4੬ ਵਰਣ | 


ਸ੍ਰੀ ਗੁਰੁ ਪੰਥ ਪ੍ਰਕਾਸ਼ 


ਪੂਰਬਾਰਧ 
ਕ੍ਰਿਤ: ਗਿਆਨੀ ਗਿਆਨ ਸਿੰਘ ਜੀ 


511 70111 1731101 11351) 


1016818011 (13111) 
0੧: 691811 €7131 21121 ]1 


ਗੁਰੂ ਸਾਹਿਬਾਨ ਦਾ ਇਤਿਹਾਸ 
ਖਾਲਸਾ ਪੰਥ ਦੀ ਮਾਤਾ ਸਾਹਿਬ ਦੇਵਾਂ ਜੀ ਨੂੰ ਸਮਰਪਿਤ 


1107001੧800 1੧0010€: 


1105 ਜਿਏ 1$ ਗ00)0 1੧ 0 0121081 (€010[7061/10611€( 05) 7011081 400 10802 ੧੯੫00੬ ੧1001 012 1੬੩੦0 07 
€011111011 05015, $6001815 3110 50015 €1282€0 111 0)ਏ 50009 07 $101 115601₹ 310 71660]91₹ ੧101 01 ੧9 07 
€010]90661/110€111€(. 11 0121(31 ਟ010]9510011 01 0005 71੬ 15 012 1101162(031 [10111 0 1121 13110021 51211 35 
1( 1$ 010[1੬੬1$ ੩੧ 1001610081 ੬00 0₹$ ।00. ਸਟ੬]% ਜਿ 12150081 05੬ 0) 3 71€150100 01090 ੧₹101001 
014121112/0220011 01 71/0303035, 10 0110 15 €1101(00 (0 056 005 71੬ 11 15 181੧੯ (00100), 0੬000 0 
10001760 ੮1108, 11 ੧੧01੬ 01 11 [&0(, ੮8 31੧ ੮010[9001/11001160/70011231011 701੮ ₹10100( 012 [101 ੧110੬) 
[100561011 0੧ 11001 1931111001 51111. 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੨ਕਰਾਂ 


ਪਿਹਿਲਾ ਬਿਸ੍ਰਾਮ) 

(ਅਕਾਲ ਪੁਰਖ ਤੇ ਚੰਡੀ ਮੰਗਲ, ਪ੍ਰਸੰਗਾਂ ਦੀ ਸੂਚੀ, ਨਵੇਂ ਤੇ ਪੁਰਾਣੇ ਪੰਥ ਪ੍ਰਕਾਸ਼ ਗੁੰਥਾਂ ਦੇ ਰਚਨ ਦੇ ਕਾਰਨ) 
(ਸਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਕਾਰਣ) 

(ਭਾਰਤ ਦੀ ਪਹਿਲੀ ਦਸ਼ਾ, ਗੁਰੂ ਜੀ ਦਾ ਅਵਤਾਰ ਧਾਰਨਾ) 

(ਸ੍ਰੀ ਗੁਰੂ ਜੀ ਦੀ ਬਾਲ-ਲੀਲ੍ਹਾ, ਸੱਪ ਨੇ ਛਾਂ ਕਰਨੀ, ਖੇਤ ਹਰਾ ਕੀਤਾ, ਪਾਂਧੇ ਨੂੰ ਉਪਦੇਸ਼, ਵੈਦ ਦਾ ਉਧਾਰ, 
ਖਰਾ ਸੌਦਾ, ਮੋਦੀਖ਼ਾਨਾ, ਸ਼ਾਦੀ, ਸੱਚਖੰਡ, ਜੰਗਲ 'ਚ ਮੰਗਲ, ਮਸੀਤ 'ਚ ਨਿਮਾਜ਼ ਪੜ੍ਹਨ ਗਏ) 
(ਪਹਿਲੀ ਉਦਾਸੀ (ਪੂਰਬ ਦੀ), ਏਮਨਾਬਾਦ ਮਲਕ ਭਾਗੋ, ਕੁਰੁਖੇਤੁਰ ਸੂਰਜ ਗੁਹਣ, ਨਾਨੂ ਪੰਡਿਤ ਨਾਲ 
ਚਰਚਾ, ਪਾਨੀਪਤ ਸ਼ੇਖ਼ ਸ਼ਰਫ਼ ਮਿਲਿਆ, ਦਿੱਲੀ ਮਜਨੂੰ ਦੇ ਟਿੱਲੇ, ਇਬਹਾਰੀਮ ਬਾਦਸ਼ਾਹ ਦੀ ਕੈਦ 'ਚੋਂ ਸਾਧੂ 
ਛੁਡਾਏ, ਕਾਂਸ਼ੀ 'ਚ ਪੰਡਿਤਾਂ ਨਾਲ ਚਰਚਾ ਤੇ ਕਬੀਰ ਆਦਿ ਭਗਤਾਂ ਨੂੰ ਮਿਲੇ) 

(ਪਹਿਲੀ ਉਦਾਸੀ, ਬਿਹਾਰ, ਬੰਗਾਲ, ਕਾਮਰੂ, ਉੜੀਸਾ ਤੇ ਬੰਧਯਾਚਲ ਦਾ ਸੈਰ, ਪਖੰਡੀ ਮੱਤਾਂ ਦਾ ਖੰਡਨ, 
ਸਾਲਸਰਾਇ ਜੌਹਰੀ, ਨੂਰ ਸ਼ਾਹ, ਦੇਵ ਲੂਤ ਤੇ ਕੌਡੇ ਆਦਿਕਾਂ ਦਾ ਉਧਾਰ) 

(ਦੂਜੀ ਉਦਾਸੀ ਸ਼ੁਰੂ, ਦੱਖਣ ਦੇਸ਼ ਦਾ ਸੈਰ, ਪਖੰਡੀ ਮਤਾਂ ਦਾ ਖੰਡਨ) 

(ਦੱਖਣੀ ਭਾਰਤ ਤੇ ਲੈਕਾ ਦੀ ਸੈਰ, ਪਖੰਡੀ ਮਤ ਖੰਡਨ, ਦੂਜੀ ਉਦਾਸੀ ਸਮਾਪਤਿ) 

(ਤੀਜੀ ਉਦਾਸੀ- ਉੱਤਰ ਦਿਸ਼ਾ ਦਾ ਪ੍ਰਸੰਗ) 

(ਤੀਜੀ ਉਦਾਸੀ: ਸੁਮੇਰ ਪਰਬਤ, ਦੇਵ ਪੁਰੀਆਂ, ਸੁਰਗ, ਸਚਖੰਡ ਅਕਾਲ ਪੁਰਖ ਨਾਲ ਮੇਲ) 

(ਚੌਥੀ ਉਦਾਸੀ: ਤੁਰਕ ਦੇਸਾਂ ਦੀ ਸੈਰ, ਜੋਤੀ ਜੋਤਿ ਸਮਾਉਣਾ) 

(ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕਥਾ ਅਰੰਭ) 

(ਗੁਰਤਾ ਗੱਦੀ ਤੋਂ ਜੋਤੀ ਜੋਤ ਸਮਾਉਣ ਤੱਕ ਦੀ ਕਥਾ) 

(ਸ੍ਰੀ ਗੁਰੂ ਅਮਰਦਾਸ ਜੀ ਦੀ ਕਥਾ) 

(ਸ੍ਰੀ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤ ਸਮਾਉਣਾ) 

(ਸ੍ਰੀ ਗੁਰੂ ਰਾਮਦਾਸ ਜੀ ਦੀ ਕਥਾ) 


(ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਥਾ ਅਰੰਭ) 





<<. 
<<. 
੨੪. 
ਵਪ. 
੨੬. 
੨੭. 


੨੮. 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 3 


(ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਥਾ- ਜਾਰੀ] 

(ਪ੍ਰਿਥੀ ਚੰਦ ਅਤੇ ਚੰਦੂ ਦਾ ਵਿਰੋਧ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਵਣਾ) 

(ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ, ਬਾਲ ਲੀਲਾ, ਗੁਰਤਾ ਗੱਦੀ, ਪਾਤਸ਼ਾਹ ਨੂੰ ਮਿਲਣਾ ਤੇ ਕਿਲ੍ਹੇ 
ਗੁਆਲੀਅਰ ਜਾਣਾ) 

(ਬੰਦੀਛੋੜ ਸਤਿਗੁਰਾਂ ਨੇ ਬਵੰਜਾ ਕੈਦੀਰਾਜੇ ਛੁਡਾਉਣੇ ਤੇ ਚੰਦੂ ਨੂੰ ਮਾਰਨਾ) 

(ਕਸ਼ਮੀਰ ਦੀ ਸੈਰ, ਹਰਿਗੋਬਿੰਦ ਪੁਰ ਵਸਾਉਣਾ, ਕੌਲਾਂ ਦਾ ਪ੍ਰਸੰਗ) 

(ਕਿਲ੍ਹਾ ਲੋਹਗੜ੍ਹ (ਅੰਮ੍ਰਿਤਸਰ) ਅਤੇ ਹਰਿਗੋਬਿੰਦ ਪੁਰ ਦੇ ਜੰਗ) 

(ਬਾਬਾ ਅਟੱਲਰਾਇ, ਭਾਈ ਗੁਰਦਾਸ ਤੇ ਡਰੋਲੀ ਦੀ ਕਥਾ ਅਤੇ ਮਾਲਵੇ ਦਾ ਜੰਗ) 

(ਬਿਧੀ ਚੰਦ ਦੀ ਕਥਾ, ਸੀ ਕਰਤਾਰ ਪੁਰ ਅਤੇ ਫਗਵਾੜੇ ਦੇ ਜੰਗ) 

(ਬਾਬਾ ਗੁਰਦਿੱਤਾ ਜੀ ਦਾ ਪ੍ਰਸੰਗ ਤੇ ਰੋਪੜ ਦਾ ਜੰਗ) 

(ਸ਼ੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਿਆਈ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤਿ 


ਸਮਾਉਣਾ) 


੨੯. 
੩੦. 
੨੧. 


੨੨. 


(ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਕਥਾ- ਆਰੰਭ) 

(ਦਾਰਾ ਸ਼ਕੋਹ ਤੇ ਰਾਮਰਾਇ ਜੀ ਦਾ ਪ੍ਰਸੰਗ) 

(ਸਰੀ ਕਰਤਾਰ ਪੁਰ ਸਾਹਿਬ ਜਾਣਾ, ਮਾਲਵੇ ਦੇਸ਼ ਵਿੱਚ ਰਹਿਣਾ ਤੇ ਫਿਰ ਕੀਰਤ ਪੁਰ ਪਹੁੰਚਣਾ) 

(ਸਹੀ ਕਰਤਾਰ ਪੁਰ ਜਾਣਾ, ਗੌਰੇ ਨੂੰ ਬਖ਼ਸ਼ਣਾ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣਾ ਅਤੇ 
ਸੂਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੰਪੂਰਨ ਕਥਾ) 

(ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕਥਾ-ਆਰੰਭ) 

(ਸਰੀ ਅਨੰਦ ਪੁਰ ਸ਼ਹਿਰ ਵਸਾਉਣਾ, ਤੀਰਥ ਉਧਾਰ ਲਈ ਜਾਣਾ, ਸ੍ਰੀ ਪਟਣੇ ਸਾਹਿਬ ਪਹੁੰਚਣਾ) 

(ਸਹੀ ਪਟਨੇ ਸਾਹਿਬ ਤੋ ਢਾਕੇ ਸ਼ਹਿਰ ਪਹੁੰਚਣਾ) 

(ਕਾਮਰੂਪ ਤੇ ਆਸਾਮ ਦੇਸ ਦਾ ਉਧਾਰ) 

(ਬੰਗਾਲ ਤੇ ਉੜੀਸਾ ਦੀਆਂ ਸੰਗਤਾਂ ਦਾ ਉਧਾਰ, ਸ੍ਰੀ ਪਟਣੇ ਸਾਹਿਬ ਵਾਪਸ ਆਉਣਾ, ਸਾਹਿਬਜ਼ਾਦੇ ਦੇ 
ਅਵਤਾਰ ਦੀ ਖ਼ੁਸ਼ੀ ਵਿੱਚ ਉਤਸ਼ਵ, ਫਿਰ ਵਾਪਸ ਅਨੰਦ ਪੁਰ ਪਹੁੰਚਣਾ) 





4 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਸੀ ਕਲਗੀਧਰ ਜੀ ਦਾ ਸ਼ੁਭ ਵਿਵਾਹ) 

(ਹਿੰਦੂ ਧਰਮ ਦੀਰਖਿਆ ਲਈ ਦਿੱਲੀ ਨੂੰ ਜਾਂਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਗਰੇ ਪਹੁੰਚਣਾ) 
(ਦਿੱਲੀ ਔਰੰਗਜ਼ੇਬ ਨਾਲ ਚਰਚਾ ਤੇ ਤਿੰਨਾਂ ਸਿੱਖਾਂ ਦਾ ਸ਼ਹੀਦ ਹੋਣਾ) 

(ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ) 

(ਸੀ ਕਲਗੀਧਰ ਜੀ ਦੇ ਪਹਿਲੇ ਜਨਮ ਦੀ ਕਥਾ) 

[ਕਲਗੀਧਰ ਜੀ ਦੀ ਜਨਮ ਕਥਾ) 

(ਬਾਲ ਲੀਲ੍ਹਾ, ਪਟਨੇ ਸਾਹਿਬ ਤੋਂ ਅਨੰਦਪੁਰ ਨੂੰ) 

(ਕਾਂਸ਼ੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੱਚਣਾ) 

(ਬਾਲ ਲੀਲ੍ਹਾ, ਗੁਰਤਾ-ਗੱਦੀ ਤੇ ਸ਼ਸਤੂ ਅਭਿਆਸ) 

(ਗੁਲਾਬਰਾਇ ਨੂੰ ਵਰ, ਰਿੱਛ ਦੀ ਕਲਿਆਣ, ਕਾਬਲੋਂ ਤੰਬੂ ਆਉਣਾ, ਗੁਰਾਂ ਦਾ ਦੂਜਾ ਵਿਆਹ) 

(ਆਸਾਮ ਦੇ ਰਾਜੇ ਰਤਨਰਾਇ ਦਾ ਆਉਣਾ ਤੇ ਗੁਰੂ ਜੀ ਨੇ ਰਣਜੀਤ ਨਗਾਰਾ ਬਣਵਾਇਆ) 

(ਰਣਜੀਤ ਨਗਾਰਾ ਸੁਣ ਕੇ ਪਹਿਲਾਂ ਵਜ਼ੀਰ ਫਿਰ ਭੀਮ ਚੰਦ ਤੇ ਬਾਦ ਵਿਚ ਚਤੁਰ ਵਕੀਲ ਚੀਜ਼ਾਂ ਮੰਗਣ 
ਆਇਆ) 

(ਭੀਮ ਚੰਦ ਦੇ ਵਕੀਲ ਦਾ ਹਾਥੀ ਲੈਣ ਆਉਣਾ) 

(ਗੁਰੂ ਜੀ ਨੇ ਪਾਂਵਟਾ ਨਗਰ ਵਸਾਉਣਾ) 

(ਪਠਾਣ ਨੌਕਰ ਰੱਖਣੇ, ਰਾਮਰਾਇ ਦਾ ਮਿਲਣਾ, ਕਪਾਲ ਮੋਚਨ ਜਾਣਾ, ਸਿੱਖਾਂ ਨੂੰ ਪੜ੍ਹਾਉਣਾ, ਸੂਰਮੇ ਭਰਤੀ 
ਕਰਨੇ) 

(ਰਾਮਰਾਇ ਦਾ ਦੇਹਾਂਤ, ਗੁਰੂ ਜੀ ਦਾ ਡੇਹਰਾ ਦੂਨ ਜਾਣਾ, ਮਸੰਦਾਂ ਨੂੰ ਸਜ਼ਾਵਾਂ) 

(ਰਾਜੇ ਫ਼ਤੇ ਸ਼ਾਹ ਦੀ ਲੜਕੀ ਦੇ ਵਿਆਹ ਸਮੇਂ ਤੰਬੋਲ ਤੇ ਭੀਮ ਚੰਦ ਨਾਲ ਝਗੜਾ, ਪਠਾਣਾਂ ਦੀ ਨਿਮਕ 
ਹਰਾਮੀ, ਗੁਰੂ ਜੀ ਵੱਲੋਂ ਜੰਗ ਦੀ ਤਿਆਰੀ) 

(ਜੰਗ ਭੰਗਾਣੀ, ਬੇਈਮਾਨ ਪਠਾਣ ਪਹਾੜੀਆਂ ਨਾਲ ਜਾ ਮਿਲੇ) 

ਸ੍ਰੀ ਪਾਂਵਟੇ ਸਾਹਿਬ ਤੋਂ ਸ੍ਰੀ ਅਨੰਦ ਪੁਰ ਸਾਹਿਬ) 

(ਭੀਮ ਚੰਦ ਨਾਲ ਮੇਲ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ) 





ਸੀ ਗੁਰੁ ਪੰਥ ਪੁਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 5 
(ਠੱਗਾਂ ਨੂੰ ਪਕੜਨਾ, ਨਦੌਣ ਦਾ ਜੰਗ) 
(ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਅਤੇ ਜੰਗ ਗੁਲੇਰ) 
(ਦੁਰਗਾ ਪ੍ਰਗਟ ਕਰਨੀ) 
(ਸਿੱਖੀ ਪਰਖਣੀ ਅਤੇ ਖਾਲਸਾ ਪੰਥ ਸਾਜਣਾ) 
(ਕਪਤਾਨ ਮਰੇ ਦੇ ਪੂਸ਼ਨਾਂ ਦਾ ਉੱਤ੍ਰ, ਮਸੰਦਾਂ ਦੀ ਨਕਲ ਵੇਖ ਕੇ ਉਨ੍ਹਾਂ ਨੂੰ ਦੰਡ ਦੇਣਾ, ਪੰਥ ਦੀ ਬ੍ਰਿਧੀ) 
(ਗੁਰੂ ਜੀ ਦੇ ਪਹਾੜੀਆਂ ਤੇ ਤੁਰਕਾਂ ਨਾਲ ਜੰਗ) 
(ਪਹਾੜੀਰਾਜਿਆਂ ਦੀ ਔਰੰਗੇ ਪਾਸ ਫ਼ਰਿਆਦ, ਜੰਗ ਤੇ ਅਨੰਦ ਪੁਰਿ ਛੱਡਣਾ) 
(ਚਮਕੌਰ ਦਾ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਛੀਵਾੜੇ ਪਹੁੰਚਣਾ) 
(ਮਾਛੀਵਾੜੇ ਤੋਂ ਚੱਲ ਕੇ ਦੀਨੇ ਨਗਰ ਪਹੁੰਚਣਾ) 
(ਔਰੰਗੇ ਪਾਸ ਜ਼ਫਰ ਨਾਮਾ ਭੇਜਣਾ ਤੇ ਮੁਕਤਿ ਸਰ ਜੰਗ] 
(ਸੀ ਦਮਦਮੇ ਸਾਹਿਬ ਪਹੁੰਚਣਾ, ਡੱਲੇ ਦਾ ਮਿਲਾਪ, ਬਠਿੰਡਿਓਂ ਦੇਉ ਕੱਢਣਾ, ਸਿੰਘ ਸਜਾਉਣੇ, ਮਹਿਲਾਂ ਦਾ 
ਆਉਣਾ ਤੇ ਦੱਖਣ ਪ੍ਰਸੰਗ) 


(ਔਰੰਗੇ ਦੀ ਮੌਤ, ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਪਾਤਸ਼ਾਹੀ ਦਿਵਾਉਣੀ) 
(ਗੋਦਾਵਰੀ ਦੇ ਕੰਢੇ 'ਤੇ ਨਦੇੜ ਸ਼ਹਿਰ ਪਾਸ ਉਤਾਰਾ, ਬੰਦੇ ਨੂੰ ਸਿੱਖ ਬਣਾ ਕੇ ਪੰਜਾਬ ਦੀ ਤਰਫ ਭੇਜਣਾ) 
(ਦਸਮ ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ, ਅਬਚਲ ਨਗਰ ਦੀ ਕਥਾ) 





6 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


0) ਵਣ ਤਵ ਣਾ 0) 


ਅਥ ਸ਼੍ਰੀ ਗੁਰੁ ਪੰਥ ਪ੍ਰਕਾਸ਼ ਗੰਥ ਲਿਖਯਤੇ। 


ਅਥ=ਪ੍ਰਾਚੀਨ ਰਿਖੀਆਂ ਦਾ ਮੰਨਿਆ ਹੋਇਆ ਮੰਗਲ ਪੁਗਟ ਕਰਨ ਵਾਲਾ ਸ਼ਬਦ, ਜਿਸ ਨੂੰ ਹਰ ਕਵੀ ਆਪਣੇ ਗ੍ਰੰਥ ਦੇ ਨਾਮ ਦੇ 
ਆਦਿ ਵਿੱਚ ਲਿਖਦਾ ਹੈ। ਇਸ ਦੇ ਅਰਥ ਹਨ ਅਬ, ਹੁਣ। (ਅ) ਇਸ ਪਿੱਛੋਂ, ਉਪ੍ਰਾਂਤ ਆਦਿ। ਗ੍ਰੰਥ=ਪੋਥੀ, ਪੁਸਤਕ, 
ਕਿਤਾਬ। ਲਿਖਯਤੇ=ਲਿਖਦੇ ਹਾਂ। 
ਹੁਣ 'ਸੀ ਗੁਰੁ ਪੰਥ ਪੁਕਾਸ਼' ਗੁੰਥ ਲਿਖਦੇ ਹਾਂ ਭਾਵ ਅਰੰਭ ਕਰਦੇ ਹਾਂ। 
੧. (ਪਹਿਲਾ ਬਿਸ੍ਹਾਮ) 
ਬਿਸ੍ਰਾਮ=ਠਹਿਰਾਉ, ਠਹਿਰਨ ਦੀ ਜਗ੍ਹਾ, ਟਿਕਾਉ, ਰਿਹਾਇਸ਼, ਭਾਵ, ਅਧਯਾਯ, ਪੁਸਤਕ ਦਾ ਹਿੱਸਾ, ਪੋਥੀ ਦਾ ਭਾਗ। 
ਪਹਿਲਾ ਧਿਆ। 
ਮੰਗਲਾ ਚਰਨ 

ਇਸ ਪਹਿਲੇ ਬਿਸਰਾਮ ਵਿੱਚ ਕਵੀ ਜੀ ਨੇ ਆਪਣੇ ਇਸ਼ਟ ਦੇਵਾਂ ਦੇ ਮੰਗਲਾਂ ਅਤੇ ਗ੍ਰੰਥਰਚਣ ਦੇ ਕਾਰਨ ਦਾ ਜ਼ਿਕਰ 
ਕੀਤਾ ਹੈ ਇਸ ਲਈ ਉਹਨਾਂ ਨੇ ਇਸ ਦੇ ਅੰਤ ਵਿੱਚ ਇਸ ਦਾ ਨਾਮ 'ਮੰਗਲ, ਗੰਥ ਕਾਰਨ ਬਰਨਨੰ ਨਾਮ ਪ੍ਰਿਥਮੋ ਬਿਸ੍ਰਾਮ' 
ਲਿਖਿਆ ਹੈ। ਵਿਦਵਾਨਾਂ ਨੇ ਮੰਗਲਾ ਚਰਨ ਦੇ ਤਿੰਨ ਭੇਦ ਮੰਨੇ ਹਨ: 
੧. ਵਸਤੂ ਨਿਰਦੇਸ਼ਾਤਮਕ- ਗੁੰਥ ਵਿੱਚ ਜਿਸ ਵਿਅਕਤੀ ਜਾਂ ਵਸਤੂ ਦਾ ਵਰਣਨ ਕਰਨਾ ਹੈ ਉਸੇ ਦੀ ਹੀ ਗੁਣ, ਮਹਿਮਾ, ਲੱਛਣ 
ਆਦਿ ਦੇ ਬੋਧ ਕਰਾਉਣ ਵਾਲਾ ਮੰਗਲ, ਜਿਵੇਂ ਇਸੇ ਬਿਸਰਾਮ ਦਾ ਛੰਦ ਨੰ: ੫। 
੨. ਅਸ਼ੀਰਵਾਦਾਤਮਕ- ਜਿਸਰਾਹੀਂ ਆਪਣੀ ਕਲਿਆਣ ਦੀ ਕਾਮਨਾ ਕੀਤੀ ਜਾਵੇ ਜਾਂ ਅਸੀਸ ਦੀ ਯਾਚਨਾ ਦਾ ਭਾਵ ਹੋਵੇ, ਜਿਵੇਂ 
ਇਸੇ ਬਿਸ੍ਹਾਮ ਦਾ ਛੰਦ ਨੰ: ੨। 
੩. ਨਮਸਕਾਰਾਤਮਕ- ਜਿਸ ਵਿੱਚ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕੀਤੀ ਜਾਵੇ, ਜਿਵੇਂ ਇਸੇ ਬਿਸ੍ਰਾਮ ਦੇ ਛੰਦ ਨੰ: ੧, ਦ, 
੯। ਪ੍ਰਾਚੀਨ ਸਮੇਂ ਤੋਂ ਕਵੀ ਆਪਣੇ ਕਾਵਿ-ਗ੍ਰੰਥਾਂ ਵਿੱਚ ਮੰਗਲਾ ਚਰਨ ਕਰਦੇ ਚਲੇ ਆਰਹੇ ਹਨ। ਮੰਗਲ ਸ਼ਬਦ ਦੇ ਅਰਥ ਹਨ- 
ਅਨੰਦ, ਖ਼ੁਸ਼ੀ, ਉਤਸ਼ਵ, ਖ਼ੁਸ਼-ਨਸੀਬੀ ਅਤੇ ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ਼ਟ-ਦੇਵਤਾ ਦਾ ਨਿਰਵਿਘਨ ਸਮਾਪਤੀ ਲਈ 
ਕੀਤਾ ਅਰਾਧਨ। ਕਵੀ ਜਾਂ ਲੇਖਕ ਦੀ ਦਿਲੀ-ਕਾਮਨਾ ਇਹ ਹੁੰਦੀ ਹੈ ਕਿ ਮੇਰਾ ਗ੍ਰੰਥ ਨਿਰਵਿਘਨ ਤੇ ਸੁਖ-ਪੂਰਬਕ ਸਮਾਪਤ 
ਹੋਵੇ, ਗ੍ਰੰਥ ਦੇ ਲਿਖਣ ਸਮੇਂ ਕਰਨ ਯੋਗ ਮਿਹਨਤ ਦੇ ਰਸਤੇ ਵਿੱਚ ਵਾਪਰਨ ਵਾਲੀਆਂ ਮੁਸ਼ਕਲਾਂ ਤੋਂ ਘਬਰਾ ਕੇ ਕਿਤੇ ਮਨ 
ਢਹਿੰਦੀਆਂ ਕਲਾਂ ਤੇ ਨਿਰਾਸ਼ਾ 'ਚ ਨ ਚਲਿਆ ਜਾਵੇ ਸਗੋਂ ਦ੍ਰਿੜ੍ਹਤਾ, ਭਰੋਸੇ ਤੇ ਹਿੰਮਤ ਦੇ ਬਲ ਨਾਲ ਹਮੇਸ਼ਾਂ ਚੜ੍ਹਦੀਆਂ ਕਲਾਂ 
ਵਿੱਚ ਰਹੇ। ਇਨ੍ਹਾਂ ਮਨੋਰਥਾਂ ਦੀ ਪੂਰਤੀ ਲਈ ਉਹ ਅਣ-ਦਿਸਦੇ ਮੰਡਲਾਂ ਤੋਂ ਮਦਦ ਦੀ ਯਾਚਨਾ ਕਰਦਾ ਹੈ, ਜਾਨ ਰਤ ਦੇ 
ਰੂਪ ਵਿੱਚ ਅੰਦਰੋਂ ਫੁੱਟ ਫੁੱਟ ਕੇ ਨਿਕਲਦੀ ਹੈ। ਮੰਗਲਾ ਚਰਨ ਤੋਂ ਗੁੰਥਕਾਰ ਦੀ ਆਸਤਕਤਾ ਤੇ ਇਸ਼ਟਾ- ਪਤੀ ਦਾ ਪਤਾ ਲੱਗ 
ਜਾਂਦਾ ਹੈ। ਕਵੀ ਜੀ ਅੱਗੋਂ ਇਕ ਮੰਗਲ ਨਹੀਂ ਸਗੋਂ ਮੰਗਲਾਂ ਦੀ ਲੜੀ ਅਰੰਭ ਕਰਨ ਲੱਗੇ ਹਨ। ਇਹ ਮੰਗਲ ੧੮ ਹਨ। ਤਿੰਨ ਤੇ 
ਚਾਰ ਨੰ: ਛੰਦ ਇਸ਼ਟ ਮੰਗਲ ਨਹੀਂ ਸਿਰਫ਼ 'ਕਵਿ-ਸੰਕੇਤਕ ਮਰਯਾਦਾ' ਦੇ ਮੰਗਲ ਹੀ ਸਮਝਣੇ ਚਾਹੀਦੇ ਹਨ। 

੧. ਇਸ਼ਟ-ਦੇਵਾਂ ਦਾ ਸਾਂਝਾ ਮੰਗਲ। 

ਦੋਹਰਾ: 
ਏਕ ਹਰੀ ਦਸ ਰੂਪ ਗੁਰੁ, ਗੁੰਥ ਪੰਥ ਕੋ ਬੰਦ। 
ਗੁੰਥ ਪੰਥ ਪੁਕਾਸ਼ ਯਹਿ, ਅਬ ਬਰਨੋਂ ਸੁਖ ਕੰਦ ॥੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਰੱ, 


ਪਦਅਰਥ: 
ਏਕ=ਇਕ, ਜਿਸ ਵਰਗਾ ਹੋਰ ਕੋਈ ਦੂਜਾ ਨਹੀਂ, ਅਦੁੱਤੀ, ਲਾਸਾਨੀ, ਲਾ-ਸ਼ਰੀਕ। ਹਰੀ=ਹਰ ਇਕ ਵਿੱਚ ਵੱਸਣ ਵਾਲਾ। 
(ਅ) ਪਾਪ ਨਾਸ਼ਕ। (ਏ) ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ। (ਸ) ਭਾਵ ਅਕਾਲ ਪੁਰਖ। ਦਸ ਰੂਪ ਗੁਰ=ਸਤਿਗੁਰਾਂ ਦੇ 
ਦਸਰੂਪ ਭਾਵ ਦਸ ਗੁਰੂ ਸਾਹਿਬਾਨ। “ਗੁਰੁ ਗ੍ਰੰਥ=ਸ੍ਰੀ ਗੁਰੂ ਗੁੰਥ ਸਾਹਿਬ। “ਗੁਰੁ' ਸ਼ਬਦ ਨੂੰ ਦੇਹੁਰੀ ਦੀਪਕ ਤੇ ਸੁਲੇਖ ਮੰਨ ਕੇ 
ਅਰਥ ਕਰਨ ਲਈ ਦੋਹੀਂ ਪਾਸੀਂ ਵਰਤਿਆ ਜਾ ਸਕਦਾ ਹੈ; ਜਿਵੇਂ ਕਿ- 'ਦਸ ਰੂਪ ਗੁਰੁ' ਅਤੇ ਗੁਰੁ ਗ੍ਰੰਥਾਂ ਪੰਥ=ਤੀਜਾ ਪੰਥ, 
ਖ਼ਾਲਸਾ ਪੰਥ। ਬੰਦ=ਨਮਸਕਾਰ ਕਰਕੇ। ਬਰਨੋਂ=ਕਥਨ ਕਰਦਾ ਹਾਂ ਭਾਵ ਲਿਖਦਾ ਹਾਂ। ਸੁਖ ਕੰਦ=ਸੁਖਾਂ ਦਾ ਬੱਦਲ, ਸੁਖਾਂ ਦਾ 
ਫਲਰੁਪ। 


ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗੁੰਥ ਸਾਹਿਬ ਅਤੇ ਖਾਲਸਾ ਪੰਥ ਨੂੰ ਨਮਸਕਾਰ ਕਰਕੇ। 
ਇਹ ਸੁਖਾਂ ਦਾ ਫਲਰੂਪ 'ਸ੍ਰੀ ਗੁਰੁ ਪੰਥ ਪ੍ਰਕਾਸ਼' ਗੁੰਥ ਕਥਨ ਕਰਦਾ ਹਾਂ ਭਾਵ ਲਿਖਦਾ ਹਾਂ। 
ਕਵੀ ਜੀ ਆਪਣੇ ਵੱਲੋਂ ਰਚੇ ਜਾਣ ਵਾਲੇ ਗੁੰਥ 'ਸੀ ਗੁਰੁ ਪੰਥ ਪੁਕਾਸ਼' ਦੇ ਅਰੰਭ ਦੇ ਦੋਹਿਰੇ ਦੀ ਪਹਿਲੀ ਤੁਕ ਵਿੱਚ 
ਆਪਣੇ ਇਸ਼ਟ-ਦੇਵਾਂ ਬਾਰੇ ਪਤਾ ਦੇਂਦੇ ਹਨ। ਉਹ ਗੁਰਮਤਿ ਦੇ ਇਸ ਸਿਧਾਂਤ ਦੇ ਅਟੱਲ ਵਿਸ਼ਵਾਸ਼ੀ ਹਨ ਕਿ 
ਵਾਹਿਗੁਰੂ ਇਕ ਹੈ ਤੇ ਉਸੇ ਨੇ ਹੀ ਸੰਸਾਰ ਦੀ ਕਲਿਆਣ ਹਿਤ ਗੁਰੂ ਨਾਨਕ ਰੂਪ ਹੋ ਕੇ ਦਸ ਜਾਮੇ ਧਾਰੇ ਹਨ, ਦਸਮੇ 
ਜਾਮੇ ਸਮੇਂ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹ ਸ੍ਰੀ ਗੁਰੂ ਗੁੰਥ ਸਾਹਿਬ ਜੀ ਨੂੰ 'ਪ੍ਰਗਟ ਗੁਰਾਂ ਕੀ ਦੇਹ' ਦਾ ਖ਼ਿਤਾਬ ਦੇ 
ਗਏ ਹਨ ਤੇ 'ਗੁਰੂ ਮਾਨੀਓ ਗ੍ੂੰਥ' ਆਖ ਕੇ ਆਪਣੇ ਹੱਥੀਂ ਗੁਰਤਾ ਗੱਦੀ 'ਤੇ ਬਿਰਾਜਮਾਨ ਕਰ ਗਏ ਹਨ ਅਤੇ ਖ਼ਾਲਸਾ 
ਪੰਥ ਨੂੰ ਸੂੀ ਗੁਰੂ ਗੁੰਥ ਸਾਹਿਬ ਜੀ ਦੇ ਲੜ ਲਾ ਗਏ ਹਨ। ਹਜ਼ੂਰ ਨੇ ਖ਼ਾਲਸੇ ਨੂੰ ਆਪਣਾਰੂਪ ਦਿੱਤਾ ਸੀ ਤੇ ਫ਼ੁਰਮਾਇਆ 
ਸੀ 'ਖ਼ਾਲਸਾ ਮੇਰੋਰੂਪ ਹੈ ਖ਼ਾਸ'। ਇਉਂ ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਸਿੱਖਿਆ ਤੇ ਤਾਬੇਦਾਰੀ ਵਿੱਚ ਚਲਦਾ ਹੋਇਆ 
ਪੰਥ ਵੀ ਗੁਰੂ ਦੇ ਸ਼ਰੀਰ ਦੀ ਪ੍ਰਤੀਨਿਧਤਾ ਕਰਦਾ ਹੈ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਾਂ ਦੀ ਆਤਮਾ ਤੇ ਜੋਤ ਦੇ 
ਪ੍ਰਤੀਨਿਧ ਹਨ। ਜੇ ਖ਼ਾਲਸਾ ਪੰਥ ਗੁਰਾਂ ਦਾ ਸ਼ਰੀਰ ਹੈ ਤਾਂ ਸ੍ਰੀ ਗੁਰੂ ਗੁੰਥ ਸਾਹਿਬ ਗੁਰਾਂ ਦੀ ਆਤਮਾ ਹਨ। ਕਵੀ ਜੀ 
ਕੇਵਲ ਸਿੱਖ ਧਰਮ ਦੇ ਸ਼ਰਧਾਲੂ ਜਾਂ ਮੰਨਣ ਵਾਲੇ ਹੀ ਨਹੀਂ ਸਗੋਂ ਸਿੱਖ ਧਰਮ ਦੇ ਡੂੰਘੇ ਸਿਧਾਂਤਾਂ ਦੇ ਵਾਕਫ਼, ਧਾਰਨੀ ਤੇ 
ਮੁਖਯ ਪ੍ਰਚਾਰਕ ਵੀ ਸਨ। ਸਿੱਖ ਧਰਮ ਨੂੰ ਵਿਸ਼ਵ ਧਰਮ ਦੇਰੂਪ ਵਿੱਚ ਤੱਕਣ ਦੇ ਚਾਹਵਾਨਾਂ ਵਿੱਚੋਂ ਆਪ ਸਭ ਤੋਂ ਅੱਗੇ 
ਸਨ। ਇਸ ਦੋਹਿਰੇ ਤੋਂ ਉਹ ਆਪਣੇ ਮੰਗਲਾਂ ਦਾ ਅਰੰਭ ਕਰਦੇ ਹਨ। ਇਕ ਤਰ੍ਹਾਂ ਨਾਲ ਇਹ ਉਹਨਾਂ ਦੇ ਮੰਗਲਾਂ ਦੀ 
ਸਿਲਸਲੇਵਾਰ ਸੂਚੀ ਹੈ। ਦੂਜੀ ਤੁਕ ਵਿੱਚ ਆਪਣੇ ਵੱਲੋਂਰਚਿਤ ਗੁੰਥ ਪੰਥ ਪੁਕਾਸ਼ ਨੂੰ ਸੁਖਾਂ ਦਾ ਸੋਮਾ ਕਹਿੰਦੇ ਹਨ। 
ਗੁਰਮਤਿ ਅਨੁਸਾਰ ਸੱਚੇ ਤੇ ਸਦੀਵੀ ਸੁਖ ਦੀ ਪ੍ਰਾਪਤੀ ਦੇ ਦੋ ਹੀ ਸਾਧਨ ਹਨ: ਇਕ ਪਰਮੇਸ਼ੁਰ ਤੇ ਗੁਰੂ ਦੇ ਗੁਣ ਗਾਉਣੇ, 
'ਸਰਬ ਸੁਖਾ ਹਰਿ ਹਰਿ ਗੁਣ ਗਾਏ' ਤੇ ਦੂਜਾ ਧਰਮ ਯੁੱਧ ਵਿੱਚ ਜੂਝ ਕੇ ਸ਼ਹੀਦ ਹੋਣਾ, ਇਸ ਦੀ ਯਾਚਨਾ ਵੀ ਕਲਗੀਧਰ 
ਜੀ ਆਪ ਕਰਦੇ ਹਨ: "ਜਬ ਆਵ ਕੀ ਅਉਧ ਨਿਦਾਨ ਬਨੇ ਅਤਿ ਹੀਰਣ ਮੈ ਤਬ ਜੂਝ ਮਰੋਂ।" ਇਸ ਗ੍ਰੰਥ ਵਿੱਚ 
ਵਾਹਿਗੁਰੂ ਤੇ ਦਸਾਂ ਗੁਰਾਂ ਦੇ ਜਸ ਦਾ ਵਰਣਨ ਤੇ ਧਰਮੀ ਯੋਧੇ ਸਿੰਘਾਂ ਦੇ ਸਾਕੇ ਤੇ ਸ਼ਹੀਦੀਆਂ ਦਾ ਵਰਣਨ ਹੈ ਜਿਸ ਤੋਂ 
ਨਿਸ਼ਚੇ ਹੀ ਇਹ ਗ੍ਰੰਥ ਸੁਖਾਂ ਦਾ ਸੋਮਾ ਸਾਬਤ ਹੋਵੇਗਾ। 

੨. ਗੁਰਮੰਤ੍ਰ, ਵਾਹਿਗੁਰੂ ਨਾਮੁ ਦਾ ਮੰਗਲ। 


ਸ੍ਰੈਯਾ: 

ਵਾਹਿਗੁਰੂ ਵਰ ਮੰਤ੍ਰਰਾਜ, ਉਚਾਰਣ ਤੈ ਅਘ ਓਘ ਨਸੈ ਹੈਂ। 

ਦਾਸਨ ਕੀ ਭਵ ਪਾਸ ਬਿਨਾਸਕ, ਯਾ ਸਮ ਔਰ ਨ ਕੋ ਕਲਿ ਮੈ ਹੈ। 

ਚਾਰ ਪਦਾਰਥ ਐ ਪਰਮਾਰਥ, ਸ੍ਰਾਰਥ ਸਿੱਧ ਸਭੀ ਕਰਿ ਦੈ ਹੈ। 

ਗਯਾਨ ਹਰੀ ਇਸ ਨਾਮ ਕੀ ਸਾਮ, ਧਰੀ ਮੁਦ ਮੰਗਲ ਦਾ ਲਖ ਕੈ ਹੈ ॥੨॥ 


ਪਦਅਰਥ: ਵਰ=ਸੇਂਸ਼ਟ, ਉੱਤਮ। ਮੰਤੁਰਾਜ=ਮੰਤ੍ਹਾਂ ਦਾ ਰਾਜਾ, ਸ਼੍ਰੋਮਣੀ ਮੰਤੁ । ਉਚਾਰਣ ਤੈ=ਸਿਮਰਨ ਕਰਨ ਨਾਲ। 
ਅਘ=ਪਾਪ। ਓਘ=ਸਮੂੰਹ। ਸਾਰੇ ਨਸੈ ਹੈਂ=ਨੱਸ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਭਵ=ਜੰਮਣ ਮਰਨਰੂਪ, (ਅ) ਸੰਸਾਰਰੂਪ। 





ਨੈ ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਸ=ਫਾਹੀ। ਬਿਨਾਸਕ=ਨਾਸ ਕਰਨ ਵਾਲਾ, ਕੱਟਣ ਵਾਲਾ। ਯਾ ਸਮ=ਇਸ ਵਾਹਿਗੁਰੂ ਮੰਤੁ ਵਰਗਾ। ਔਰ=ਹੋਰ। ਕੋ=ਕੋਈ 
ਵੀ। ਕਲਿ ਮੈ=ਕਲਜੁਗ ਦੇ ਸਮੇਂ ਵਿੱਚ! ਚਾਰ ਪਦਾਰਥ=ਧਰਮ, ਅਰਥ, ਕਾਮ ਤੇ ਮੋਖ। ਔ=ਅਤੇ। ਪਰਮਾਰਥ=ਉੱਤਮ 
ਪਦਾਰਥ, ਮੁਖਯ ਪ੍ਰਯੋਜਨ। ਆਤਮ ਵਿਦਿਆ, ਕੈਵਲ ਮੁਕਤੀ। ਸ੍ਰਾਰਥ=ਆਪਣਾ ਪ੍ਰਯੋਜਨ, ਦੁਨਿਆਵੀ ਇੱਛਾ, ਆਪਣੀ 
ਗ਼ਰਜ਼। ਸਿੱਧ ਸਭੈ ਕਰਿ ਦੈ ਹੈ=ਸਾਰਿਆਂ (ਪਦਾਰਥਾਂ) ਨੂੰ ਪ੍ਰਾਪਤ ਕਰਾ ਦੇਂਦਾ ਹੈ ਭਾਵ ਦੇ ਦੇਂਦਾ ਹੈ। ਗਕਾਨ ਹਰੀ=ਗਿਆਨ 
ਸਿੰਘ (ਕਵੀ)। ਸਾਮ=ਸ਼ਰਨ। 

ਧਰੀ=ਧਾਰਨਾ ਕੀਤੀ, ਗ੍ਰਹਿਣ ਕੀਤੀ ਭਾਵ ਲਈ ਹੈ। ਮੁਦ ਮੰਗਲ ਦਾ=ਅਨੰਦ ਤੇ ਖ਼ੁਸ਼ੀ ਦੇਣ ਵਾਲਾ। ਲਖ ਕੈ=ਜਾਣ ਕੇ। 


(ਦੁਨੀਆਂ ਦੇ ਹੋਰ ਮੰਤ੍ਰਾਂ ਵਿੱਚੋਂ) ਵਾਹਿਗੁਰੂ ਮੰਤ੍ਰ ਸ੍ਰੇਸ਼ਟ ਅਤੇ ਸ਼੍ਰੋਮਣੀ ਮੰਤਰ ਹੈ ਜਿਸ ਦੇ ਸਿਮਰਨ ਕਰਨ ਨਾਲ ਸਾਰੇ ਪਾਪ 
ਦੂਰ ਹੋ ਜਾਂਦੇ ਹਨ। 

ਦਾਸਾਂ ਦੀ ਜੰਮਣ ਮਰਨਰੂਪ ਫਾਹੀ ਨੂੰ ਕੱਟਣ ਵਾਲਾ ਇਸ (ਵਾਹਿਗੁਰੂ ਮੰਤੁ) ਵਰਗਾ ਕਲਜੁਗ ਦੇ ਸਮੇਂ ਵਿੱਚ ਹੋਰ ਕੋਈ 
(ਦੂਜਾ ਮੰਤ੍ਰ) ਨਹੀਂ ਹੈ। 

ਚਾਰੇ ਪਦਾਰਥ, ਕੈਵਲ ਮੁਕਤੀ, ਆਪਣੀ ਗ਼ਰਜ਼ ਆਦਿ ਸਾਰੇ (ਪਦਾਰਥਾਂ ਨੂੰ) ਪ੍ਰਾਪਤ ਕਰਾ ਦੇਂਦਾ ਹੈ ਭਾਵ ਦੇ ਦੇਂਦਾ ਹੈ। 
ਅਨੰਦ ਤੇ ਖ਼ੁਸ਼ੀਆਂ ਦੇ ਦੇਣ ਵਾਲਾ ਜਾਣ ਕੇ (ਕਵੀ) ਗਿਆਨ ਸਿੰਘ ਨੇ ਇਸ (ਵਾਹਿਗੁਰੂ) ਨਾਮ ਦੀ ਹੀ ਸ਼ਰਨ ਲਈ ਹੈ। 


ਕਵੀ ਜੀ ਆਪਣੇ ਇਸ਼ਟ ਦੇਵਾਂ ਦੇ ਵੱਖ-ਵੱਖ ਮੰਗਲ ਲਿਖਣ ਤੋ' ਪਹਿਲਾਂ ਨਾਮ ਦਾ ਮੰਗਲ ਕਰਦੇ ਹਨ। ਹੋਰ ਤਾਂ ਹੋਰ 
ਅਕਾਲ ਪੁਰਖ ਦਾ ਮੰਗਲ ਲਿਖਣ ਤੋ' ਵੀ ਪਹਿਲਾਂ ਨਾਮ ਦਾ ਮੰਗਲ ਲਿਖਦੇ ਹਨ। ਇਸ ਲਈ ਕਿ ਗੁਰਮਤਿ ਵਿੱਚ ਨਾਮੀ ਦੀ ਹੋਂਦ 
ਨੂੰ ਪਰਗਟ ਕਰਨ ਵਾਲਾ ਉਸ ਦਾ ਨਾਮ ਉਸ ਨਾਮੀ ਤੋਂ ਵੀ ਉੱਚਾ ਹੈ: ਵਡਾ ਸਾਹਿਬੁ ਊਚਾ ਥਾਉ | 
ਉਚੇ ਊਪਰਿ ਉਚਾ ਨਾਉ॥ (ਜਪੁ ਜੀ ੫: ੨੪ਵੀਂ, ਪੰ: ੫) 
ਨਾਮ ਤੋਂ ਬਿਨਾ ਨਾਮੀ ਦੀ ਕੋਈ ਹਸਤੀ ਨਹੀਂ, ਕਿਸੇ ਵਸਤੂ ਦੀ ਹੋਂਦ ਉਸ ਦੇ ਆਪਣੇ ਨਾਮ ਵਿੱਚ ਹੈ। ਜਿਸ ਪਦਾਰਥ ਦਾ ਕੋਈ 
ਨਾਮ ਨਹੀਂ ਉਸ ਦੀ ਸੰਸਾਰ ਵਿੱਚ ਅਣਹੋਂਦ ਹੈ। ਸਿਰਜਣਹਾਰ ਦੀ ਹੋਂਦ ਉਸ ਦੇ ਆਪਣੇ ਨਾਮ ਕਰ ਕੇ ਹੈ। ਨਾਮ ਤੋਂ ਬਿਨਾ ਉਸ 
ਦੀ ਹਸਤੀ ਬਾਰੇ ਪਤਾ ਨਹੀਂ ਲੱਗ ਸਕਦਾ। ਸੰਸਾਰ ਦੀ ਰਚਨਾ ਉਸ ਸਿਰਜਣਹਾਰ ਦੀ ਹੋਂਦ ਦਾ ਪਤਾ ਦੇਂਦੀ ਹੈ। ਇਸੇ ਲਈ ਹੀ 
ਕਿਹਾ ਹੈ ਕਿ 
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾਰੂਪੁ ਹੈ ਹਰਿਰੂਪੁ ਨਦਰੀ ਆਇਆ ॥ 
ਇਹ ਸੰਸਾਰ ਵਾਹਿਗੁਰੂ ਦਾ ਰੂਪ ਹੈ, ਹੋਂਦ ਨੂੰ ਪਰਗਟ ਕਰਦਾ ਹੈ। ਇਸ ਲਈ ਇਹ ਨਾਉਂ ਹੈ: 
ਜੇਤਾ ਕੀਤਾ ਤੇਤਾ ਨਾਉ॥ ਵਿਣੁ ਨਾਵੈ ਨਾਹੀ ਕੋ ਥਾਉ ॥ (ਜਪੁਜੀ ੫: ੧੯. ਪੰ: 8) 
ਨਾਮ ਤੇ ਨਾਮੀ ਵਿੱਚ ਅਭੇਦਤਾ ਹੈ। ਦੋਨੋਂ ਇਕ ਦੂਜੇ ਵਿੱਚ ਇਕਮਿਕ ਹਨ। ਦੋਹਾਂ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ 
ਸਕਦਾ। ਇਸੇ ਲਈ ਗੁਰਬਾਣੀ ਵਿੱਚ ਨਾਮ ਤੋਂ ਹੀ ਸਾਰੇ ਜਗਤ ਦੀ ਉਤਪਤੀ ਕਹੀ ਹੈ: 
ਨਾਮੈਂ ਹੀ ਤੇ ਸਭੁ ਕਿਛੁ ਹੋਆ॥ (ਸੂਹੀ ਮਹਲਾ ੩ ਅ:, ਪੰਨਾ ੭੫੩) 
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬੁਹਮੰਡ ॥ (ਸੁਖਮਨੀ ਅ: ੧੬ਵੀਂ, ਪ: ੫ਵੀਂ, ਪੰ: ੨੮੪) 
ਨਾਮੀ ਨੂੰ ਮੇਲਣ ਵਾਲਾ ਵੀ ਨਾਮ ਹੀ ਹੈ। ਇਹ ਸਾਧਨ ਹੈ। ਕਵੀ ਜੀ ਨੇ ਖ਼ੁਦ ਲਿਖਿਆ ਹੈ: 
ਮਿਲੇ ਨਾਮ ਤੇ ਨਾਮੀ ਨੀਕੇ। ਨਾਮ ਬਿਨਾ ਸਭ ਕਾਰਜ ਫੀਕੇ। (ਅੰ: ਐ: ਪੰ: ੩੫) 
ਨਾਮ ਦਾ ਤੱਤ ਸਾਰਿਆਂ ਤੱਤਾਂ 'ਚੋਂ ਸ਼੍ਰੋਮਣੀ ਜਾਣਿਆ ਗਿਆ ਹੈ: 
ਨਾਮ ਤਤੁ ਸਭ ਹੀ ਸਿਰਿ ਜਾਪੈ॥ ਬਿਨੁ ਨਾਵੈ ਦੁਖੁ ਕਾਲੁ ਸੰਤਾਧੈ॥ (ਰਾਮਕਲੀ ਮਹਲਾ ੧ ਸਿਧ ਗੋਸਟ, ਪੰ: ੯੪੩) 
ਨਾਮ ਦੇ ਬਰਾਬਰ ਕੋਈ ਸਾਧਨ ਅਪੜ ਨਹੀਂ ਸਕਦਾ: 
ਨਾਮ ਤੁਲਿ ਕਛੁ ਅਵਰੁ ਨ ਹੋਇ ॥ ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥ (ਸੁਖਮਨੀ ਅ: ੨, ਪ: ੮ਵੀਂ, ਪੰ: ੨੬੫) 
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ॥ ਅਉਰ ਧਰਮ ਤਾ ਕੈ ਸਮਿ ਨਾਹਨਿ ਇਹ ਬਿਧਿ ਬੇਦੁ 
ਬਤਾਵੈ ॥ (ਸੋਰਠਿ ਮਹਲਾ ੯, ਪੰ: ੬੩੨) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 9 


ਗੁਰਮਤਿ ਵਿੱਚ ਵਾਹਿਗੁਰੂ ਜੀ ਦੇ ਨਿਰਗੁਣ ਤੇ ਸਰਗੁਣ ਦੋਹਾਂਰੂਪਾਂ ਤੋਂ ਨਾਮ ਨੂੰ ਵੱਡਾ ਕਿਹਾ ਹੈ: 
ਨਾਗੁਨ ਤੇ ਅਰ ਸਾਗੁਨ ਤੇ ਗੁਰ ਕੇ ਮਤ ਮੈ ਬਡ ਨਾਮ ਪਛਾਯੋ। 
(ਨਾ: ਪੁ: ਅ: ੧, ਅੰ: ੫੫) 
ਨਿਰਗੁਣ ਤੇ ਸਰਗੁਣ ਦੇ ਸਾਰੇ ਨਾਵਾਂ ਵਿੱਚੋਂ ਵਾਹਿਗੁਰੂ ਨਾਮ ਸ਼੍ਰੋਮਣੀ ਹੈ: 
ਨਿਰਗੁਣ ਸਰਗੁਨ ਨਾਮ ਜੇ 'ਵਾਹਿਗੁਰੂ' ਤਿਨ ਮੇਰੁ। 
(ਨਾ: ਪੁ: ਅ: ੧, ਅੰ: ੬੧) 
ਇਹ ਵਾਹਿਗੁਰੂ ਮੰਤਰ ਸਾਰੇ ਮੰਤ੍ਰਾਂ ਦਾ ਰਾਜਾ ਇਸ ਲਈ ਹੈ ਕਿ ਇਸ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਨੇ ਉਚਾਰਿਆ ਹੈ। ਇਹ 
ਗੁਰੂ ਨਾਨਕ ਜੀ ਦੀ ਅੰਮ੍ਰਿਤ ਰਸਨਾ 'ਚੋਂ ਅੰਮ੍ਰਿਤ ਛੋਹ ਲੈ ਕੇ ਪ੍ਰਗਟ ਹੋਇਆ ਹੈ। ਗੁਰੂ ਨਾਨਕ ਜੀ ਨੇ ਜਗਤ ਨੂੰ ਆਪਣੇ ਵੱਲੋਂ 
ਗੁਰ-ਮੰਤੁ ਦਿੱਤਾ ਹੈ: 
ਵਾਹਿਗੁਰੂ ਗੁਰ ਮੰਤ੍ਰ ਹੈ ਜਪੁ ਹਉਮੈ ਖੋਈ ॥ (ਭਾ: ਗੁ: ਵਾਰ ੧੩, ਪਉੜੀ ੩) 
ਇਸ ਨਾਮ ਦੀ ਬੇਅੰਤ ਮਹਿਮਾ ਹੈ। ਕਵੀ ਜੀ ਨੇ ਇਸ ਨੂੰ ਪਾਪਾਂ ਦਾ ਨਾਸ਼ਕ, ਜਨਮ ਮਰਨ ਦੀ ਫਾਹੀ ਕੱਟਣ ਵਾਲਾ, ਸਾਰੇ 
ਪਦਾਰਥਾਂ ਦਾ ਦਾਤਾ, ਅਨੰਦ ਤੇ ਖ਼ੁਸ਼ੀ ਦਾ ਸੋਮਾ ਵਰਣਨ ਕੀਤਾ ਹੈ। ਇਸ ਦੇ ਗੁਣਾਂ ਜਾਂ ਇਸ ਦੇ ਜਾਪ ਦੇ ਫਲ ਦਾ ਉਨ੍ਹਾਂ ਨੂੰ ਹੀ 
ਅਨੁਭਵ ਹੋ ਸਕਦਾ ਹੈ ਜਿਨ੍ਹਾਂ ਨੇ ਇਸ ਦੇ ਸਿਮਰਨ ਦਾ ਅਨੰਦ ਮਾਣਿਆ ਹੈ। ਭਾਈ ਗੁਰਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਇਕ 
ਸ੍ੈਯੇ ਵਿੱਚ ਉਨ੍ਹਾਂ ਇਕ ਵਾਰ ਵਾਹਿਗੁਰੂ ਮੰਤ ਕਹਿਣ ਦਾ ਫਲ ਤੀਰਥ ਯਾਤ੍ਰਾ, ਜਪ, ਤਪ ਤੇ ਜੱਗਾਂ ਤੋਂ ਕਿਤੇ ਵਧੇਰੇ ਕਿਹਾ ਹੈ: 
ਜੈਸੇ ਅਠਸਠ ਤੀਰਥ ਪਰਸ ਕੀਏ, ਜੁਗ ਚਾਰ ਚੜਿਉ ਕੈਲਾਸ਼ ਰਹਿਉ। 
ਜੈਸੇ ਕੋਟ ਜਨਮ ਤਪ ਉਰਧ ਮੁਖੀ, ਬੈਸੰਤਰ ਮੈ ਤਨਿ ਦਾਹ ਦੀਉ। 
ਜੈਸੇ ਲਾਖ ਬਾਰ ਕੁਰਖੇਤਰ ਮੈ, ਅਸਮੇਧ ਜੱਗ ਅਭੰਗ ਠਇਉ। 
ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ, ਜਿਨ ਏਕ ਵਾਰ ਸ੍ਰੀ 'ਵਾਹਿਗੁਰੂ' ਕਹਿਉ ॥ 

੩. ਕਾਵਿ-ਸੰਕੇਤ ਮਰਯਾਦਾ ਦਾ ਮੰਗਲ। 
ਵੈਦਕ ਕਾਲ ਵਿੱਚ ਅੱਗ, ਸੂਰਜ, ਚੰਦ, ਤਾਰੇ ਆਦਿ ਕੁਦਰਤੀ ਸ਼ਕਤੀਆਂ ਨੂੰ ਦੇਵਤਾ ਥਾਪ ਕੇ ਇਨ੍ਹਾਂ ਦੀ ਪੂਜਾ ਪ੍ਰਧਾਨ ਸੀ। 
ਪੌਰਾਣਿਕ ਸਮੇਂ ਵਿੱਚ ਬੁਹਮਾ, ਬਿਸ਼ਨ, ਸ਼ਿਵ ਅਤੇ ਇਨ੍ਹਾਂ ਦੇ ਹੋਰ ਨਿਕਟਵਰਤੀਆਂ ਦੀ ਪੂਜਾ ਦਾ ਅਰੰਭ ਹੋਇਆ। ਦੇਵਤਿਆਂ ਦੇ 
ਗੁਣਾਂ ਤੇ ਸੁਭਾਵਾਂ ਅਨੁਸਾਰ ਉਨ੍ਹਾਂ ਦੀ ਅੱਡ- -ਅੱਡ ਕਾਰਜਾਂ ਦੀ ਪੂਰਤੀ ਲਈ ਆਰਾਧਨਾ ਕੀਤੀ ਜਾਂਦੀ ਰਹੀ। ਜਿਵੇਂ ਕਿ ਮਾਇਆ 
ਪ੍ਰਾਪਤੀ ਲਈ ਸ਼ਿਵ ਅਤੇ ਵਿੱਦਿਆ ਪ੍ਰਾਪਤੀ ਲਈ ਸਰਸੁਤੀ ਆਦਿ। ਜ਼ਿੰਦਗੀ ਦੇ ਹਰ ਖੇਤਰ ਵਿੱਚ ਵਾਪਰਨ ਵਾਲੇ ਵਿਘਨਾਂ ਦੀ 
ਨਵਿਰਤੀ ਲਈ ਸ਼ਿਵ-ਪੁੱਤਰ ਗਣਾਂ ਦੇ ਸੈਨਾਪਤੀ ਗਣੇਸ਼ ਨੂੰ ਯਾਦ ਕੀਤਾ ਜਾਂਦਾ ਰਿਹਾ ਹੈ। ਇਸ ਦੇ ਜਨਮ ਤੇ ਜ਼ਿੰਦਗੀ ਬਾਰੇ 
ਪੁਰਾਣਾਂ ਤੇ ਰਵਾਇਤਾਂ ਵਿੱਚ ਭਿੰਨ-ਭਿੰਨ ਵਿਚਾਰ ਹਨ। ਜਿਵੇਂ ਕਿ- ਬ੍ਰਹਮ ਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਵਿਸ਼ਨੂੰ ਦੇ 
ਵਰ ਨਾਲ ਪਾਰਬਤੀ ਦੇ ਘਰ ਪੁੱਤਰ ਪੈਦਾ ਹੋਇਆ। ਸਾਰੇ ਦੇਵਤੇ ਬਾਲਕ ਨੂੰ ਦੇਖਣ ਆਏ। ਜਦ ਸਾਰੇ ਦੇਵਤੇ ਦੇਖ ਕੇ ਪਰਸੰਨ 
ਹੋਏ ਤਾਂ ਪਾਰਬਤੀ ਨੇ 'ਸ਼ਨੀ' ਨੂੰ ਬਾਲਕ ਦੇਖਣ ਲਈ ਆਖਿਆ। ਜਦ ਸ਼ਨੀ ਦੀ ਨਜ਼ਰ ਪਈ ਤਾਂ ਬੱਚੇ ਦਾ ਸਿਰ ਉੱਡ ਗਿਆ। 
ਪਾਰਬਤੀ ਰੋਣ ਲੱਗ ਪਈ। ਵਿਸ਼ਨੂੰ ਜੀ ਨੇ ਇਕ ਹਾਥੀ ਦਾ ਸਿਰ ਵੱਢ ਕੇ ਬਾਲਕ ਦੇ ਧੜ ਨਾਲ ਜੋੜ ਦਿੱਤਾ ਅਤੇ ਨਾਉਂ ਗਣੇਸ਼ 
ਥਾਪ ਕੇ ਕਿਹਾ ਕਿ ਸਭ ਕਾਰਜਾਂ ਦੇ ਆਦਿ ਵਿੱਚ ਇਸ ਦਾ ਪੂਜਨ ਕਰੋ। ਇਹ ਪ੍ਰਸੰਗ ਵੀ ਹੈ ਕਿ ਪਾਰਬਤੀ ਨੇ ਆਪਣੇ ਸਰੀਰ ਦੀ 
ਸੈਲ ਤੋਂ ਇਕ ਬਾਲਕ ਬਣਾ ਕੇ ਬੂਹੇ ਉਪਰ ਪਹਿਰੇ ਲਈ ਬਿਠਾ ਦਿੱਤਾ। ਜਦੋਂ ਸ਼ਿਵ ਜੀ ਆਏ ਤਾਂ ਬਾਲਕ ਨੇ ਉਨ੍ਹਾਂ ਨੂੰ ਅੰਦਰ 
ਦਵੇ ਵਿ, 7 ਪਦ ਵ ਤੇ ਾਚਣ ਦਾ “ਗਜ ਵਟ ਜਿਤ। ਪਾਟਧਤੀ ਦੇ “ਟਟਨਾ॥ ਜੁਟ ਦੇ ਿਵ ਦੇ ਹਦ ਦਾ ਜੇਜ ਟਦ 
ਨਾਲ ਜੋੜ ਕੇ ਨਾਉਂ ਗਣੇਸ਼ ਰੱਖਿਆ ਤੇ ਸਭ ਤੋਂ ਪਹਿਲਾਂ ਪੂਜਾ ਦਾ ਵਰ ਦਿੱਤਾ। ਸਕੰਦ ਪੁਰਾਣ ਦੇ ਗਣੇਸ਼ ਖੰਡ ਵਿੱਚ ਲਿਖਿਆ ਹੈ 
ਕਿ 'ਵਰੇਣਯ' ਰਾਜੇ ਦੇ ਘਰ ਰਾਣੀ 'ਪੁਸ਼ਪਕਾ' ਦੇ ਗਰਭ ਤੋਂ ਗਣੇਸ਼ ਜੰਮਿਆ ਸੀ। ਇਸ ਦੀ ਸ਼ਕਲ ਨੂੰ ਦੇਖ ਕੇ ਰਾਜਾ ਡਰ ਗਿਆ ਤੇ 
'ਪਾਰਸ਼੍ਹਾਂ ਮੁਨੀ ਦੇ ਆਸ਼ਰਮ ਪਾਸ ਸੁੱਟ ਆਇਆ। ਮੁਨੀ ਦੀ ਇਸਤ੍ਰੀ 'ਦੀਪ ਵਤਸਲਾ' ਨੇ ਪਾਲਿਆ। ਇਸੇ ਕਰ ਕੇ ਗਣੇਸ਼ ਦਾ 
ਨਾਉਂ 'ਦ੍ਰ-ਮਾਤ੍ਰ' ਪੈ ਗਿਆ। ਸਾਖੀ ਪ੍ਰਮਾਣਾਂ ਵਿੱਚ ਇਕ ਪ੍ਰਸੰਗ ਐਉਂ ਵੀ ਪ੍ਰਚਲਤ ਹੈ ਕਿ ਇਕ ਵਾਰ ਦੇਵਤਿਆਂ ਦੇ ਇਕੱਠ ਵਿੱਚ 
ਬਹਿਸ ਚਲ ਪਈ ਕਿ ਸਭ ਤੋਂ ਪਹਿਲਾਂ ਕਿਸ ਦੇਵਤੇ ਦੀ ਪੂਜਾ ਹੋਵੇ। ਅੰਤ ਨੂੰ ਫ਼ੈਸਲਾ ਹੋਇਆ ਕਿ ਜੋ ਦੇਵਤਾ ਆਪਣੇ ਬਾਹਨ 
(ਅਸਵਾਰੀ) 'ਤੇ ਚੜ੍ਹ ਕੇ ਸਾਰੀ ਧਰਤੀ ਦਾ ਚੱਕਰ ਲਾ ਕੇ ਸਭ ਤੋਂ ਪਹਿਲਾਂ ਇਸ ਅਸਥਾਨ 'ਤੇ ਆ ਜਾਵੇ, ਉਸ ਦੀ ਪੂਜਾ ਸਭ ਤੋਂ 





10 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਹਿਲਾਂ ਹੋਵੇ। ਸਾਰੇ ਦੇਵਤੇ ਆਪੋ ਆਪਣੇ ਬਾਹਨਾਂ 'ਤੇ ਸਵਾਰ ਹੋ ਕੇ ਦੌੜ ਪਏ। ਗਣੇਸ਼ ਦਾ ਬਾਹਨ ਸਭ ਤੋਂ ਘੱਟ ਦੌੜਨ ਵਾਲਾ 
ਚੂਹਾ ਸੀ। ਇਹ ਆਪਣੀ ਮਾਂ ਪਾਰਬਤੀ ਕੋਲ ਆ ਕੇ ਰੋਣ ਲੱਗ ਪਿਆ। ਉਸ ਨੇ ਕਿਹਾ ਤੂੰ ਧਰਤੀ ਤੇ 'ਰਾਮ' ਨਾਮ ਲਿਖ ਕੇ ਉਸ ਦੇ 
ਗਿਰਦ ਪ੍ਰਕਰਮਾ ਕਰ ਕੇ ਉਸ ਟਿਕਾਣੇ ਤੇ ਪਹੁੰਚ ਜਾ। ਗਣੇਸ਼ ਨੇ ਇਵੇਂ ਹੀ ਕੀਤਾ। ਜਦੋਂ ਬਾਕੀ ਦੇਵਤੇ ਪੁੱਜੇ ਤਾਂ ਉਨ੍ਹਾਂ ਗਣੇਸ਼ ਨੂੰ 
ਸਭ ਤੋਂ ਪਹਿਲਾਂ ਆ ਕੇ ਬੈਠਾ ਵੇਖਿਆ ਤੇ ਉਸ ਦੇ ਬਾਹਨ ਚੂਹੇ ਦੀਆਂ ਪੈੜਾਂ ਸਭ ਦੇ ਅੱਗੇ ਅੱਗੇ ਦਿਖਾਈ ਦਿੰਦੀਆਂ ਵੇਖੀਆਂ 
ਸਨ। ਐਉਂ ਸਾਰੇ ਦੇਵਤਿਆਂ ਨੇ ਸਭ ਦੇਵਤਿਆਂ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕਰਨੀ ਮੰਨ ਲਈ। ਉਪਰੋਕਤ ਪੁਰਾਣਿਕ ਅਤੇ 
ਰਵਾਇਤੀ ਪਰਸੰਗਾਂ ਦੇ ਅਧਾਰ 'ਤੇ ਪੁਰਾਣ ਭਾਰਤੀ ਸਾਹਿੱਤ ਵਿੱਚ ਭਾਵੇਂ ਉਹ ਸਾਹਿੱਤ ਸੰਸਕ੍ਰਿਤ ਭਾਸ਼ਾ ਵਿੱਚ ਸੀ ਜਾਂ ਬ੍ਰਿਜ ਭਾਸ਼ਾ 
ਵਿੱਚ, ਸਾਰੇ ਕਵੀਆਂ ਵੱਲੋਂ ਆਪਣੀ ਕਾਵਿ-ਰਚਨਾ ਦੇ ਅਰੰਭ ਵਿੱਚ ਕੀਤੇ ਜਾਣ ਵਾਲੇ ਆਪਣੇ ਇਸ਼ਟ ਦੇਵਾਂ ਦੇ ਮੰਗਲਾਂ ਵਿੱਚ 
ਗਣੇਸ਼ ਦੇ ਮੰਗਲ ਨੂੰ ਪਹਿਲਾ ਦਰਜਾ ਦਿੱਤਾ ਜਾਂਦਾ ਰਿਹਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਪੁਰਾਣਿਕ ਤੇ ਰਵਾਇਤੀ ਪਰਸੰਗਾਂ ਦੇ 
ਪ੍ਰਚਾਰਨ ਪਿੱਛੇ ਗਣੇਸ਼ ਭਗਤਾਂ ਦਾ ਹੀ ਹੱਥ ਹੋਵੇ। 'ਗਣੇਸ਼ ਦੀ ਸਭ ਤੋਂ ਪਹਿਲਾਂ ਪੂਜਾ ਕਰੋ' ਦੀ ਗੱਲ ਆਮ ਲੋਕਾਂ ਤੇ ਖ਼ਾਸ ਕਰ 
ਕਵੀਆਂ ਦੇ ਦਿਲ ਦਿਮਾਗ ਵਿੱਚ ਏਨੀ ਘਰ ਕਰ ਗਈ ਕਿ ਹਰ ਕਵੀ ਲਈ ਇਹ ਲਾਜ਼ਮੀ ਹੋ ਗਿਆ ਕਿ ਉਹ ਭਾਵੇਂ ਕਿਸੇ ਮੱਤ ਨੂੰ 
ਜਾਂ ਇਸ਼ਟ ਨੂੰ ਮੰਨਣ ਵਾਲਾ ਹੋਵੇ, ਗਣੇਸ਼ ਦਾ ਮੰਗਲ ਮੁੱਢ 'ਚ ਜ਼ਰੂਰ ਕਰੇ। ਇਕ ਤਰ੍ਹਾਂ ਨਾਲ ਇਹ 'ਕਵਿ-ਸੰਕੇਤਕ-ਮਰਯਾਦਾ' 
ਦਾ ਮੰਗਲ ਬਣ ਗਿਆ। ਉਦਾਹਰਣ ਵਜੋਂ ਮਹਾਂ ਕਵੀ ਗੁਸਾਈਂ ਤੁਲਸੀ ਦਾਸ ਨੂੰ ਲਉ। ਉਹ ਸ੍ਰੀਰਾਮ ਚੰਦਰ ਜੀ ਦਾ ਅਨਿੰਨ 
ਭਗਤ ਸੀ। ਉਸ ਦੀ ਅਨਿੰਨ ਭਗਤੀ ਬਾਰੇ ਇਹ ਕਥਾ ਆਮ ਪੁਚੱਲਤ ਹੈ ਕਿ ਉਹ ਇਕ ਵਾਰ ਮਥਰਾ ਗਿਆ। ਉਥੇ ਕ੍ਰਿਸ਼ਨ ਜੀ 
ਦੀ ਪੱਥਰ ਦੀ ਮੂਰਤੀ ਬਣੀ ਹੋਈ ਸੀ ਜਿਸ ਵਿੱਚ ਸ੍ਰੀ ਕ੍ਰਿਸ਼ਨ ਜੀ ਬੰਸਰੀ ਵਜਾਂਦੇ ਦਿਖਾਏ ਗਏ ਸਨ। ਤੁਲਸੀ ਜੀ ਨੇ ਮੱਥਾ ਨਾ 
ਨਿਵਾਇਆ। ਸਾਥੀਆਂ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਉੱਤਰ ਵਿੱਚ ਕਿਹਾ, "ਕਹਾਂ ਕਹੂੰ ਛਬੀ ਆਜ ਕੀ ਭਲੇ ਬਨੇ ਹੋ ਨਾਥ। 
ਹੋਰ ਕਿਸੇ ਅੱਗੇ ਨਹੀਂ। ਪਰ ਉਹ ਏਡਾ ਵੱਡਾਰਾਮ ਚੰਦਰ ਜੀ ਦਾ ਅਨਿੰਨ ਭਗਤ ਹੁੰਦਿਆਂ ਹੋਇਆਂ ਵੀ ਆਪਣੀ ਜਗਤ ਪ੍ਰਸਿੱਧ 
ਰਚਨਾ 'ਰਾਮ ਚਰਿਤ੍ਰ ਮਾਨਸ' ਅਰਥਾਤ 'ਤੁਲਸੀ ਰਾਮਾਇਣ' ਵਿੱਚ ਸਭ ਤੋਂ ਪਹਿਲਾਂ ਸਰਸੁਤੀ ਤੇ ਗਣੇਸ਼ ਦਾ ਮੰਗਲ ਕਰਦਾ ਹੈ। 
ਜਿਵੇਂ ਕਿ: ਵਰਨਾਂਨਾਂਅਰਥ ਸੰਘਾਨਾਂਰਸਾਨਾਂ ਛੰਦਮਅਪਿ। ਮੰਗਲਾਨਾਂ ਚ ਕਰੱਤਾਰੋ ਵੰਦੇ ਵਾਣੀ ਵਨਾਯਕੌ। (ਰਾਮ ਚਰਿਤ੍ਰ ਮਾਨਸ, 
ਬਾਲ ਕਾਂਡ, ਪੁਥਮ ਸਾਪਾਨ) ਅਰਥਾਤ- ਅੱਖਰਾਂ, ਸਾਰੇ ਅਰਥਾਂ, ਰਸਾਂ, ਛੰਦਾਂ ਅਤੇ ਮੰਗਲਾਂ ਦੇ ਕਰਨ ਵਾਲੀ ਸਰਸੁਤੀ ਅਤੇ 
ਗਣੇਸ਼ ਨੂੰ ਮੈਂ ਨਮਸਕਾਰ ਕਰਦਾ ਹਾਂ। ਜਿਸ ਤੋਂ ਸਾਫ਼ ਸਿੱਧ ਹੈ ਕਿ ਗਣੇਸ਼ ਦਾ ਮੰਗਲ ਕਰਨਾ ਕੇਵਲ 'ਕਵਿ-ਸੰਕੇਤ-ਮਰਯਾਦਾ' ਹੀ 
ਸਮਝਣੀ ਚਾਹੀਦੀ ਹੈ। ਇਸ ਦਾ ਇਸ਼ਟ ਦੇਵਾਂ ਨਾਲ ਕੋਈ ਸੰਬੰਧ ਨਹੀਂ। ਗਣੇਸ਼ ਦੇ ਆਦਿ ਮੰਗਲ ਦੀ ਪਰਪਾਟੀ ਕਵੀਆਂ 'ਚ 
ਚਲਦੀ ਰਹੀ। ਪਰ ਬਾਅਦ ਵਿੱਚ ਆਪਣੇ ਇਸ਼ਟ ਦੇਵ ਦਾ ਮੰਗਲ ਮੁੱਢ 'ਚ ਲਿਖ ਕੇ ਗਣੇਸ਼ ਨੂੰ ਦੂਜਾ ਨੰਬਰ ਦਿੱਤਾ ਜਾਣ ਲੱਗਾ। 
ਜਿਵੇਂ 'ਸਾਰੁਕਤਾਵਲੀ' ਦਾ ਉਲਥਾਕਾਰ ਪੰਡਿਤ ਹਰਿਦਿਆਲ 'ਸਾਰੁਕਤਾਵਲੀ ਬ੍ਰਿਜ ਭਾਸ਼ਾ' ਦੇ ਆਦਿ 'ਚ ਵਿਸ਼ਨੂੰ ਦਾ ਮੰਗਲ ਕਰ 
ਕੇ ਦੂਜੇ ਨੰਬਰ 'ਤੇ ਗਣੇਸ਼ ਦਾ ਅਤੇ ਪੰਡਿਤ ਜੈ ਕਿਸ਼ਨ ਕਰਤਾ 'ਰੂਪ ਦੀਪ ਪਿੰਗਲ' ਪਹਿਲੇ ਨੰਬਰ 'ਤੇ ਸਰਸੁਤੀ ਦਾ ਮੰਗਲ ਤੇ ਦੂਜੇ 
ਨੰਬਰ 'ਤੇ ਗਣੇਸ਼ ਦਾ ਮੰਗਲ ਕਰਦਾ ਹੈ। '੧ਓ' `ਸਤਿਨਾਮੁ' ਦੀ ਉਪਾਸ਼ਨਾ ਦ੍ਰਿੜ੍ਹ ਕਰਵਾਉਣ ਵਾਲੇ ਗੁਰੂ ਸਾਹਿਬਾਨ ਦੀ ਪਰਮ 
ਉੱਤਮ ਸਿੱਖਿਆ ਦੇ ਧਾਰਨਹਾਰ ਸਿੱਖ ਕਵੀਆਂ ਨੇ ਗਣੇਸ਼ ਤੇ ਸਰਸੁਤੀ ਆਦਿ ਦੇ 'ਕਵਿ-ਸੰਕੇਤ-ਮਰਯਾਦਾ' ਮੰਗਲਾਂ ਨੂੰ ਉੱਕਾ 
(ਕਰਤਾ ਅਧਿਆਤਮ ਪ੍ਰਕਾਸ਼), ਅਨਾਥ ਪੁਰੀ ਜੀ (ਕਰਤਾ ਵਿਚਾਰ ਮਾਲਾ), ਭਾਈ ਸੁੱਖਾ ਸਿੰਘ (ਕਰਤਾ ਗੁਰ ਬਿਲਾਸ ਪਾ: 
੧੦ਵੀਂ), ਸੋਹਨ ਕਵੀ (ਕਰਤਾ ਗੁਰ ਬਿਲਾਸ ਪਾ: ੬ਵੀਂ), ਕੁਇਰ ਸਿੰਘ (ਕਰਤਾ ਭਾਈ ਮਨੀ ਸਿੰਘ ਮਤ ਵਖਿਆਨ) ਤੇ ਭਾਈ 
ਸੰਤੋਖ ਸਿੰਘ ਜੀ (ਕਰਤਾ ਗੁਰਪ੍ਰਤਾਪ ਸੂਰਜ) ਆਦਿ ਮਹਾਨ ਕਵੀਆਂ ਨੂੰ ਗਿਣਿਆ ਜਾ ਸਕਦਾ ਹੈ। ਵੇਦਾਂਤ ਮਤ ਦੇ ਲੇਖਕਾਂ 
ਜਿਹਾ ਕਿ ਪੰਡਤ ਨਿਸਚਲ ਦਾਸ ਕਰਤਾ ਵਿਚਾਰ ਸਾਗਰ ਤੋਂ ਬ੍ਰਿਤੀ ਪੁਭਾਕਰ ਆਦਿ ਨੇ ਵੀ ਗਣੇਸ਼ ਦਾ ਮੰਗਲ ਨਹੀਂ ਕੀਤਾ। 
ਜਿਨ੍ਹਾਂ ਸਿੱਖ ਕਵੀਆਂ 'ਤੇ ਹਿੰਦੂ ਸੰਸਕ੍ਰਿਤੀ ਦਾ ਵਧੇਰੇ ਅਸਰ ਸੀ ਜਾਂ ਜਿਨ੍ਹਾਂ ਦੇ ਅਧਿਐਨ ਦਾ ਘੇਰਾ ਕੇਵਲ ਸੰਸਕ੍ਰਿਤ ਭਾਸ਼ਾ ਤੱਕ 
ਹੀ ਮਹਿਦੂਦ ਸੀ, ਉਨ੍ਹਾਂ ਨੇ ਗਣੇਸ਼ ਸੰਬੰਧੀ ਮੰਗਲ ਕੇਵਲ ਕਵਿ-ਸੰਕੇਤ-ਮਰਯਾਦਾ ਜਾਣ ਕੇ ਹੀ ਕੀਤੇ ਹਨ। ਇਸੇ ਲਈ ਉਨ੍ਹਾਂ ਨੇ 
ਹਿੰਦੂ ਕਵੀਆਂ ਵਾਂਗ ਮੁੱਢ ਵਿੱਚ ਕਿਤੇ ਵੀ ਮੰਗਲ ਨਹੀਂ ਕੀਤਾ। ਜੇ ਭਾਈ ਗੁਲਾਬ ਸਿੰਘ ਨੇ ਪ੍ਰਬੋਧ ਚੰਦਰ ਨਾਟਕ ਗ੍ਰੰਥ ਦੇ ਆਰੰਭ 
ਵਿੱਚ ਗਣੇਸ਼ ਦਾ ਮੰਗਲ ਕੀਤਾ ਹੈ ਤਾਂ ਮੋਖ ਪੰਥ ਤੇ ਅਧਿਆਤਮ ਰਾਮਾਇਣ ਦੇ ਅਰੰਭ ਵਿੱਚ ਸਰਸੁਤੀ ਤੇ ਦੂਜੇ ਨੰਬਰ 'ਤੇ ਗਣੇਸ਼ 
ਦਾ, ਪਰ ਭਾਵਰਸਾਂਮਿ੍‌ਿਤ ਗੁੰਥ ਵਿੱਚ ਗਣੇਸ਼ ਤੇ ਸਰਸੁਤੀ ਦਾ ਉੱਕਾ ਹੀ ਮੰਗਲ ਨਹੀਂ ਕੀਤਾ। ਗਿਆਨੀ ਗਿਆਨ ਸਿੰਘ ਜੀ ਦੀ ਸੀ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 11 


ਗੁਰੁ ਪੰਥ ਪ੍ਰਕਾਸ਼ ਪਹਿਲੀ ਰਚਨਾ ਹੈ। ਪਹਿਲੋਂ ਪਹਿਲ ਨਿਰਮਲ ਸੰਪ੍ਰਦਾਇ ਦੇ ਜਿਨ੍ਹਾਂ ਵੀ ਵਿਦਵਾਨਾਂ ਤੋਂ ਉਨ੍ਹਾਂ ਸੰਸਕ੍ਰਿਤ ਜਾਂ 
ਬ੍ਰਿਜ ਭਾਸ਼ਾ ਦੇ ਗੂੰਥ ਵਧੇਰੇ ਪੜ੍ਹੇ, ਉਨ੍ਹਾਂ ਤੇ ਹਿੰਦੂ ਸੰਸਕ੍ਰਿਤੀ ਦਾ ਹੀ ਵਧੇਰੇ ਅਸਰ ਸੀ। ਇਹੋ ਕਾਰਨ ਹੈ ਉਨ੍ਹਾਂ ਦੇ ਅਸਰ ਤੋਂ 
ਪ੍ਰਭਾਵਿਤ ਹੋ ਕੇ ਗਣੇਸ਼ ਦਾ ਮੰਗਲ ਕਵਿ-ਸੰਕੇਤ-ਮਰਯਾਦਾ ਜਾਣ ਕੇ ਉਨ੍ਹਾਂ ਕੀਤਾ। ਚੂੰਕਿ ਗੁਰਮਤਿ ਸਬੰਧੀ ਵਾਕਫ਼ੀਅਤ ਵੀ 
ਉਨ੍ਹਾਂ ਦੀ ਕੋਈ ਘੱਟ ਨਹੀਂ ਸੀ ਤੇ ਖ਼ਾਨਦਾਨੀ ਸਿਖ ਸਨ। ਇਹੋ ਕਾਰਨ ਹੈ ਕਿ ਉਹ ਗਣੇਸ਼ ਦੇ ਮੰਗਲ ਨੂੰ ਪਹਿਲੇ ਨੰਬਰ ਤੋਂ ਚੁੱਕ 
ਕੇ ਤੀਜੇ ਨੰਬਰ 'ਤੇ ਲੈ ਗਏ ਹਨ। ਇਸ ਮੰਗਲ ਦਾ ਉਨ੍ਹਾਂ ਦੀ ਇਸ਼ਟਾਪਤੀ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ। ਉਹ ਛੰਦ ਇਹ 


ਸ਼ਿਵ ਨੌਦਨ ਆਨੰਦ ਕੰਦ ਬਪੂ, ਜਸ ਚੰਦ ਅਮੰਦ ਸੁਛੰਦ ਮਹਾਨੈ। 

ਨਰ ਨਾਰ ਸੁਰਾਸੁਰ ਬੰਦਤ ਹੈਂ, ਪੁਰ ਚੌਦਸ ਮੈਂ ਜਿੰਹ ਕੋ ਜਗ ਜਾਨੈ। 

ਸਭ ਸਿੱਧ ਮਨੋਰਥ ਕੇ ਕਰਤਾ, ਹਰਤਾ ਨਿਜ ਦਾਸਨ ਕੇ ਬਿਘਨਾਨੈ। 

ਸੋ ਗਣਰਾਜ ਬਿਰਾਜ ਰਿਦੈ ਮਮ, ਕਾਜ ਕਰੈ ਸੁਭ ਮੰਗਲ ਠਾਨੈ ॥ ੨ ॥ 

ਪਦਅਰਥ : 

ਸ਼ਿਵਨੰਦਨ=ਸ਼ਿਵ ਦਾ ਪੁੱਤਰ, ਗਣੇਸ਼। ਆਨੰਦ ਕੰਦ=ਅਨੰਦ ਦੇ ਦੇਣ ਵਾਲਾ। ਬਪੂ=ਸਰੀਰ, ਸਰੂਪ। ਅਮੰਦ=ਚਮਕਦਾ ਹੈ। 
ਸੁਛੰਦ=ਸੁਤੰਤਰ। ਸੁਰਾਸੁਰ=ਦੇਵਤੇ ਤੇ ਦੈਂਤ। ਹਰਤਾ=ਨਾਸ ਕਰਨ ਵਾਲਾ। ਬਿਘਨਾਨੈ=ਬਿਘਨਾਂ ਨੂੰ। ਗਣਰਾਜ=ਗਣਾਂ ਦਾ 
ਰਾਜਾ, ਗਣੇਸ਼। ਸ਼ੁਭ ਮੰਗਲ ਠਾਨੈ=ਚੰਗੀਆਂ ਖ਼ੁਸ਼ੀਆਂ (ਪੈਦਾ) ਕਰਨ। 


ਗਣੇਸ਼ ਜੀ ਦਾ ਸਰੂਪ ਅਨੰਦ ਦੇ ਦੇਣ ਵਾਲਾ ਹੈ (ਜਿਨ੍ਹਾਂ ਦੇ) ਜਸ ਦਾ ਚੰਦਰਮਾ ਬਹੁਤ ਹੀ ਸੁਤੰਤਰ ਚਮਕਦਾ ਹੈ। 

ਉਨ੍ਹਾਂ ਨੂੰ) ਇਸਤ੍ਰੀ, ਪੁਰਸ਼, ਦੇਵਤੇ ਤੇ ਦੈਂਤ ਨਮਸਕਾਰ ਕਰਦੇ ਹਨ (ਅਤੇ) ਜਿਨ੍ਹਾਂ ਨੂੰ ਚੌਦਾਂ ਪੁਰੀਆਂ ਵਿੱਚ ਸਾਰਾ 
ਜਗਤ ਜਾਣਦਾ ਹੈ। 

(ਆਪਣੇ ਦਾਸਾਂ ਦੇ) ਸਾਰੇ ਮਨੌਰਥਾਂ ਨੂੰ ਪੂਰਨ ਕਰਨ ਵਾਲੇ ਤੇ ਬਿਘਨਾਂ ਨੂੰ ਨਾਸ ਕਰਨ ਵਾਲੇ ਹਨ। 

ਉਹ ਗਣੇਸ਼ ਜੀ ਮੇਰੇ ਹਿਰਦੇ 'ਚ ਬੈਠ ਕੇ (ਮੇਰੀ ਕਾਵਿ ਰਚਨਾ ਵਿੱਚ ਪੈਣ ਵਾਲੇ ਬਿਘਨਾਂ ਨੂੰ ਦੂਰ ਕਰਨ ਰੂਪ) ਮੇਰੇ ਕੰਮ 


ਕਰ ਕੇ ਚੰਗੀਆਂ ਖ਼ੁਸ਼ੀਆਂ (ਤੇ ਉਤਸ਼ਾਹ ਪੈਦਾ) ਕਰਨ। 


ਜਿਵੇਂ ਕਿ ਪਹਿਲਾਂ ਦੱਸ ਆਏ ਹਾਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਇਹ ਗਣੇਸ਼ ਦਾ ਮੰਗਲ ਕੇਵਲ ਤੇ ਕੇਵਲ 
'ਕਵਿ-ਸੰਕੇਤ-ਮਰਯਾਦਾ' ਜਾਣ ਕੇ ਹੀ ਕੀਤਾ ਹੈ। ਉਂਵ ਉਹ ਕੇਵਲ ਗੁਰਮਤਿ ਦੇ ਦ੍ਰਿੜ੍ਹ ਵਿਸ਼ਵਾਸੀ ਤੇ ਧਾਰਨੀ ਹੀ ਨਹੀਂ ਸਨ, 
ਸਗੋਂ ਉਹ ਗੁਰਮਤਿ ਰਹੁ-ਰੀਤ ਤੇ ਸਿਧਾਂਤਾਂ ਦੇ ਪੁਚਾਰਨ ਵਾਲਿਆਂ ਵਿੱਚੋਂ ਸਭ ਤੋਂ ਮੋਹਰੀ ਸਨ। ਗਿਆਨੀ ਜੀ ਦੀਆਂ ਲਿਖਤਾਂ ਨੇ 
ਹੀ ਅਵਿਦਿਆ ਨੀਂਦ ਵਿੱਚ ਘੂਕ ਸੁੱਤੀ ਹੋਈ ਸਿੱਖ ਕੌਮ ਨੂੰ ਝੰਜੋੜ ਕੇ ਜਗਾਇਆ। ਬੂੁਹਮਣੀ ਰਹੁ-ਰੀਤ ਦਾ ਜਾਲ ਤੋੜਿਆ ਤੇ 
ਸਿੱਖ ਰਹੁ-ਰੀਤ ਪੁਚਲਤ ਕਰਵਾਈ। ਆਪ ਸਿੰਘ ਸਭਾ ਲਹਿਰ ਦੇ ਮੋਢੀਆਂ ਵਿੱਚੋਂ ਸਨ। ਮੇਰੇ ਖ਼ਿਆਲ ਵਿੱਚ ਤਾਂ ਆਪ ਦੀਆਂ 
ਲਿਖਤਾਂ ਨੇ ਹੀ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ। ਕਵੀ-ਪਰੰਪਰਾ ਅਨੁਸਾਰ ਗਣੇਸ਼ ਦਾ ਮੰਗਲ ਮੁੱਢ ਵਿੱਚ ਚਾਹੀਦਾ ਸੀ, ਪਰ 
ਗਿਆਨੀ ਜੀ ਉਸ ਨੂੰ ਤੀਜੇ ਨੰਬਰ 'ਤੇ ਲੈ ਗਏ ਹਨ, ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਉਹ ਪਹਿਲਾ ਨੰਬਰ ਅਕਾਲ ਪੁਰਖ, ਦਸ ਗੁਰੂ 
ਸਾਹਿਬਾਨ, ਸੀ ਗੁਰੂ ਗੁੰਥ ਸਾਹਿਬ ਤੇ ਖ਼ਾਲਸਾ ਪੰਥ ਨੂੰ ਦੇਂਦੇ ਹਨ ਤੇ ਦੂਜੇ ਨੰਬਰ ਤੇ ਉਨ੍ਹਾਂ ਗੁਰ ਮੰਤੁ 'ਵਾਹਿਗੁਰੂ ਮੰਤ੍ਰ ਦਾ ਮੰਗਲ 
ਕੀਤਾ ਹੈ। ਐਉੱ ਆਪਣੇ ਸਾਰੇ ਇਸ਼ਟ ਦੇਵਾਂ ਤੋਂ ਬਾਅਦ ਗਣੇਸ਼ ਦਾ ਮੰਗਲ ਕੇਵਲ ਕਵਿ-ਸੰਕੇਤ-ਮਰਯਾਦਾ ਦੀ ਪਾਬੰਦੀ ਦੀ 
ਮਜਬੂਰੀ ਕਰ ਕੇ ਹੀ ਉਨ੍ਹਾਂ ਕੀਤਾ ਹੈ। ਮਜ਼ੇਦਾਰ ਗੱਲ ਇਹ ਕਿ ਉਨ੍ਹਾਂ ਆਪਣੇ ਵੱਲੋਂ ਨਾ ਤਾਂ ਗਣੇਸ਼ ਨੂੰ ਨਮਸਕਾਰ ਜਾਂ ਬੇਨਤੀ 
ਕੀਤੀ ਹੈ ਤੇ ਨਾ ਹੀ ਉਸ ਨੂੰ ਮੁਕਤੀ ਦਾਤਾ ਆਖਿਆ ਹੈ ਤੇ ਨਾ ਹੀ ਉਸ ਕੋਲੋਂ ਆਪਣੀ ਕਲਿਆਣ ਦੀ ਯਾਚਨਾ ਕੀਤੀ ਹੈ। 
ਪ੍ਰਾਚੀਨ ਕਵੀਆਂ ਦੀ ਪਰੰਪਰਾ ਅਨੁਸਾਰ ਉਸ ਨੂੰ ਬਿਘਨ- -ਨਾਸ਼ਕ ਮੰਨਿਆ ਹੈ। ਇਸੇ ਲਈ ਉਹ ਆਪਣੀ ਕਾਵਿ ਰਚਨਾ ਸੀ ਗੁਰੁ 
ਪੰਥ ਪ੍ਰਕਾਸ਼ ਗ੍ਰੰਥ ਦੀ ਨਿਰਵਿਘਨ ਸੰਪੂਰਨਤਾ ਦੇ ਆਪਣੇ ਕੰਮ ਕਰਵਾਉਣ ਲਈ ਗਣੇਸ਼ ਨੂੰ ਆਖਦੇ ਹਨ। ਬਤੌਰ ਇਸ਼ਟ ਦੇ ਉਨ੍ਹਾਂ 





12 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਣੇਸ਼ ਦਾ ਮੰਗਲ ਨਹੀਂ ਕੀਤਾ। ਉਨ੍ਹਾਂ ਦੀ ਇਸ਼ਟਾਪਤੀ ਪਹਿਲੇ ਦੋ ਛੰਦਾਂ ਤੇ ਅਗਲੇ ਕਈ ਛੰਦਾਂ ਤੋਂ ਸਪੱਸ਼ਟ ਹੈ, ਜਿਨ੍ਹਾਂ ਵਿੱਚ 
ਅਕਾਲ ਪੁਰਖ, ਵਾਹਿਗੁਰੂ ਨਾਮ ਅਤੇ ਦਸ ਗੁਰੂ ਸਾਹਿਬਾਨ ਦੇ ਮੰਗਲ ਸ਼ਾਮਲ ਹਨ। ਗਣੇਸ਼ ਨੂੰ ਕਵੀਆਂ ਨੇ ਮੰਗਲਾਂ ਦਾ ਮੁੱਢ 
ਮੰਨਿਆ ਹੈ, ਪਰ ਕਵੀ ਜੀ ਆਪਣੇ ਇਸੇ ਸ੍ਰੀ ਗੁਰੁ ਪੰਥ ਪ੍ਰਕਾਸ਼ ਦੇ ਤੀਜੇ ਬਿਸਰਾਮ ਦੇ ੩ ਤੋਂ ਪਵੇ ਛੰਦ ਵਿੱਚ ਆਪਣੇ ਸਤਿਗੁਰਾਂ 
ਨੂੰ ਹੀ ਸਾਰੇ ਮੰਗਲਾਂ ਦਾ ਮੁੱਢ ਮੰਨਦੇ ਹਨ ਤੇ ਆਖਦੇ ਹਨ। ਗੁਰਾਂ ਦੇ ਪ੍ਰਤਾਪ ਦੀ ਅੱਗ ਵਿੱਚ ਸਾਰੇ ਬਿਘਨ ਪਾਰੇ ਵਾਂਗ ਸੜ ਕੇ 
ਉਡ-ਪੁਡ ਜਾਂਦੇ ਹਨ। ਉਨ੍ਹਾਂ ਦੀ ਆਪਣੀ ਲਿਖਤ ਨੂੰ ਜ਼ਰਾ ਗਹੁ ਨਾਲ ਪੜ੍ਹੋ - 
ਅਬ ਸਤਿਗੁਰ ਕੋ ਕਰਕੈ ਬੰਦਨ। ਰਚੋਂ ਗਾਥ ਯਹਿਰੁਚਨ ਸਛੰਦਨ। 
ਗਣਪਤਿ ਆਦਿ ਜਿਤੇ ਸੁਰ ਲੋਊ। ਬਿਨ ਗੁਰ ਲਖਯੋ ਨ ਤਿਨ ਮੈ ਕੋਊ ॥੩॥ 
ਸਰਬ ਇਸ਼ਟ ਮਤ ਗੁਰ ਅਨੁਕੂਲਾ। ਤਾਂ ਤੇ ਗੁਰ ਮਮ ਮੰਗਲ ਮੂਲਾ। 
ਜਾਨ ਪਾਨ ਜੁਗ ਜੋਰ ਸ ਅੰਜਲ। ਬੰਦੋਂ ਗੁਰ ਪਦ ਪਦਮ ਸੁ ਮੰਜਲ ॥੪॥ 
ਜਾਸ ਪ੍ਰਤਾਪ ਅਨਲ ਕੇ ਮਾਹੀਂ। ਅਨਿਕ ਬਿਘਨ ਪਾਰਦ ਹ੍ਹੈ ਜਾਹੀਂ। 
ਬਰਨੋਂ ਅਪਰ ਕਹਾਂ ਜਸ ਕੇਤੂ। ਜਾਸ ਨਾਮ ਭਵ ਬਾਰਧ ਸੇਤੂ ॥੫॥ 

ਇਹ ਤੁਕਾਂ ਸਪੱਸ਼ਟ ਕਰਦੀਆਂ ਹਨ ਕਿ ਕਵੀ ਜੀ ਦੇ ਦਿਲ ਦਿਮਾਗ਼ ਦੀਆਂ ਡੂੰਘੀਆਂ ਤਹਿਆਂ ਵਿੱਚ ਉਸ ਦਾ ਆਪਣਾ 
ਗੁਰੂ ਸਮਾਇਆ ਹੋਇਆ ਸੀ। ਉਨ੍ਹਾਂ ਤੋਂ ਬਿਨਾਂ ਉਹ ਹੋਰ ਕਿਸੇ ਗਣੇਸ਼ ਆਦਿ ਦੇਵੀ ਦੇਵਤੇ ਨੂੰ ਆਪਣਾ ਇਸ਼ਟ ਦੇਵ ਮੰਨਣ ਲਈ 
ਤਿਆਰ ਨਹੀਂ ਹਨ। ਗਣੇਸ਼ ਨੂੰ ਕਵੀ ਲੋਕ ਬਿਘਨਾਂ ਦੀ ਨਵਿਰਤੀ ਲਈ ਯਾਦ ਕਰਦੇ ਹਨ। ਪਰ ਗਿਆਨੀ ਜੀ ਬਿਘਨਾਂ ਦੀ 
ਨਵਿਰਤੀ ਲਈ ਵੀ ਆਪਣੇ ਗੁਰੂ ਦਾ ਹੀ ਅਰਾਧਨ ਕਰਦੇ ਹਨ। ਗਣੇਸ਼ ਦਾ ਮੰਗਲ ਲਿਖਣਾ ਕੇਵਲ ਕਵਿ-ਸੰਕੇਤ-ਮਰਯਾਦਾ ਤੋਂ 
ਵੱਧ ਕੋਈ ਹੈਸੀਅਤ ਨਹੀਂ ਰੱਖਦਾ। ਫਿਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਖ਼ਾਨਦਾਨੀ ਤੇ ਅਨੈਨਿ ਸਿੱਖ 
ਗਿਆਨੀ ਗਿਆਨ ਸਿੰਘ ਗਣੇਸ਼ ਨੂੰ ਬਤੌਰ ਇਸ਼ਟ, ਮੰਗਲਾਂ ਦੇ ਆਦਿ ਵਿੱਚ ਕਿਵੇਂ ਮਨਾ ਸਕਦਾ ਹੈ ਜਿਸ ਦੇ ਕੰਨਾਂ ਵਿੱਚ ਆਪਣੇ 
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦੀਆਂ ਇਹ ਤੁਕਾਂ ਹਮੇਸ਼ਾਂ ਗੂੰਜਦੀਆਂ ਰਹਿੰਦੀਆਂ ਸਨ: 
ਮੈਂ ਨ ਗਣੇਸ਼ਹਿ ਪ੍ਰਥਮ ਮਨਾਊਂ। ਕਿਸ਼ਨ ਬਿਸ਼ਨ ਕਬਹੂੰ ਨਹਿ ਧਿਆਊਂ। 
ਕਾਨ ਸੁਨੇ ਪਹਿਚਾਨ ਨ ਤਿਨ ਸਿਉ। ਲਿਵ ਲਾਗੀ ਮੋਰੀ ਪਗ ਇਨ ਸਿਉ। 
ਮਹਾ ਕਾਲਰਖਵਾਰ ਹਮਾਰੋ। ਮਹਾ ਲੋਹ ਮੈ ਕਿੰਕਰ ਥਾਰੋ। (ਦਸਮ ਗ੍ਰੰਥ) 

ਪੂਜਾ ਦੇ ਵੱਖ-ਵੱਖ ਤਰੀਕਿਆਂ ਦੇ ਕਾਰਨ ਗਣੇਸ਼ ਉਪਾਸ਼ਕਾਂ ਦੇ ਛੇ ਮਤ ਹਨ। ੧. ਗਣਪ। ੨. ਹਰਿਦੂ। ੨. ਉਚਿਸ਼੍ਹ। ੪. 
ਨਵਨੀਤ। ੫. ਹੇਮ। ੬. ਸੰਤਾਨ। ਗਣੇਸ਼ ਦੇ ਉਪਾਸ਼ਕਾਂ ਗਾਣਪਾਂ ਤੇ ਹਰਿਦ੍ਰਾਂ ਨਾਲ ਦੱਖਣ ਦੇ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ 
ਜੀ ਮਹਾਰਾਜ ਨਾਲ ਹੋਈ ਚਰਚਾ ਦਾ ਵੇਰਵਾ ਦੇਂਦਿਆਂ ਕਵੀ ਜੀ ਐਉਂ ਲਿਖਦੇ ਹਨ, "ਗਾਣਪਾਂ ਨੇ ਗਣੇਸ਼ ਨੂੰ ਜਗਤ ਦਾ ਕਾਰਨ 
ਕਿਹਾ ਤੇ ਪਾਰਬ੍ਰਹਮ ਦੱਸਿਆ ਤਾਂ ਗੁਰੂ ਜੀ ਨੇ ਉੱਤਰ ਵਿੱਚ ਫ਼ੁਰਮਾਇਆ: 
ਯਹ ਸੁਨਿ ਸਤਿਗੁਰ ਕਹਯੋ ਸੁਨਾਈ। ਜਗ ਕਾਰਣ ਗਣਪਤਿ ਨਹਿ ਭਾਈ। 
ਤਾਂ ਕੋ ਸ਼ਿਵ ਸੁਤ ਬੇਦ ਬਖਾਨੇ। ਪਾਰਬ੍ਰਹਮ ਨਹਿ ਕੋਊ ਮਾਨੇ। 
ਤਜ ਗਜ ਚਿੰਨ ਅਨੈਨਿ ਹੂ, ਭਜੋ ਏਕ ਪਰਮੇਸੁ। ਮਾਨ ਬੈਨ ਗਾਣਪ ਗਏ, ਉਰ ਧਰ ਗੁਰ ਉਪਦੇਸ਼। 

(ਲਾਹੌਰ ਐ: ਛਾਪਾ ਪੱਥਰ, ਪੰਨਾ ੧੧੧) 


ਹਰਿਦ੍ਰਾਂ ਨੇ ਗਣੇਸ਼ ਨੂੰ ਪਰਮੇਸ਼ਰ ਕਿਹਾ ਤਾਂ ਹਜ਼ੂਰ ਨੇ ਬਚਨ ਕੀਤਾ: 
ਗੁਰੂ ਕਹਯੋ ਯਹ ਤੁਮਰਾ ਭੇਦ। ਅਹੇ ਬਸਰਥ ਅਮੂਲਕ ਬੇਦ। 

ਪੀਤ ਰੰਗ ਪਟ ਪੀਤ ਜੁ ਧਰੈ। ਪੀਤ ਬਸਨ ਸੋਂ ਪੂਜਨ ਕਰੈ। 

ਤਬੈ ਹਰਿਦੂ ਨਾਮ ਗਨੇਸ਼। ਕਹਿਲਾਵਤ ਹੈ ਪੂਤ ਮਹੇਸ਼। 

ਤਿਹ ਪਰਮੇਸ਼ਰ ਕੋਇ ਨ ਭਾਖੈ। ਜੁ ਭਾਖੈ ਸੁ ਸੀਂਚਤ ਸਾਖੈ। 


(ਪੰਨਾ ੧੧੧-੧੨) 
ਤਵਾਰੀਖ਼ ਗੁਰੂ ਖ਼ਾਲਸਾ ਭਾਗ ਪਹਿਲਾ ਛਾਪਾ ਪੱਥਰ ਦੇ ਪੰਨਾ ੧੦੦ 'ਤੇ ਕਵੀ ਜੀ ਲਿਖਦੇ ਹਨ ਕਿ ਜਦ ਗਣੇਸ਼ ਦੇ ਉਪਾਸ਼ਕ 
ਗਣੇਸ਼ ਨੂੰ ਪਾਰਬ੍ਰਹਮ ਬਤਾਉਣ ਲੱਗੇ ਤਾਂ ਗੁਰੂ ਜੀ ਬੋਲੇ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 13 


ਹੈ ਗਣੇਸ਼ ਸ਼ਿਵ ਸੁਤ ਜਗ ਜਾਨੈ। ਤਿਸ ਪੁਭ ਕੀ ਭਗਤੀ ਸੋ ਠਾਨੈ। 
ਤਿਸ ਹੀ ਕੋ ਤੁਮ ਭਜੋ ਸਭਾਗੇ। ਕੀਤੇ ਕੇ ਪਾਛੇ ਕਿਆ ਲਾਗੇ। 
ਜੋ ਜਨਮੇ ਤਿਸ ਸਰਪਰ ਮਰਨਾ। ਗਹੋ ਅਜਨਮ ਪੁਰਖ ਕਾ ਪਰਨਾ। 
ਨਰ ਨਾਰਾਇਨਰੂਪ ਤੁਮਾਰੋ। ਯਾਹਿ ਫੁਕਾਵਤ ਕਾਹਿ ਗਵਾਰੋ। 
ਲੋਭੀ ਅਗਯ ਅਚਾਰਯ ਥਾਰੇ। ਭਏ, ਜਿਨੈ ਅਝੜ ਤੁਮ ਡਾਰੇ। 
ਗਾਣਪ ਸੁਣਿ ਸਤਿਗੁਰ ਕੇ ਬੈਨਾ। ਭਏ ਸ਼ਾਤ ਮਨ ਆਈ ਚੈਨਾ। 
ਸਤਿਨਾਮੁ ਲੈ ਕੇ ਉਪਦੇਸੂ। ਜਪ ਕੈ ਕਟੇ ਕਲੇਸ ਅਸੇਸੂ। 
ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸ਼ਿਵ ਪੁਰੀ 'ਚ ਸ਼ਿਵ ਨੂੰ ਮਿਲਣ ਗਏ ਤਾਂ ਸਤਿਗੁਰਾਂ ਦਾ ਆਉਣਾ ਸੁਣ ਕੇ ਆਪਣੇ ਵੱਡੇ ਪੁੱਤਰ 
ਸ਼ਿਆਮ ਕਾਰਤਕ ਤੇ ਹੋਰ ਭਗਤਾਂ ਨੂੰ ਅੱਗੋਂ ਜਾ ਕੇ ਨਾਲ ਲੈ ਆਉਣ ਲਈ ਭੇਜਿਆ। ਉਨ੍ਹਾਂ ਸਮੇਤ ਸਤਿਗੁਰਾਂ ਨੂੰ ਆਉਂਦਿਆਂ 
ਵੇਖ ਕੇ ਗਣੇਸ਼ ਸਜ ਕੇ ਸੁਆਗਤ ਕਰਨ ਲਈ ਅੱਗੇ ਆਇਆ: 
ਸ਼ਿਵਹਿ ਸੁਨਯੋ ਜਬ ਗੁਰ ਕਾ ਆਵਨ। ਪਠਯੋ ਖੜਾਨਨ ਹੇਤ ਲਯਾਵਨ। 
ਭਗਤਿ ਸ਼ਿਵਾਂ ਕੇ ਜੁ ਤਿਸ ਥਾਏ। ਥੇ, ਆਯੋ ਨਿਜ ਸੰਗ ਲਵਾਏ। 
ਲੈ ਲਵਾਇ ਗੁਰ ਕੋ ਸ਼ਿਵ ਸਦਨਾ। ਚਲੇ, ਭਲੇ ਕਰ ਉਤਸ਼ਵ ਭਲਨਾ। 
ਏਕਰਦਨ ਸੁਖ ਸਦਨ ਬਦਨ ਗਜ। ਕਦਨ ਬਿਘਨ ਆਗੇ ਆਯੋ ਸਜ। 
(ਲਾਹੌਰ ਐਡੀਸ਼ਨ ਛਾਪਾ ਪੱਥਰ ਪੰਨਾ ੧੩੦ ਛੰ: ੨੧) 
ਉਪਰੋਕਤ ਵੀਚਾਰ ਤੋਂ ਸਾਫ਼ ਜ਼ਾਹਰ ਹੈ ਕਿ ਕਵੀ ਜੀ ਦੇ ਮਨ ਵਿੱਚ ਗਣੇਸ਼ ਲਈ ਉਹ ਥਾਂ ਨਹੀਂ ਜੋ ਪ੍ਰਾਚੀਨ ਹਿੰਦੂ ਕਵੀਆਂ ਦੇ 
ਮਨਾਂ ਵਿੱਚ ਹੈ। ਪਹਿਲੋ ਪਹਿਲ ਉਨ੍ਹਾਂ ਦੇ ਵਿੱਦਿਆ ਪੜ੍ਹਨ ਤੇ ਅਧਿਐਨ ਦਾ ਘੇਰਾ ਵਧੇਰੇ ਕਰ ਕੇ ਹਿੰਦੂ ਕਵੀਆਂ ਦੇ ਲਿਖੇ ਸਾਹਿੱਤ 
ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਤੱਕ ਹੀ ਮਹਿਦੂਦ ਸੀ ਤੇ ਜਾਪਦਾ ਹੈ ਕਿ ਉਨ੍ਹਾਂ ਦੇ ਵਿਦਿਆ- ਦਾਤਿਆਂ ਦੇ ਮਨਾਂ ਉੱਤੇ ਵੀ ਹਿੰਦੂ 
ਸੰਸਕ੍ਰਿਤੀ ਦੀ ਹੀ ਮੁਹਰ ਛਾਪ ਸੀ। ਇਹੋ ਕਾਰਨ ਹੈ ਕਿ ਗਿਆਨੀ ਜੀ ਦੀਆਂ ਪਹਿਲੀਆਂ ਦੋਵੇਂ ਮਹਾਨ ਰਚਨਾਵਾਂ ਸ੍ਰੀ ਗੁਰੁ ਪੰਥ 
ਪ੍ਰਕਾਸ਼ (ਬ੍ਰਿਜ ਭਾਸ਼ਾ ਕਾਵਿ) ਅਤੇ ਗੁਰੂ ਖ਼ਾਲਸਾ ਤਵਾਰੀਖ਼ (ਪੰਜਾਬੀ ਵਾਰਤਕ) ਵਿੱਚ ਗਣੇਸ਼ ਦਾ ਮੰਗਲ ਕੀਤਾ ਹੈ। ਚੂੰਕਿ ਸਿੱਖੀ 
ਦਾ ਵੀ ਖ਼ਾਨਦਾਨੀ ਅਸਰ ਉਨ੍ਹਾਂ ਦੇ ਖ਼ਮੀਰ ਵਿੱਚ ਸਮਾਇਆ ਹੋਇਆ ਸੀ, ਇਸ ਕਰ ਕੇ ਏਥੇ ਉਨ੍ਹਾਂ ਗਣੇਸ਼ ਨੂੰ ਤੀਜੇ ਨੰਬਰ 
'ਤੇਰੱਖਿਆ ਹੈ। ਪਰ ਜਿਵੇਂ- ਜਿਵੇਂ ਉਨ੍ਹਾਂ ਦੇ ਮਨ ਤੋਂ ਹਿੰਦੂ ਸੰਸਕ੍ਰਿਤੀ ਦਾ ਅਸਰ ਘਟਦਾ ਗਿਆ ਤੇ ਗੁਰਮਤਿ ਦਾ ਵਧੇਰੇ ਰੰਗ 
ਚੜ੍ਹਦਾ ਗਿਆ ਤਾਂ ਉਨ੍ਹਾਂ ਨੇ ਆਪਣੀਆਂ ਬਾਅਦ 'ਚ ਲਿਖੀਆਂ ਤਕਰੀਬਨ ਸਾਰੀਆਂ ਰਚਨਾਵਾਂ, ਜਿਹਾ ਕਿ ਕਥਾ ਪੂਰਨਮਾਸ਼ੀ, 
ਇਤਿਹਾਸ ਰਿਆਸਤ ਬਾਗੜ੍ਹੀਆਂ, ਭੂਪਿੰਦਰਾ ਨੰਦ, ਰਿਪੁਦਮਨ ਪੁਕਾਸ਼, ਗੁਰਧਾਮ-ਸੰਗੂਹਿ ਆਦਿ ਕਾਵਿ ਤੇ ਵਾਰਤਕ 
ਰਚਨਾਵਾਂ ਵਿੱਚ ਕਿਤੇ ਵੀ ਗਣੇਸ਼ ਜਾਂ ਸਰਸੁਤੀ ਦਾ ਮੰਗਲ ਨਹੀਂ ਕੀਤਾ। ਅੰਤ ਵਿੱਚ ਅਸੀਂ ਇਸ ਸਿੱਟੇ 'ਤੇ ਪੁੱਜਦੇ ਹਾਂ ਕਿ ਇਹ 
ਗਣੇਸ਼ ਦਾ ਮੰਗਲ ਗਿਆਨੀ ਜੀ ਨੇ ਕੇਵਲ ਪ੍ਰਾਚੀਨ ਕਵੀਆਂ ਦੀ ਸੰਕੇਤਕ ਮਰਯਾਦਾ ਜਾਣ ਕੇ ਹੀ ਕੀਤਾ ਹੈ। ਇਸ ਤੋਂ ਵੱਧ ਇਸ 
ਦੀ ਹੋਰ ਕੋਈ ਵੀ ਅਹਿਮੀਅਤ ਨਹੀਂ ਸਮਝਣੀ ਚਾਹੀਦੀ। 
(ਅ) ਕਾਵਿ-ਸੰਕੇਤ ਮਰਯਾਦਾ ਦਾ ਦੂਜਾ ਮੰਗਲ। 

ਕੋਮਲ ਉਨਰ ਮਨ ਤੇ ਬੁਧੀ ਦੀ ਪੂਰਨ ਇਕਾਗਰਤਾ ਵਿੱਚੋਂ ਜਨਮ ਲੈਂਦੇ ਹਨ। ਇਹ ਇਕਾਗਰਤਾ ਕਦੇ ਜਾਣੇ ਤੇ ਕਦੇ 
ਅਨਜਾਣੇ ਕਿਸੇ ਵਿਰਲੇ ਵਿਰਲੇ ਮਨੁੱਖ 'ਤੇ ਆ ਵਾਪਰਦੀ ਹੈ। ਇਸੇ ਅਤਿਅੰਤ ਡੂੰਘੀ ਇਕਾਗਰਤਾ ਵਿੱਚ ਹੀ ਕਈ ਵਾਰ ਆਪਣੇ 
ਆਪੇ ਦਾ ਝਲਕਾਰਾ ਵੱਜਦਾ ਹੈ। ਉਸ ਅਕਹਿ ਅਵਸਥਾ ਨੂੰ ਉਸ ਦਾ ਰਸ ਮਾਣਨ ਵਾਲਾ ਵੀ ਬਿਆਨ ਨਹੀਂ ਕਰ ਸਕਦਾ, ਪਰ 
ਇਹ ਅਵਸਥਾ ਹਟਣ ਲੱਗਿਆਂ ਮਨ ਤੇ ਬੁੱਧੀ 'ਤੇ ਆਪਣਾ ਪ੍ਰਭਾਵ ਜ਼ਰੂਰ ਛੱਡ ਜਾਂਦੀ ਹੈ। ਜਿਸ ਪ੍ਰਭਾਵ ਵਿੱਚੋਂ ਕੋਮਲ ਹੁਨਰ; 
ਜਿਹਾ ਕਿ ਕਾਵਿ, ਸੰਗੀਤ, ਚਿਤ੍ਰਕਾਰੀ, ਮੂਰਤ-ਘਾੜੀ ਆਦਿ ਆਪਣੇ ਅਸਲੀ ਸੁੰਦਰ ਤੇ ਉੱਤਮ ਰੂਪ ਵਿੱਚ ਜਨਮ ਲੈਂਦੇ ਹਨ, 
ਪਰ ਇਹ ਦਾਤ ਹਰ ਮਨੁੱਖ ਨੂੰ ਪ੍ਰਾਪਤ ਨਹੀਂ ਹੁੰਦੀ। ਇਸ ਡੂੰਘੀ ਇਕਾਗੂਤਾ 'ਚੋਂ ਉਪਜੀ ਉਹ ਸ਼ਕਤੀ ਜਿਸ ਰਾਹੀਂ ਕਵੀਆਂ ਦੇ 
ਮਨਾਂ ਵਿੱਚ ਸੁੰਦਰ ਵਲਵਲੇ, ਅਸਚਰਜ ਖ਼ਿਆਲ ਤੇ ਅਨੋਖੇ ਭਾਵ ਪੁਗਟ ਹੁੰਦੇ ਹਨ; ਨੂੰ ਪ੍ਰਾਚੀਨ ਕਵੀਆਂ ਨੇ 'ਵਾਚ' ਜਾਂ 'ਵਾਕ' ਦਾ 
ਨਾਮ ਦਿੱਤਾ ਹੈ। 'ਵਾਚ' ਨੂੰ ਵੇਦਾਂ ਦੀ ਮਾਂ ਵੀ ਆਖਿਆ ਗਿਆ ਹੈ। ਇਹ ਪਹਿਲੋਂ ਪਹਿਲ ਨਾ ਦਿੱਸਣ ਵਾਲੀ ਇਕ ਸ਼ਕਤੀ ਹੀ 
ਮੰਨੀ ਜਾਂਦੀ ਸੀ, ਪਰ ਬਾਅਦ ਵਿੱਚ ਇਸ ਨੂੰ ਇਕ ਵਿਅਕਤੀ ਤੇ ਹੌਲੀ-ਹੌਲੀ ਦੇਵੀ ਆਖਿਆ ਜਾਣ ਲੱਗ ਪਿਆ। ਜਦੋਂ ਆਰਯਾ 





14 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੁਲ ਦੇ ਵਡ ਵਡੇਰੇ ਉੱਤਰ-ਪੱਛਮ ਦੀ ਸਰਹੱਦ ਪਾਰ ਕਰ ਕੇ ਭਾਰਤ ਵਰਸ਼ ਵਿੱਚ ਦਾਖ਼ਲ ਹੋਏ ਤਾਂ ਪਹਿਲੋ ਪਹਿਲ ਸਰਸੁਤੀ 
ਨਦੀ ਦੇ ਕਿਨਾਰੇ ਉਨ੍ਹਾਂ ਦੀ ਬਹੁਤ ਵਿਦਿਅਕ ਤਰੱਕੀ ਹੋਈ। ਏਥੇ ਹੀ ਵੇਦਾਂ ਦਾ ਜਨਮ ਹੋਇਆ। ਉਨ੍ਹਾਂ ਨੇ ਪਹਿਲਾਂ ਤਾਂ ਸਰਸੁਤੀ 
ਨੂੰ ਇਕ ਪਵਿੱਤਰ ਨਦੀ ਹੀ ਮੰਨਿਆ ਸੀ। ਪਰ ਬਾਅਦ ਵਿੱਚ ਉਹ ਸਰਸੁਤੀ ਨੂੰ ਕਵਿਤਾ ਦਾ ਪ੍ਰਭਾਵ ਪਾਉਣ ਵਾਲੀ ਦੇਵੀ ਮੰਨਣ 
ਲੱਗ ਪਏ। ਕੁਝ ਸਮਾਂ ਪਾ ਕੇ 'ਵਾਚ' ਤੇ ਸਰਸੁਤੀ ਇਕ ਰੂਪ ਮੰਨੀਆਂ ਜਾਣ ਲੱਗੀਆਂ ਤੇ ਰਿਸ਼ੀ ਲੋਕ ਸਰਸੁਤੀ ਨੂੰ ਵਿੱਦਿਆ ਤੇ 
ਕਵਿਤਾ ਦੀ ਦਾਤੀ, ਅਗੰਮ ਬੁੱਧੀ ਦੇਣ ਵਾਲੀ, ਕਵਿਤਾ ਦਾ ਇਲਹਾਮ ਪੁਦਾਨ ਕਰਨ ਵਾਲੀ ਵਰਣਨ ਕਰਨ ਲੱਗ ਪਏ ਤੇ ਇਸ ਦੇ 
ਅਵਾਹਨ ਸ਼ੁਰੂ ਕਰ ਦਿੱਤੇ। ਇਸ ਬਾਰੇ ਇਕ ਇਹ ਕਥਾ ਵੀ ਪ੍ਰਸਿੱਧ ਹੈ ਕਿ ਇਹ ਅਜਸ਼ਾਂ 'ਤੇ ਵੱਸਦੀ ਸਰਸੁਤੀ ਇਕ ਵਾਰ ਭਾਰਤ 
ਮੁਨੀ 'ਤੇ ਉੱਤਰੀ ਤੇ ਮਨੁੱਖ ਨੂੰ ਅੱਖਰ ਗਿਆਨ ਤੇ ਬੋਲੀ ਨਾਲ ਸ਼ਿੰਗਾਰਿਆ। ਇਸੇ ਲਈ ਇਸ ਦਾ ਇਕ ਨਾਮ ਭਾਰਤੀ ਵੀ ਹੋ 
ਗਿਆ। ਇਸ ਤੋਂ' ਸੰਸਕ੍ਰਿਤ ਵਿੱਦਿਆ ਤੁਰੀ ਮੰਨੀ ਹੈ। ਸ਼ਾਰਦਾ ਵੀ ਇਸੇ ਦਾ ਹੀ ਨਾਮ ਹੈ ਜਿਸ ਦਾ ਅਰਥ ਹੈ ਸਾਰੇ ਵਿਦਿਆ- 
ਵਿਗਿਆਨਾਂ ਦਾ (ਸਾਰ) ਤੱਤ੍ਹ ਦਾਨ ਕਰਨ ਵਾਲੀ। ਹੋਰਨਾਂ ਦੇਵੀਆਂ ਨੂੰ ਬਲੀਆਂ ਦਿੱਤੀਆਂ ਜਾਂਦੀਆਂ ਸਨ ਪਰ ਸਰਸੁਤੀ ਨੂੰ 
ਕਵੀਆਂ ਵੱਲੋਂ ਉਸਤਤੀ, ਵਿੱਦਿਆ ਤੇ ਉੱਚ ਕਵਿਤਾ ਤੇ ਬਿਘਨਾਂ ਦੀ ਨਵਿਰਤੀ ਦੀ ਯਾਚਨਾ ਆਦਿ ਸ਼ਰਧਾ ਦੇ ਫੁੱਲ ਹੀ ਭੇਟ ਹੁੰਦੇ 
ਰਹੇ। ਸਰਸੁਤੀ ਕਿਸੇ ਇਕ ਮਜ਼ਹਬ ਦੀ ਦੇਵੀ ਨਹੀਂ ਸਗੋਂ ਭਾਰਤ ਵਿੱਚ ਵੱਸਣ ਵਾਲੇ ਹਰ ਮਜ਼ਹਬ, ਫਿਰਕੇ ਤੇ ਸੰਪੂਦਾ ਦੇ ਲੋਕ 
ਇਸ ਨੂੰ ਸੁੰਦਰ ਕਵਿਤਾ ਦੀ ਦਾਤੀ ਅਣਡਿੱਠ ਸ਼ਕਤੀ ਜਾਣ ਕੇ ਇਸ ਦਾ ਆਰਾਧਨ ਕਰਦੇ ਰਹੇ ਹਨ। ਭਾਰਤ ਤੋਂ ਛੁੱਟ ਯੂਰਪ ਦੇ 
ਦੇਸ਼ਾਂ ਵਿੱਚ ਵੀ ਸ਼ਾਰਦਾ ਦਾ ਇਹੋ ਹਾਲ ਰਿਹਾ। ਦੇਖੋ ਯੂਨਾਨ ਦੇ ਪੁਰਾਣੇ ਕਵੀ 'ਮਯੂਜ਼' ਨੂੰ ਉਸੇ ਤਰ੍ਹਾਂ ਯਾਦ ਕਰਦੇ ਹਨ ਜਿਵੇਂ 
ਭਾਰਤੀ ਕਵੀ ਸਰਸੁਤੀ ਨੂੰ। ਉਹ ਆਪਣੇ ਮਹਾਂ ਕਾਵਿ ਦੇ ਅਰੰਭ ਵਿੱਚ ਜਾਂ ਵਿੱਚ ਵਿੱਚ ਜਿੱਥੇ ਕਠਨਾਈ ਪੇਸ਼ ਆਵੇ, ਯਾਦ ਕਰਦੇ 
ਤੇ ਉਸ ਤੋਂ ਕਵਿਤਾ ਵਿੱਚ ਸੁਘੜਤਾ, ਰਸ, ਚੰਗਾ ਨਿਬਾਹ ਤੇ ਉੱਚੀ ਖ਼ਿਆਲ ਉਡਾਰੀ ਦੀ ਦਾਤ ਮੰਗਦੇ ਹਨ। ਯੂਨਾਨ ਤੋਂ ਅੱਗੋਂ 
ਇਹ ਖ਼ਿਆਲ ਇਟਲੀ ਤੇ ਰੋਮ ਵਿੱਚ ਵੀ ਜਾਰੀ ਰਿਹਾ ਤੇ ਰੋਮ ਤੋਂ ਅੱਗੇ ਯੂਰਪ ਵਿੱਚ ਫੈਲ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ 
ਸਾਰਾ ਯੂਰਪ ਈਸਾਈ ਹੋ ਗਿਆ। ਦੇਵੀ- ਦੇਵਤਿਆਂ ਦੀ ਪੂਜਾ ਬੰਦ ਹੋ ਗਈ। ਈਸਾ ਤੇ ਰੂਹੁਲ- -ਕੁੱਦਸ ਦਾ ਘਰ ਘਰ ਚਰਚਾ ਹੋ 
ਗਿਆ। ਲੋਕਾਂ ਨੇ ਸਾਰੇ ਦੇਵ ਮੰਦਰ ਢਾਹ ਸੁੱਟੇ ਪਰ ਕਵੀਆਂ ਦੇ ਮਨਾਂ 'ਚੋਂ 'ਮਯੂਜ਼ਾਂ ਦਾ ਮੰਦਰ ਨਾ ਗਿਰਾ ਸਕੇ। ਇਟਲੀ ਦੇ ਪ੍ਰਸਿੱਧ 
ਮਹਾਂ ਕਵੀ 'ਡੈਂਟੇ' ਨੇ ਆਪਣੀ ਪੁਸਤਕ ਵਿੱਚ 'ਮਯੂਜ਼' ਨੂੰ ਯਾਦ ਕੀਤਾ ਹੈ। ਈਸਾਈਆਂ ਵਿੱਚ ਵੀ ਬਹੁਤ ਅਗਾਂਹ ਵਧੂ 'ਪਜੂਰੀ 
ਟੈਨਸ' ਫ਼ਿਰਕੇ ਦਾ ਇਕ ਮਹਾਨ ਕਵੀ 'ਮਿਲਟਨ' ਆਪਣੀ ਮਹਾਂ- ਕਾਵਿ ਵਿੱਚ 'ਮਯੂਜ਼' ਨੂੰ ਅਰਸ਼ਾਂ ਵਿੱਚ ਵੱਸਣ ਵਾਲੀ ਦੱਸ ਕੇ 
ਯਾਦ ਕਰਦਾ ਹੈ। ਵਧੇਰੇ ਵਿਸਥਾਰ ਲਈ ਦੇਖੋ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੰਪਾਦਿਤ ਭਾਈ ਸਾਹਿਬ ਡਾਕਟਰ ਵੀਰ ਸਿੰਘ ਦਾ ਪੰਨਾ 
੫ ਤੋਂ ੯ ਤੱਕ। ਉਪਰੋਕਤ ਸੰਖੇਪ ਜਿਹੀ ਵਿਚਾਰ ਤੋ ਇਹ ਸਿੱਧ ਹੋ ਗਿਆ ਹੈ ਕਿ ਵਾਕ, ਵਾਚ, ਸਰਸੁਤੀ ਜਾਂ ਬਾਣੀ ਕਿਸੇ ਵੀ 
ਕਵੀ ਦਾ ਇਸ਼ਟ ਦੇਵ ਨਹੀਂ, ਸਗੋਂ ਹਰ ਮਜ਼ਹਬ, ਹਰ ਫ਼ਿਰਕੇ ਤੇ ਹਰ ਸੰਪੂਦਾ ਦੇ ਸਾਰੇ ਕਵੀਆਂ ਨੇ ਬਿਨਾਂ ਵਿਤਕਰੇ ਤੋਂ ਇਸ ਨੂੰ 
ਕਵਿਤਾ ਦਾ ਉੱਚਾ ਆਵੇਸ਼ ਪ੍ਰਦਾਨ ਕਰਨ ਵਾਲੀ ਅਦਿੱਖ ਸ਼ਕਤੀ ਜਾਣ ਕੇ ਇਸ ਦਾ ਅਵਾਹਨ ਕੀਤਾ ਹੈ। ਇਹ ਇਕ ਤਰ੍ਹਾਂ ਨਾਲ 
ਗਿਆਨੀ ਜੀ ਦੇ ਪੰਥ ਪੁਕਾਸ਼ ਦੇ ਲਿਖਣ ਸਮੇਂ ਤੱਕ ਸਾਰੇ ਕਵੀਆਂ ਦਾ ਇਕ ਸੰਕੇਤ ਹੀ ਬਣ ਗਿਆ ਸੀ, ਜਿਸ ਕਰ ਕੇ ਗਿਆਨੀ 
ਗਿਆਨ ਸਿੰਘ ਨੇ ਵੀ ਹੋਰ ਸਿੱਖ ਕਵੀਆਂ ਵਾਂਗ 'ਕਵਿ-ਸੰਕੇਤ-ਮਰਯਾਦਾ' ਦਾ ਪਾਲਣ ਕਰਦਿਆਂ ਹੋਇਆਂ ਸਰਸੁਤੀ ਦਾ ਮੰਗਲ 
ਕੀਤਾ ਹੈ, ਜੋ ਇਸ ਪੁਕਾਰ ਹੈ: 

ਸ੍ਰੈਯਾ: 

ਸਸਿ ਸਾਰਦ ਪਾਰਦ ਕੁੰਦ ਮਨਿੰਦ, ਅਨਿੰਦ ਬੁਲਿੰਦ ਸਰੂਪ ਧਰੇ। 

ਭੁਜ ਦੰਡ ਪੁਚੰਡ ਸੁ ਮੰਡਤ ਬੀਨ, ਅਖੰਡ ਜਸੈਂ ਬ੍ੁਹਮੰਡ ਭਰੇ। 

ਰਿਖ ਮਾਨਵ ਦਾਨਵ ਦੇਵ ਅਦੇਵ, ਧਿਆਇ ਜਿਸੈ ਬਰ ਬੈਨ ਰਰੇ। 

ਵਹੁ ਸਾਰਸੂਹਤੀ ਕੁਮਤੀ ਹਰ, ਦੈ ਸੁਮਤੀ ਰਸਨਾ ਪਰ ਬਾਸ ਕਰੇ ॥ ੪॥ 

ਪਦਅਰਥ: 

ਸਸਿ ਸਾਰਦ=ਸਰਦਰੁੱਤ ਦਾ ਚੰਦੁਮਾ। ਪਾਰਦ=ਪਾਰਾ। ਕੁੰਦ=ਮਰਤਬਾਨ ਦਾ ਫੁੱਲ। ਮਨਿੰਦ=ਵਰਗਾ। ਅਨਿੰਦ=ਉਸਤਤ ਯੋਗ। 
ਬੁਲਿੰਦ=ਉੱਚਾ, ਭਾਰੀ, ਵੱਡਾ। ਭੁਜਦੰਡ-ਬਾਹਾਂ ਦੇ ਡੌਲੇ। ਪੁਚੰਡ=ਤਿੱਖੇ, ਬਲਵਾਨ। ਮੰਡਤ ਬੀਨ=ਬੀਨ ਨਾਲ ਸਜੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਹੀ 


ਅਖੰਡ=ਲਗਾਤਾਰ। ਜਸੈਂ=ਜਸ ਨਾਲ। ਦਾਨਵ=ਦਾਨੋ, ਰਾਖਸ਼। ਦੇਵ=ਦੇਵਤੇ। ਅਦੇਵ=ਦੈਂਤ। ਬਰ ਬੈਨ ਰਰੇ=ਚੰਗੇ ਬਚਨ 
ਉਚਾਰਦੇ ਹਨ। ਕੁਮਤੀ ਹਰ=ਖੋਟੀ ਮਤ ਮੇਟ ਕੇ। ਦੈ ਸੁਮਤੀ=ਚੰਗੀ ਮਤਿ ਦੇ ਕੇ। 


ਰ (ਜਿਸ ਸਰਸੁਤੀ ਨੇ) ਸਰਦਰੁੱਤ ਦੇ ਚੰਦੂਮਾ, ਪਾਰੇ ਤੇ ਮਰਤਬਾਨ ਦੇ ਫੁੱਲ ਵਰਗਾ ਭਾਰੀ ਉਸਤਤ ਯੋਗ ਸਰੂਪ ਧਾਰਿਆ 
ਹੈ। 
ਜਿਸ ਦੀਆਂ ਬਾਹਾਂ ਦੇ ਬਲਵਾਨ ਡੌਲੇ ਵੀਣਾ (ਸਾਜ਼) ਨਾਲ ਚੰਗੇ ਸਜੇ ਹੋਏ ਹਨ ਅਤੇ ਜਿਸ ਦੇ ਅਖੰਡ ਜਸ ਨਾਲ ਸਾਰਾ 
ਬੁਹਮੰਡ ਭਰਿਆ ਹੋਇਆ ਹੈ। 
ਜਿਸ ਨੂੰ ਰਿਖੀ, ਮਨੁੱਖ, ਦੇਵਤੇ ਅਤੇ ਦੈੱਤ ਧਿਆ ਕੇ ਚੰਗੇ ਬਚਨ ਉਚਾਰਦੇ ਹਨ। 
ਉਹ ਸਰਸੁਤੀ (ਮੇਰੀ) ਖੋਟੀ ਮਤਿ ਮੀਟ ਕੇ ਤੇ ਚੰਗੀ ਮਤਿ ਦੇ ਕੇ (ਮੇਰੀ)ਰਸਨਾ 'ਤੇ ਵਾਸਾ ਕਰੇ। 


ਇਹ ਗੱਲ ਤਾਂ ਅਸੀਂ ਪਿੱਛੇ ਚੰਗੀ ਤਰ੍ਹਾਂ ਖੋਲ੍ਹ ਕੇ ਸਪੱਸ਼ਟ ਕਰ ਹੀ ਆਏ ਹਾਂ ਕਿ ਕਵੀ ਭਾਵੇਂ ਕਿਸੇ ਵੀ ਮਜ਼੍ਹਬ, ਫ਼ਿਰਕੇ 
ਜਾਂ ਧਰਮ ਨਾਲ ਸੰਬੰਧ ਰੱਖਦਾ ਸੀ, ਉਸ ਨੇ ਆਪਣੀ ਅਤਿ ਉੱਤਮ ਕਾਵਿ ਰਚਨਾ ਦੀ ਦਸ਼ਾ ਨੂੰ 'ਆਵੇਸ਼ਕ ਦਸ਼ਾ' ਅਨੁਭਵ ਕੀਤਾ 
ਹੈ ਤੇ ਉਸ 'ਆਵੇਸ਼' ਨੂੰ ਅਦਿੱਖ ਸੰਸਾਰ ਵਿੱਚੋਂ ਰੂਹਾਨੀ ਵਿਅਕਤੀ ਵਾਲਾ ਸਮਝਿਆ ਹੈ। ਉਸ ਦਾ ਨਾਮ ਵਿਅਕਤੀ ਤੇ ਚਰਿਤ੍ਰ 
ਭਾਵੇਂ ਅੱਡ-ਅੱਡ ਕਲਪਿਆ ਹੋਵੇ, ਆਵੇਸ਼ ਕਿਸੇ ਨਾ ਦਿੱਸਣ ਵਾਲੀ ਸ਼ਕਤੀ ਜਾਂ ਵਿਅਕਤੀ ਵੱਲੋਂ ਮੰਨ ਕੇ ਉਸ ਨੂੰ ਯਾਦ ਕੀਤਾ 
ਹੈ। ਉਨ੍ਹਾਂ ਪ੍ਰਾਚੀਨ ਭਾਰਤੀ ਕਵੀਆਂ ਵਾਂਗ ਹੀ ਗਿਆਨੀ ਗਿਆਨ ਸਿੰਘ ਜੀ ਨੇ ਵੀ ਆਪਣਾ ਉੱਤਮ ਮਹਾਂ ਕਾਵਿ ਗ੍ਰੰਥ ਸ੍ਰੀ ਗੁਰੁ 
ਪੰਥ ਪ੍ਰਕਾਸ਼ ਨੂੰ ਅਰੰਭ ਕਰਨ ਤੋ ਪਹਿਲਾਂ ਮਹਾਂ ਕਵੀ ਹੋਣ ਦੇ ਨਾਤੇ ਇਸ ਪ੍ਰਾਚੀਨ ਕਾਵਿ-ਪਰੰਪਰਾ ਨੂੰ ਵੀ ਅਪਣਾ ਲਿਆ ਹੈ। 
ਦੂਜਾ ਕਾਰਨ ਇਹ ਕਿ ਉਨ੍ਹਾਂ ਦੇ ਅਧਿਐਨ ਦਾ ਘੇਰਾ ਜ਼ਿਆਦਾਤਰ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਸਾਹਿੱਤ ਤੱਕ ਹੀ ਮਹਿਦੂਦ ਸੀ, 
ਜਿਸ ਦਾ ਉਨ੍ਹਾਂ ਦੇ ਮਨ 'ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਸੋ ਉਨ੍ਹਾਂ ਨੇ ਇਹ ਸਰਸੁਤੀ ਮੰਗਲ ਕੇਵਲ ਤੇ ਕੇਵਲ 'ਕਵਿ ਸੰਕੇਤਕ 
ਮਰਯਾਦਾ' ਜਾਂ 'ਕਵਿ ਮਨ ਹੁਲਾਸ' ਜਾਣ ਕੇ ਹੀ ਕੀਤਾ ਹੈ। ਉੱਵ ਉਹ ਇਕ ਅਕਾਲ ਪੁਰਖ ਦੇ ਉਪਾਸ਼ਕ, ਦਸ ਗੁਰੂ ਸਾਹਿਬਾਨ, 
ਸ੍ਰੀ ਗੁਰੂ ਗੁੰਥ ਸਾਹਿਬ ਤੇ ਖ਼ਾਲਸਾ ਪੰਥ ਦੇ ਅਨੰਨਿ ਸ਼ਰਧਾਵਾਨ ਸਿੱਖ ਕਵੀ ਸਨ। ਗੁਰਮਤਿ ਨਾਮ (ਵਾਹਿਗੁਰੂ) ਦੇ ਵਿਸ਼ਵਾਸੀ ਤੇ 
ਅਭਿਆਸੀ ਸਨ। ਸਿੱਖ ਰਹਿਤ ਮਰਯਾਦਾ ਨੂੰ ਸਹੀ ਰੂਪ ਵਿੱਚ ਪ੍ਰਚਾਰਣ ਦੇ ਮੋਢੀ ਤੇ ਸਿੰਘ ਸਭਾ ਲਹਿਰ ਵਰਗੀ ਧਰਮ ਤੇ ਸਮਾਜ 
ਸੁਧਾਰਕ ਲਹਿਰ ਦੇ ਜਨਮ ਦਾਤਾ ਸਨ। ਇਹ ਤੱਤ ਉਨ੍ਹਾਂ ਦੀਆਂ ਹੋਰ ਸਾਰੀਆਂ ਰਚਨਾਵਾਂ ਅਤੇ ਸ੍ਰੀ ਗੁਰੁ ਪੰਥ ਪ੍ਰਕਾਸ਼ ਵਿੱਚ ਰਚੇ 
ਗਏ ਮੰਗਲਾਂ ਤੇ ਹੋਰ ਅੱਡ-ਅੱਡ ਥਾਵਾਂ 'ਤੇ ਆਏ ਗੁਰੂ ਜਸ ਦੇ ਛੰਦਾਂ ਤੇ ਕਾਵਿ ਅੰਸ਼ਾਂ ਤੋਂ ਭਲੀ ਭਾਂਤ ਪ੍ਰਤੱਖ ਦੇਖਿਆ ਜਾ ਸਕਦਾ 
ਹੈ। ਉਨ੍ਹਾਂ ਦੀ ਰਚਨਾ ਦੇ ਕੁਝ ਕੁ ਕਾਵਿ ਅੰਸ਼ ਨਮੂਨੇ ਵਜੋਂ ਹੇਠ ਦਰਜ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਉਨ੍ਹਾਂ ਦੀ ਇਸ਼ਟਾਪਤੀ, 
ਧਾਰਮਿਕ ਵਿਸ਼ਵਾਸ਼ ਤੇ ਸਿੱਖੀ ਲਈ ਅਟੱਲ ਯਕੀਨ ਸਾਫ਼ ਤੇ ਸਪੱਸ਼ਟ ਝਲਕਦਾ ਦਿੱਸ ਪਏਗਾ: 
ਅਬੈ ਕ੍ਰਿਪਾਲ ਹੂਜੀਏ ਦਿਆਲ ਦਾਸ ਖਾਸ ਧੈ, ਨਿਰਾਸ ਔਰ ਠੌਰ ਤੈ ਭਯੋ ਹੁਲਾਸ ਹੀਨ ਮੈਂ। 
ਨ ਔਰ ਆਸ ਕੋਇ ਦਾਸ ਰਾਵਰੋ ਸਦੈਂਹੁ ਏਕੁ, ਹੈ ਭਰੋਸ ਲਾਜ ਨਾਮ ਕੀਰਥੈਹੁਂ ਪੀਨ ਮੈਂ ॥੨॥ 
ਸੁਨਯੋ ਅਨੰਤ ਸੰਤ ਤੈਂ ਗੁਰੂ ਗੂੰਥ ਭੀ ਕਹੈ, ਤਰਾਇ ਹੈਂ ਗੁਰੂ ਗੋਬਿੰਦ ਸਿੰਘ ਜੂ ਉਦਾਰਿਯੇ। 
ਇਸੀ ਭਰੋਸ ਪੈ ਚੜਯੋ ਜਹਾਜ ਆਜ ਰਾਵਰੇ, ਰਖੈਹੁ ਲਾਜ ਨਾਮ ਕੀ ਭਵਾਂ ਬੁਧੈ ਉਬਾਰਿਯੇ ॥੨੩॥ 
ਸੁਨੈਹੁ ਪੰਥ ਖਾਲਸਾ ਨਿਰਾਲਸਾ ਕਮਾਲਸਾ, ਦਿਆਲਸਾ ਬਿਸਾਲਸਾ ਥਵੈਹੁ ਦਾਸ ਜਾਨ ਕੈ। 
ਲਖੈਹੁ ਦਾਸ ਬਾਲਸਾ ਤੁਮੈਂ ਸਦੈਹੁਂ ਪਾਲਸਾ, ਯੁਤੈਹੁਂ ਦੋਸ ਮਾਲਸਾ ਨ ਖਿਆਲਸਾ ਕਿਛਾਨ ਕੈ ॥੨੬॥ 

(ਸ੍ਰੀ ਗੁਰੁ ਪੰਥ ਪ੍ਰਕਾਸ਼ ਉਤ੍ਰਾਰਧ ਬਿਸ੍ਰਾਮ ੧) 

ਉਪ੍ਰੋਕਤ ਨਮੂਨੇ ਮਾਤ੍ਹ ਛੰਦਾਂ ਤੋਂ ਕਵੀ ਜੀ ਦੀ ਗੁਰੂ ਸਾਹਿਬਾਨ ਤੇ ਖ਼ਾਲਸਾ ਪੰਥ ਪ੍ਰਤੀ ਸ਼ਰਧਾ ਤੇ ਇਸਟਾਪਤੀ ਦਾ ਭਲੀ 
ਭਾਂਤ ਪਤਾ ਲਗ ਜਾਂਦਾ ਹੈ। ਜ਼ਰਾ ਗਹੁ ਨਾਲ ਤੱਕੋ ਕਿ ਹੋਰ ਸਾਰੀਆਂ ਆਸਾਂ ਵੱਲੋਂ ਨਿਰਾਸ ਹੋ ਕੇ ਕੇਵਲ ਗੁਰੂ ਭਰੋਸੇ ਤੇ ਸਿੱਖੀ ਦੇ 
ਜਹਾਜ਼ 'ਤੇ ਚੜ੍ਹਨ ਵਾਲਾ ਆਪਣੇ ਆਪ ਨੂੰ ਖ਼ਾਲਸਾ ਪੰਥ ਦਾ ਪਾਲਕ-ਦਾਸ ਅਖਵਾਉਣ ਵਿੱਚ ਗੌਰਵ ਅਨੁਭਵ ਕਰਨ ਵਾਲਾ 





16 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਿਆਨੀ ਗਿਆਨ ਸਿੰਘ ਸਰਸੁਤੀ ਨੂੰ ਬਤੌਰ ਇਸ਼ਟ ਕਿਵੇਂ ਯਾਦ ਕਰ ਸਕਦਾ ਹੈ? ਕਵੀ ਜੀ ਆਪਣੇ ਆਪ ਨੂੰ ਗੁਰੂ ਕਾ ਸਿੱਖ 
ਅਖਵਾਉਣ ਵਿੱਚ ਫ਼ਖ਼ਰ ਮਹਿਸੂਸ ਕਰਦੇ ਹਨ ਤੇ ਇਹ ਅਟੱਲ ਵਿਸ਼ਵਾਸ਼ ਰੱਖਦੇ ਹਨ ਕਿ ਆਪਣੇ ਅੰਦਰ ਹਜ਼ਾਰਹਾ ਅਉਗਣਾਂ ਦੇ 
ਹੁੰਦਿਆਂ ਹੋਇਆਂ ਵੀ 'ਕੇਵਲ ਸਿੱਖ ਨਾਮ ਜਾਂ ਸਿੱਖ ਮਾਤ ਹੋਣ 'ਤੇ ਹੀ ਗੁਰੂ ਜੀ ਮੈਨੂੰ ਜ਼ਰੂਰ ਹੀ ਤਾਰ ਲੈਣਗੇ'। ਇਸ ਅਨੌਨਿ 
ਸ਼ਰਧਾ ਦੀ ਤਸਵੀਰ ਉਹ ਆਪ ਐਉਂ ਖਿੱਚਦੇ ਹਨ: 
ਬੀਰ ਨ ਧੀਰ ਨ ਸੱਤ ਪੁਤੱਗਯ ਨ, ਤੱਗ ਨ ਲੱਗ ਨ ਪ੍ਰੇਮ ਜੀਆ ਕੋ। 
ਜਾਪ ਨ ਤਾਪ ਨ ਨੇਮ ਨ ਸੰਜਮ, ਇੰਦੀ ਮਨ ਨਹਿ ਜੀਤ ਲੀਆ ਕੋ। 
ਧਯਾਨ ਨ ਗਯਾਨ ਨ ਪੁਰਬ ਇਸ਼ਨਾਨ ਨ, ਖਾਨ ਨ ਪਾਨ ਨ ਦਾਨ ਦੀਆ ਕੋ। 
ਸੋ ਕਰਨੀ ਤਰਨੀ ਵਰ ਨ, ਤਰਨਾ ਸਿਖ ਨਾਮ ਭਰੋਸ ਹੀਆ ਕੋ ॥੧॥ 
ਹੋਂ ਕੁਟਲੀ ਕਪਟੀ ਖਪਟੀ ਪੁਰ ਪਾਪਕ, ਤਾਪਕ ਖਾਪਕ ਜੀਆ। 
ਕੂਰ ਕੂਰ ਅਘੀ ਅਗੁਨੀ ਸਠ, ਕਾਮੀ ਕੁਗਾਮੀ ਬਦੀ ਰਹਿ ਜੀਆ। 
ਦੰਭ ਦਗਾ ਦੁਖਦਾ ਦੁਰਚਾਰ ਕਰੇ ਬਹੁ, ਨੇਕ ਸੁ ਏਕ ਨ ਕੀਆ। 
ਐਪਰ ਗਯਾਨ ਹਰੀ ਸਿੱਖ ਮਾੜ੍ਹ, ਤਾਰਹਿਗੇ ਗੁਰ ਹੈ ਦਿਢ ਜੀਆ ॥੨॥ 
(ਸੂਰੀ ਗੁਰ ਪੰਥ ਪ੍ਰਕਾਸ਼ ਪੂਰਬਾਰਧ ਬਿਸ੍ਰਾਮ ੯) 
ਦੂਜੀ ਉਦਾਸੀ ਸਮੇਂ ਦੱਖਣ ਦੇ ਇਲਾਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਕਤੀ (ਦੇਵੀ) ਦੇ ਪੂਜਕ ਮਿਲੇ ਤੇ ਉਨ੍ਹਾਂ 
ਸ਼ਕਤੀ ਦੇ ਗੁਣ ਗਾਏ ਤੇ ਪੂਜਣ ਦੇ ਲਾਭ ਦੱਸੇ ਤਾਂ ਉਨ੍ਹਾਂ ਦੇ ਉਤਰ ਵਿੱਚ ਹਜ਼ੂਰ ਨੇ ਜੋ ਬਚਨ ਕਹੇ, ਕਵੀ ਜੀ ਨੇ ਉਨ੍ਹਾਂ ਨੂੰ ਆਪਣੇ 
ਸ਼ਬਦਾਂ ਵਿੱਚ ਐਉਂ ਅੰਕਤ ਕੀਤਾ ਹੈ: 
ਤਾਂ ਪਰ ਗੁਰ ਯੌ' ਗਿਰਾ ਉਚਾਰੀ। ਅਹੋਂ ਛੋਡ ਨਰ ਪੂਜਹਿ ਨਾਰੀ। 
ਨਾਰ ਪੁਰਖ ਕਾ ਜੋੜਾ ਜੇਤੋਂ। ਹੈ ਕਰਤਾਰ ਉਪਾਯੋ ਤੇਤੋ ॥ ੨੫॥ 
ਨਾਰੀ ਸਦਾ ਪੁਰਖ ਆਧੀਨਾ। ਤਾਂ ਤੇ ਫਲ ਚਹੈਂ ਮੂਢ ਪ੍ਰਬੀਨਾ। 
ਈਸ਼ਰ ਦੇਵ ਰਚ ਜਜੋਂ ਔਰੈਂ। ਦੇਵੀ ਰਚੀ ਲਖੋ ਤਿਸ ਤੌਰੈਂ ॥੨੬॥ 
ਪੀਪੇ ਭਗਤ ਅਰਾਧੀ ਜਬੈ। ਦੇ ਨਹਿ ਸਕੀ ਮੁਕਤਿ ਤਿਹ ਤਬੈ। 
ਫਿਰ ਜਢ ਮੂਰਤਿ ਧੂਰਤ ਪੂਜੈਂ। ਚੇਤਨ ਦੇਵ ਨ ਜਿਨ ਕੋ ਸੂਝੈ ॥ ੨੭॥ 
ਸੁਨਿ ਗੁਰ ਬੈਨ ਐਨ ਸੁਖਦਾਈ। ਭਏ ਭਗਤ ਹਰਿ ਸੋਂ ਮਨ ਲਾਈ। 

(ਸਰੀ ਗੁ: ਪੰ: ਪੁ: ਪੂ: ਬਿ: ੯ ਅੰ: ੨੫ ਤੋਂ ੨੮) 
ਪਰਮ ਪਾਵਨ ਸ੍ਰੀ ਲਹਿਣਾ ਜੀ ਜਦ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤਾਂ ਉਨ੍ਹਾਂ ਦੇ ਸਾਰੇ ਸਾਥੀਆਂ ਨੂੰ ਉਹੋ ਅਸ਼ਟ 
ਭੁਜੀ ਦੇਵੀ ਗੁਰੂ ਘਰ 'ਚ ਝਾੜੂ ਦੇਂਦੀ ਦਿਖਾਈ ਜਿਸ ਦੇ ਉਹ ਦਰਸ਼ਨਾਂ ਨੂੰ ਜਾ ਰਹੇ ਸਨ: 
ਗੁਰ ਬੂਝਯੋ ਤੁਮ ਕਹਾ ਜੈਹੋ, ਕਹਯੋ ਦੇਵੀ ਦਰਸ ਕੋ। 
ਗੁਰ ਕਹਯੋ ਈਹਾ ਦਰਸ ਹੂੰ ਹੈ, ਲਹਯੋ ਸਭ ਮਨ ਹਰਸ ਕੋ। 
ਜਿਮ ਕਹਾ ਥਾਂ ਗੁਰ ਤੈਸ ਹੀ ਭਯੋ, ਦਰਸ ਸਭ ਕੋ ਦੇਵਿ ਕਾ। 
ਗੁਰ ਦੁਆਰ ਠਾਢੀ ਅਸ਼ਟ ਭੁਜਿ, ਸਹਿ ਸਿੰਘ ਬੀਰ ਅਭੇਵਕਾ ॥ ੨੫॥ 
ਇਨ ਸਬਨ ਸ਼ਕਤੀ ਕਰਤ ਭਗਤੀ, ਗੁਰੂ ਕੀ ਜਬ ਹੇਰੀਆ। 
ਫਿਰ ਗਏ ਸਬ ਕੇ ਤੁਰਤ ਹੀ ਮਨ, ਸਿਖ ਭੇ ਬਿਨ ਦੇਰੀਆ। 

(ਸਰੀ ਗੁ: ਪੰ: ਪੁ: ਪੂ: ਬਿ: ੧੩, ਅ: ੨੫ ਤੇ ੨੬) 


ਅਸ਼ਟ ਭੁਜੀ ਇਕ ਦਿਵਸ, ਗੁਰੂ ਕਾ ਦੁਆਰ ਬੁਹਾਰਤ। 
ਪਿਖ ਲਹਿਣਾ ਭਰ ਮੋਦ, ਪੁਨਹਿ ਪੁਨ ਗੁਰਹਿ ਜੁਹਾਰਤ। 


(ਸ੍ਰੀ ਗੁ: ਪੰ: ਪੁ: ਅੰ: ਐਂ: ਛਾਪਾ ਪੱਥਰ ਪੰਨਾ ੫੪) 
ਇਕ ਹੋਰ ਥਾਂ ਐਉੱ' ਲਿਖਦੇ ਹਨ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 17 


ਅੰਡ ਨਿਕਾਇ ਬਨਾਇ ਥਿਰਾਇ, ਖਪਾਇ ਧਰੈ ਜੁ ਚਹੈ ਕਰ ਡਾਰੈ। 
ਸਾਰਦ ਨਾਰਦ ਸੇਸ ਮਹੇਸ, ਰਟੈਂ ਗੁਨ ਬੇਸ ਲਹੈਂ ਨਹਿ ਪਾਰੈ। 
ਜੋ ਸ਼ਕਤੀ ਜਗਤੀ ਭਗਤੀ, ਜਿਹ ਆਇ ਸ੍ਰੀ ਗੁਰ ਦ੍ਰਾਰ ਬੁਹਾਰੈ ॥ ੨੦॥ 
(ਸਰੀ ਗੁ: ਪੰ: ਪੂ: ਬਿ: ੧੨, ਅੰਕ ੨੦) 
ਇਕ ਅਕਾਲ ਪੁਰਖ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਪੂਜਨ ਨੂੰ ਕਵੀ ਜੀ ਮੁੱਢ ਛੱਡ ਕੇ ਪੱਤਿਆਂ ਟਾਹਣੀਆਂ ਤੇ ਫਲਾਂ 
ਫੁਲਾਂ ਨੂੰ ਪਾਣੀ ਸਿੰਜਣ ਦੇ ਤੁਲ ਕਹਿੰਦੇ ਹਨ: 
ਅਬ ਲੇਹੁ ਉਤਰ ਏਹੁ ਸਭ ਹੀ ਕਹੋਂ ਠੀਕ ਪਛਾਨੀਏ। 
ਹੈ ਏਕ ਪੁਰਖ ਅਕਾਲ ਗੁਰ ਕਾ, ਇਸ਼ਟ ਨੀਕੇ ਜਾਨੀਏ। 
ਨਹਿ ਪਰਮ ਈਸ਼ਰ ਏਕ ਤਜ ਕਰਿ, ਭਜਯੋ ਔਰੈਂ ਦੇਵ ਕੋ। 
ਅਬ ਰੀਤਿ ਸੋਈ ਆਹਿ ਗੁਰ ਕੇ ਪੰਥ ਮਾਹਿ ਨ ਭੇਵ ਕੋ। 
ਤਜ ਏਕ ਪੁਰਖ ਅਕਾਲ ਕੋ, ਨਰ ਔਰ ਦੇਵਹਿ ਕੋ ਭਜੈ। 
ਵਹਿ ਮੂਲ ਨਿਜ ਤੈ ਭੂਲ ਕੈ ਦਲ ਫੂਲ ਸਾਖਾ ਕੋ ਜਜੈ। 
(ਸ੍ਰੀ ਗੁ: ਪੰ: ਪੁ: ਅੰ: ਐ: ਛਾਪਾ ਪੱਥਰ ਪੰ: ੧੬੨) 
ਗੁਰੂ ਜੀ ਨੂੰ ਹੀ ਸਾਰੇ ਮੰਗਲਾਂ ਦਾ ਮੁੱਢ ਮੰਨਦਿਆਂ ਹੋਇਆਂ ਕਵੀ ਜੀ ਖ਼ੁਦ ਐਉਂ ਲਿਖਦੇ ਹਨ: 
ਸਰਬ ਇਸ਼ਟ ਮਤ ਗੁਰੁ ਅਨਕੂਲਾ। 
ਤਾਂ ਤੇ ਗੁਰ ਮਮ ਮੰਗਲ ਮੂਲਾ। 
(ਸੀ ਗੁ: ਪ: ਪੁ: ਬਿ: ੨, ਅੰ: ੪) 


੪. ਸੀ ਅਕਾਲ ਪੁਰਖ ਜੀ ਦਾ ਮੰਗਲ। 


ਸੈਯਾ: 

ਸਤਿ ਚੇਤਨ ਆਨੰਦ ਹੋ ਰਛਪਾਲ, ਅਕਾਲ ਦਿਆਲ ਉਤਾਲ ਢਰੈਂ। 

ਕਰਿ ਬੁੱਧਿ ਬਿਸੁੱਧ ਭਰੇ ਗੁਨ ਸੁੱਧ, ਕਰੁੱਧ ਵਿਰੁੱਧ ਕੁਬੁੱਧਿ ਹੈਂ। 

ਕਲਿ ਕਾਲ ਕਰਾਲ ਕੁਚਾਲ ਜਿਤੀ, ਤਿਸ ਜਾਲ ਜਵਾਲ ਤੇ ਰੱਖ ਕਰੈਂ। 

ਦੁਖ ਦਾਰਦ ਦੁੰਦ ਨਿਕੰਦ ਬੁਲੋਦ, ਅਨੰਦ ਅਮੰਦ ਸ੍ਛੰਦ ਭਰੈਂ ॥੫ ॥ 

ਪਦਅਰਥ: 

ਸਤਿ=ਜੋ ਵਾਸਤਵ ਵਿੱਚ ਹੋਵੇ, ਅਸਲੀ ਵਜੂਦ, ਤਿੰਨਾਂ ਸਮਿਆਂ ਵਿੱਚ ਜੋ ਨਾਸ਼ ਨਾ ਹੋਵੇ, ਨਿੱਤਰਹਿਣ ਵਾਲਾ, ਅਬਿਨਾਸੀ, ਸਦਾ 
'ਹੈ' ਰੂਪ, ਜਿਸ ਨੂੰ ਕਿਸੇ ਥਾਂ ਜਾਂ ਕਿਸੇ ਸਮੇਂ 'ਨਹੀਂ' ਨ ਆਖਿਆ ਜਾ ਸਕੇ। ਚਿਤ=ਚੈਤੱਨਯ, ਜਿਉਂਦਾ ਜਾਗਦਾ, ਗਜਾਨ ਸਰੂਪ, 
ਜਿਸ ਵਿੱਚ ਪੂਰਨ ਗਯਾਨ ਦਾ ਨਿਵਾਸ ਹੋਵੇ। ਆਨੰਦ=ਅਨੰਦ, ਪ੍ਰਸੰਨਤਾ, ਖ਼ੁਸ਼ੀ, ਪ੍ਰਸੰਨਤਾ ਰੂਪ ਵਾਲਾ। ਜਿਸ ਦਾ ਵਜੂਦ 
ਉਮਾਹ, ਖ਼ੁਸ਼ੀ, ਮੰਗਲ ਤੇ ਖੇੜਾ ਹੈ। ਅਨੰਦ ਕੇਵਲ ਉਸ ਦਾ ਗੁਣ ਹੀ ਨਹੀਂ ਸਗੋਂ ਉਸ ਦਾ ਸਰੂਪ ਹੈ। ਹ੍ਰੈ=ਹੋ ਕੇ। 
ਰਛਪਾਲ=ਰੱਖਿਆ ਕਰਨ ਵਾਲਾ। ਅਤੇ ਪਾਲਣਾ ਕਰਨ ਵਾਲਾ। ਅਕਾਲ=ਕਾਲ-ਰਹਿਤ, ਮੌਤ ਤੋਂ ਬਿਨਾ, ਅਬਿਨਾਸ਼ੀ। 
ਦਿਆਲ=ਦਇਆ ਕਰਨ ਵਾਲਾ, ਬਖ਼ਸ਼ਿੰਦ। ਉਤਾਲ=ਬਹੁਤ ਛੇਤੀ। ਢਰੈਂ=ਢਲਦਾ ਹੈ, ਪੰਘਰਦਾ ਹੈ, ਤਰਸ ਕਰਦਾ ਹੈ, 
ਬਖ਼ਸ਼ਸ਼ ਕਰਦਾ ਹੈ। ਕਰਿ=ਕਰਕੇ। ਬੁੱਧਿ=ਬੁਧੀ ਨੂੰ। ਵਿਸੁੱਧ=ਬਹੁਤ ਪਵਿੱਤਰ। ਭਰੇ=ਭਰਦਾ ਹੈ। ਗੁਣ ਸੁਧ=ਚੰਗੇ ਗੁਣਾਂ ਨਾਲ। 
ਕਰੁੱਧ=ਕਰੋਧ। ਵਿਰੁੱਧ=ਵੈਰ। ਕੁਬੁਧਿ=ਖੋਟੀ ਬੁੱਧੀ। ਹਰੈ=ਨਾਸ ਕਰਦਾ ਹੈ। ਕਲਿ=ਕਲਜੁਗ ਦਾ। ਕਾਲ=ਸਮਾਂ। 
ਕਰਾਲ=ਭਿਆਨਕ, ਡਰਾਉਣਾ। ਕੁਚਾਲ=ਖੋਟੀ ਚਾਲ। ਜਿਤੀ=ਜਿਤਨੀ ਹੈ। ਜਾਲ=ਸਮੂੰਹ। ਜਵਾਲ=ਅੱਗ। ਤੈ=ਤੋਂ। 
ਦੁੱਖ=ਜੰਮਣ-ਮਰਨਰੂਪ (ਅ) ਉਪੱਦੂਵ। ਦਾਰਿਦ=ਗ਼ਰੀਬੀ। ਦੁੰਦ=ਦ੍ਰੰਦੂ, ਦੋ ਵਿਰੋਧੀ ਵਸਤਾਂ ਦਾ ਜੋੜਾ। (ਨੋਟ: 'ਦੁਖ ਦੁੰਦ' ਨੂੰ 





18 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਕੱਠਾ ਮੰਨ ਕੇ ਵੱਡ ਦੁੱਖ]। ਬੁਲੌਦ=ਉੱਚਾ। ਅਮੰਦ=ਜੋ ਮੰਦਾ ਨ ਹੋਵੇ, ਸ੍ਰੇਸ਼ਟ, ਉੱਤਮ। ਸਰਛੰਦ= ਆਪਣੀ ਇੱਛਾ ਅਨੁਸਾਰ, 

ਸੁਤੰਤਰ। ਭਰੈਂ=ਭਰ ਦੇਂਦਾ ਹੈ। 

ਅਰਥ: 

੧. __ ਸਤਿ, ਚਿਤ, ਅਨੰਦ (ਸਰੂਪ) ਅਕਾਲ ਪੁਰਖ (ਆਪਣੇ ਦਾਸਾਂ ਦੀ) ਰੱਖਿਆ ਤੇ ਪਾਲਣਾ ਕਰਨ ਵਾਲਾ ਹੈ (ਉਹ ਸੇਵਕਾਂ 
'ਤੇ) ਦਇਆਲ ਹੋ ਕੇ ਛੇਤੀ ਬਖ਼ਸ਼ਸ਼ ਕਰਦਾ ਹੈ। 

੨. __ ਬੁੱਧੀ ਨੂੰ ਬਹੁਤ ਪਵਿੱਤਰ ਕਰ ਕੇ ਚੰਗੇ ਗੁਣਾਂ ਨਾਲ ਭਰਦਾ ਹੈ ਅਤੇ ਕਰੋਧ, ਵੈਰ ਤੇ ਖੋਟੀ ਬੁੱਧੀ ਨੂੰ ਨਾਸ ਕਰਦਾ ਹੈ। 
ਕਲਜੁਗ ਦੇ ਭਿਆਨਕ ਸਮੇਂ ਦੀ ਖੋਟੀ ਚਾਲ ਦੀ ਜਿੰਨੀ ਸਾਰੀ ਅੱਗ ਹੈ ਤਿਸ ਤੋਂ (ਸੇਵਕਾਂ ਦੀ) ਰੱਖਿਆ ਕਰਦਾ ਹੈ। 
(ਉਹ) ਵੱਡੇ ਦੁੱਖ ਤੇ ਗ਼ਰੀਬੀ ਨੂੰ ਦੂਰ ਕਰ ਕੇ ਉੱਚੇ ਤੇ ਸ੍ਰੇਸ਼ਟ ਅਨੰਦ ਨਾਲ (ਸੇਵਕਾਂ ਦੇ ਹਿਰਦੇ ਉਨ੍ਹਾਂ ਦੀ) ਆਪਣੀ 
ਇੱਛਾ ਅਨੁਸਾਰ ਭਰ ਦੇਂਦਾ ਹੈ। 
ਕਵੀ ਜੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਨੂੰ ਸਤਿ ਚਿੱਤ ਤੇ ਅਨੰਦ ਕਹਿੰਦੇ ਹਨ। ਸਤਿ ਇਸ ਲਈ ਕਿ ਉਹ 'ਹੈ' 
ਹੈ, ਚਿਤ='ਉਹ ਜਾਣਦਾ ਹੈ' ਭਾਵ ਗਿਆਨ ਸਰੂਪ ਹੈ, ਅਨੰਦ- ਉਹ ਸੁਖ ਸਰੂਪ ਹੈ। ਇਹ ਉਸ ਵਾਹਿਗੁਰੂ ਜੀ ਦੇ 
ਸਰੂਪ ਲੱਛਣ ਹਨ ਉਸ ਦੇ ਵਜੂਦ ਦਾ ਵਰਣਨ ਹੈ। ਫਿਰ ਉਹ ਛੇਤੀ ਢਲਣ ਵਾਲਾ ਕਲਜੁਗੀ ਕੁਚਾਲਾਂ ਦੀ ਅੱਗ ਤੋਂਰਾਖਾ, 
ਪਾਲਕ ਤੇ ਬਖਸ਼ੰਦ ਹੈ। ਦਾਸਾਂ ਦੇ ਅੰਦਰੋਂ ਬੁਰਾਈਆਂ ਮੇਟ ਕੇ ਚੰਗਿਆਈਆਂ ਭਰ ਦੇਣ ਵਾਲਾ ਹੈ। ਇਨ੍ਹਾਂ ਸ਼ਬਦਾਂ ਤੋਂ 
ਕਵੀ ਜੀ ਇਕ ਦੇ ਉਪਾਸ਼ਕ, ਇਕ ਦੇ ਪ੍ਰੇਮੀ ਗੁਰ ਸਿਖ ਭਗਤ ਜਾਪਦੇ ਹਨ, ਵਾਹਿਗੁਰੂ ਵਿੱਚ ਜੁੜੀ ਹੋਈ ਆਤਮਾ 
ਵਿੱਚੋਂ ਹੀ ਵਾਹਿਗੁਰੂ ਜੀ ਦੇ ਦੈਵੀ ਗੁਣਾਂ ਦਾ ਝਲਕਾਰਾ ਪੈਂਦਾ ਹੈ। 

ਸਤਿਗੁਰਾਂ ਤੋਂ ਪਹਿਲਾਂ ਦੀ ਹਾਲਤ। 


ਜਬ ਘੋਰ ਕਲੀ ਫਰ ਜੋਰ ਗਯੋ, ਨਰ ਚੋਰ ਲਵਾਰ ਅਪਾਰ ਭਏ। 


ਨਿਪ ਮੂਢ ਮਲੀਨ ਮਲੇਛ ਮਹਾਂ, ਦੁਖ ਦਾਨ ਪਠਾਨ ਜਹਾਨ ਛਏ। 

ਸਦ ਗ੍ਰੰਥ ਗੁਪੇ ਸੁਭ ਪੰਥ ਲੁਪੇ, ਸੁਰ ਸੰਤ ਕੁਪੇ ਨਹਿ ਪੇਸ਼ ਜਏ। 

ਅਤਿਸੈ ਅਕੁਲਾਇ ਲਵਾਇ ਧਰਾ, ਸੁਰ ਧਾਇ ਤਬੈ ਹਰਿ ਪਾਸ ਗਏ ॥੬॥ 

ਪਦਅਰਥ: 

ਘੋਰ=ਭਿਆਨਕ, ਡਰਾਉਣਾ। (ਅ) ਸੰਘਣਾ, ਗਾੜ੍ਹਾ। ਕਲੀ=ਕਲਿਜੁਗ। ਫਰ ਜੋਰ ਗਯੋ=ਜ਼ੋਰ ਫੜ ਗਿਆ, ਬਲਵਾਨ ਹੋ 

ਗਿਆ। ਲਵਾਰ=ਬਕਬਾਦੀ, ਚੁਗ਼ਲ, ਧਾੜਵੀ। ਅਪਾਰ=ਬਹੁਤੇ। ਨ੍ਰਿਪ=ਰਾਜੇ। ਮੂਢ=ਮੂਰਖ। ਮਲੀਨ=ਮੈਲੇ ਮਨਾਂ ਵਾਲੇ। 

'ਮਲੇਛ=ਕੁਕਰਮ ਅਤੇ ਅਨਯਾਯ ਕਰਨ ਵਾਲੇ ਭਾਵ ਜ਼ਾਲਮ। “ਗੋਧਾਯਨ ਰਿਖੀ ਲਿਖਦਾ ਹੈ- ਗੋ ਮਾਸ ਖਾਦਕੋ ਯਸੂ ਵਿਰੁੱਧੰ 

ਭਾਖਤੇ। ਸਰਵਾਚਾਰ ਵਿਹੀਨਸੂ ਮਲੇਛ ਇਤਯਭਿ ਧੀਯਤੇ। ਅਰਥਾਤ- ਜੋ ਕੋਈ ਗਊ ਮਾਸ ਖਾਂਦਾ ਹੈ, ਵੇਦ ਵਿਰੁੱਧ ਬੋਲਦਾ ਹੈ 

ਅਤੇ ਜਿਸ ਦਾ ਅਚਾਰ ਉੱਤਮ ਨਹੀਂ, ਉਹ ਮਲੇਛ ਹੈ। ਦੁਖਦਾਨ=ਦੁਖ ਦੇਣ ਵਾਲੇ। ਸਦ ਗ੍ਰੰਥ=ਸੇੇਸ਼ਟ ਗ੍ੰਥ। ਗੁਪੇ=ਗੁਪਤ ਹੋ ਗਏ 

ਭਾਵ ਸਾੜ ਦਿੱਤੇ। ਸੁਭ ਪੰਥ=ਚੰਗੇ ਮਾਰਗ, ਭਗਤੀ ਗਿਆਨ ਆਦਿ। ਲੁਪੇ=ਅਲੋਪ ਹੋ ਗਏ। ਸੁਰ=ਦੇਵਤੇ। ਕੁਪੇ=ਕ੍ਰੋਧਵਾਨ 

ਹੋਏ। ਨਹਿ ਪੇਸ਼ ਜਏ=(ਪਰ) ਵਾਹ ਨ ਚੱਲੀ। ਅਤਿਸੈ=ਬਹੁਤ ਹੀ। ਅਕੁਲਾਇ=ਵਿਆਕੁਲ ਹੋਈ, ਘਬਰਾਈ। ਲਵਾਇ=ਨਾਲ 

ਲੈ ਕੇ। ਧਰਾ=ਧਰਤੀ। ਧਾਇ=ਦੌੜ ਕੇ। 

ਅਰਥ: 

੧. __ ਜਦੋਂ ਕਲਜੁਗ (ਬਹੁਤਾ) ਜ਼ੋਰ ਫੜ ਗਿਆ (ਤਦੋਂ) ਬਹੁਤੇ ਲੋਕ ਚੋਰ ਤੇ ਧਾੜਵੀ ਹੋ ਗਏ। 

੨. __ ਮੂਰਖ, ਮੈਂਲੇ ਮਨ ਵਾਲੇ, ਵੱਡੇ ਜ਼ਾਲਮ ਤੇ ਦੁਖਦਾਈ ਪਠਾਣਰਾਜੇ ਸੰਸਾਰ 'ਤੇ ਫੈਲ ਗਏ। 

੩. __ (ਉਨ੍ਹਾਂ ਦੇ ਜ਼ੁਲਮ ਸਦਕਾ) ਸ੍ਰੇਸ਼ਟ ਗ੍ਰੰਥ ਸਾੜ ਦਿੱਤੇ ਗਏ। ਸ੍ਰੇਸ਼ਟ ਮਾਰਗ (ਭਗਤੀ ਗਿਆਨ ਆਦਿ) ਅਲੋਪ ਹੋ ਗਏ। 
(ਐਸੀ ਹਾਲਤ ਦੇਖ ਕੇ) ਦੇਵਤੇ ਤੇ ਸੰਤ ਕ੍ਰੋਧਵਾਨ (ਤਾਂ ਬਹੁਤ) ਹੋਏ (ਪਰ ਉਨ੍ਹਾਂ ਦੀ) ਵਾਹ ਕੋਈ ਨ ਚੱਲੀ। 

੪. __ (ਅੰਤ ਨੂੰ) ਬਹੁਤ ਹੀ ਘਬਰਾਈ ਹੋਈ ਧਰਤੀ ਨੂੰ ਨਾਲ ਲੈ ਕੇ ਦੇਵਤੇ ਦੌੜ ਕੇ ਵਾਹਿਗੁਰੂ ਜੀ ਪਾਸ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 19 


ਭਾਵ: ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਤੋ' ਪਹਿਲਾਂ ਕਲਜੁਗ ਦੇ ਭਾਰੀ ਪ੍ਰਭਾਵ ਦਾ ਸਦਕਾ ਜ਼ਾਲਮ 
ਹੁਕਮਰਾਨ ਕਸਾਈਆਂ ਵਾਂਗ ਗ਼ਲਤ ਰਾਜਨੀਤੀ ਦੀ ਛੁਰੀ ਨਾਲ ਗ਼ਰੀਬ ਜਨਤਾ ਨੂੰ ਜਿਸ਼੍ਹਾ ਕਰਨ 'ਤੇ ਤੁਲੇ ਹੋਏ ਸਨ। 
ਅਵਿਦਿਆ ਜਹਾਲਤ ਤੇ ਭਰਮਾਂ ਦਾ ਘੁੱਪ ਅਨ੍ਹੇਰਾ ਮੱਸਿਆ ਦੀ ਕਾਲੀ ਬੋਲੀ ਰਾਤ ਵਾਂਗ ਪਸਰ ਰਿਹਾ ਸੀ। ਸੱਚ ਦਾ 
ਚੰਦੂਮਾ ਕਿਸੇ ਵੀ ਵਿਅਕਤੀ ਦੇ ਹਿਰਦੇ ਗਗਨ ਵਿੱਚ ਚਮਕਦਾ ਨਜ਼ਰ ਨਹੀਂ ਸੀ ਪੈਂਦਾ। ਸਭ ਦੀ ਬੁੱਧੀ ਉਲਟੀ ਹੋ ਰਹੀ 
ਸੀ। ਭਾਰਤ ਵਰਸ਼ ਦੇ ਲੋਕਾਂ ਨੂੰ ਲੁੱਟਣ ਲਈ ਚੋਰਾਂ ਤੇ ਧਾੜਵੀਆਂ ਦੇ ਗਰੋਹਾਂ ਦੇ ਗਰੋਹ ਫਿਰ ਰਹੇ ਸਨ। ਇਸ ਬਾਰੇ ਵਿੱਚ 
ਹਜ਼ੂਰ ਦਾ ਵੀ ਫ਼ੁਰਮਾਨ ਹੈ: 

ਕਲਿ ਕਾਤੀਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ 

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸਹਿ ਨਾਹੀ ਕਹਿ ਚੜਿਆ॥ (ਵਾਰ ਮਾਝ ਸਲੋਕ ਮਹਲਾ ੧, ਪੰਨਾ ੧੪੫) 
ਜਿਨ੍ਹਾਂ ਗ੍ਰੰਥਾਂ ਤੋਂ ਜੀਆਂ ਨੂੰ ਸ਼ੁਭ ਸਿੱਖਿਆ ਤੇ ਚੰਗੀ ਪ੍ਰੇਰਨਾ ਮਿਲਣੀ ਸੀ, ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ 

ਨਿਰਦਈ ਤੇ ਮੂਰਖ ਜ਼ਾਲਮਾਂ ਨੇ ਸਾੜ ਸੁੱਟੀਆਂ। ਪਾਪਾਂ ਦੀ ਪ੍ਰਬਲਤਾ ਦੇ ਕਾਰਨ ਨੇਕੀ ਦੇ ਰਾਹ ਅਲੋਪ ਹੋਣ ਲੱਗ ਪਏ। ਅਜਿਹੇ 

ਭਿਆਨਕ ਤੇ ਦੁਖਦਾਈ ਸਮੇਂ ਜਗਤ ਦਾ ਸਹਾਰਾ ਕੋਈ ਨ ਰਿਹਾ। ਅਜਿਹੀ ਦਸ਼ਾ ਨੂੰ ਦੇਖ ਕੇ ਸਮੇਂ ਦੇ ਸੰਤ ਤੇ ਦੇਵਤੇ ਤੜਫੇ ਤਾਂ 

ਜ਼ਰੂਰ, ਪਰ ਕਰ ਕੁਝ ਵੀ ਨ ਸਕੇ। ਤਾਂ ਲਾਚਾਰ ਹੋ ਕੇ ਘਬਰਾਈ ਹੋਈ ਧਰਤੀ ਨੂੰ ਨਾਲ ਲੈ ਕੇ ਦੇਵਤੇ ਵਾਹਿਗੁਰੂ ਜੀ ਕੋਲ 


ਫ਼ਰਿਆਦੀ ਹੋ ਕੇ ਪੁੱਜੇ। 
ਵਾਹਿਗੁਰੂ ਜੀ ਦਾ ਗੁਰੂ ਅਵਤਾਰ। 


ਸੈਯਾ: 

ਦਬ ਪਾਪਨ ਪੁੰਜ ਪਹਾਰਨ ਸੋਂ, ਅਤਿ ਆਰਤ ਜੌ ਧਰ ਬੈਨ ਰਟੇ। 
ਸੁਨਿ ਤਾਹਿ ਪੁਕਾਰ ਦਾਤਾਰ ਪ੍ਰਭੂ, ਅਵਤਾਰ ਗੁਰੂ ਜਗ ਮਹਿ ਪਠੇ। 
ਤਮ ਤੇਜ ਤੁਰੱਕ ਦੁਰੱਤ ਕੁਮੱਤਿ, ਨਖੱਤ ਗੁਰੂ ਰਵਿ ਲੱਖ ਲਟੇ। 


ਕਲਿ ਅੰਧ ਅਭੱਦੁ ਹਿਮੰਦ੍ਰਿ" ਪਾਪੁ, ਸੁ ਬੱਦਰ ਧੁੰਦ ਮਨਿੰਦ ਫਟੇ ॥ ੭॥ 
ਸੀ ਗੁਰੂ ਪੰਥ ਪੁਕਾਸ਼ ਦੀਆਂ ਟਾਈਪ ਐਡੀਸ਼ਨਾਂ ਵਿੱਚ ਇਸ ਪਾਠ ਦਾ 'ਅਭੱਦੂਹਿ ਮੱਦਰ' ਪਦ ਛੇਦ ਕਰਕੇ ਛਾਪਿਆ ਹੋਇਆ ਹੈ 
ਜਿਸ ਕਰਕੇ ਸਾਰੇ ਪੜ੍ਹਨ ਤੇ ਪੜ੍ਹਾਉਣ ਵਾਲੇ, ਪ੍ਰਜਾਯ ਜਾਂ ਸ਼ਬਦ ਅਰਥ ਲਿਖਣ ਵਾਲੇ ਇਸੇ ਪਦ ਛੇਦ ਅਨੁਸਾਰ ਹੀ ਗ਼ਲਤ- 
ਮਲਤ ਅਰਥ ਕਰਦੇ ਤੇ ਲਿਖਦੇ ਆਏ ਹਨ, ਪਰ ਅਸਾਂ ਉਪਰੋਕਤ ਪਾਠ ਤੇ ਅਰਥ ਨੂੰ ਹੀ ਸ਼ੁੱਧ ਨਿਸ਼ਚੇ ਕੀਤਾ ਹੈ। 
ਪਦਅਰਥ: 
ਦਬ=ਦਬੀ ਹੋਈ। ਪੁੰਜ=ਸਮੂੰਹ, ਸਾਰੇ, ਬਹੁਤੇ। ਪਹਾਰਨ ਸੋਂ=(ਪਾਪਾਂ ਦੇ) ਪਹਾੜਾਂ ਨਾਲ। ਅਤਿ ਆਰਤ=ਬਹੁਤ ਦੁਖੀ ਹੋ ਕੇ। 
ਜੌ ਧਰ=ਜਦੋਂ ਧਰਤੀ ਨੇ। ਬੈਨ ਰਟੇ=ਬਚਨ ਕਹੇ। ਤਾਹਿ=ਤਿਸ, (ਧਰਤੀ ਦੀ)। ਪੁਕਾਰ=ਫ਼ਰਿਆਦ। ਅਵਤਾਰ ਗੁਰੂ=ਗੁਰੂ 
ਅਵਤਾਰ, ਸ੍ਰੀ ਗੁਰੂ ਨਾਨਕ ਦੇਵ ਜੀ। ਪਠੇਂ=ਭੇਜੇ। ਤਮ=ਅਨ੍ਹੇਰਾ। ਤੇਜ ਤੁਰੱਕ=ਤੁਰਕਾਂ ਦੇ ਤੇਜ ਦਾ। ਦੁਰੱਤ=ਪਾਪ। 
ਕੁਮੱਤਿ=ਖੋਟੀ ਮੱਤਿ। ਨਖੱਤ=ਤਾਰੇ। ਰਵਿ=ਸੂਰਜ। ਲੱਖ=ਦੇਖ ਕੇ। ਲਟੇ=ਘਟ ਗਏ, ਕਮ ਹੋ ਗਏ, ਮਿਟ ਗਏ, ਛੁਪ ਗਏ। 
ਕਲਿ=ਕਲਜੁਗ ਦੇ ਸਮੇਂ ਦਾ। ਅੰਧ=ਅਗਿਆਨ। ਅਭੱਦੂ=-ਅਕਲਿਆਣਤਾ, ਦੁੱਖ। ਹਿਮੱਦ੍ਰਿ=ਹਿਮਾਲਾ ਪਹਾੜ (ਹਿਮ- ਬਰਫ਼ 
ਦਾਅਦ੍ਰਿ- ਪਹਾੜਹਿ, ਮਾਲਾ ਪਹਾੜ)। ਸੁ=ਭਲੀ ਪਰਕਾਰ, ਚੰਗੀ ਤਰ੍ਹਾਂ। ਬੱਦਰ ਧੁੰਦ-ਧੁੰਦ ਦੇ ਬੱਦਲਾਂ। ਮਨਿੰਦ=ਵਾਂਗ। 
ਅਰਥ: 
ਜਦੋਂ ਬਹੁਤੇ ਪਾਪਾਂ ਦੇ ਪਹਾੜਾਂ ਨਾਲ ਦੱਬੀ ਹੋਈ ਧਰਤੀ ਨੇ ਬਹੁਤ ਦੁਖੀ ਹੋ ਕੇ (ਅਕਾਲ ਪੁਰਖ ਦੇ ਹਜ਼ੂਰ) ਬਚਨ ਕਹੇ। 
ਤਾਂ ਦਾਤਾਰ ਪ੍ਰਭੂ ਨੇ ਤਿਸ (ਧਰਤੀ ਦੀ) ਪੁਕਾਰ ਸੁਣ ਕੇ 'ਗੁਰੂ ਅਵਤਾਰ' (ਸ੍ਰੀ ਗੁਰੂ ਨਾਨਕ ਦੇਵ ਜੀ) ਨੂੰ ਜਗਤ ਵਿੱਚ 
ਭੇਜਿਆ। 
ਗੁਰੂ ਰੂਪ ਸੂਰਜ ਨੂੰ ਦੇਖ ਕੇ ਤੁਰਕਾਂ ਦੇ ਤੇਜ ਦਾ ਅਨ੍ਹੇਰਾ, ਪਾਪ ਤੇ ਖੋਟੀ ਮਤ ਦੇ ਤਾਰੇ ਛੁਪ ਗਏ। 
ਕਲਜੁਗ ਦੇ (ਸਮੇਂ ਦਾ) ਅਗਿਆਨ, ਦੁੱਖ ਅਤੇ ਪਾਪ ਰੂਪ ਹਿਮਾਲੇ ਪਹਾੜ ਧੁੰਦ ਦੇ ਬੱਦਲਾਂ ਵਾਂਗ ਚੰਗੀ ਤਰ੍ਹਾਂ ਫਟ ਗਏ 
(ਭਾਵ ਨਾਸ਼ ਹੋ ਗਏ)। 





20 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਵ _ ਪਾਪਾਂ ਦੇ ਭਾਰੀ ਬੋਝ ਹੇਠ ਦੱਬੀ ਹੋਈ ਧਰਤੀ ਅਤਯੰਤ ਦੁਖ ਤੇ ਕਸ਼ਟਾਂ ਤੋਂ ਘਬਰਾਈ ਹੋਈ ਵਾਹਿਗੁਰੂ ਜੀ ਦੇ ਦਰਬਾਰ 
ਵਿੱਚ ਫ਼ਰਿਆਦੀ ਬਣ ਕੇ ਪੁੱਜੀ, ਜਿਸ ਦੀ ਪੁਸ਼ਟੀ ਹਜ਼ੂਰ ਦੀਆਂ ਇਨ੍ਹਾਂ ਤੁਕਾਂ ਤੋਂ ਵੀ ਹੁੰਦੀ ਹੈ: 

ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥ 

ਸਚੈ ਸੁਣਿਆ ਕੰਨ ਦੇ ਧੀਰਜ ਦੇਵੈ ਸਹਿਜ ਸੁਭਾਇ ॥ (ਵਾਰ ਮਲਾਰ ਮਹਲਾ ੨੩, ਪੰਨਾ ੧੨੮੧) 

ਧਰਤੀ ਦੇ ਦੁਖਾਂ ਤੇ ਦਰਦਾਂ-ਭਰੀ ਫ਼ਰਿਆਦ ਸੁਣ ਕੇ ਦਾਤਾਰ ਪ੍ਰਭੂ ਨੇ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਗਤ-ਗੁਰੂ ਥਾਪ ਕੇ 

ਸੰਸਾਰ ਦੇ ਭਾਰ ਹਰਨ ਲਈ ਜਗਤ ਵਿੱਚ ਭੇਜਿਆ: 

ਸੁਣੀ ਪੁਕਾਰ ਦਾਤਾਰ ਪਭ, ਗੁਰ ਨਾਨਕ ਜਗ ਮਾਹਿ ਪਠਾਯਾ। (ਭਾ: ਗੁ: ਵਾ: ੧. ਪੰਨਾ ੨੩) 

ਸਤਿਗੁਰੂ ਸੂਰਜ ਦੇ ਪ੍ਰਗਟ ਹੋਣ ਨਾਲ ਹੀ ਤੁਰਕ ਰਾਜ ਦੇ ਤੇਜ ਦਾ ਅਨ੍ਹੇਰਾ ਮਿਟ ਗਿਆ। ਆਸੁਰੀ ਸੰਪਤਾ (ਅਉਗਣਾਂ) ਦੇ ਤਾਰੇ 


ਛਪ ਗਏ। ਦੁੱਖਾਂ ਤੇ ਪਾਪਾਂ ਦੇ ਹਿਮਾਲੇ ਪਹਾੜ ਧੁੰਦ ਦੇ ਬਦਲਾਂ ਵਾਂਗ ਖਿੰਡ-ਪੁੰਡ ਗਏ। ਜਿਵੇਂ ਕਿ ਭਾਈ ਗੁਰਦਾਸ ਜੀ ਨੇ ਕਿਹਾ 


ਹੈ: 

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। (ਭਾ: 

ਗੁ: ਵਾ: ੧, ਪ: ੨੭) 

ਉਪਰੋਕਤ ਸ੍ਰੈਯੇ ਤੋਂ ਕਵੀ ਜੀ ਦੀ ਗੁਰਬਾਣੀ ਤੇ ਭਾਈ ਗੁਰਦਾਸ ਜੀ ਦੀ ਬਾਣੀ ਦੀ ਗਹਿਰੀ ਵਾਕਫ਼ੀਅਤ ਦਾ ਪਤਾ ਚੱਲਦਾ ਹੈ। 
ਵਾਹਿਗੁਰੂ 'ਗੁਰੂ ਨਾਨਕ ਸਰੂਪ' ਵਿੱਚ। 


ਸੈਯਾ: 

ਅਜ ਆਦਿ ਅਨਾਦਿ ਅਮਾਇ ਅਕਾਇ, ਅਨੀਹ ਅਜੋਨਿ ਅਜੈ ਅਬਿਨਾਸੀ। 

ਚਤੁਰਾਨਨ ਆਨਨ ਪੰਚ ਖੜਾਨਨ, ਜਾਂ ਸਹਸਾਨਨ ਅੰਤ ਨ ਪਾਸੀ। 

ਜਗ ਕਾਰਕ ਪਾਰਕ ਹਾਰਕ ਜੋ, ਸਤ ਚੇਤਨ ਆਨਦ ਬਿਸ੍ਹ ਪ੍ਰਕਾਸੀ। 

ਸੋ ਹਰਿ ਜੂ ਜਨ ਤਾਰਨ ਕੌ ਗੁਰ ਨਾਨਕ ਰੂਪ ਭਯੋ ਸੁਖਰਾਸੀ" ॥੮॥ 

"ਇਸ ਅੰਕ ਦੀ ਇਹ ਚੌਥੀ ਤੁਕ ਦਿੱਲੀ ਤੇ ਅੰਮ੍ਰਿਤਸਰ ਐਡੀਸ਼ਨ 'ਚੋਂ ਲਈ ਗਈ ਹੈ। 

ਪਦਅਰਥ: 

ਅਜ=ਜਨਮ ਰਹਿਤ। ਆਦਿ=ਪਹਿਲਾ, ਮੁੱਢਲਾ, ਸਭ ਦਾ ਮੂਲ ਕਾਰਨ। ਅਨਾਦਿ=ਜਿਸ ਦਾ ਮੁੱਢ ਨਹੀਂ ਭਾਵ ਉਤਪਤੀ 

ਰਹਿਤ, ਆਦਿ ਰਹਿਤ। ਅਮਾਇ=ਮਾਇਆ ਤੋ' ਰਹਿਤ। ਅਕਾਇ=ਸਰੀਰ ਤੋਂ ਬਿਨਾਂ। ਅਨੀਹ=ਇੱਛਾ ਰਹਿਤ, ਨਰਿੱਛਤ। 

ਅਜੋਨਿ=ਜੋਨੀ ਤੋਂ ਰਹਿਤ, ਜਨਮ-ਰਹਿਤ (ਅ) ਕਾਰਨ ਤੋ' ਰਹਿਤ। ਅਜੇ=ਜਿੱਤਣ _ ਤੋਂ ਬਿਨਾਂ, _ ਅਜਿੱਤ। 

ਅਬਿਨਾਸੀ=ਨਾਸਰਹਿਤ। ਚਤੁਰਾਨਨ=ਚੌਂਹ ਮੁੱਖਾਂ ਵਾਲਾ, ਬੁਹਮਾ। (ਚਤਰ-ਚਾਰ। ਆਨਨ-ਮੁੱਖ)। ਆਨਨ ਪੰਚ=ਪੰਜਾਂ ਮੁੱਖਾਂ 

ਵਾਲਾ, ਸ਼ਿਵ। [ਆਨਨ-ਮੁੱਖ। ਪੰਚ-ਪੰਜ।) ਖੜਾਨਨ=ਛੇ ਮੁੱਖਾਂ ਵਾਲਾ, ਸ਼ਜਾਮ ਕਾਰਤਿਕ। (ਖੜ- ਖਟ, ਛੇ। ਆਨਨ- 

ਮੁੱਖ।) “ਕਾਰਤਿਕੇਯ; ਸ਼ਿਵ ਦਾ ਇਕ ਪੁੱਤਰ, ਬ੍ਰਹਮ ਵੈਵਰਤ ਵਿੱਚ ਲਿਖਿਆ ਹੈ ਕਿ ਸ਼ਿਵ ਦਾ ਵੀਰਜ ਪਾਰਬਤੀ ਨਾਲ ਕ੍ਰੀੜਾ 

ਕਰਦੇ ਧਰਤੀ 'ਤੇ ਡਿੱਗਿਆ, ਧਰਤੀ ਨੇ ਅਗਨਿ ਵਿੱਚ ਅਤੇ ਅਗਨਿ ਨੇ ਸਰਕੁੜੇ (ਸ਼ਰਕਾਂਡ) ਦੇ ਬੂਝੇ ਵਿੱਚ ਅਸਥਾਪਨ ਕੀਤਾ, 

ਜਿਸ ਤੋਂ ਛੇ ਮੂੰਹਾਂ ਵਾਲਾ ਪੁੱਤਰ ਪੈਦਾ ਹੋਇਆ। ਉਸ ਦਾ ਪਾਲਨ-ਪੋਸਨ ਚੰਦਰਮਾ ਦੀ ਇਸਤ੍ਰੀ ਕ੍ਰਿਤਿਕਾ ਨੇ ਆਪਣੇ ਦੁੱਧ ਨਾਲ 

ਕੀਤਾ ਜਿਸ ਕਾਰਨ ਇਸ ਦਾ ਇਹ ਨਾਉਂ ਪਿਆ। ਤਾਰਕਾਸੁਰ ਮਾਰਨ ਲਈ ਇਸ ਦਾ ਜਨਮ ਹੋਇਆ ਸੀ। ਇਹ ਦੇਵਤਿਆਂ ਦੀ 

ਫ਼ੌਜ ਦਾ ਸੈਨਾਪਤੀ ਹੈ। ਕਾਰਤਿਕੇਯ ਨੂੰ ਤਾਰਕਾਰਿ ਭੀ ਕਹਿੰਦੇ ਹਨ। 

ਜਾਂ=ਜਿਸ (ਪੁਮੇਸਰ) ਦਾ। ਸਹਸਾਨਨ=ਹਜ਼ਾਰ ਮੁੱਖਾਂ ਵਾਲਾ, ਸ਼ੇਸ਼ਨਾਗ (ਸਹਸ-ਹਜ਼ਾਰ। ਆਨਨ-ਮੁੱਖ।) ਅੰਤ ਨ ਪਾਸੀ=ਅੰਤ 

ਨਹੀਂ ਪਾ ਸਕਦਾ। ਜਗ ਕਾਰਕ=ਜਗਤ ਨੂੰ ਪੈਦਾ ਕਰਨ ਵਾਲਾ। ਪਾਰਕ=ਪਾਲਣਾ ਕਰਨ ਵਾਲਾ। ਹਾਰਕ=ਨਾਸ਼ ਕਰਨ ਵਾਲਾ। 

ਬਿਸੂ=ਸੰਸਾਰ ਨੂੰ। ਪੁਕਾਸ਼ੀ=ਪ੍ਰਕਾਸ਼ਨ ਵਾਲਾ। ਜਨ=ਪੁਰਸ਼ ਭਾਵ ਮਨੁੱਖਤਾ। ਸੁਖਰਾਸੀ=ਸੁੱਖਾਂ ਦੀ ਹੱਦ। ਅਰਥ: 

੧. __ ਜੋ (ਵਾਹਿਗੁਰੂ ਜੀ) ਜਨਮ ਰਹਿਤ, (ਸਾਰਿਆਂ ਦਾ) ਮੂਲ ਕਾਰਨ, ਆਦਿ ਰਹਿਤ, ਮਾਇਆ ਰਹਿਤ, ਸ਼ਰੀਰ-ਰਹਿਤ, 
ਨਰਿੱਛਤ, ਜੋਨੀ-ਰਹਿਤ, ਅਜਿੱਤ ਅਤੇ ਨਾਸ ਰਹਿਤ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 21 


ਬੁਹਮਾ, ਸ਼ਿਵ, ਸ਼ਜਾਮ ਕਾਰਤਿਕ ਤੇ ਸ਼ੇਸ਼ਨਾਗ (ਭੀ) ਜਿਸ ਦਾ ਅੰਤ ਨਹੀਂ ਪਾ ਸਕਦੇ। 

ਜੋ ਸਤਿ ਚਿੱਤ ਅਨੰਦ ਸਰੂਪ, ਜਗਤ ਦੀ ਉਤਪਤੀ, ਪਾਲਣਾ ਤੇ ਲਯਤਾ ਕਰਨ ਵਾਲਾ ਸੰਸਾਰ ਦਾ ਪ੍ਰਕਾਸ਼ਕ ਹੈ। 

ਉਹ ਸੁਖਾਂ ਦੀ ਹੱਦ ਵਾਹਿਗੁਰੂ ਜੀ (ਸਾਰੀ) ਮਨੁੱਖਤਾ ਦੇ ਤਾਰਨ ਲਈ (ਆਪ) ਗੁਰੂ ਨਾਨਕ ਰੂਪ ਹੋ ਕੇ (ਜਗਤ ਵਿੱਚ 
ਆਏ)। 


ਭਾਵ: 

ਕਵੀ ਜੀ ਇਸ ਸ੍ਰੈਯੇ ਵਿੱਚ ਵਾਹਿਗੁਰੂ ਜੀ ਦਾ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਆਉਣਾ ਵਰਣਨ ਕਰਦੇ ਹਨ ਜਿਹਾ ਕਿ ਭੱਟਾਂ ਨੇ 
ਵੀ ਕਿਹਾ ਹੈ: ਜੋਤ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ। (ਸ: ਮ: ੫ ਕੇ, ਪੰ: ੧੪੦੮) 

ਆਪਿ ਨਾਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਓ। ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਓ। (ਸਵੱਈਏ ਮਹਲੇ 
੩ ਕੇ, ਪੰ: ੧੩੯੫) 

ਗੁਰੂ ਨਾਨਕ ਨੂੰ ਵਾਹਿਗੁਰੂ ਰੂਪ ਕਹਿਣਾ ਕਵਿ ਜੀ ਦੀ ਅਨੰਨਿ ਸਿੱਖੀ ਦਾ ਸੂਚਕ ਹੈ। ਉਹ ਏਨੇ ਬੇਅੰਤ ਗੁਣਾਂ ਤੇ ਸਿਫ਼ਤਾਂ ਵਾਲਾ 
ਵਾਹਿਗੁਰੂ ਗੁਰੂ ਨਾਨਕ ਰੂਪ ਵਿੱਚ ਇਸ ਲਈ ਮੂਰਤੀਮਾਨ ਹੋਇਆ ਹੈ ਤਾਂ ਜੋ ਉਹ ਇਸ ਤਰ੍ਹਾਂ ਧਰਮ ਦੀ ਪਾਲਨਾ ਜੀਵਾਂ ਦੇ ਕਰਮ 


ਦਾ ਸੁਧਾਰ ਕਰ ਕੇ ਸਾਰੀ ਮਨੁੱਖਤਾ ਨੂੰ ਤਾਰ ਕੇ ਆਪਣੇ ਨਾਲ ਅਭੇਦ ਕਰ ਸਕੇ। 
ਸੀ ਗੁਰੂ ਨਾਨਕ ਦੇਵ ਜੀ ਦੇ ਦਸ ਸਰੂਪ। 


੨੩੩ 


ਭਵ ਭਾਰ ਉਤਰਨ ਹੋੜ ਟਰੀ. ਅਵੜਾਰ ਲਯੋ ਪਰਮ ਨਕ ਜੂ। 
ਅਟ ਦੇਸ ਬਿਦੇਸ ਅਸੇਸ ਧਰਾ, ਰਟ ਬਾਨਿ ਮਹਾ ਸੁਖਦਾਨਕ ਜੂ। 
ਉਪਦੇਸ ਸੁਦੇਸ ਬਿਸੇਸ ਦਯੋ, ਜੋ ਅਸੇਸ ਕਲੇਸ ਪ੍ਰਹਾਨਕ ਜੂ। 


ਰਸ ਦੇਹ ਹਰੇ, ਜਸ ਨੇਹ ਭਰੇ, ਦਸ ਦੇਹ ਧਰੇ, ਗੁਰ ਨਾਨਕ ਜੂ ॥ ੯ ॥ 
ਪਦਅਰਥ: 
ਭਵ=ਸੰਸਾਰ ਦਾ। ਹੇਤ=ਵਾਸਤੇ। ਹਰੀ=ਅਕਾਲ ਪੁਰਖ ਨੇ। ਪਰਮਾਨਕ=ਪੁੁਮਾਣੀਕ, ਮੰਨਣ ਯੋਗ, ਯਥਾਰਥ, ਪੂਰਨ। 
ਜੁ= (ਵਾਹਿਗੁਰੂ) ਜੀ ਨੇ। ਅਟ=ਵਿਚਰ ਕੇ, ਫਿਰ ਕੇ। ਬਿਦੇਸ=ਪਰਦੇਸ। ਅਸੇਸ=ਸਾਰੀ। ਧਰਾ=ਧਰਤੀ। ਰਟ=ਉਚਾਰਨ 
ਕੀਤੀ। ਬਾਨਿ=ਬਾਣੀ। ਮਹਾ= ਬਹੁਤਾ। ਸੁਖਦਾਨਕ=ਸੁਖ ਦੇਣ ਵਾਲੀ। ਜੂ=ਜੋ। ਸੁਦੇਸ=ਸ੍ਰੇਸ਼ਟ, ਸੁੰਦਰ। (ਅ) ਆਪਣੇ ਦੇਸ 
ਵਿੱਚ। ਬਿਸੇਸ=ਅਧਿਕ, ਬਹੁਤਾ। (ਸੁਦੇਸ- ਬਿਸੇਸ ਅਧਿਕ ਦੇਸ਼ਾਂ ਵਿੱਚ!) ਅਸੇਸ= ਸਾਰੇ। ਪੁਹਾਨਕ=ਨਾਸ ਕਰਨ ਵਾਲਾ। 
ਜੂ= (ਸਤਿਗੁਰੂ) ਜੀ ਨੇ। ਰਸ=ਵਿਸ਼ੇ ਰਸ। ਦੇਹ=ਦੇਹ ਅਧਿਆਸ। ਹਰੇ=ਨਾਸ ਕਰ ਕੇ। ਜਸ=ਪ੍ਰਮੇਸ਼ਰ ਦਾ ਜਸ। ਨੇਹ=ਪ੍ਰੇਮ। 
ਭਰੇ=ਭਰ ਦਿੱਤੇ। ਦਸ ਦੇਹ=ਦਸ ਸਰੂਪ। ਅਰਥ: 

੧. __ ਅਕਾਲ ਪੁਰਖ ਜੀ ਨੇ ਸੰਸਾਰ ਦਾ ਭਾਰ ਉਤਾਰਨ ਵਾਸਤੇ (ਗੁਰੂ ਨਾਨਕ ਦੇਵ) ਜੀ ਦਾ ਪੂਰਨ ਅਵਤਾਰ ਧਾਰਿਆ। 
ਜਿਨ੍ਹਾਂ ਨੇ ਦੇਸਾਂ ਪਰਦੇਸਾਂ ਅਤੇ ਸਾਰੀ ਧਰਤੀ ਉੱਤੇ ਫਿਰ ਕੇ ਗੁਰਬਾਣੀ ਉਚਾਰਨ ਕੀਤੀ ਜੋ ਬਹੁਤਾ ਸੁਖ ਦੇਣ ਵਾਲੀ ਹੈ। 
(ਸਤਿਗੁਰੂ) ਜੀ ਨੇ (ਉਸ ਬਾਣੀ ਰਾਹੀਂ) ਅਧਿਕ ਸੁੰਦਰ ਉਪਦੇਸ਼ ਦਿੱਤਾ ਜੋ ਸਾਰੇ ਕਲੇਸ਼ਾਂ# ਦਾ ਨਾਸਕ ਹੈ। 

(ਦਾਸਾਂ ਦੇ) ਵਿਸ਼ੇ ਰਸ ਤੇ ਦੇਹ ਅਧਿਆਸ ਨੂੰ ਨਾਸ ਕਰ ਕੇ ਵਾਹਿਗੁਰੂ ਦੇ ਜਸ ਤੇ ਪ੍ਰੇਮ ਨਾਲ (ਉਨ੍ਹਾਂ ਦੇ ਹਿਰਦੇ) ਭਰ 
ਦਿੱਤੇ। (ਐਸੇ) ਗੁਰੂ ਨਾਨਕ ਜੀ ਨੇ (ਜਗਤ ਤਾਰਨ ਲਈ ਆਪਣੇਂ) ਦਸ ਸਰੂਪ ਧਾਰੇ ਹਨ। 

“ਕਲੇਸ਼ ਪੰਜ ਹਨ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ : ੧. ਅਵਿਦਿਆ=ਅਸਲੀਅਤ ਨ ਸਮਝਣੀ। ੨. ਅਸਿਮਤਾ = ਦੇਹ, ਧਨ 

ਸਬੰਧੀ ਆਦਿਕਾਂ ਵਿੱਚ ਹਉਮੈ। ੩. ਰਾਗ = ਪਦਾਰਥਾਂ ਵਿੱਚ ਪ੍ਰੇਮ। ੪. ਦ੍ਰੈਸ਼=ਵੈਰ ਵਿਰੋਧ। ੫. ਅਭਿਨਿਵੇਸ਼=ਨ ਕਰਨ ਯੋਗ 

ਕਰਮ ਜਾਣ ਬੁੱਝ ਕੇ ਵੀ ਹਠ ਨਾਲ ਕਰਨਾ ਤੇ ਮੌਤ ਤੋਂ ਡਰਨਾ। 

ਭਾਵ ਵਾਹਿਗੁਰੂ ਜੀ ਆਪ ਹੀ ਗੁਰੂ ਨਾਨਕਰੂਪ ਹੋ ਕੇ ਸੰਸਾਰ ਵਿੱਚ ਪ੍ਰਗਟੇ। ਪਾਪਾਂ ਦਾ ਭਾਰ ਉਤਾਰਨ ਲਈ ਧਰਤੀ 'ਤੇ ਵਿਚਰ 
ਕੇ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਦੁਨੀਆਂ ਦੇ ਲੋਕਾਂ ਦੇ ਮਨਾਂ 'ਚੋਂ ਬੁਰਾਈਆਂ ਹੂੰਝ ਸੁੱਟੀਆਂ ਤੇ ਉਨ੍ਹਾਂ ਨੂੰ ਰੱਬੀ ਬਾਣੀ 





4 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇ ਇਲਾਹੀ ਕੀਰਤਨ ਤੇ ਦੈਵੀ ਗੁਣਾਂ ਨਾਲ ਭਰ ਦਿੱਤਾ। ਹਰ ਥਾਂ ਪਿਆਰ ਦੀ ਮਹਿਕ ਖਿਲਾਰ ਦਿੱਤੀ ਜਿਸ ਨਾਲ ਸਾਰਾ 
ਜਗਤ ਮਹਿਕ ਉੱਠਿਆ। ਸਿੱਖੀ ਦੀ ਫੁਲਵਾੜੀ ਦੀ ਬ੍ਰਿੱਧੀ ਤੇਰਾਖੀ ਲਈ ਉਸੇ ਪਿਆਰੇ ਗੁਰੂ ਨਾਨਕ ਨੇ 
'ਜੋਤ ਓਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ" 
ਦੇ ਮਹਾਂ ਵਾਕ ਅਨੁਸਾਰ ਆਪਣੇ ਦਸ ਜਾਮੇ ਧਾਰ ਕੇ ਜਗਤ ਜਲੈਦੇ ਵਿੱਚ ਠੰਡ ਵਰਤਾਈ ਤੇ ਜਨਾਂ ਦੇ ਮਨਾਂ 'ਚੋਂ ਅਗਿਆਨ ਅਨ੍ਹੇਰੇ 
ਨੂੰ ਮੇਟ, ਸਦਾ ਜਾਗਤ ਜੋਤ ਨਾਲ ਜਗਮਗਾ ਦੇਣ ਲਈ ਆਪ ਸੂਰਜ ਵਾਂਗ ਪ੍ਰਗਟ ਹੋਏ, ਜਿਸ ਦਾ ਜ਼ਿਕਰ ਕਵੀ ਜੀ ਅਗਲੇ ਛੰਦ 
ਵਿੱਚ ਕਰਦੇ ਹਨ। 
੫. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੰਗਲ। 


੨੩੩ 


ਸੈਯਾ: 
“ਸੂ ਗੁਰੂ ਨਾਨਕ ਦੇਵ ਦਿਵਾਕਰ, ਦਿੱਬ ਤਨੂ ਕਲਿ ਯਾਮਨਿ ਟਾਰੀ। 

ਸੰਤਨ ਚਿੱਤ ਸਰੋਵਰ ਮੱਧ, ਮਹੋਜਲ ਕੰਜ ਬਿਬੇਕ ਪਸਾਰੀ। 

ਕਾਰਵਿ ਸਾਮ ਸਮਾਜ ਮਦਾਦਿਕ, ਤਾਂਹਿ ਭਲੇ ਜਰ ਮੂਲ ਉਪਾਰੀ। 

ਤਾਂ ਗੁਰ ਨਾਨਕ ਕੇ ਪਦ ਮੰਜਲ ਕੋ, ਬਹੁ ਬੰਦਨ ਆਹਿ ਹਮਾਰੀ ॥ ੧੦॥ 

“ਲਾਹੌਰ ਐਡੀਸ਼ਨ (ਛਾਪਾ ਪੱਥਰ) ਦੇ ਪੰਨਾ ੨ ਤੇ ਅੰਕ ਨੰ: ੧੦ ਵਿੱਚ ਇਕ ਛੰਦ ਦਿੱਤਾ ਹੋਇਆ ਹੈ ਤੇ ਬਰਾਬਰ ਤੇ ਹਾਸ਼ੀਏ ਦੇ 
ਬਾਹਰਵਾਰ 'ਲੇਖਕ ਕਾ' ਛਪਿਆ ਹੋਇਆ ਹੈ। ਇਹ ਛੰਦ ਇਸ ਪੂਰਬਾਰਧ ਵਿੱਚ ਆਖੇਪ ਕੀਤੇ ਕੁਝ ਫੁਟਕਲ ਸਫ਼ਿਆਂ ਤੇ ੭੭੩ 
ਤੋਂ ੮੬੦ ਪੰਨੇ ਤੱਕ ਦੀ ਸਾਰੀ ਆਖੇਪ ਰਚਨਾ ਦੇ ਲੇਖਕ ਘਸੀਟਾ ਸਿੰਘ ਕਵੀਸ਼ਰ ਲਾਹੌਰ ਦਾ ਹੈ, ਜਿਸ ਦਾ ਪਤਾ ਪਹਿਲੇ 
ਟਾਈਟਲ ਪੰਨੇ 'ਤੇ ਦਿੱਤਾ ਹੋਇਆ ਹੈ। ਇਹ ਸ੍ਰੀ ਰਾਮ ਚੰਦਰ ਜੀ ਦਾ ਮੰਗਲ ਹੈ। ਗਿਆਨੀ ਗਿਆਨ ਸਿੰਘ ਜੀ ਨੇ ਆਪਣੀ ਕਿਸੇ 
ਵੀ ਰਚਨਾ ਵਿੱਚ ਸੀ ਰਾਮ ਚੰਦਰ ਜੀ ਦਾ ਮੰਗਲ ਕਦੇ ਵੀ ਨਹੀਂ ਕੀਤਾ। ਕਾਵਿ-ਕਲਾ ਪੱਖ ਤੋਂ ਵੀ ਇਹ ਰਚਨਾ ਗਿਆਨੀ 
ਗਿਆਨ ਸਿੰਘ ਜੀ ਦੀ ਕ੍ਰਿਤ ਸਿੱਧ ਨਹੀਂ ਹੁੰਦੀ। ਇਸ ਇਕੇ ਛੰਦ ਵਿੱਚ ਉਬਾਰਹਿੰਗੇ ਦੋ ਵਾਰ ਤੁਕਾਂਤ ਆਇਆ ਹੈ। ਅੰਤਲੀ 
ਪਹਿਲੀ ਅੱਧੀ ਤੁਕ ਵਿੱਚ ਸਨਮੁਖ ਬੇਨਤੀ ਕੀਤੀ ਹੈ ਪਰ ਬਾਕੀ ਸਾਰੇ ਛੰਦ ਵਿੱਚ ਸੰਕੇਤ ਭਵਿੱਖਤ ਵੱਲ ਕੀਤੇ ਹੋਏ ਹਨ, ਜੋ 
ਘਟੀਆ ਕਾਵਿ ਦਾ ਪ੍ਰਤੀਕ ਹੈ। ਆਖੇਪ ਰਚਨਾ ਜਾਣ ਕੇ ਅਸਾਂ ਇਹ ਛੰਦ ਮੂਲ ਵਿੱਚ ਨਹੀਂ ਛਾਪਿਆ। ਪਾਠਕਾਂ ਦੀ ਜਾਣਕਾਰੀ 
ਲਈ ਹੇਠ ਦੇ ਰਹੇ ਹਾਂ। ਉਹ ਛੰਦ ਇਹ ਹੈ: 

ਮਮ ਬੁਧਿ ਅਸੁੱਧਿ ਭਰੀ ਅਘ ਕੀ, ਸਮ ਭੀਲਨੀ ਕੇ ਮੁਹਿ ਤਾਰਹਿਗੇ। 

ਜਿਮ ਗੋਤਮ ਨਾਰ ਉਧਾਰ ਕਰੀ, ਸੁਗਰੀਵਹਿ ਰਾਜ ਉਬਾਰਹਿਗੇ। 

ਜਿਮ ਲੈਕ ਭਬੀਛਨ ਕੋ ਬਖ਼ਸ਼ੀ, ਤਿਮ ਮੋਹਿ ਕੋ ਰਾਮ ਚਿਤਾਰਹਿਗੇ। 

ਮਮ ਦੂਰ ਅਵਿਦ ਕਰੋ ਸਗਰੀ, ਸਮ ਪਾਹਨ ਮੋਹਿ ਉਬਾਰਹਿਗੇ। 


ਪਦਅਰਥ: 
ਦਿਵਾਕਰ=ਸੂਰਜ। ਦਿੱਬ=ਦੇਵਤਾ, ਦਿਨ, ਪ੍ਰਕਾਸ਼। ਤਨੂ=ਸਰੀਰ, ਸਰੂਪ। ਕਲਿ=ਕਲਜੁਗ ਦੀ। ਯਾਮਨਿ=(ਕੁਚਾਲ ਰੂਪ) 
ਰਾਤ। ਟਾਰੀ=ਟਾਲੀ, ਦੂਰ ਕੀਤੀ। ਮਹੋਜਲ=ਬਹੁਤ ਉੱਜਲ। ਕੰਜ=ਕਵਲ। ਬਿਵੇਕ=ਗਿਆਨ ਰੂਪ। ਪਸਾਰੀ=ਖਿੜਾ ਦਿੱਤੇ। 
ਕਾਰਵਿ=ਕਮੀਆਂ। ਸਮ=ਵਾਂਗ। ਸਮਾਜ= ਸਮੂੰਹ। ਮਦਾਦਿ=ਹੰਕਾਰ ਆਦਿਕ। ਤਾਹਿ= ਤਿਨਾ ਦੀ। ਜਰ=ਜੜ। ਮੂਲ=ਮੁੱਢ ਤੋਂ। 
ਉਪਾਰੀ=ਪੁੱਟ ਦਿੱਤੀ। ਪਦ ਮੰਜਲ= ਉੱਜਲ ਚਰਨ (ਕਵਲ)। ਆਹਿ= ਹੈ। 


ਸ੍ਰੀ ਗੁਰੂ ਨਾਨਕ ਦੇਵ ਜੀ (ਜੋ) ਸੂਰਜ ਵਾਂਗ ਪ੍ਰਕਾਸ਼ ਸਰੂਪ ਹਨ। (ਜਿਨ੍ਹਾਂ ਨੇ) ਕਲਜੁਗ ਦੀ (ਕੁਚਾਲ ਰੂਪ) ਰਾਤ ਨੂੰ ਦੂਰ 
ਕਰ ਦਿੱਤਾ ਹੈ। 

ਸੰਤਾਂ ਦੇ ਚਿੱਤਾਂ ਦੇ ਸਰੋਵਰਾਂ ਵਿੱਚ ਗਿਆਨ ਰੂਪ ਬਹੁਤ ਉੱਜਲ ਕੰਵਲ ਖਿੜਾ ਦਿੱਤੇ। 

ਹੰਕਾਰ ਆਦਿਕ ਸਮੂੰਹ (ਅਉਗਣ) ਜੋ ਕਮੀਆਂ ਵਾਂਗ (ਖਿੜ ਰਹੇ) ਸਨ, ਤਿਨਾਂ ਦੀ ਚੰਗੀ ਤਰ੍ਹਾਂ ਮੁੱਢੋਂ ਹੀ ਜੜ੍ਹ ਪੁੱਟ 
ਦਿੱਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 23 


ਤਿਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉੱਜਲ ਚਰਨ ਕਵਲਾਂ ਉਪਰ ਸਾਡੀ ਬਹੁਤ ਵਾਰ ਨਮਸਕਾਰ ਹੈ। 
ਇਸ ਸ੍ਰੈਯੇ ਵਿੱਚ ਕਵੀ ਜੀ ਆਪਣੇ ਇਸ਼ਟ ਦੇਵ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੂਰਜ ਵਾਂਗ ਪ੍ਰਕਾਸ਼ ਰੂਪ ਵਰਣਨ ਕਰਦੇ 
ਹਨ। ਜਿਵੇਂ ਸੂਰਜ ਚੜ੍ਹਨ ਨਾਲ ਅਨ੍ਹੇਰੀ ਰਾਤ ਖ਼ਤਮ ਹੋ ਜਾਂਦੀ ਹੈ। ਸਰੋਵਰਾਂ 'ਚ ਉੱਗੇ ਹੋਏ ਮੁੰਦੇ ਪਏ ਕਵਲ ਸੂਰਜ ਦੀ 
ਰੌਸ਼ਨੀ ਲੱਗਣ ਨਾਲ ਖਿੜ ਪੈਂਦੇ ਹਨ ਤੇ ਰਾਤ ਸਮੇਂ ਦੀਆਂ ਖਿੜੀਆਂ ਹੋਈਆਂ ਕਮੀਆਂ ਮੁੰਦੀਆਂ ਜਾਂਦੀਆਂ ਹਨ। ਤਿਵੇਂ 
ਹੀ ਸਤਿਗੁਰੂ ਦੇ ਪ੍ਰਗਟ ਹੋਣ ਨਾਲ ਕਲਜੁਗ ਦੇ ਸਮੇਂ ਦੀ ਖੋਟੀ ਚਾਲ ਦੀ ਰਾਤ ਟਲ ਗਈ। ਮਹਾਂ ਪੁਰਸ਼ਾਂ ਦੇ ਹਿਰਦਿਆਂ 
ਦੇ ਸਰੋਵਰਾਂ ਵਿੱਚ ਗਿਆਨ ਦੇ ਕਵਲ ਖਿੜ ਪਏ। ਹੰਕਾਰ ਆਦਿ ਆਸੁਰੀ ਸੰਪਤਾ ਦੀਆਂ ਕਵੀਆਂ ਜੜ੍ਹਾਂ ਤੋਂ ਪੁੱਟੀਆਂ 
ਗਈਆਂ। ਇਸ ਛੰਦ ਵਿੱਚ ਭਾਈ ਗੁਰਦਾਸ ਜੀ ਦੀਆਂ ਇਨ੍ਹਾਂ ਹੀ ਤੁਕਾਂ ਦੀ ਵਿਆਖਿਆ ਕੀਤੀ ਗਈ ਹੈ: 

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ। 

ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ। (ਵਾ: ੧, ਪ: ੨੭) 

੬. ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਮੰਗਲ। 


ਸੈਯਾ: 

ਬਿਨ ਅੱਖਰ ਨਾਹਿ ਲਹੇ ਜਨ ਅੱਖਰ ਬੋਧ ਬਿਨਾ ਨਹਿ ਅੱਖਰ ਹਾਨੀ। 

ਨਹਿ ਨੀਤਿ ਅਨੀਤਿ ਪਛਾਨ ਪਰੈ, ਤਸ ਬੈਦਕ ਜੋਤਸ਼ ਮੰਤਰ ਖਾਨੀ। 

ਪਰ ਹੈ ਨਹਿ ਪਾਨ ਪੁਰਾਨ ਪਛਾਨ, ਤੁ ਸ਼ਾਸਤ ਬੇਦ ਕੀ ਕਾਹਿ ਕਹਾਨੀ। 

ਯਹਿ ਚੀਨ ਬਰਾਖਰ ਜਾਂਹਿ ਰਚੇ, ਨਮਿ ਤਾਂਹਿ ਕਰੋਂ ਪਦ ਪੰਕਜ ਸਾਨੀ ॥੧੧॥ 


ਪਦਅਰਥ: 
ਅੱਖਰ=(ਸੰ:, ਸੰਸਕ੍ਰਿਤ=ਅਕਸ਼ਰ) ਉਹ ਅੱਖਰ ਜੋ ਅਵਾਜ਼ ਦੀ ਥਾਂ ਲਿਖਿਆ ਜਾਵੇ, ਹਰਫ਼। ਲਹੇ=ਜਾਣ ਸਕਦਾ। 
ਅੱਖਰ=ਖਰਨ ਤੋਂ ਰਹਿਤ, ਵਾਹਿਗੁਰੂ। (ਅ=ਰਹਿਤ, ਖਰ=ਖਰਨ ਤੋਂ।। ਬੋਧ=ਗਿਆਨ। ਅੱਖਰ=ਕਰਮਾਂ ਦੇ ਅੱਖਰ, ਕਰਮਾਂ 
ਦੇ ਲੇਖ। ਹਾਨੀ=ਨਾਸ। ਨੀਤਿ=ਰਾਜਨੀਤੀ, ਧਰਮ ਤੇ ਸਮਾਜ ਦੇ ਚਲਾਉਣ ਦਾ ਨਿਯਮ, ਰਾਜ ਪੁਬੰਧ ਦੀ ਯੁਕਤੀ। 
ਅਨੀਤਿ=ਨੀਤੀ ਦਾ ਪ੍ਰਭਾਵ, ਬੇਇਨਸਾਫ਼ੀ। ਤਸ=ਤੈਸੇ ਹੀ। ਬੈਦਕ=ਵੈਦ ਵਿਦਿਆ। ਜੋਤਸ਼=ਜਯੋਤੀਰੂਪ, ਸੂਰਜ, ਚੰਦ ਤੇ 
ਤਾਰਿਆਂ ਆਦਿ ਦੀ ਚਾਲ ਅਤੇ ਵਿੱਥ ਦਾ ਗਿਆਨ ਜਿਸ ਵਿੱਦਿਆ ਤੋਂ ਹੋਵੇ। ਇਲਮੇ ਨਜੂਮ, ਖਗੋਲ ਵਿਦਿਆ। (ਅ) ਗੂਹਾਂ ਦੇ 
ਸ਼ੁਭ ਅਸ਼ੁਭ ਫਲ ਦੱਸਣ ਦੀ ਵਿਦਿਆ। ਮੰਤਰ ਖਾਨੀ=ਮੰਤ੍ਹਾਂ ਦੀ ਖਾਣ, ਮੰਤ੍ਰਾਂ ਦੀਆਂ ਪੋਥੀਆਂ। ਪਰ ਹੈ ਨਹਿ ਪਾਨ ਪੁਰਾਨ। 
ਪਛਾਨ=ਹੱਥਾਂ 'ਚ ਪੁਰਾਣਾਂ ਦੇ ਫੜਿਆਂ ਵੀ ਇਸ ਗੱਲ ਦੀ ਪਛਾਣ ਨਹੀਂ ਹੋ ਸਕਦੀ ਕਿ ਹੱਥਾਂ 'ਚ ਕੀ ਪੁਸਤਕ ਹੈ। ਤੁ=ਤਾਂ। ਕਾਹਿ 
ਕਹਾਨੀ=ਕੀ ਕਹਾਣੀ ਹੋ ਸਕਦੀ ਹੈ ਭਾਵ ਕੁਝ ਵੀ ਨਹੀਂ ਕਿਹਾ ਜਾ ਸਕਦਾ। ਯਹਿ ਚੀਨ=ਇਹ ਜਾਣ ਕੇ। ਬਰਾਖਰ=ਸੇਸ਼ਟ 
ਅੱਖਰ, ਗੁਰਮੁਖੀ ਅੱਖਰ। ਜਾਂਹਿ=ਜਿਸ (ਗੁਰੂ ਅੰਗਦ ਦੇਵ ਜੀ) ਨੇ। ਰਚੇ=ਬਣਾਏ। ਨਮਿ=ਨਮਸਕਾਰ। ਪਦ=ਚਰਨ। 
ਪੰਕਜ=ਕੰਵਲਾਂ ਦੇ। ਸਾਨੀ=ਸਦਰਸ, ਵਰਗੇ। ਅਰਥ: 

ਅੱਖਰਾਂ ਦੇ ਗਿਆਨ ਤੋਂ ਬਿਨਾਂ ਪੁਰਸ਼ ਵਾਹਿਗੁਰੂ ਨੂੰ ਜਾਣ ਨਹੀਂ ਸਕਦੇ (ਭਾਵ ਗਿਆਨ ਨਹੀਂ ਹੁੰਦਾ), ਗਿਆਨ ਤੋਂ 

ਬਿਨਾਂ ਕਰਮਾਂ ਦੇ ਲੇਖ ਨਹੀਂ ਮਿਟ ਸਕਦੇ। 

(ਅੱਖਰਾਂ ਦੇ ਗਿਆਨ ਤੋਂ ਬਿਨਾਂ) ਨੀਤੀ ਤੇ ਅਨੀਤੀ ਦੀ ਪਛਾਣ ਨਹੀਂ ਪੈਂਦੀ ਤਿਵੇਂ ਹੀ ਵੈਦਕ, ਜੋਤਸ਼ ਤੇ ਮੰਤ੍ਰਾਂ ਦੀਆਂ 

ਪੋਥੀਆਂ ਦਾ ਵੀ ਗਿਆਨ ਨਹੀਂ ਹੋ ਸਕਦਾ। 

(ਹੋਰ ਤਾਂ ਹੋਰ) ਪੁਰਾਣਾਂ ਦੇ ਹੱਥਾਂ 'ਚ ਫੜਿਆਂ ਵੀ ਇਹ ਜਾਣ ਨਹੀਂ ਸਕੀਦਾ (ਕਿ ਹੱਥਾਂ 'ਚ ਕੀ ਫੜਿਆ ਹੈ) ਤਾਂ ਸ਼ਾਸਤਰਾਂ 

ਤੇ ਵੇਦਾਂ ਬਾਰੇ ਤਾਂ ਕੀ ਕਿਹਾ ਜਾ ਸਕਦਾ ਹੈ। 

(ਸੰਸਕ੍ਰਿਤ ਅੱਖਰਾਂ ਦਾ ਪੜ੍ਹਨਾ ਬੜਾ ਕਠਨ ਹੈ ਅਤੇ ਉਨ੍ਹਾਂ ਅੱਖਰਾਂ ਦੇ ਪੜ੍ਹਨ ਵਿੱਚ ਹੋਰ ਵੀ ਕਈ ਔਕੜਾਂ ਤੇ ਪਾਬੰਦੀਆਂ 

ਹਨ) ਇਹ ਜਾਣ ਕੇ ਜਿਸ (ਸ੍ਹੀ ਗੁਰੂ ਅੰਗਦ ਦੇਵ ਜੀ) ਨੇ ਸ੍ਰੇਸ਼ਟ ਗੁਰਮੁਖੀ ਅੱਖਰ ਬਣਾਏ ਹਨ, ਤਿਨਾਂ ਸਤਿਗੁਰਾਂ ਦੇ 

ਕੰਵਲਾਂ ਵਰਗੇ ਚਰਨਾਂ 'ਤੇ ਮੈਂ ਨਮਸਕਾਰ ਕਰਦਾ ਹਾਂ। 





24 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੁਦਰਤ ਨੇ ਮਨੁੱਖ ਵਿੱਚ ਸੋਚਣ ਤੇ 'ਜਾਣਨ' ਦਾ ਗੁਣ ਬਾਕੀ ਦੀਆਂ ਜੂਨਾਂ ਨਾਲੋਂ ਕਿਤੇ ਵਧੇਰੇ ਮਾਤ੍ਰਾ ਵਿੱਚ ਪਾਇਆ 
ਹੋਇਆ ਹੈ। ਜਾਣਨ ਦੀ ਤੀਬਰ ਇੱਛਾ ਨੇ ਹੀ ਦੁਨੀਆਂ ਵਿੱਚ ਵਿੱਦਿਆ ਨੂੰ ਜਨਮ ਦਿੱਤਾ ਹੈ। ਵਿੱਦਿਆ ਸ਼ਬਦ ਦੀ ਧਾਤੂ 
'ਵਿਦਾਂ ਦਾ ਅਰਥ ਹੀ 'ਜਾਣਨਾ' ਹੈ, ਜਿਸ ਸਾਧਨ ਰਾਹੀਂ ਕੁਝ ਜਾਣਿਆ ਜਾਏ ਉਹ 'ਵਿਦਿਆ' ਹੈ। ਵਿੱਦਿਆ ਨੂੰ ਅੱਗੋਂ 
ਚੌਹਟ (੬੪) ਪੁਕਾਰ ਦੀ ਤੇ ਕਈ ਵਿਦਵਾਨਾਂ ਦੇ ਵਿਚਾਰ ਵਿੱਚ ਅਣਗਿਣਤ ਪ੍ਰਕਾਰ ਦੀ ਮੰਨਿਆ ਹੈ। ਹਰ ਪ੍ਰਕਾਰ ਦਾ 
ਗਿਆਨ ਅੱਖਰ-ਗਿਆਨ ਤੋਂ ਬਿਨਾਂ ਜੇ ਅਸੰਭਵ ਨਹੀਂ ਤਾਂ ਆਸਾਨ ਵੀ ਨਹੀਂ। ਅਰਥਾਤ ਹਰ ਵਿੱਦਿਆ ਦਾ ਸਿੱਖਣਾ 
ਅੱਖਰ ਗਿਆਨ ਦੇ ਹੀ ਅਧੀਨ ਹੈ। ਪੁਰਾਣੇ ਸਮੇਂ ਵਿੱਚ ਭਾਵੇਂ ਕਈ ਤਰ੍ਹਾਂ ਦੀਆਂ ਵਿੱਦਿਆ ਜ਼ਬਾਨੀ ਸੀਨੇ-ਬਸੀਨੇ ਵੀ 
ਚੱਲਦੀਆਂ ਰਹੀਆਂ ਪਰ ਅੰਤ ਨੂੰ ਹਰ ਵਿੱਦਿਆ ਨੂੰ ਮੁਕੰਮਲ ਰੂਪ ਧਾਰਨ ਜਾਂ ਸਿਖ਼ਰਾਂ ਨੂੰ ਛੋਹਣ ਲਈ ਅੱਖਰਾਂ ਦਾ ਹੀ 
ਜਾਮਾ ਪਾਉਣਾ ਪਿਆ ਹੈ। ਨੀਤੀ, ਅਨੀਤੀ, ਵੈਦਕ, ਖਗੋਲ (ਜੋਤਸ਼), ਭੂਗੋਲ (ਜੁਗਰਾਫੀਆ), ਵਿਗਿਆਨ 
(ਸਾਇੰਸ) ਤੇ ਮੰਤ੍ਰ ਆਦਿ, ਗੱਲ ਕੀ ਹਰ ਤਰ੍ਹਾਂ ਦੀ ਪੂਰਨ ਵਿੱਦਿਆ ਅੱਖਰਾਂ ਦੇ ਗਿਆਨ ਰਾਹੀਂ ਹੀ ਪ੍ਰਾਪਤ ਹੋ ਸਕਦੀ 
ਹੈ। ਇਹ ਜਗਤ-ਭਰ ਦੇ ਵਿਦਿਅਕ ਮਾਹਰਾਂ ਦੀ ਮੰਨੀ ਪ੍ਰਮੰਨੀ ਵਿਚਾਰਧਾਰਾ ਹੈ ਜਿਸ ਤੋਂ ਕੋਈ ਵੀ ਸੋਚਵਾਨ ਇਨਕਾਰ 
ਨਹੀਂ ਕਰ ਸਕਦਾ। ਕੋਈ ਵੀ ਵਿੱਦਿਆ ਕਿਸੇ ਮਨੁੱਖ ਨੂੰ ਉਸ ਦੀ ਆਪਣੀ ਬੋਲੀ ਰਾਹੀਂ ਹੀ ਸੁਖੱਲੀ ਤੇ ਛੇਤੀ ਜ਼ਿਹਨ- 
ਨਸ਼ੀਨ (ਧਾਰਨ) ਹੋ ਸਕਦੀ ਹੈ ਤਾਹੀਓਂ ਤਾਂ ਸੰਸਾਰ ਵਿੱਚ ਮਾਤ-ਬੋਲੀਆਂ ਨੂੰ ਹਰ ਥਾਂ ਵਿੱਦਿਆ ਦਾ ਮਾਧਿਅਮ 
ਬਣਾਇਆ ਜਾ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਭਾਰਤ ਵਿੱਚ ਭਾਰਤੀ ਬੋਲੀਆਂ ਵਿੱਚੋਂ ਸਭ 
ਬੋਲੀਆਂ ਦੀ ਮਾਂ ਸੰਸਕ੍ਰਿਤ ਨੂੰ ਮੰਨਿਆ ਹੋਇਆ ਸੀ। ਹਰ ਤਰ੍ਹਾਂ ਦਾ ਗਿਆਨ ਸੰਸਕ੍ਰਿਤ ਭਾਸ਼ਾ ਰਾਹੀਂ ਹੀ ਕੋਈ ਪ੍ਰਾਪਤ 
ਕਰ ਸਕਦਾ ਸੀ। ਇਹ ਭਾਸ਼ਾ ਆਮ ਭਾਰਤੀਆਂ ਦੀ ਸਮਝ ਤੋੱ' ਬਹੁਤ ਪੇ੍‌ਡੇ ਜਾ ਕੇ ਕੇਵਲ ਮੁੱਠੀ ਭਰ ਬ੍ਰਾਹਮਣਾਂ ਦੀ ਨਿੱਜੀ 
ਮਲਕੀਅਤ ਜਾਂ ਕੇਵਲ ਵਿਦਵਾਨਾਂ ਤੇ ਪੁਸਤਕਾਂ ਦੀ ਹੀ ਭਾਸ਼ਾ ਬਣ ਕੇਰਹਿ ਗਈ ਸੀ। ਜਿੱਥੇ ਇਹ ਭਾਸ਼ਾ ਅਤਿਅੰਤ 
ਕਲਿਸ਼ਟ (ਬਹੁਤ ਕਠਨ) ਬਣਾ ਦਿੱਤੀ ਗਈ ਸੀ, ਉੱਥੇ ਇਸ ਦੇ ਜਾਨਣ ਜਾਂ ਸਿਖਣ ਦੇ ਸਾਧਨਾਂ ਦੇ ਸਾਰੇ ਬੂਹੇ ਬੰਦ ਕਰ 
ਕੇ ਇਸ ਦੇ ਇਰਦ-ਗਿਰਦ ਸਮਾਜਿਕ ਤੇ ਧਾਰਮਿਕ ਪਾਬੰਦੀਆਂ ਦੀਆਂ ਕੰਡਿਆਲੀਆਂ ਤਾਰਾਂ ਦੇ ਸੰਘਣੇ ਜਾਲ ਤਾਣ 
ਦਿੱਤੇ ਗਏ ਸਨ, ਜਿਸ ਕਾਰਨ ਭਾਰਤ ਦੀ ਆਮ ਜਨਤਾ ਇਸ ਵਿੱਚ ਲਿਖੇ ਜਾ ਚੁੱਕੇ ਗਿਆਨ ਤੋਂ ਕੋਈ ਲਾਭ ਨਹੀਂ 
ਪਾਪਤ ਕਰ ਰਹੀ ਸੀ। ਜਿਸ ਲਿਪੀ ਵਿੱਚ ਸੰਸਕ੍ਰਿਤ ਭਾਸ਼ਾ ਲਿਖੀ ਜਾਂਦੀ ਸੀ ਉਸ ਦੀ ਵਰਣ-ਮਾਲਾ ਦੇ ਇੱਕੋ ਅਵਾਜ਼ ਦੇ 
ਕਈ ਕਈ ਅੱਖਰ ਵਰਤੇ ਜਾਂਦੇ ਸਨ। ਕਈ ਮਾਤ੍ਹਾਂ ਵੀ ਅੱਖਰਾਂ ਦੇ ਵਿੱਚ ਹੀ ਲੁਪਤ ਕਰ ਦਿੱਤੀਆਂ ਜਾਂਦੀਆਂ ਸਨ। ਤੇ 
'ੜ' ਆਦਿ ਅਵਾਜ਼ਾਂ ਵਾਲਾ ਕੋਈ ਵੀ ਅੱਖਰ ਨਹੀਂ ਸੀ। ਹਜ਼ੂਰ ਨੇ ਪੰਜਾਬ ਦੀ ਧਰਤੀ ਵਿੱਚ ਅਵਤਾਰ ਲਿਆ। ਸਾਰੇ 
ਭਾਰਤ ਵਰਸ਼ ਵਿੱਚ ਹੀ ਨਹੀਂ ਸਗੋਂ ਦੂਰ-ਦੂਰ ਤੱਕ ਗਵਾਂਢੀ ਦੇਸ਼ਾਂ ਵਿੱਚ ਵਿਚਰੇ ਤੇ ਸੰਸਕ੍ਰਿਤ ਭਾਸ਼ਾ ਤੇ ਉਸ ਦੀ ਲਿਪੀ 
ਵਾਂਗ ਹੀ ਉਰਦੂ, ਫ਼ਾਰਸੀ, ਅਰਬੀ ਤੇ ਇੰਗਲਿਸ਼ ਆਦਿ ਭਾਸ਼ਾਵਾਂ ਤੇ ਉਨ੍ਹਾਂ ਦੀਆਂ ਲਿਪੀਆਂ ਵਿੱਚ ਵੀ ਨੁਕਸ ਤੱਕੇ ਤੇ 
ਅੰਤ ਨੂੰ ਇਕ ਅਜਿਹੀ ਲਿੱਪੀ ਦੀ ਸਿਰਜਨਾ ਦਾ ਦ੍ਰਿੜ੍ਹ ਸੰਕਲਪ ਕੀਤਾ ਜੋ ਪੰਜਾਬੀ ਲਈ ਸਭ ਤੋਂ ਵੱਧ ਢੁਕਵੀਂ ਹੋਵੇ ਤੇ 
ਹਰ ਭਾਰਤੀ ਭਾਸ਼ਾ ਅਤੇ ਵਿਦੇਸ਼ੀ ਭਾਸ਼ਾ ਨੂੰ ਵੀ ਉਸ ਵਿੱਚ ਬਖ਼ੂਬੀ ਲਿਖਿਆ ਜਾ ਸਕੇ। ਵਿਦਿਅਕ ਮਾਹਰਾਂ ਦਾ ਖ਼ਿਆਲ 
ਹੈ ਕਿ ਹਰ ਬੋਲੀ ਦੀ ਆਪਣੀ ਵੱਖਰੀ ਹੀ ਲਿਪੀ ਹੋਣੀ ਚਾਹੀਦੀ ਹੈ। ਇਸੇ ਕਾਰਨ ਰੂਸ ਵਿੱਚ ਕਈਆਂ ਪ੍ਰਾਂਤਕ ਬੋਲੀਆਂ 
ਨੂੰ ਨਵੀਆਂ ਲਿਪੀਆਂ ਘੜ ਕੇ ਦਿੱਤੀਆਂ ਗਈਆਂ ਹਨ। ਕੋਈ ਵੀ ਬੋਲੀ ਆਪਣੀ ਵੱਖਰੀ ਲਿਪੀ ਤੋਂ ਬਿਨਾਂ ਆਪਣੇ ਸਹੀ 
ਰੂਪ ਵਿੱਚ ਜ਼ਿੰਦਾ ਨਹੀਂ ਰਹਿ ਸਕਦੀ। ਲਿਪੀ ਲਈ ਅੱਖਰਾਂ ਦੀ ਨਵੀਂ ਸਿਰਜਨਾ ਦੀ ਲੋੜ ਪੈਂਦੀ ਹੈ, ਭਾਵੇਂ ਕਿ ਉਹ 
ਅੱਖਰ ਪੁਰਾਣੀਆਂ ਲਿਪੀਆਂ ਵਿੱਚੋਂ ਹੀ ਲਏ ਜਾਣ ਜਾਂ ਉਨ੍ਹਾਂ ਦੀਆਂ ਸ਼ਕਲਾਂ 'ਚ ਲੋੜੀਂਦੀ ਤਬਦੀਲੀ ਕਰ ਲਈ ਜਾਵੇ ਜਾਂ 
ਨਵੇਂ ਘੜ ਲਏ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਆਤਮ ਗਿਆਨ ਨੂੰ ਸੰਸਾਰ ਵਿੱਚ ਪ੍ਰਸਾਰਨ 
ਲਈ ਤੇ ਪੰਜਾਬੀ ਬੋਲੀ ਦੀ ਬ੍ਰਿਧੀ ਲਈ ਨਵੀਂ ਲਿਪੀ ਨੂੰ ਜਨਮ ਦਿੱਤਾ ਜਿਸ ਨੂੰ ਦੁਨੀਆਂ ਨੇ 'ਗੁਰਮੁਖੀ ਲਿਪੀ' ਦਾ ਨਾਮ 
ਦਿੱਤਾ ਹੈ। ਅਸਲ ਵਿੱਚ ਇਹ ਲਿਪੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੀ ਘੜੀ, ਜਿਸ ਦਾ ਵੱਡਾ ਸਬੂਤ 
ਆਸਾਰਾਗ ਵਿੱਚ ਗੁਰੂ ਜੀ ਦੀ ਲਿਖੀ ਬਾਣੀ 'ਪਟੀ' ਹੈ। ਪਰ ਚੂੰਕਿ ਇਸ ਦੇ ਲਿਖਣ ਪੜ੍ਹਨ ਤੇ ਅੱਗੋਂ ਫੈਲਾਉਣ ਦਾ 
ਬਹੁਤਾ ਕੰਮ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਮੇਂ ਹੋਇਆ, ਇਸ ਲਈ ਕਈ ਇਤਿਹਾਸਕਾਰਾਂ ਨੇ ਲਿਖ ਦਿੱਤਾ 
ਹੈ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਏ। ਉਸੇ ਅਧਾਰ 'ਤੇ ਹੀ ਹਜ਼ੂਰ ਦੀ ਇਸ ਮਹਾਨ ਦੇਣ ਵੱਲ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਨ. 


ਸੰਕੇਤ ਕਰਦਿਆਂ ਹੋਇਆਂ ਸਾਡੇ ਮਹਾਂ ਕਵੀ ਗਿਆਨੀ ਗਿਆਨ ਸਿੰਘ ਜੀ ਆਪਣੇ ਗੂੰਥ ਦੇ ਅਰੰਭ ਦੇ ਮੰਗਲਾਂ ਵਿੱਚ ਸ੍ਰੀ 
ਗੁਰੂ ਅੰਗਦ ਦੇਵ ਜੀ ਨੂੰ ਆਪਣੇ ਗ੍ਰੰਥ ਦੀ ਨਿਰਵਿਘਨ ਸੰਪੂਰਨਤਾ ਲਈ ਅਰਾਧਦੇ ਹਨ। 
੭. ਸ੍ਰੀ ਗੁਰੂ ਅਮਰਦਾਸ ਜੀ ਦਾ ਮੰਗਲ। 


੨੩੩ 


ਸ੍ਰੈਯਾ: 
ਅਤਿ ਧਾਰ ਛਿਮਾ ਸੁ ਛਿਮਾ ਸਮ ਭਾਰ, ਸਹਾਰ ਕੁਬੈਨ ਕਦੰਬ ਕੁਬਿੰਦੂ। 
ਬਿਨ ਛੋਭ ਰਹੇ ਸਮ ਮੇਰੁ ਸਦਾ, ਗੁਰੁ ਹੇਰ ਦਯੋ ਪਦ ਮੇਰੁ ਮਨਿੰਦੂ। 
ਜਨ ਕੇ ਭਵ ਫੰਧ ਨਿਕੰਦਨ ਕੌ, ਜਗ ਬੰਦਨ ਬਾਪਿਕਾ" ਕੀਨ ਬੁਲਿੰਦੂ। 
ਗੁਰਤੀਸੂਰ ਈਸ਼੍ਰਰੂਪ ਜੁਗੀਸ਼ੂਰ, ਧਜਾਇ ਕਵੀਸ਼ੂਰ ਪਾਦ ਅਰਬਿੰਦੂ ॥ ੧੨॥ 
“ਲਾਹੌਰ ਐਡੀਸ਼ਨ ਵਿੱਚ ਪਾਠ 'ਬਾਉਲੀ' ਹੈ ਪਰ ਦਿੱਲੀ ਤੇ ਅੰਮ੍ਰਿਤਸਰ ਐਡੀਸ਼ਨਾਂ 'ਚ ਪਾਠ 'ਬਾਪਿਕਾ' ਹੈ। 
ਪਦਅਰਥ: 
ਅਤਿ=ਬਹੁਤ। ਧਾਰ=ਧਾਰਨ ਕੀਤੀ। ਛਿਮਾ=ਖਿਮਾ, ਚਿੱਤ ਦੀ ਇਕ ਪ੍ਰਕਾਰ ਦੀ ਬ੍ਰਿਤੀ ਜਿਸ ਕਰ ਕੇ ਮਨੁੱਖ ਦੂਜੇ ਵੱਲੋਂ 
ਪੁਚਾਇਆ ਹੋਇਆ ਕਸ਼ਟ ਸਹਾਰ ਲੈਂਦਾ ਹੈ ਤੇ ਉਸ ਨੂੰ ਦੰਡ ਦੇਣ ਦੀ ਇੱਛਾ ਨਹੀਂਰੱਖਦਾ। ਸਹਿਨਸ਼ੀਲਤਾ, ਮੁਆਫ਼ੀ। ਸੁ=ਭਲੀ 
ਪ੍ਰਕਾਰ। ਛਿਮਾ=ਪ੍ਰਿਥਵੀ, ਧਰਤੀ। ਸਮ=ਸਮਾਨ ਵਾਂਗ। ਭਾਰ=ਭਾਰੀ, ਬਹੁਤੀ (ਖਿਮਾ)। ਕੁਬੈਨ=ਮਾੜੇ ਬੋਲ। ਕਦੰਬ=ਸਮੂੰਹ, 
ਸਾਰੇ। ਕੁਬਿੰਦੂ=ਜੁਲਾਹੇ ਦੇ। (ਕੁ ਜ਼ਮੀਨ ਨੂੰ ਤਾਣੀ ਦੇ ਤਣਨ ਲਈ ਪਹਿਲਾਂ 'ਬਿੰਦ' ਜਾਣਦਾ ਹੈ ਕਿ ਇਤਨੀ ਇਸ ਕੰਮ ਲਈ 
ਕਾਫ਼ੀ ਹੋਵੇਗੀ। ) ਛੋਭ=ਕ੍ਰੋਧ, ਵਿਆਕੁਲਤਾ, ਘਬਰਾਹਟ। ਸਮ ਮੇਰੁ=ਸੁਮੇਰ ਪਰਬਤ ਵਾਂਗ ਅਚੱਲ। ਗੁਰੁ= ਸੀ ਗੁਰੂ ਅੰਗਦ ਦੇਵ 
ਜੀ ਨੇ। ਹੇਰ=ਦੇਖ ਕੇ। ਦਯੋ=ਦਿੱਤੀ। ਪਦ=ਪਦਵੀ (ਗੁਰਤਾ ਗੱਦੀ ਦੀ)। ਮੇਰੁ ਮਨਿੰਦੂ=ਸੁਮੇਰ ਪਰਬਤ ਵਾਂਗ ਉੱਚੀ, ਸ਼੍ਰੋਮਣੀ ਤੇ 
ਕੀਮਤੀ। ਜਨ=ਦਾਸਾਂ ਦੇ। ਭਵ=ਜਚ਼ੁਰਾਸੀ ਦਾ ਗੇੜ। ਆਵਣ ਜਾਣ, ਜੰਮਣ ਮਰਨ (ਅ) ਸੰਸਾਰ, ਜਗਤ। ਫੰਧ=ਫਾਹੇ। ਨਿਕੰਦਨ 
ਕੌ=ਕੱਟਣ ਨੂੰ, ਨਾਸ ਕਰਨ ਨੂੰ। ਜਗ ਬੰਦਨ=ਜਗਤ ਦੇ ਬੰਦਨਾ ਕਰਨ ਯੋਗ, ਸ੍ਰੀ ਗੁਰੂ ਅਮਰਦਾਸ ਜੀ ਨੇ। ਬਾਪਿਕਾ=ਬਾਉਲੀ 
(ਸਾਹਿਬ)। ਕੀਨ=ਕੀਤੀ, ਬਣਾਈ। ਬੁਲਿੰਦੂ=ਉੱਚੀ, ਵੱਡੀ, ਸ਼ਾਨਦਾਰ। ਗੁਰਤੀਸ੍ਹਰ=ਤੀਜੇ ਗੁਰੂ, ਸ੍ਰੀ ਗੁਰੂ ਅਮਰ ਦਾਸ ਜੀ। 
ਜੋਗੀਸ਼ੂਰ=ਜੋਗੀਆਂ ਦੇ ਰਾਜੇ, ਰਾਜੇ ਜੋਗੀ। ਪਾਦ ਅਰਬਿੰਦੂ=ਚਰਨ ਕੰਵਲਾਂ ਨੂੰ। (ਪਾਦ-ਚਰਨ। ਅਰਬਿੰਦੂ-ਕੰਵਲ।] ਅਰਥ: 
(ਅਰਥ ਚੌਥੀ ਤੁਕ ਤੋਂ ਚਲੇਗਾ) ਈਸ਼ਰਰੂਪਰਾਜੇ ਜੋਗੀ ਤੀਜੇ ਸਤਿਗੁਰੂ (ਸ੍ਰੀ ਗੁਰੂ ਅਮਰਦਾਸ ਜੀ) ਦੇ ਚਰਨਾਂ ਕੰਵਲਾਂ 
ਨੂੰ (ਕਵੀ ਗਿਆਨ ਸਿੰਘ) ਧਿਆਉਂਦਾ ਹੈ। 
ਜਿਨ੍ਹਾਂ ਨੇ ਭਲੀ ਪ੍ਰਕਾਰ ਧਰਤੀ ਸਮਾਨ ਭਾਰੀ ਖਿਮਾ ਧਾਰਨ ਕੀਤੀ। ਜੁਲਾਹੇ ਦੇ ਕਹੇ ਹੋਏ ਮਾੜੇ ਬੋਲ ਸਹਾਰੇ। 
ਆਪ ਸਦਾ ਸੁਮੇਰ ਪਰਬਤ ਵਾਂਗ ਨਿਰਖੋਭਰਹੇ- ਸ੍ਰੀ ਗੁਰੂ ਅੰਗਦ ਦੇਵ ਜੀ ਨੇ (ਅਜਿਹੇ ਗੁਣਾਂ ਵਾਲੇ) ਦੇਖ ਕੇ ਸੁਮੇਰ 
ਪਰਬਤ ਦੇ ਤੁੱਲ (ਉੱਚੀ, ਸ਼੍ਰੋਮਣੀ ਤੇ ਕੀਮਤੀ) ਗੁਰਤਾ-ਗੱਦੀ ਦੇ ਦਿੱਤੀ। 
ਉਨ੍ਹਾਂ ਨੇ ਦਾਸਾਂ ਦੇ ਜੰਮਣ ਮਰਨ ਦੇ ਫਾਹਿਆਂ ਨੂੰ ਕੱਟਣ ਵਾਲੀ (ਸੀ ਗੋਇੰਦਵਾਲ ਸਾਹਿਬ ਵਿੱਚ) ਵੱਡੀ ਸ਼ਾਨਦਾਰ ਸ੍ਰੀ 
ਬਾਉਲੀ ਸਾਹਿਬ ਬਣਾਈ। 
ਏਥੇ ਕਵੀ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਈਸ਼ਰ ਰੂਪ ਤੇ ਰਾਜਾ ਜੋਗੀ ਕਹਿੰਦੇ ਹਨ। 'ਗੁਰੂ ਨਾਨਕ 
ਦੇਵ ਗੋਬਿੰਦ ਰੂਪਾਂ ਜੁ ਸਨ। ਇਸੇ ਲਈ ਉਨ੍ਹਾਂ ਦੇ ਤੀਜੇ ਸਰੂਪ ਨੂੰ ਵੀ ਈਸ਼ਰ ਰੂਪ ਹੀ ਕਹਿਣਾ ਬਣਦਾ ਹੈ। 'ਗੁਰ 
ਪਰਮੇਸਰ ਏਕੋ ਜਾਨ' ਮਹਾਂਵਾਕ ਵੀ ਇਸੇ ਭਾਵ ਦਾ ਬੋਧਕ ਹੈ। 'ਰਾਜ ਮਹਿ ਰਾਜਾ ਜੋਗ ਮਹਿ ਜੋਗੀ' ਆਦਿ ਹੁਕਮ 
ਅਨੁਸਾਰ ਸਤਿਗੁਰੂ ਜਗਤ ਵਿੱਚ ਰਾਜੇ ਜੋਗੀ ਹੋਣ ਦਾ ਦਰਜਾ ਰੱਖਦੇ ਹਨ। ਆਪ ਧਰਤੀ ਵਾਂਗ ਮਹਾਨ ਖਿਮਾ ਦੇ ਧਾਰਨੀ 
ਹਨ। ਬਾਰਾਂ ਸਾਲ ਦੀ ਕਠਨ ਸੇਵਾ ਦੀ ਘਾਲ ਘਾਲਦਿਆਂ ਇਕ ਵਾਰ ਅਨ੍ਹੇਰੀ ਰਾਤ ਸਮੇਂ ਜਲ ਦੀ ਗਾਗਰ ਲਈ 
ਐਂਦਿਆਂ ਜੁਲਾਹਿਆਂ ਦੀ ਖੱਡੀ ਵਿੱਚ ਡਿੱਗ ਪਏ। ਜੁਲਾਹੇ ਦੇ ਪੁੱਛਣ 'ਤੇ ਜੁਲਾਹੀ ਨੇ ਕਿਹਾ 'ਅਮਰੂ ਨਿਥਾਵਾਂ' ਹੋਵੇਗਾ। 
ਉਸ ਤੋਂ' ਬਿਨਾਂ ਹੋਰ ਕੌਣ ਹੈ ਜੋ ਅਜਿਹੇ ਸਮੇਂ ਬੇ-ਅਰਾਮੀ ਵਿੱਚ ਫਿਰਦਾ ਹੈ। ਅਜਿਹੇ ਨ ਬਰਦਾਸ਼ਤ ਕੀਤੇ ਜਾਣ ਵਾਲੇ 
ਕੁਬਚਨਾਂ ਨੂੰ ਸਹਾਰ ਲੈਣਾ ਸਹਿਨ-ਸ਼ੀਲਤਾ ਤੇ ਖਿਮਾ ਦੀ ਸਿਖ਼ਰ ਸਮਝਣੀ ਚਾਹੀਦੀ ਹੈ। ਨਿਰਖੋਭਤਾ ਵਿੱਚ ਵੀ ਆਪ 
ਦਾ ਕੋਈ ਸਾਨੀ ਨਹੀਂ। ਇਕ ਵਾਰ ਦਾਤੂ ਨੇ ਭਰੇ ਦੀਵਾਨ ਵਿੱਚ ਪਿੱਛੋਂ ਆ ਕੇ ਆਪ ਦੀ ਵੱਖੀ 'ਚ ਲੱਤ ਮਾਰੀ। ਉਸ 'ਤੇ 





26 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕ੍ਰੋਧਵਾਨ ਹੋ ਕੇ ਸਰਾਪ ਦੇਣ ਜਾਂ ਦੰਡ ਦੇਣ ਦੀ ਥਾਂ ਉਸ ਦੇ ਚਰਨ ਪਕੜ ਕੇ ਘੁੱਟਣ ਲੱਗ ਪਏ ਤੇ ਆਖਣ ਲੱਗੇ, "ਸੇਵਾ 
ਕਰਦਿਆਂ ਸਾਡਾ ਸਰੀਰ ਬੱਜਰ ਵਾਂਗ ਸਖ਼ਤ ਹੋ ਗਿਆ ਹੈ। ਤੁਸੀਂ ਗੁਰੂ ਕੇ ਸਾਹਿਬਜ਼ਾਦੇ ਹੋ। ਆਪ ਦੇ ਚਰਨਾਂ ਤੇ ਕਿਤੇ 
ਸੱਟ ਨ ਵੱਜੀ ਹੋਵੇ।" ਧੰਨ ਗੁਰੂ ਅਮਰਦਾਸ ਜੀ ਮਹਾਰਾਜ ! ਅਜਿਹੀ ਨਿਰਖੋਭਤਾ ਸੁਮੇਰ ਪਰਬੱਤ ਤੇ ਅਕਾਸ਼ ਵਿੱਚ ਵੀ 
ਲੱਭਣੀ ਮੁਸ਼ਕਲ ਹੈ। ਅਜਿਹੇ ਅਣਗਿਣਤ ਦੈਵੀ ਗੁਣਾਂ ਦੇ ਮਾਲਕ ਸਮਝ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 
ਸੰਸਾਰ ਦੀ ਸੱਭ ਤੋਂ ਵੱਡੀ, ਉੱਚੀ ਸੁੱਚੀ ਤੇ ਮਹਾਨ ਅਮੋਲਕ ਪਦਵੀ ਗੁਰਤਾ-ਗੱਦੀ ਦੀ ਬਖ਼ਸ਼ਸ਼ ਆਪ ਨੂੰ ਕਰ ਦਿੱਤੀ। 
ਆਪ ਨੇ ਜਗਤ ਜੀਵਾਂ ਦੀ ਕਲਿਆਣ ਹਿਤ ਸਿਖ ਕੌਮ ਦਾ ਪਹਿਲਾ ਤੀਰਥ ਚੁਰਾਸੀ ਕੱਟਣ ਹਿਤ ਚੁਰਾਸੀ ਪਉੜੀਆਂ 
ਵਾਲੀ ਸ੍ਰੀ ਬਾਉਲੀ ਸਾਹਿਬ ਰਚ ਕੇ ਸ੍ਰੀ ਗੋਇੰਦਵਾਲ ਸਾਹਿਬ ਨੂੰ 'ਗੋਬਿੰਦਪੁਰੀ' (ਸੱਚਖੰਡ) ਬਣਾ ਦਿੱਤਾ। ਇਸੇ ਲਈ 
ਭੱਟਾਂ ਨੇ ਵੀ ਫ਼ੁਰਮਾਇਆ ਹੈ: 
ਗੋਇੰਦਵਾਲੁ ਗੋਬਿੰਦ ਪੁਰੀ ਸਮ, ਜਲ੍ਹਨ ਤੀਰਿ ਬਿਪਾਸ ਬਨਾਯਉ ॥ " (ਸ: ਮ: ੪ ਕੇ, ਪੰ: ੧੪੦੦) 
੮. ਸ੍ਰੀ ਗੁਰੂਰਾਮਦਾਸ ਜੀ ਦਾ ਮੰਗਲ। 


ਸੈਯਾ: 

ਅਤਿ ਉੱਜਲ ਅੰਬ ਅਪਾਰ ਚਰੈ, ਮੱਧ ਸੰਤ ਮਰਾਲ ਸੁ ਮੰਡਲਿ ਕੋ ਧਰਿ। 
ਮੰਡਿਤ ਹੇਮ ਮਣੀ ਨਗਹਾਂ ਕਰਿ, ਮੰਦਰ ਨ ਜਗਿ ਤਾਂ ਸਮ ਕੋ ਵਰ। 

ਭੋਗ ਚਹੋਂ ਤੁ ਲਹੋ ਵਰ ਭੋਗ, ਰੁ ਜੋਗ ਚਹੋਂ ਤਬ ਜੋਗ ਲਹੋ ਹਰਿ। 

ਹਰਿ ਗਜਾਨ ਨਮੋ ਅਬ ਤਾ ਗੁਰ ਕੋ, ਜਿਨ ਕਾਮ ਤਰੋਵਰ ਕੀਨ ਸਰੋਵਰ ॥ ੧੨॥ 


ਪਦਅਰਥ: 
ਅੰਬ=(ਅੰਮ੍ਰਿਤਰੂਪ) ਜਲ। ਚਰੈ=ਵਿਚਰਦਾ ਹੈ। ਮੱਧ=ਵਿਚਕਾਰ (ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਕਰਮਾ ਵਿੱਚ)। 


ਮਰਾਲ=ਹੰਸ। ਭਾਵ ਤੱਤ ਮਿਥਿਆ ਦੀ ਵਿਚਾਰ ਕਰਨ ਵਾਲੇ ਗੁਰ ਸਿੱਖ ਸੰਤ ਭਗਤ। ਸੁ ਮੰਡਲਿ=ਸੁਸ਼ਟ ਮੰਡਲੀਆਂ। 

ਧਰਿ=ਬਣਾ ਕੇ। ਮੰਡਿਤ=(ਸੰ:, ਵਿ:, ਭੂਸ਼ਿਤ] ਫਬਿਆ ਹੋਇਆ, ਸਜਿਆ ਹੋਇਆ। ਹੇਮ=ਸੋਨਾ। ਤਾਂ ਸਮ=ਤਿਸ (ਸ੍ਹੀ 

ਹਰਿਮੰਦਰ ਸਾਹਿਬ) ਵਰਗਾ। ਕੋ=ਕੋਈ। ਭੋਗ=ਸੰਸਾਰਕ ਸੁਖ। ਵਰ=ਸੇਸ਼ਟ। ਰੁ=ਅਰ, ਅਤੇ। ਜੋਗ=ਜੁੜਨਾ, ਲਿਵਲੀਨ 
ਹੋਣਾ। ਹਰਿ=ਪਰਮੇਸੁਰ ਵਿੱਚ। ਜਿਨ=ਜਿਨ੍ਹਾਂ ਸਤਿਗੁਰਾਂ ਭਾਵ ਸ੍ਰੀ ਗੁਰੂ ਰਾਮਦਾਸ ਜੀ ਨੇ। ਕਾਮ ਤਰੋਵਰ=ਕਾਮਨਾ ਪੂਰੀਆਂ 
ਕਰਨ ਵਾਲਾ ਬ੍ਰਿੱਛ, ਕਲਪ ਬ੍ਰਿੱਛ। ਕੀਨ=-ਕੀਤਾ, ਬਣਾਇਆ। ਸਰੋਵਰ=ਅੰਮ੍ਰਿਤ ਸਰ। 

ਅਰਥ: 

੪. __ (ਚੌਥੀ ਤੁਕ ਤੋਂ ਟੁਰੇਗਾ) (ਕਵੀ ਗਿਆਨ ਸਿੰਘ ਜੀ ਕਹਿੰਦੇ ਹਨ) ਹੁਣ (ਮੈਂ) ਤਿਨਾਂ ਸਤਿਗੁਰਾਂ (ਸ੍ਰੀ ਗੁਰੂ ਰਾਮਦਾਸ ਜੀ 
ਮਹਾਰਾਜ) ਨੂੰ ਨਮਸਕਾਰ ਕਰਦਾ ਹਾਂ, ਜਿਨ੍ਹਾਂ (ਸਤਿਗੁਰਾਂ) ਨੇ ਕਲਪ ਬ੍ਰਿੱਛ ਵਾਂਗ (ਸਾਰੀਆਂ ਮਨੋ ਕਾਮਨਾ ਪੂਰੀਆਂ 
ਕਰਨ ਵਾਲਾ) ਅੰਮ੍ਰਿਤਸਰ ਸਰੋਵਰ ਬਣਾਇਆ ਹੈ। 

(ਜਿਸ ਸਰੋਵਰ ਵਿੱਚ) ਬਹੁਤ ਹੀ ਨਿਰਮਲ (ਅੰਮ੍ਰਿਤ ਰੂਪ) ਜਲ ਬਹੁਤਾ ਵਿਚਰ ਰਿਹਾ ਹੈ, (ਉਸ ਸਰੋਵਰ ਦੇ ਐਨ) 
ਵਿਚਕਾਰ (ਸੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਵਿੱਚ) ਤੱਤ ਮਿਥਿਆ ਦੀ ਵਿਚਾਰ ਕਰਨ ਵਾਲੇ ਗੁਰਸਿਖ 
ਸੰਤਾਂ ਰੂਪ ਹੰਸ ਸ੍ਰੇਸ਼ਟ ਮੰਡਲੀਆਂ ਬਣਾ ਕੇ (ਬੈਠੇ ਹਨ)। 

(ਜੋ ਸੀ ਹਰਿਮੰਦਰ ਸਾਹਿਬ) ਸੋਨੇ, ਮਣੀਆਂ ਤੇ ਨਗਾਂ (ਦੀ ਜੜਤ) ਕਰ ਕੇ ਫਬਿਆ ਹੋਇਆ ਹੈ ਤਿਸ ਵਰਗਾ ਜਗਤ 
ਵਿੱਚ ਕੋਈ (ਹੋਰ) ਸੇਸ਼ਟ ਤੇ (ਸੁੰਦਰ) ਮੰਦਰ ਨਹੀਂ ਹੈ। 

(ਉਸ ਸਰੀ ਹਰਿਮੰਦਰ ਸਾਹਿਬ ਤੋਂ) ਜੇ ਤੁਸੀਂ ਸੰਸਾਰਕ ਸੁਖ ਲੈਣਾ ਚਾਹੁੰਦੇ ਹੋ ਤਾਂ ਸੰਸਾਰਕ ਸੁਖ ਲੈ ਸਕਦੇ ਹੋ ਅਤੇ ਜੇ 
ਤੁਸੀਂ ਪਰਮੇਸ਼ਰ ਵਿੱਚ ਲਿਵਲੀਨ ਹੋਣਾ ਚਾਹੁੰਦੇ ਹੋ ਤਾਂ ਵਾਹਿਗੁਰੂ ਵਿੱਚ ਲਿਵਲੀਨ (ਹੋਣ ਦੀ ਅਵਸਥਾ) ਪ੍ਰਾਪਤ ਕਰ 
ਸਕਦੇ ਹੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਹਾਂ 


ਭਾਵ _ ਸੀ ਅੰਮ੍ਰਿਤਸਰ ਸਰੋਵਰ ਸਿਖਾਂ ਦਾ ਜਗਤ ਪੁਸਿੱਧ ਕੇਂਦਰੀ ਤੇ ਸ਼੍ਰੋਮਣੀ ਤੀਰਥ ਹੈ। ਇਸ ਦੇ ਇਸ਼ਨਾਨ ਦਾ ਮਹਾਨ 

ਉੱਤਮ ਫਲ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਰਮ ਪਾਵਨ ਮੁਖਾਰਬਿੰਦ ਤੋਂ ਅਨੇਕਾਂ ਸ਼ਬਦਾਂ ਰਾਹੀਂ 

ਆਪ ਵਰਣਨ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗੁੰਥ ਸਾਹਿਬ ਵਿੱਚ ਅੰਕਿਤ ਕੀਤੇ ਹੋਏ ਹਨ। ਜਿਵੇਂ ਕਿ: 
ਰਾਮਦਾਸ ਸਰੋਵਰ ਨਾਤੇ॥ ਸਭ ਉਤਰੇ ਪਾਪ ਕਮਾਤੇ ॥ (ਸੋਰਠਿ ਮਹਲਾ ੫. ਪੰ: ੬੨੫) 
ਰਾਮਦਾਸ ਸਰੋਵਰ ਨੀਕਾ ॥ ਜੋ ਨਾਵੈ ਸੁ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ॥ (ਸੋਰਠਿ ਮਹਲਾ ੫. ਪੰ: ੬੨੪) 
ਹਰਿਹਾਂ ਨਾਨਕ ਕਸਮਲ ਜਾਹਿ, ਨਾਇਐ ਰਾਮਦਾਸ ਸਰ ॥ (ਫੁਨਹੇ ਮਹਲਾ ੫. ਪੰ: ੧੩੬੨) 
ਸਮਰੱਥਾ ਰੱਖਦਾ ਹੈ। ਇਸ ਸਰੋਵਰ ਵਿੱਚ ਸ਼ੁੱਧ ਭਾਵਨਾ ਨਾਲ ਇਸ਼ਨਾਨ ਕਰਨ ਤੋਂ ਅਣਗਿਣਤ ਅਸਾਧ ਰੋਗੀਆਂ ਦੇ ਰੋਗ ਦੂਰ 
ਹੁੰਦੇ ਅਸਾਂ ਨੇ ਆਪਣੀਆਂ ਅੱਖਾਂ ਨਾਲ ਦੇਖੇ ਤੇ ਕੰਨਾਂ ਨਾਲ ਸੁਣੇ ਹਨ। ਇਸ ਪਵਿੱਤਰ ਸਰੋਵਰ ਦੇ ਐਨ ਵਿਚਕਾਰ ਹੀ ਸ੍ਰੀ 
ਹਰਿਮੰਦਰ ਸਾਹਿਬ ਜੀ ਦੇ ਅਲੌਕਿਕ ਦਰਸ਼ਨ ਆਏ ਦਰਸ਼ਕਾਂ 'ਤੇ ਆਪਣਾ ਵਿਸਮਾਦੀ ਪ੍ਰਭਾਵ ਪਾਏ ਬਿਨਾਂ ਨਹੀਂ ਰਹਿੰਦੇ। ਏਥੇ 
ਅੱਠ ਪਹਿਰ ਗੁਰਬਾਣੀ ਦੇ ਇਲਾਹੀ ਕੀਰਤਨ ਦੀ ਧੁਨੀ ਲੱਗੀ ਰਹਿੰਦੀ ਹੈ ਜਿਸ ਤੋਂ ਲੱਖਾਂ ਸਰੋਤੇ ਆਪਣੀ ਆਤਮਕ ਸ਼ਾਂਤੀ ਦਾ 
ਲਾਭ ਪ੍ਰਾਪਤ ਕਰਦੇ ਹਨ। ਸੁੰਦਰਤਾ ਤੇ ਕਲਾ ਦੇ ਪੱਖ ਤੋਂ ਵੀ ਜਗਤ ਵਿੱਚ ਸੀ ਹਰਿਮੰਦਰ ਸਾਹਿਬ ਦਾ ਕੋਈ ਸਾਨੀ ਨਹੀਂ। ਭਾਰਤ 
ਤੇ ਦੁਨੀਆਂ ਦੇ ਹਰ ਕੋਨੇ ਤੋਂ ਹਰ ਸਾਲ ਲੱਖਾਂ ਲੋਕ ਦਰਸ਼ਨਾਂ ਦੀ ਚੁੰਬਕ ਛੋਹ ਦੇ ਖਿੱਚੇ ਹੋਏ ਭੌਰਿਆਂ ਵਾਂਗ ਲਟਬੌਰੇ ਹੋਏ ਇਸ 
ਪਰਮ ਪਾਵਨ ਧਰਤੀ 'ਤੇ ਅਪੜਦੇ ਹਨ। ਵਿਦੇਸ਼ੀ ਤੇ ਗ਼ੈਰ ਮਜ਼੍ਹਬਾਂ ਦੇ ਲੋਕ ਦਰਸ਼ਨਾਂ ਤੋਂ ਆਪਣੇ ਮਨਾਂ ਉੱਪਰ ਪਏ ਪ੍ਰਭਾਵ ਦਾ 
ਪ੍ਰਗਟਾਵਾ ਗਲ ਕੱਥ ਤੋਂ ਇਲਾਵਾ ਲਿਖਤੀ ਰੂਪ ਵਿੱਚ ਵੀ ਅੰਕਿਤ ਕਰ ਕੇ ਜਾਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਤੇ ਬਾਹਰੋਂ 
ਸੋਨੇ ਨਾਲ ਮੜ੍ਹਿਆ ਹੋਇਆ ਹੈ ਤੇ ਉਸ ਵਿੱਚ ਨਗ, ਮਣੀਆਂ ਤੇ ਹੀਰਿਆਂ ਦੀ ਸੁੰਦਰ ਜੜ੍ਹਤ ਜੜੀ ਹੋਈ ਹੈ। ਇਸੇ ਸੁੰਦਰ ਫਬਨ 
ਦੇ ਕਾਰਨ ਹੀ ਇਸ ਨੂੰ ਵਿਦੇਸ਼ਾਂ ਦੇ ਲੋਕ (ਗੋਲਡਨ ਟੈਂਪਲ, (30101; 16101) ਸੁਨਹਿਰੀ ਮੰਦਰ ਦੇ ਨਾਮ ਨਾਲ ਯਾਦ ਕਰਦੇ 
ਹਨ। ਇਸ ਦੀਆਂ ਸੰਗ ਮਰਮਰੀ ਸੁੰਦਰ ਪੁਕਰਮਾਂ ਵਿੱਚ ਕਿਸੇ ਦੁਨਿਆਵੀ ਵਾਦ-ਵਿਵਾਦ ਦਾ ਜ਼ਿਕਰ ਤੱਕ ਨਹੀਂ ਹੁੰਦਾ। ਏਥੇ 
ਨਾਮ-ਅਭਿਆਸੀ ਤੇ ਗੁਰਬਾਣੀ ਦੇ ਰਸੀਏ ਸੰਤ, ਮਹਾਤਮਾ, ਮਹਾ ਪੁਰਖ ਗੁਰੂ ਕੇ ਸਿੱਖ ਸੁਰਤਾਂ ਜੋੜ ਕੇ ਬੈਠੇ ਐਉ' ਭਾਸਦੇ ਹਨ 
ਜਿਵੇਂ ਹੰਸ ਮਾਨ ਸਰੋਵਰ 'ਤੇ ਬੈਠੇ ਲਿਵਲੀਨ ਹੋ ਕੇ ਮੋਤੀਆਂ ਦਾ ਚੋਗਾ ਚੁਗ ਰਹੇ ਹੁੰਦੇ ਹਨ। ਇਹ ਸਰੋਵਰ ਤੇ ਹਰਿਮੰਦਰ ਜਗਤ 
ਵਿੱਚ ਆਪਣੀ ਮਿਸਾਲ ਆਪ ਹਨ। ਸੰਸਾਰ ਦੀ ਕਿਸੇ ਕੌਮ ਪਾਸ ਅਜਿਹਾ ਸੁੰਦਰ ਤੇ ਕੀਮਤੀ, ਖਿੱਚ-ਪਾਉ ਧਾਰਮਕ ਮੰਦਰ 
ਨਹੀਂ, ਭਾਵੇਂ ਕਿ ਉਹ ਕੌਮ ਧਨ ਤੇ ਸੰਖਿਆ ਵਿੱਚ ਕਿੱਡੀ ਵੀ ਮਹਾਨ ਕਿਉਂ ਨ ਹੋਵੇ। ਏਥੋਂ ਜਗਿਆਸੂ ਸੰਸਾਰਕ ਤੇ ਪ੍ਰਮਾਰਥਕ 
ਦੋਨੋਂ ਹੀ ਲਾਭ ਬਖ਼ੂਬੀ ਪ੍ਰਾਪਤ ਕਰ ਰਹੇ ਹਨ। ਭਾਵੇਂ ਸਰੋਵਰ ਤੇ ਹਰਿਮੰਦਰ ਸਾਹਿਬ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 
ਸੰਪੂਰਨ ਕੀਤਾ, ਤਾਂ ਵੀ ਸ਼ਹਿਰ ਵਸਾਉਣਾ, ਸਰੋਵਰ ਪੁਟਵਾਉਣਾ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਰਚਨ ਦਾ ਨਕਸ਼ਾ ਤੇ ਸਕੀਮ ਸ੍ਰੀ 
ਗੁਰੂ ਰਾਮਦਾਸ ਜੀ ਮਹਾਰਾਜ ਦੀ ਹੀ ਦੇਣ ਹੈ। ਇਸੇ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੋਵਰ ਦਾ ਨਾਮ ਰਾਮਦਾਸ 
ਸਰੋਵਰ ਜਾਂ ਰਾਮਦਾਸ ਸਰ ਰੱਖਿਆ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਵੀ ਗੁਰੂ ਰਾਮਦਾਸ ਜੀ ਦੀ ਦੇਣ ਕਿਹਾ ਹੈ ਜੋ ਸਿੱਖ ਇਤਿਹਾਸ 
ਤੇ ਸਿੱਖ ਰਵਾਇਤਾਂ ਵਿੱਚ ਹੁਣ ਤੱਕ ਪ੍ਰਚੱਲਤ ਆ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਜਗਤ ਨੂੰ ਦਿੱਤੀ ਹੋਈ ਇਸ 
ਅਮੋਲਕ ਦਾਤ ਦਾ ਚੇਤਾ ਕਰਵਾ ਕੇ ਕਵੀ ਜੀ ਉਨ੍ਹਾਂ ਦੇ ਪਰਮ ਪਾਵਨ ਤੇ ਉੱਜਲ ਚਰਨਾਂ 'ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ 
ਹਨ ਤੇ ਸਾਨੂੰ ਵੀ ਇਸ ਕਲਪ ਬ੍ਰਿੱਛ ਪਾਸੋਂ ਆਪਣੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਵਾ ਲੈਣ ਲਈ ਪ੍੍‌ਰਨਾ ਦੇਂਦੇ ਹਨ। 

੯. ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮੰਗਲ। 


ਸੈਯਾ: 

ਨਹਿ ਨਾਟਕ ਚੇਟਕ ਕਾਬਿ ਕਲਾ, ਨਹਿ ਜੰਤ੍ਰਨ ਮੰਤ੍ਰਨ ਕੇਰੇ। 

ਨਹਿ ਬੈਦਕ ਜੋਤਸ਼ ਪਿੰਗਲ ਕੋ, ਇਤਿਹਾਸ ਨ ਕਾਮ ਕਰੰਮਨਿ ਝੇਰੇ। 

ਗੁਰੁ ਗ੍ਰੰਥ ਵਿਖੇ ਗੁਰਿ ਨਾਹਿ ਲਿਖਯੋ, ਲਖ ਕੈ ਬਿਨ ਨਾਮ ਸੁ ਔਰ ਬਖੇਰੇ। 
ਇਕ ਸਾਧਨ ਗਯਾਨ ਹਰੀ ਭਗਤੀ, ਜਿਹ ਤੈ ਜਨ ਫੇਰ ਨਹੀ ਭਵ ਹੇਰੇ ॥ ੧੪॥ 


ਪਦਅਰਥ . 





28 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਟਕ=ਦ੍ਰਿਸ਼ਯ ਕਾਵਿ, ਜਿਸ ਵਿੱਚ ਕਥਾ ਪੁਸੰਗ ਅਜਿਹੀ ਉੱਤਮ ਰੀਤ ਨਾਲ ਲਿਖੇ ਹੋਏ ਹੋਣ ਜੋ ਅਖਾੜੇ ਵਿੱਚ ਨਟਾਂ ਦੁਆਰਾ 
ਚੰਗੀ ਤਰ੍ਹਾਂ ਦਿਖਾਏ ਜਾ ਸਕਣ। ਭਰਾਮਾ, ਤਮਾਸ਼ਾ, ਨਕਲ, ਸ੍ਰਾਂਗ। ਚੇਟਕ=ਭੰਡਾਂ ਦਾ ਤਮਾਸ਼ਾ, ਇੰਦੂ ਜਾਲ ਦਾ ਖੇਡ, ਜਾਦੂ ਦੀ 
ਖੇਡ। ਕਾਬ=ਕਾਵਯ”, ਕਵੀ ਦਾ ਕਰਮ, ਕਵਿਤਾ, ਜੋਰਸ ਭਰੀ ਹੋਵੇ, ਰਸਾਤਮਕ ਵਾਕ। 

“ਸ਼ਬਦ ਅਰਥ ਸੁਭ ਵਯੰਗ ਵਰ, ਸਾਲਿਂਕ੍ਰਤ ਗੁਨ ਰੂਪ। 

ਭਾਵਾਦਿਕ ਰਸ ਰੀਤ ਯੁਤ, ਕਾਵਜ ਉਕਤ ਕਵਿ ਭੂਪ। (ਬਾਵਾ ਰਾਮਦਾਸ ਜੀ) 

ਕਲਾ=ਵਿੱਦਿਆ, ਹੁੱਨਰ। ਜੰਤੁਨ=ਜੰਤ੍ਰਾਂ। ਜੰਤੁ=ਕਾਗਜ਼ 'ਤੇ ਖ਼ਾਨੇ ਬਣਾ ਕੇ ਵਿੱਚ ਹਿੰਦਸੇ ਲਿਖਣੇ ਜਿਵੇਂ ਪੰਦਰਾਂ ਜੰਤੂ ਆਦਿ, 
ਲਿਖਤੀ ਟੂਣਾ। ਮੰਤ੍ੁਨ=ਪੜ੍ਹੇ ਜਾਣ ਵਾਲੇ ਟੂਣੇ, ਸੱਪ ਤੇ ਅਨੂੰਹੇ ਆਦਿ ਦੇ ਮੰਤ੍ਰ। ਤੰਤੂਨ=ਵਸਤੂਆਂ ਦੁਆਰਾ ਕੀਤੇ ਗਏ ਟੂਣੇ 
ਟਾਮਣ। ਬੈਦਕ=ਵੈਦ ਵਿੱਦਿਆ। ਜੋਤਸ਼= ਦੇਖੋ ਇਸੇ ਬਿਸਹਾਮ ਦਾ ਅੰ: ਨੰ: ੧੧ ਦੇ ਪਦ ਅਰਥ। ਪਿੰਗਲ=ਪਿੰਗਲ ਮੁਨੀ ਦਾ 
ਰਚਿਆ ਛੰਦ ਸ਼ਾਸਤ੍ਰ। ਛੰਦਾਂ ਦਾ ਗਿਆਨ। ਇਤਹਾਸ=ਤਾਰੀਖ਼, ਹਿਸਟਰੀ (1160%)। ਕਾਮ=ਕਾਮ ਸ਼ਾਸਤ੍। 
ਕਰੰਮਨਿ=ਕਰਮਾਂ ਦੇ। ਝੇਰੇ=ਝਗੜੇ। ਬਖੇਰੇ=ਉਲਝਣਾਂ, ਝੇੜੇ। ਭਵ=ਸੰਸਾਰ। ਹੇਰੇ=ਦੇਖਦੇ। 


(ਤੀਜੀ ਤੁਕ ਤੋਂ ਟੁਰੇਗਾ) ਸਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਾਮ ਤੋਂ ਬਿਨਾਂ ਹੋਰ (ਸਭ) ਝਗੜੇ ਤੇ ਝੇੜੇ ਜਾਣ ਕੇ 
ਸ੍ਰੀ ਗੁਰੂ ਗੁੰਥ ਸਾਹਿਬ ਜੀ ਵਿੱਚ ਨਹੀਂ ਲਿਖੇ। 

(ਜੋ ਨਹੀਂ ਲਿਖੇ ਉਹ ਸਨ) ਤਮਾਸ਼ੇ, ਜਾਦੂ ਦੀਆਂ ਖੇਡਾਂ, ਕਵਿਤਾ ਦੇ ਹੁੱਨਰ (ਕਾਵਿ-ਲੱਛਣ ਆਦਿ। ) ਜੰਤਰਾਂ, ਮੰਤ੍ਰਾਂ ਤੇ 
ਟੂਣਿਆਂ ਆਦਿ ਦੇ ਜ਼ਿਕਰ। 

ਵੈਦ-ਵਿਦਿਆ, ਜੋਤਸ਼ ਵਿਦਿਆ, ਛੰਦਾਂ ਆਦਿ ਦਾ ਗਿਆਨ, ਕਾਮ ਸ਼ਾਸਤਰ ਤੇ ਕਰਮਾਂ ਦੇ ਝਗੜੇ ਵੀ ਨਹੀਂ (ਲਿਖੇ)। 
(ਲਿਖਿਆ ਹੈ ਇਹ ਕਿ) ਵਾਹਿਗੁਰੂ ਦੀ ਭਗਤੀ ਹੀ ਉਸ ਦੇ ਗਿਆਨ ਦੀ ਪ੍ਰਾਪਤੀ ਦਾ ਇੱਕੋ ਇਕ ਸਾਧਨ ਹੈ ਜਿਸ 
(ਭਗਤੀ) ਦੇ ਕਰਨ ਨਾਲ ਮਨੁੱਖ ਫੇਰ ਸੰਸਾਰ ਨਹੀਂ ਵੇਖਦੇ ਭਾਵ ਮੁਕਤਿ ਹੋ ਜਾਂਦੇ ਹਨ। 


ਗੁਰੁ ਗ੍ਰੰਥ ਭਿ ਹੈ ਪਰ ਗੁੰਥਿ ਬਿਭੇਦਕ, ਛੇਦਕ ਰਾਗ ਪੈ ਰਾਗ ਮਯੋ ਹੈ। 

ਯਹਿ ਭੀਮ ਭਵਾਂਬੁਧ ਤਾਰਨ ਕੋ, ਜਿੰਹ ਸਾਮ ਨ ਪੋਤ ਪਵਿੱਤਰ ਬਿਯੋ ਹੈ। 

ਵਰ ਹਿੰਦੁਸਤਾਨ ਜ਼ੁਬਾਨ ਵਿਖੇ, ਉਲਥਾ ਜਿਨਿ ਬੇਦਨ ਕੇਰ ਕਯੋ ਹੈ। 

ਅਬ ਸੋ ਗੁਰ ਪੰਚਮ ਬਯਾਸ ਬਪੂ, ਕਰ ਜੋਰਿ ਭਲੇ ਹਮ ਬੰਦ ਲਯੋ ਹ ॥ ੧੫॥ 

ਪਦਅਰਥ: 

ਗੁਰੁ ਗ੍ਰੰਥ=ਸ੍ਰੀ ਗੁਰੂ ਗੁੰਥ ਸਾਹਿਬ ਜੀ। ਭਿ=ਭੀ, ਵੀ, ਨਿਸਚੇ ਬੋਧਕ। ਪਰ=ਪ੍ਰੰਤੂ, ਲੇਕਿਨ। ਗੁੰਥਿ=ਗੰਢ, ਚੇਤਨ ਤੇ ਜੜ੍ਹ ਦੀ 
ਗੰਢ। ਬਿਭੇਦਕ=ਚੰਗੀ ਤਰ੍ਹਾਂ ਵਿੰਨ੍ਹਣ ਵਾਲੇ, ਚੰਗੀ ਤਰ੍ਹਾਂ ਖੋਲ੍ਹ ਦੇਣ ਵਾਲੇ। ਛੇਦਕ=ਕੱਟਣ ਵਾਲੇ। ਰਾਗ=ਮੋਹ। ਪੈ=ਪੁਨਹ। ਰਾਗ 
ਮਯੋ=੩੧ ਰਾਗ ਰੂਪ। _ਭੀਮ=ਭਿਆਨਕ। ਭਵਾਂਬੁਧ=ਸੰਸਾਰ ਸਮੁੰਦਰ। (ਭਵ=ਸੰਸਾਰ=ਆਂਬੁਧ=ਸਮੁੰਦਰ।) ਜਿੰਹ 
ਸਾਮ= ਜਿਨ੍ਹਾਂ ਵਰਗਾ। ਪੋਤ=ਜਹਾਜ਼। ਬਿਯੋ=ਦੂਜਾ। ਵਰ=ਸ੍ਰੇਸ਼ਟ। ਬਯਾਸ ਬਪੂ=ਬਿਆਸ ਰੂਪ ਹੋ ਕੇ ਭਾਵ ਜਿਵੇਂ ਬਿਆਸ ਨੇ 
ਵੇਦਾਂ ਦੇ ਗਿਆਨ ਕਾਂਡ ਦਾ ਉਲੱਥਾ ਕੀਤਾ ਹੈ ਤਿਵੇਂ ਸੂ ਗੁਰੂ ਅਰਜਨ ਦੇਵ ਜੀ ਨੇ ਅਦ੍ਰੈਤ ਗਿਆਨ, ਭਾਉ ਭਗਤੀ ਤੇ ਪ੍ਰਵਿਰਤੀ 
ਵਿੱਚ ਵੈਰਾਗ ਆਦਿ ਤੱਤਾਂ ਦਾ ਉਲਥਾ ਕੀਤਾ ਹੈ। ਕਰ ਜੋਰਿ=ਹੱਥ ਜੋੜ ਕੇ। ਬੰਦ ਲਯੋ ਹੈ=ਨਮਸਕਾਰ ਕਰਦੇ ਹਾਂ। 


ਸੂ ਗੁਰੂ ਗੁੰਥ ਸਾਹਿਬ ਜੀ, ਗੁੰਥ ਭੀ ਹਨ ਪਰ ਉਹ ਜੜ੍ਹ ਤੇ ਚੇਤਨ ਦੀ ਪਾਈ ਹੋਈ ਗੰਢ ਨੂੰ ਵੀ ਚੰਗੀ ਤਰ੍ਹਾਂ ਖੋਲ੍ਹਦੇ ਹਨ। 
(ਆਪ ਇਕ ਪਾਸੇ ਤਾਂ) ਰਾਗ (ਸੰਗੀਤ)ਰੂਪ ਹਨ (ਪਰ ਦੂਜੇ ਪਾਸੇ) ਰਾਗ ਮੋਹ ਨੂੰ ਕੱਟਣ ਵਾਲੇ ਹਨ। 

ਸ੍ਰੇਸ਼ਟ ਭਾਰਤੀ ਬੋਲੀ ਵਿੱਚ ਜਿਨ੍ਹਾਂ ਨੇ ਵੇਦਾਂ (ਦੇ ਗਿਆਨ, ਭਗਤੀ, ਵੈਰਾਗ ਆਦਿ ਤੱਤਾਂ ਦਾ) ਬਿਆਸ ਰੂਪ ਹੋ ਕੇ 
ਉਲੱਥਾ ਕਰ ਦਿੱਤਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 29 


ਹੁਣ ਅਸੀਂ ਉਨ੍ਹਾਂ ਪੰਜਵੇਂ ਪਾਤਸ਼ਾਹ (ਸ੍ਰੀ ਗੁਰੂ ਅਰਜਨ ਦੇਵ ਜੀ) ਨੂੰ (ਦੋਨੋਂ) ਹੱਥ ਜੋੜ ਕੇ ਸਤਿਕਾਰ ਸਹਿਤ ਨਮਸਕਾਰ 
ਕਰਦੇ ਹਾਂ। 

ਕਵੀ ਜੀ ਇਨ੍ਹਾਂ ਉਪ੍ਰੋਕਤ ਦੋਹਾਂ ਛੰਦਾਂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਸ ਮਹਾਨ ਪਰਉਪਕਾਰ 
ਦਾ ਚੇਤਾ ਕਰਾਉਂਦੇ ਹਨ ਜੋ ਉਨ੍ਹਾਂ ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਪਰਮ ਪਾਵਨ ਬੀੜ ਰਚ ਕੇ ਮਨੁੱਖ ਮਾਤ੍ਰ 'ਤੇ ਕੀਤਾ ਹੈ। 
ਉਹ ਪਹਿਲੇ ਛੰਦ ਵਿੱਚ ਲਿਖਦੇ ਹਨ ਕਿ ਸਤਿਗੁਰਾਂ ਦੇ ਸਮੇਂ ਤੇ ਉਸ ਤੋਂ ਪਹਿਲਾਂ ਭਾਰਤੀ ਸਾਹਿਤ ਜ਼ਿਆਦਾ ਤਰ 
ਅਤੇ ਕਰਮ ਕਾਂਡ ਆਦਿ ਦੇ ਵਰਣਨ ਨਾਲ ਭਰਿਆ ਪਿਆ ਸੀ। ਆਪ ਨੇ ਇਨ੍ਹਾਂ ਦੇ ਵਰਣਨ ਨੂੰ ਸੰਪੂਰਨ ਝਗੜਿਆਂ ਦਾ 
ਮੂਲ ਕਾਰਨ, ਪ੍ਰਮਾਰਥ ਵਿਰੋਧੀ, ਆਤਮਕ ਸ਼ਾਂਤੀ 'ਚ ਵਿਘਨਕਾਰੀ ਸਮਝ ਕੇ ਆਪਣੀ ਸੰਕਲਨਾ ਸ੍ਰੀ ਗੁਰੂ ਗੁੰਥ ਸਾਹਿਬ 
ਵਿੱਚ ਲਿਖਣ ਤੋਂ ਸੰਕੋਚ ਰੱਖਿਆ ਹੈ। ਉਨ੍ਹਾਂ ਨੇ ਸਿਰਫ਼ ਇਕ ਅਕਾਲ- ਭਗਤੀ ਦਾ ਹੀ ਵਰਣਨ ਅਨੇਕ ਢੰਗਾਂ ਨਾਲ 
ਕੀਤਾ ਹੈ ਜੋ ਵਾਹਿਗੁਰੂ ਗਿਆਨ ਅਤੇ ਪ੍ਰਾਪਤੀ ਦਾ ਸਭ ਤੋਂ ਸਰਬੋਤਮ ਤੇ ਸੁਖੈਨ ਮਾਰਗ ਹੈ ਜੋ ਜਗਤ ਜੀਵਾਂ ਲਈ 
ਚੁਰਾਸੀ ਦੇ ਚੱਕੂ 'ਚੋਂ ਨਿਕਲ ਕੇ ਵਾਹਿਗੁਰੂ ਜੋਤ ਵਿੱਚ ਲਿਵ ਲੀਨ ਹੋਣ ਦਾ ਇੱਕੋ ਇਕ ਸਾਧਨ ਹੈ। ਦੂਜੇ ਛੰਦ ਵਿੱਚ ਸ੍ਰੀ 
ਗੁਰੂ ਗ੍ਰੰਥ ਸਾਹਿਬ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਕ ਗ੍ਰੰਥ (ਪੁਸਤਕ) ਹੀ 
ਨਹੀਂ ਸਗੋਂ ਇਹ ਸਾਰੇ ਗ੍ਰੰਥਾਂ ਦੇ ਗੁਰੂ ਹਨ ਅਤੇ ਗੁੰਥ ਹੁੰਦਿਆਂ ਹੋਇਆਂ ਵੀ ਗੁਰੂ ਪਦਵੀ ਦੇ ਮਾਲਕ ਹਨ। ਕਈ ਹਾਲਤਾਂ 
ਵਿੱਚ ਇਹ ਗੁਰੂਆਂ ਦੇ ਵੀ ਗੁਰੂ ਹਨ ਇਸੇ ਲਈ ਇਨ੍ਹਾਂ ਨੂੰ ਚੇਤਨ ਤੇ ਜੜ੍ਹ ਦੀ ਪਈ ਹੋਈ ਉਲਟੀ ਗੰਢ ਨੂੰ ਖੋਲ੍ਹਣ ਵਾਲੇ, 
ਮੋਹ ਦੇ ਨਾਸ਼ਕ, ਸੰਗੀਤ ਰੂਪ, ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲੇ ਲਾਸਾਨੀ ਜਹਾਜ਼ ਦਾ ਦਰਜਾ ਦੇਂਦੇ ਹਨ। ਸ੍ਰੀ ਗੁਰੂ 
ਗ੍ਰੰਥ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਭਾਵੇਂ ਬੇਦ, ਸ਼ਾਸਤ੍ਰ ਤੇ ਉਪਨਿਸ਼ਦਾਂ ਆਦਿ ਸੰਸਕ੍ਰਿਤ ਭਾਸ਼ਾ ਦੇ ਅਨੇਕਾਂ 
ਧਾਰਮਕ ਗ੍ਰੰਥ ਸਨ, ਪਰ ਉਨ੍ਹਾਂ ਤੋਂ ਮਨੁੱਖ ਮਾਤਰ ਨੂੰ ਰੱਬੀ ਗਿਆਨ ਮਿਲਣਾ ਅਤਿ ਕਠਨ ਹੀ ਨਹੀਂ ਸੀ ਸਗੋਂ ਕਈ 
ਵਰਗਾਂ ਲਈ ਤਾਂ ਅਸੰਭਵ ਹੀ ਬਣ ਚੁੱਕਾ ਸੀ। ਜਗਤ ਵਿੱਚ ਮਾਨਵਤਾ ਦੇ ਭਲੇ ਲਈ ਹਜ਼ੂਰ ਨੇ ਇਸ ਮੁਸ਼ਕਲ ਨੂੰ 
ਆਸਾਨ ਕਰ ਦਿੱਤਾ ਤੇ ਅਸੰਭਵ ਨੂੰ ਸੰਭਵ ਵਿੱਚ ਤਬਦੀਲ ਕਰ ਦਿੱਤਾ। ਧਰਤੀ ਦੀ ਅਤਿ ਡੂੰਘੀ ਤਹਿ ਦੇ ਹੇਠਲੇ ਪਾਣੀ 
ਵਾਂਗ ਕਲਿਸ਼ਟ (ਅਤਿ ਕਠਨ) ਸੰਸਕ੍ਰਿਤ ਦੇ ਅੰਦਰ ਬੰਦ ਤੇ ਗੁਪਤ ਰੱਬੀ ਗਿਆਨ ਨੂੰ ਪ੍ਰਗਟ ਕਰ ਕੇ ਹਜ਼ੂਰ ਨੇ ਇਸ 
ਗਿਆਨ-ਅੰਮਿਰਿਤ ਦੇ ਚਸ਼ਮੇ ਵਗਾ ਦਿੱਤੇ। ਉਸ ਗਿਆਨ ਦੀਆਂ ਕਮਜ਼ੋਰੀਆਂ, ਕਮੀਆਂ ਤੇ ਗ਼ਲਤੀਆਂ ਦਰੁਸਤ ਕਰ ਕੇ 
ਤੇ ਲੋਕਾਂ ਦੀ ਆਮ ਸਮਝ ਭਾਸ਼ਾ ਵਿੱਚ ਉਚਾਰ ਕੇ ਹਰ ਜਾਤੀ, ਵਰਗ, ਬਰਨ, ਆਸ਼ੂਮ, ਨਸਲ, ਦੇਸ਼, ਰੰਗ ਤੇ ਬੋਲੀ 
ਵਾਲਿਆਂ ਨੂੰ ਇੱਕੋ ਜਿਹਾ ਹੱਕ ਦੇ ਕੇ ਮਾਨਵੀ ਦੁਨੀਆਂ ਵਿੱਚ ਇਕ ਮਹਾਨ ਕਾਰਨਾਮਾ ਕਰ ਵਿਖਾਇਆ ਜਿਸ ਨੂੰ ਨੀਵੇਂ 
ਵਰਗਾਂ ਦੇ ਲੋਕ ਹਮੇਸ਼ਾ ਸਤਿਕਾਰ ਦੀਆਂ ਨਜ਼ਰਾਂ ਨਾਲ ਤੱਕਦੇ ਰਹਿਣਗੇ। ਮਹਿੰਗਾ ਗਿਆਨ ਸਸਤਾ ਤੇ ਕਠਨ ਗਿਆਨ 
ਆਸਾਨ ਮਿਲਣ ਲੱਗ ਪਿਆ। ਸਮਝੋ ਇਸ ਮਾਤ ਲੋਕ ਤੇ ਸੱਚਖੰਡ ਦੇ ਦਰਮਿਆਨ ਇਕ ਪੁਖ਼ਤਾ ਪੁੱਲ ਤਾਮੀਰ ਕਰ 
ਦਿੱਤਾ ਹੈ ਜਿਸ ਉਪਰ ਦੀ ਹਰ ਮਨੁੱਖ ਮਾਤਰ ਬਿਨਾਂ ਰੋਕ ਟੋਕ ਦੇ ਤੁਰ ਕੇ ਵਾਹਿਗੁਰੂ ਜੀ ਦੀ ਗੋਦੀ ਵਿੱਚ ਬੈਠਣ ਦਾ ਅਨੰਦ 
ਮਾਣ ਸਕਦਾ ਹੈ। ਗੁਰਬਾਣੀ ਨੂੰ ਬੇਦਾਂ ਦਾ ਉਲੱਥਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਿਆਸ ਰੂਪ ਵਰਣਨ ਕਰਨਾ ਕਵੀ 
ਜੀ ਦਾ ਅਲੈਕਾਰਕ ਭਾਵ ਸਮਝਣਾ ਚਾਹੀਏ। ਭਾਰਤੀ ਸਾਹਿਤ ਵਿੱਚ ਵੇਦਾਂ ਨੂੰ ਈਸ਼ਰ ਕ੍ਰਿਤ ਤੇ ਬੂਹਮ ਗਿਆਨ ਦਾ 
ਖ਼ਜ਼ਾਨਾ ਮੰਨਿਆ ਹੋਇਆ ਹੈ। ਉੱਵ ਵੇਦ ਸ਼ਬਦ ਦੇ ਅਰਥ ਹੀ ਜਾਨਣਾ ਅਰਥਾਤ ਗਿਆਨ ਦੇ ਹਨ। ਵੇਦਾਂ ਦੇ ਉਲਥੇ ਤੋਂ 
ਭਾਵ ਵੇਦਾਂ ਵਿਚਲੇ ਨਿਰਮਲ ਰੱਬੀ ਗਿਆਨ ਦੇ ਉਲਥੇ ਤੋਂ ਹੈ, ਜਿਸ ਨੂੰ ਉਸ ਸਮੇਂ ਪ੍ਰਾਪਤ ਕਰਨਾ ਜੇ ਅਸੰਭਵ ਨਹੀਂ ਤਾਂ 
ਕਠਨ ਤਾਂ ਜ਼ਰੂਰ ਹੀ ਸੀ। ਜਿਵੇਂ ਵੇਦਾਂ ਦੇ ਗਿਆਨ ਨੂੰ ਸੰਸਾਰਕ ਜੀਵਾਂ ਤੱਕ ਅਪੜਾਣ ਦਾ ਸਿਹਰਾ ਸ੍ਰੀ ਬਿਆਸ ਜੀ 
ਸਿਰ ਹੈ ਤਿਵੇਂ ਹੀ ਵਾਹਿਗੁਰੂ-ਗਿਆਨ ਨੂੰ ਆਮ ਜੀਵਾਂ ਦੀ ਸਮਝ ਗੋਚਰਾ ਕਰਨ ਲਈ ਸ੍ਰੀ ਗੁਰੂ ਗੁੰਥ ਸਾਹਿਬ ਦੀ 
ਰਚਨਾ ਦਾ ਮਹਾਨ ਸੁੰਦਰ ਸਿਹਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੀ ਸੀਸ 'ਤੇ ਸਜਦਾ ਹੈ, ਜਿਸ ਦੀ ਚਮਕ ਤੇ 
ਸੁੰਦਰਤਾ ਰਹਿੰਦੀ ਦੁਨੀਆਂ ਤੱਕ ਆਮ ਜੀਵਾਂ ਦੀ ਰਹਿਨੁਮਾਈ ਕਰਦੀ ਰਹੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ 
ਇਨ੍ਹਾਂ ਮਹਾਨ ਪਰਉਪਕਾਰਾਂ ਦਾ ਚੇਤਾ ਕਰਵਾ ਕੇ ਆਪਣੇ ਗ੍ਰੰਥ ਦੀ ਨਿਰਵਿਘਨ ਸੰਪੂਰਨਤਾ ਦੀ ਦਿਲੀ ਖ਼ਾਹਿਸ਼ ਨੂੰ 
ਅੰਦਰ ਰੱਖ ਕੇ ਕਵੀ ਜੀ ਸ਼ਰਧਾ ਨਾਲ ਹਜ਼ੂਰ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਨ। 


੧. ਸਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੰਗਲ। 





30 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
੨੩੨ 


ਅਤਿ ਸੁੰਦਰ ਮੂਰਤ ਪੂਰਤ ਆਨੰਦ, ਧੂਰਤ ਕੌ ਰਣ ਮੈ ਬਧ ਕਾਰੀ। 

ਸ਼ੁਭ ਪੀਰਵ ਮੀਰਵ ਭਾਵਹਿ ਸੂਚਕ, ਤੇਗ ਕਸੀ ਕਟ ਮੈ ਜੁਗ ਭਾਰੀ। 

ਨਹਿ ਦੰਡ ਦੀਏ ਬਿਨ ਦੁਸ਼ਟ ਦਬੈਂ, ਚਿਤ ਚੀਨ ਰਖਯੋ ਨ੍ਰਿਪ ਜਾਂਹਿ ਅਚਾਰੀ। 

ਅਬ ਤਾਂ ਹਰਿਗੋਬਿੰਦ ਜੂ ਗੁਰ ਕੇ, ਪਦ ਪੰਕਜ ਕੋ ਬਹੁ ਬੰਦ ਹਮਾਰੀ ॥ ੧੬॥ 

ਪਦਅਰਥ: 

ਅਤਿ=ਬਹੁਤ ਹੀ। ਮੂਰਤ=ਤਸਵੀਰ, ਸ਼ਕਲ, ਸਰੂਪ। ਪੂਰਤ=ਭਰੀ ਹੋਈ। ਧੂਰਤ=ਛਲੀਆ, ਕਪਟੀ, ਠੱਗ ਭਾਵ ਜ਼ਾਲਮ। 
ਰਣ=ਜੰਗ। ਬਧਕਾਰੀ=ਨਾਸ ਕਰਨ ਵਾਲੇ। ਪੀਰਵ=ਪੀਰੀ, ਪੀਰੀ ਦਾ ਕਰਨ। ਮੀਰਵ=ਮੀਰੀ ਬਾਦਸ਼ਾਹੀ। ਭਾਵਹਿ=ਭਾਵ ਨੂੰ, 
ਸਿਧਾਂਤ ਨੂੰ। (ਭਾਵ=ਸਿਧਾਂਤ, ਤਾਤਪਰਜ।] ਸੂਚਕ=ਜਣਾਉਣ ਵਾਲੀਆਂ। ਕਸੀ=ਸਜਾਈਆਂ। ਕਟਿ=ਲੱਕ ਨਾਲ, ਕਮਰ 
ਨਾਲ। ਜੁਗ=ਦੋ। ਚੀਨ=ਜਾਣ ਕੇ। ਨ੍ਰਿਪ=ਰਾਜਿਆਂ ਵਰਗੀ। ਜਾਂਹਿ=ਜਿਨ੍ਹਾਂ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ) ਨੇ। 
ਅਚਾਰੀ=ਕਰਤੱਬ, ਵਿਵਹਾਰ, ਰਹਿਣੀ ਬਹਿਣੀ। ਤਾਂ=ਤਿਨਾਂ ਸਤਿਗੁਰਾਂ। ਪਦ ਪੰਕਜ ਕੋ=ਚਰਨ ਕੰਵਲਾਂ ਉੱਪਰ। ਬਹੁ 
ਬੰਦ=ਬਹੁਤ ਵਾਰ ਨਮਸਕਾਰ ਹੈ। 


(ਸੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ) ਸਰੂਪ ਬਹੁਤ ਹੀ ਸੁੰਦਰ ਤੇ ਅਨੰਦ ਦਾ ਭਰਿਆ ਹੋਇਆ ਹੈ (ਜੋ ਸਤਿਗੁਰੂ) 
ਜ਼ਾਲਮਾਂ ਨੂੰ ਜੰਗ ਵਿੱਚ ਨਾਸ ਕਰਨ ਵਾਲੇ ਹਨ। 

(ਜਿਨ੍ਹਾਂ ਨੇ) ਪੀਰੀ ਅਤੇ ਮੀਰੀ ਦੇ ਭਾਵਾਂ ਨੂੰ ਚੰਗੀ ਤਰ੍ਹਾਂ ਜਣਾਉਣ ਵਾਲੀਆਂ ਪੀਰੀ ਤੇ ਮੀਰੀ ਦੀਆਂ ਦੋ ਤਲਵਾਰਾਂ ਲੱਕ 
ਵਿੱਚ ਸਜਾਈਆਂ ਸਨ। 

ਜਿਨ੍ਹਾਂ ਨੇ ਚਿੱਤ ਵਿੱਚ ਇਹ ਜਾਣ ਕੇ ਕਿ ਦੰਡ ਦਿੱਤੇ ਬਿਨਾਂ ਦੁਸ਼ਟ ਨਹੀਂ ਦਬ ਸਕਦੇ, ਉਨ੍ਹਾਂ ਬਾਦਸ਼ਾਹਾਂ ਵਰਗੀ ਰਹਿਣੀ 
ਬਹਿਣੀ ਧਾਰਨ ਕਰ ਲਈ। 

ਹੁਣ ਤਿਨ੍ਹਾਂ ਸਤਿਗੁਰਾਂ ਭਾਵ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਕੰਵਲਾਂ ਉੱਪਰ ਸਾਡੀ ਬਹੁਤ ਵਾਰ ਨਮਸਕਾਰ 
ਹੈ। 

ਸੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ-ਗੱਦੀ 'ਤੇ ਬੈਠਣ ਤੋ' ਪਹਿਲਾਂ ਪੰਚਮ ਪਾਤਸ਼ਾਹ ਤੱਕ ਸਾਰੇ ਸਤਿਗੁਰੂ 
ਸਾਹਿਬਾਨ ਸ਼ਾਂਤ- ਰਸ ਵਿੱਚ ਰਹੇ ਜਿਸ ਕਰ ਕੇ ਆਮ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਨੂੰ ਕੇਵਲ ਫ਼ਕੀਰਾਂ ਦੀ 
ਗੱਦੀ ਹੀ ਸਮਝਦੇ ਰਹੇ ਤੇ ਇਸ ਨਵੀਂ ਉਭਰ ਰਹੀ ਲਹਿਰ ਨੂੰ ਵੱਧ ਤੋਂ ਵੱਧ ਭਗਤੀ ਲਹਿਰ ਦਾ ਸਿਖ਼ਰ ਹੀ ਆਖਿਆ 
ਗਿਆ। ਭਾਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਸਮੇਂ ਦੇ ਅਨਿਆਈ ਰਾਜਿਆਂ ਤੇ ਇਨਸਾਫ਼ ਨਾ ਦੇਣ 
ਵਾਲਿਆਂ ਨੂੰ ਸ਼ੀਹਾਂ ਤੇ ਕੁੱਤਿਆਂ ਨਾਲ ਤਸ਼ਬੀਹਾਂ ਦਿੱਤੀਆਂ। 'ਰਾਜੇ ਸੀਹ ਮੁਕਦਮ ਕੁਤੇ' ਇਹ ਭਗਤੀ ਦੇ ਨਾਲ-ਨਾਲ 
ਰਾਜਸੀ ਆਗੂਆਂ 'ਤੇ ਆਲੋਚਨਾ ਦਾ ਅਰੰਭ ਸੀ। ਭਾਵੇਂ ਅਜੇ ਭਗਤੀ ਦੇ ਨਾਲ ਸ਼ਕਤੀ ਨੂੰ ਪੂਰਨ ਰੂਪ ਵਿੱਚ ਨਹੀਂ 
ਜੋੜਿਆ ਗਿਆ ਸੀ ਪਰ ਹਜ਼ੂਰ ਦੇ ਉਪਰੋਕਤ ਮਹਾਂ ਵਾਕਾਂ ਨੂੰ ਭਗਤੀ ਨਾਲ ਸ਼ਕਤੀ ਨੂੰ ਜੋੜਨ ਦਾ ਨੀਂਹ ਪੱਥਰ 
ਆਖਿਆ ਜਾ ਸਕਦਾ ਹੈ। ਹਜ਼ੂਰ ਦਾ ਇਹ ਵਿਚਾਰ ਹੈ ਕਿ ਸ਼ਕਤੀ ਤੋਂ ਬਿਨਾਂ ਭਗਤੀ ਦੀ ਰੱਖਿਆ ਨਹੀਂ ਕੀਤੀ ਜਾ 
ਸਕਦੀ ਤੇ ਭਗਤੀ ਦੀ ਪੂਰਨਤਾ ਤੋਂ ਬਿਨਾਂ ਸ਼ਕਤੀ ਦਾ ਔਣਾ ਅਸੰਭਵ ਹੈ। ਇਸੇ ਲਈ ਪੰਜਾਂ ਸਤਿਗੁਰਾਂ ਤੱਕ ਵਧੇਰੇ ਜ਼ੋਰ 
ਭਗਤੀ ਨੂੰ ਹੀ ਮਜ਼ਬੂਤ ਕਰਨ 'ਤੇ ਲਾਇਆ ਜਾਂਦਾ ਰਿਹਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਤੋਂ ਬਾਅਦ 
ਛੇਵੇਂ ਸਤਿਗੁਰਾਂ ਨੇ ਇਹ ਗੱਲ ਚੰਗੀ ਤਰ੍ਹਾਂ ਅਨੁਭਵ ਕਰ ਲਈ ਸੀ ਕਿ ਦੁਸ਼ਟ ਤੇ ਜ਼ਾਲਮ ਹੁਕਮਰਾਨਾਂ ਦੇ ਦਿਮਾਗ਼ 
ਦਰੁਸਤ ਕਰਨ ਲਈ ਵਧੀਆ ਇਲਾਜ ਸ਼ਾਂਤੀ ਦੀ ਮਲ੍ਹਮ ਨਹੀਂ ਸਗੋਂ ਤਲਵਾਰ ਦਾ ਓਪ੍ਰੇਸ਼ਨ (ਚੀਰ ਫਾੜ) ਹੀ ਹੈ। ਇਸ 
ਲਈ ਹਜ਼ੂਰ ਗੁਰਤਾ ਗੱਦੀ 'ਤੇ ਬੈਠਣ ਸਮੇਂ ਮੰਜੀ ਸਾਹਿਬ ਦੀ ਥਾਂ ਤਖ਼ਤ 'ਤੇ ਬੈਠੇ। ਸੇਲੀ, ਮਾਲਾ ਦੀ ਥਾਂ ਮੀਰੀ ਅਤੇ 
ਪੀਰੀ ਦੀਆਂ ਦੋ ਤਲਵਾਰਾਂ ਗਾਤਰੇ ਸਜਾਈਆਂ। ਸੀਸ ਉੱਤੇ ਜਿਗ੍ਹਾ ਤੇ ਕਲਗੀ ਸਜਾਈ ਜਿਸ ਤੋਂ ਆਪ ਦੀ 
ਸ਼ਹਿਨਸ਼ਾਹੀਅਤ ਡੁੱਲ੍ਹ ਡੁੱਲ੍ਹ ਪੈਣ ਲੱਗੀ ਤੇ ਸਿਖ ਸੰਗਤਾਂ ਆਪ ਨੂੰ 'ਸੱਚੇ ਪਾਤਸ਼ਾਹ' ਦੇ ਨਾਮ ਨਾਲ ਯਾਦ ਕਰਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ੬1 


ਲੱਗੀਆਂ। ਸਿੱਖਾਂ ਨੂੰ ਸ਼ਸਤ੍ਰਧਾਰੀ ਹੋ ਕੇ ਤੇ ਸ਼ਸਤ੍ਰਾਂ ਤੇ ਘੋੜਿਆਂ ਦੀ ਭੇਟਾ ਲੈ ਕੇ ਔਣ ਦੇ ਸਤਿਗੁਰਾਂ ਵੱਲੋਂ ਹੁਕਮਨਾਮੇ 
ਜਾਰੀ ਕੀਤੇ ਗਏ। ਸੁੰਦਰਤਾ, ਸਰੀਰਕ ਕੱਦ-ਕਾਨ, ਬਾਹੂ-ਬਲ ਤੇ ਸ਼ਸਤ੍ਰ-ਨਿਪੁਨਤਾ ਵਿੱਚ ਉਸ ਸਮੇਂ ਆਪ ਦਾ ਕੋਈ 
ਸਾਨੀ ਨਹੀਂ ਸੀ। ਚਾਰ ਵੱਡੇ ਜੰਗਾਂ ਵਿੱਚ ਸ਼ਹਿਨਸ਼ਾਹੀ ਲਸ਼ਕਰਾਂ ਨੂੰ ਭਾਜੜਾਂ ਪੁਆ ਦੇਣੀਆਂ 'ਦਲ ਭੰਜਨ ਗੁਰ ਸੂਰਮਾ 
ਵਡ ਜੋਧਾ ਬਹੁ ਪਰਉਪਕਾਰੀ' ਦਾ ਜ਼ਾਹਿਰਾ ਸਬੂਤ ਪੇਸ਼ ਕਰਦੀਆਂ ਹਨ। ਕਵੀ ਜੀ ਹਜ਼ੂਰ ਦੀ ਗ਼ੈਬੀ ਸ਼ਕਤੀ ਦੀ 
ਸਹਾਇਤਾ ਨਾਲ ਗ੍ਰੰਥ ਰਚਣ ਵਿੱਚ ਪੈਣ ਵਾਲੇ ਵਿਘਨਾਂ ਤੋਂ ਛੁਟਕਾਰਾ ਹਾਸਲ ਕਰਨ ਲਈ ਆਪ ਜੀ ਦੇ ਪਰਮ ਪਾਵਨ 
ਚਰਨ ਕਮਲਾਂ ਉਪਰ ਬਾਰ ਬਾਰ ਨਮਸਕਾਰਾਂ ਕਰਦੇ ਹਨ। 


੧੧. ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਮੰਗਲ। 


੨੩੩ 


ਸ਼ਰਯਾ. 
ਨਵਨੀਤ ਸਮਾਨ ਮਹਾਨ ਬਿਨੀਤ, ਗਿਰੇ ਪਿਖ ਫੂਲ ਦੁਕੂਲ ਹਰੇ ਹੈਂ। 
ਬਹੁ ਰੰਕ ਸੁ ਭੂਪ ਕਰੇ ਜਿਹ ਨੈ, ਜਨ ਜੂਝਨ ਕੇ ਭਵ ਫੰਧ ਹਰੇ ਹੈਂ। 
ਤਰ 
ਨਮਿ ਤਾਂ ਪਦ ਪੰਕਜ ਕੌ ਹਮਰੀ, ਕ੍ਰਿਤ ਕੇਰ ਬਿਘੱਨ ਸਘੱਨ ਹਰੇ ਹੈਂ ॥੧੭॥ 
ਪਦਅਰਥ: 
ਨਵਨੀਤ=ਮੱਖਣ। ਸਮਾਨ=ਵਾਂਗ। ਮਹਾਨ=ਬਹੁਤ। ਬਿਨੀਤ=ਬਿਨਯ, ਨਿੰਮੂਤਾ ਵਾਲੇ, ਨਰਮ। _ਗਿਰੇ=ਡਿੱਗੇ ਹੋਏ। 
ਦੁਕੂਲ=ਬਸਤ੍ਰ ਭਾਵ ਜਾਮਾ (ਚੋਗਾ)। ਹਰੇ ਹੈਂ=ਚੁੱਕ ਕੇ ਤੁਰਦੇ ਹਨ। ਰੰਕ=ਕੰਗਾਲ, ਗ਼ਰੀਬ। ਨਰੇਸ਼=ਰਾਜੇ। ਜਿਹ ਨੈ=ਜਿਨ੍ਹਾਂ 
(ਸੂ ਗੁਰੂ ਹਰਿ ਰਾਇ ਸਾਹਿਬ ਜੀ) ਨੇ। ਜਨ ਜੂਝਨ= ਸਾਰੇ ਸੇਵਕਾਂ ਦੇ। ਭਵ ਫੰਧ=ਸੰਸਾਰ ਦੇ ਮੋਹ ਦੇ ਫਾਹੇ। ਹਰੇ ਹੈਂ=ਕੱਟ ਦਿੱਤੇ 
ਹਨ। ਫਲ ਚਾਰ=ਚਾਰ ਫਲ: ਧਰਮ, ਅਰਥ, ਕਾਮ ਅਤੇ ਮੋਖ। ਪੈ=ਉੱਪਰ। ਕਰਤਾ=ਕਰਤਾਰ ਸਰੂਪ। ਢਰੇ ਹੈਂ=ਕਿਰਪਾਲੂ 
ਹੋਏ ਹਨ। ਅਭਿ ਬੰਦਨ=ਦਿਲੋਂ ਨਮਸਕਾਰ। ਕ੍ਰਿਤ=ਕੀਤੀ ਹੋਈ, ਰਚਨਾ, ਕਵਿਤਾ। ਕੇਰ=ਦੇ। ਸਘੱਨ= ਸੰਘਣੇ ਭਾਵ ਸਾਰੇ। 
ਹਰੇ ਹੈਂ=ਨਾਸ ਕਰ ਦੇਣ। ਅਰਥ: 
(ਸੀ ਗੁਰੂ ਹਰਿਰਾਇ ਸਾਹਿਬ ਜੀ) ਮੱਖਣ ਵਾਂਗ ਬਹੁਤ ਹੀ ਨਰਮ ਸੁਭਾਵ ਵਾਲੇ ਹਨ। (ਜਾਮੇ ਦੇ ਪੱਲੇ ਨਾਲ ਟੁੱਟ ਕੇ) 
ਡਿੱਗੇ ਹੋਏ ਫੁੱਲਾਂ ਨੂੰ ਵੇਖ ਕੇ (ਆਪਣਾ) ਜਾਮਾ ਚੁੱਕ ਕੇ ਤੁਰਨ (ਦਾ ਪੁਣ ਸਾਰੀ ਉਮਰ ਨਿਭਾਹਿਆ।) 
ਜਿਨ੍ਹਾਂ ਨੇ (ਕਾਲੇ ਦੇ ਭਤੀਜਿਆਂ) ਕੰਗਾਲਾਂ ਨੂੰ (ਦੇਸ਼ ਦੇ) ਰਾਜੇ ਬਣਾ ਦਿੱਤਾ (ਅਤੇ) ਸਾਰੇ ਸੇਵਕਾਂ ਦੇ ਸੰਸਾਰਕ ਮੋਹ ਦੇ 
ਫਾਹੇ ਕੱਟ ਦਿੱਤੇ। 
ਜਿਨ੍ਹਾਂ ਉੱਪਰ ਕਰਤਾਰ ਸਰੂਪ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਕਿਰਪਾਲੂ ਹੋਏ ਹਨ, ਉਨ੍ਹਾਂ ਨੂੰ ਚਾਰੇ ਫਲ (ਧਰਮ, 
ਅਰਥ, ਕਾਮ, ਮੋਖ) ਇਕ ਖਿਨ ਵਿੱਚ ਹੀ ਦੇ ਦੇਂਦੇ ਹਨ। 
ਤਿਨ੍ਹਾਂ ਸਤਿਗੁਰਾਂ ਨੂੰ ਸਾਡੀ ਦਿਲੋਂ ਨਮਸਕਾਰ ਹੈ ਤਾਂ ਜੋ ਮੇਰੀ ਇਸ ਰਚਨਾ 'ਚ ਪੈਣ ਵਾਲੇ ਸਾਰੇ ਬਿਘਨ ਨਾਸ ਕਰ ਦੇਣ। 
ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਸੁਭਾਅ ਦੇ ਬੜੇ ਮਿੱਠੇ ਤੇ ਬਹੁਤ ਹੀ ਕੋਮਲ ਸਨ। ਇਕ ਵਾਰ ਆਪ 
ਬਚਪਨ ਦੀ ਉਮਰੇ ਆਪਣੇ ਦਾਦਾ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਕੀਰਤਪੁਰ ਸਾਹਿਬ ਵਿਖੇ ਬਾਗ਼ ਦੀ 
ਸੈਰ ਕਰਨ ਗਏ। ਅਚਾਨਕ ਕਾਹਲੀ ਨਾਲ ਤੁਰਨ ਦੇ ਕਾਰਨ ਆਪ ਦੇ ਘੇਰੇਦਾਰ ਖੁੱਲ੍ਹੇ ਕਲੀਆਂ ਵਾਲੇ ਜਾਮੇ ਨਾਲ ਅੜ 
ਕੇ ਇਕ ਖ਼ੂਬਸੂਰਤ ਫੁੱਲ ਟੁੱਟ ਕੇ ਡਿੱਗ ਪਿਆ। ਦਾਦਾ ਗੁਰੂ ਜੀ ਦੇ ਸਿਰਫ਼ ਇਹ ਕਹਿਣ 'ਤੇ ਹੀ ਕਿ ਜਿਸ ਦੇ ਜਾਮੇ 'ਚ 
ਅੜ ਕੇ ਇਹ ਫੁੱਲ ਟੁੱਟਾ ਹੈ ਉਸ ਨੂੰ ਆਪਣਾ ਜਾਮਾ ਵਲ੍ਹੇਟ ਕੇ ਚੁੱਕ ਕੇ ਤੁਰਨਾ ਚਾਹੀਦਾ ਹੈ। ਦਾਦਾ ਗੁਰੂ ਜੀ ਦੇ ਹੁਕਮ 
ਤੇ ਫੁੱਲ ਚਾੜ੍ਹਦਿਆਂ ਹੋਇਆਂ ਆਪ ਨੇ ਸਾਰੀ ਜ਼ਿੰਦਗੀ ਆਪਣਾ ਜਾਮਾ ਇਕੱਠਾ ਕਰ ਕੇ ਚੁੱਕ ਕੇ ਤੁਰਨ ਦਾ ਪੁਣ 
ਨਿਭਾਇਆ। ਗ਼ਰੀਬਾਂ 'ਤੇ ਮੱਖਣ ਵਾਂਗ ਛੇਤੀ ਢਲ ਜਾਣ ਵਾਲੇ ਅਤਿਅੰਤ ਉਦਾਰ ਚਿੱਤ ਸਤਿਗੁਰੂ ਜੀ ਨੇ ਫੂਲ ਵੰਸ਼ ਦੇ 
ਵਡਿੱਕੇ ਕਾਲੇ ਦੇ ਭਤੀਜਿਆਂ ਫੂਲ ਤੇ ਸੰਦਲੀ ਨੂੰ ਅਤਿਅੰਤ ਗਰੀਬੀ ਤੇ ਭੁੱਖ ਦੀ ਦਸ਼ਾ ਵਿੱਚ ਢਿੱਡ ਵਜਾਂਦਿਆਂ ਵੇਖ ਕੇ 
ਇਲਾਕੇ ਦਾ ਰਾਜ ਬਖ਼ਸ਼ ਦਿੱਤਾ। ਕਵੀ ਜੀ ਨੇ ਸਤਿਗੁਰਾਂ ਦੇ ਜੀਵਨ ਦੀਆਂ ਉਪ੍ਰੋਕਤ ਦੋ ਮਹਾਨ ਘਟਨਾਵਾਂ ਵੱਲ 
ਇਸ਼ਾਰਾ ਕਰ ਕੇ ਸਤਿਗੁਰਾਂ ਦੇ ਅਤਿਅੰਤ ਨਰਮ ਤੇ ਬਖ਼ਸ਼ਿੰਦ ਸੁਭਾਵ ਅਤੇ ਨਿਰਮਲ ਗੁਣਾਂ ਦਾ ਵਰਣਨ ਕੀਤਾ ਹੈ। 





32 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅੰਤ ਵਿੱਚ ਆਪਣੇ ਇਸ ਗ੍ਰੰਥ ਸ੍ਰੀ ਗੁਰੁ ਪੰਥ ਪ੍ਰਕਾਸ਼ ਦੀ ਰਚਨਾ ਕਰਨ ਦੇ ਦੌਰਾਨ ਆ ਪੈਣ ਵਾਲੇ ਬਿਘਨਾਂ ਤੋਂ ਬਚਣ 
ਲਈ ਦਿਲੋਂ ਮਨੋਂ ਅਰਜ਼ੋਈ ਤੇ ਬੰਦਨਾ ਕੀਤੀ ਹੈ ਜੋ ਕਿ ਇਕ ਸੱਚੇ ਸਿੱਖ ਦਾ ਕਰਮ ਹੈ। 
੧੨. ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਮੰਗਲ। 


ਸ਼ੁਭ ਚੰਦ ਅਮੰਦ ਲਸੈ ਪੁੰਨਿਆ, ਸ ਕਲੈਕਤ ਯੌ ਮੁਖ ਸਾਮ ਨ ਪਾਵੈ। 

ਤਿਮ ਕੰਟਕਿ ਕੂਟਹਿ ਕੰਜ ਕਸਯੋ, ਰਵਿ ਤਾਪ ਯੁਤੰ ਚਲਿ ਕਯੋਂ ਸਮ ਧਾਵੈ। 

ਤਰੁ ਕਾਮ, ਸੁਧਾ, ਜਢ ਸਾਮ ਕਹਾਂ, ਪਿਖ ਅੰਗ ਅਨੰਗ ਅਲੱਖ ਰਹਾਵੈ। 

ਗੁਰ ਬਾਲ ਸੂਰੂਪ ਅਨੂਪਮ ਕੇ, ਪਦ ਪਾਵਨ ਗਯਾਨ ਹਰੀ ਉਰਿ ਧਯਾਵੈ ॥ ੧੮ ॥ 

ਪਦਅਰਥ: 

ਸ਼ੁਭ=ਚੰਗਾ, ਸ੍ਰੇਸ਼ਟ। ਅਮੰਦ=ਮੰਦਤਾ ਤੋਂ ਰਹਿਤ, ਉੱਜਲ। ਲਸੈ=ਚਮਕਦਾ ਹੈ। ਸ ਕਲੌਕਤ=ਕਲੈਕ ਦੇ ਸਹਿਤ ਹੈ। ਯੋਂ=ਇਸ 
ਕਰਕੇ। ਸਾਮ=ਸਮਤਾ, ਬਰਾਬਰੀ। ਤਿਮ=ਤਿਵੇਂ ਹੀ। ਕੰਟਕਿ=ਕੰਡਿਆਂ ਨਾਲ। ਕੂਟਹਿ=ਸਮੂੰਹ। ਬਹੁਤੇ। ਕੰਜ=ਕਵਲ। 
ਕਸਯੋ=ਖਿੱਚਿਆ ਹੋਇਆ ਭਾਵ ਘਿਰਿਆ ਹੋਇਆ ਹੈ। ਰਵਿ=ਸੂਰਜ। ਤਾਪ=ਤਪਸ਼। ਯੁਤੰ=ਸਹਿਤ ਹੈ। ਚਲਿ=ਚਲਦਾ ਹੈ। 
(ਅ) (ਪ੍ਰਕਾਸ਼) ਚੰਚਲ ਹੈ। ਕਯੋਂ=ਕਿਵੇਂ, ਕਿਸ ਤਰ੍ਹਾਂ। ਸਮ ਧਾਵੈ=ਬਰਾਬਰ ਦੌੜ ਸਕਦਾ ਹੈ ਭਾਵ ਬਰਾਬਰੀ ਕਰ ਸਕਦਾ ਹੈ। 
ਤਰੁ ਕਾਮ=ਕਲਪ ਬ੍ਰਿੱਛ, ਕਾਮਨਾ ਪੂਰੀਆਂ ਕਰਨ ਵਾਲਾ ਸੁਰਗ ਦਾ ਇਕ ਦਰੱਖ਼ਤ। ਸੁਧਾ= (ਦੇਵਤਿਆਂ ਦਾ) ਅੰਮ੍ਰਿਤ। 
ਜਢ=ਜੜ੍ਹ, ਚੇਤਨਤਾ-ਰਹਿਤ। ਅਨੰਗ=ਕਾਮਦੇਵ। ਅਲੱਖ=ਜਾਨਣ ਤੋਂ ਰਹਿਤ ਭਾਵ ਚੁੱਪ। ਗੁਰ ਬਾਲ ਸੂਰੂਪ=ਬਾਲ ਸਰੂਪ 
ਸਤਿਗੁਰੂ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਅਨੁਪਮ=ਉਪਮਾ ਰਹਿਤ। ਪਦ ਪਾਵਨ=ਪਵਿੱਤ੍ਰ ਚਰਨ (ਕੰਵਲਾਂ ਨੂੰ)। 

ਅਰਥ: 


(ਭਾਵੇਂ) ਪੁੰਨਿਆਂ ਦਾ ਚੰਦੂਮਾ ਚੰਗਾ ਉੱਜਲ ਚਮਕ ਰਿਹਾ ਹੈ (ਪਰ ਚੂੰਕਿ ਇਹ) ਕਲੈਕ ਦੇ ਸਹਿਤ ਹੈ ਇਸ ਕਰ ਕੇ (ਸ੍ਰੀ 
ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ) ਮੁੱਖ ਦੀ ਬਰਾਬਰੀ ਨਹੀਂ ਪਾ ਸਕਦਾ। 

ਤਿਵੇਂ ਹੀ ਕੰਵਲ ਵੀ ਬਹੁਤੇ ਕੰਡਿਆਂ ਨਾਲ ਘਿਰਿਆ ਹੋਇਆ ਹੈ ਅਤੇ ਸੂਰਜ (ਦਾ ਪ੍ਰਕਾਸ਼) ਚੰਚਲ ਹੈ (ਜਿਸ ਕਰ ਕੇ 
ਇਹ ਕੰਵਲ ਤੇ ਸੂਰਜ ਵੀ) ਕਿਵੇਂ (ਸਤਿਗੁਰਾਂ ਦੇ ਮੁੱਖ ਦੀ) ਬਰਾਬਰੀ ਕਰ ਸਕਦੇ ਹਨ। 

ਕਲਪ ਬ੍ਰਿੱਛ ਤੇ (ਦੇਵਤਿਆਂ ਦਾ) ਅੰਮ੍ਰਿਤ ਵੀ ਜੜ੍ਹ ਹਨ (ਇਹ ਦੋਨੋਂ ਵੀ ਸਤਿਗੁਰਾਂ ਦੇ ਸਰੀਰ ਦੀ ਬਰਾਬਰੀ ਕਿਵੇਂ ਪਾ 
ਸਕਦੇ ਹਨ, ਜਿਨ੍ਹਾਂ ਦੇ ਅੰਗਾਂ ਦੀ ਸੁੰਦਰਤਾ ਨੂੰ ਵੇਖ ਕੇ ਕਾਮਦੇਵ ਵੀ ਚੁੱਪ ਹੋ ਰਹਿੰਦਾ ਹੈ (ਭਾਵ ਕੁਝ ਜਾਣ ਨਹੀਂ 
ਸਕਦਾ)। 

(ਉਨ੍ਹਾਂ) ਉਪਮਾ-ਰਹਿਤ ਬਾਲ ਸਰੂਪ (ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ) ਦੇ ਪਵਿਤ੍ਰ ਚਰਨ ਕੰਵਲਾਂ ਨੂੰ ਗਿਆਨ ਸਿੰਘ 
ਹਿਰਦੇ ਅੰਦਰ ਧਿਆਉਂਦਾ ਹੈ। 

ਕਵੀ ਆਮ ਤੌਰ 'ਤੇ ਕਿਸੇ ਸੁੰਦਰ ਮੁਖ ਨੂੰ ਪੁੰਨਿਆ ਦੇ ਚੰਦੂਮਾ, ਕੰਵਲ ਜਾਂ ਸੂਰਜ ਨਾਲ ਤਸ਼ਬੀਹ ਦੇਂਦੇ ਹਨ ਅਤੇ 
ਕਾਮਨਾ ਪੂਰਨ ਕਰ ਦੇਣ ਵਾਲੀ ਸ਼ਕਤੀ ਨੂੰ ਕਲਪ ਬ੍ਰਿੱਛ ਨਾਲ ਅਤੇ ਅਮਰ ਕਰ ਦੇਣ ਵਾਲੀ ਸ਼ਕਤੀ ਨੂੰ ਅੰਮ੍ਰਿਤ ਨਾਲ 
ਤੁਲਨਾ ਦੇਂਦੇ ਹਨ। ਕਾਮਦੇਵ ਨੂੰ ਜਗਤ ਵਿੱਚ ਸਭ ਤੋਂ ਵੱਧ ਸੁੰਦਰ ਸਮਝ ਕੇ ਕਿਸੇ ਦੇ ਸੁੰਦਰ ਅੰਗਾਂ ਨੂੰ ਕਾਮਦੇਵ ਨਾਲ 
ਉਪਮਾ ਦਿੱਤਾ ਕਰਦੇ ਹਨ। ਪਰ ਏਥੇ ਕਵੀ ਜੀ ਬਾਲ ਸਰੂਪ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮੁੱਖ ਨੂੰ ਪੁੰਨਿਆ ਦੇ 
ਚੰਦ, ਕੰਵਲ ਤੇ ਸੂਰਜ ਨਾਲ ਸਮਾਨਤਾ ਦੇਣ ਤੋਂ ਇਨਕਾਰੀ ਹਨ, ਇਸ ਦਾ ਕਾਰਨ ਉਹ ਇਹ ਦੱਸਦੇ ਹਨ ਕਿ ਚੰਦਰਮਾ 
ਕਲੈਕੀ ਹੈ ਪਰ ਗੁਰੂ ਕੇ ਮੁੱਖ ਦੇ ਦਰਸ਼ਨ ਜਨਮ ਜਨਮਾਂਤਰਾਂ ਦੇ ਕਲੈਕ ਮੇਟਣ ਵਾਲੇ ਹਨ। ਕੰਵਲ ਦਾ ਚਾਰ ਚੁਫੇਰਾ 
ਸਾਰਾ ਕੰਡਿਆਂ ਨਾਲ ਭਰਿਆ ਪਿਆ ਹੈ ਜਦ ਕਿ ਗੁਰੂ ਜੀ ਦੇ ਮੁੱਖ ਦੇ ਇਰਦ ਗਿਰਦ ਇਲਾਹੀ ਨੂਰ ਦਾ ਕੋਮਲ ਚੱਕਰ 
ਹੈ ਜੋ ਅਨ੍ਹੇਰੀ ਦੁਨੀਆਂ ਵਿੱਚ ਪਿਆਰੀ ਤੇ ਮਿੱਠੀ ਰੌਸ਼ਨੀ ਵੰਡਦਾ ਹੈ। ਸੂਰਜ ਵਿੱਚ ਅਥਾਹ ਤਪਸ਼ ਹੈ ਜੋ ਨੇੜੇ ਹੋ ਕੇ 
ਤੱਕਣ ਵਾਲਿਆਂ ਨੂੰ ਸਾੜ ਕੇ ਸੁਆਹ ਕਰ ਦੇਂਦੀ ਹੈ ਤੇ ਇਕ-ਟੱਕ ਝਾਕਣ ਵਾਲਿਆਂ ਦੀਆਂ ਅੱਖਾਂ ਦਾ ਚਾਨਣ ਸੂਰਜ 
ਸਦਾ ਲਈ ਖੋਹ ਲੈਂਦਾ ਹੈ। ਫਿਰ ਸਥਿਰ ਨਹੀਂ, ਚੱਲਦਾ ਰਹਿੰਦਾ ਹੈ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਕਿ 


(ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨ ਅੰਤੁ ॥ ) 

ਰੌਸ਼ਨੀ ਵੀ ਚੰਚਲ ਹੈ। ਪਰ ਸਤਿਗੁਰ ਜੀ ਦੇ ਮੁੱਖ ਦਾ ਦਰਸ਼ਨ ਤਪਸ਼ਾਂ ਮੇਟਣ ਵਾਲਾ ਤੇ ਠੰਡਕਾਂ ਪ੍ਰਦਾਨ ਕਰਦਾ ਹੈ। 
ਨੇੜਿਓਂ ਹੋ ਕੇ ਤੱਕਣ ਵਾਲੇ ਦੀਆਂ ਰੂਹਾਨੀ ਅੱਖਾਂ ਖੋਲ੍ਹ ਦੇਂਦਾ ਹੈ। ਚੁਰਾਸੀ ਦੇ ਚੱਕਰ 'ਚੋਂ ਕੱਢ ਕੇ ਸਥਿਰ ਕਰ ਦੇਂਦਾ ਹੈ। ਕਵੀ ਜੀ 
ਸਤਿਗੁਰਾਂ ਦੀ ਆਤਮ-ਸੱਤਾ ਨੂੰ ਕਲਪ ਬ੍ਰਿੱਛ ਤੇ ਦੇਵਤਿਆਂ ਦੇ ਅੰਮ੍ਰਿਤ ਨਾਲ ਸਮਾਨਤਾ ਦੇਣ ਤੋਂ ਝਿਜਕਦੇ ਹਨ ਤੇ ਦਲੀਲ ਇਹ 
ਦੇਂਦੇ ਹਨ ਕਿ ਕਲਪ ਬ੍ਰਿੱਛ ਸੰਸਾਰਕ ਪਦਾਰਥਾਂ ਸਬੰਧੀ ਕਾਮਨਾਂ ਤਾਂ ਭਾਵੇਂ ਪੂਰੀਆਂ ਕਰ ਸਕਦਾ ਹੈ, ਲੇਕਿਨ ਆਪਣੇ ਸਰੂਪ ਦੇ 
ਗਿਆਨ ਤੇ ਕਲਿਆਣ ਦਾ ਦਾਤਾ ਨਹੀਂ। ਇਸ ਦੇ ਉਲਟ ਸਤਿਗੁਰੂ ਜੀ ਆਪਣੇ ਆਤਮ-ਬਲ ਨਾਲ ਆਤਮਕ- -ਗਿਆਨ ਅਤੇ 
ਮੁਕਤੀ ਦੇਣ ਲਈ ਪੂਰਨ ਸਮਰੱਥ ਹਨ। ਦੇਵਤਿਆਂ ਦੇ ਅੰਮ੍ਰਿਤ ਦੀ ਕਾਣੀ ਵੰਡ ਦੇ ਕਾਰਨ ਰਾਹੂ ਨੂੰ ਅੰਮ੍ਰਿਤ ਪੀਣ ਦੇ ਇਵਜ਼ ਵਿੱਚ 
ਆਪਣੇ ਆਪ ਨੂੰ ਦੋ ਧੜ ਕਰਵਾਣਾ ਪਿਆ ਪਰ ਸਤਿਗੁਰੂ ਜੀ ਪਾਸ ਅਜਿਹਾ ਨਾਮ-ਅੰਮ੍ਰਿਤ ਹੈ ਜੋ ਰਾਖਸ਼ਾਂ ਤੇ ਦੈੱਤਾਂ ਨੂੰ ਵੀ ਮੁਕਤ 
ਕਰ ਦੇਂਦਾ ਹੈ। ਇਹ ਦੋਨੋਂ ਜੜ੍ਹ ਹਨ ਜਦ ਕਿ ਸਤਿਗੁਰੂ ਜੀ ਚੇਤਨ ਸਰੂਪ ਹਨ। ਸਤਿਗੁਰਾਂ ਦੇ ਅੰਗਾਂ ਦੀ ਸੁੰਦਰਤਾ ਨੂੰ ਕਾਮਦੇਵ 
ਨਾਲ ਬਰਾਬਰਤਾ ਦੇਣੀ ਵੀ ਠੀਕ ਨਹੀਂ ਢੁਕਦੀ। ਇਸ ਲਈ ਕਿ ਕਾਮਦੇਵ ਦੀ ਸੁੰਦਰਤਾ ਜੀਵਾਂ ਨੂੰ ਆਪਣੇ ਚਮਤਕਾਰਾਂ ਵਿੱਚ 
ਬੇਸੁੱਧ ਕਰਕੇ, ਵਿਕਾਰਾਂ 'ਚ ਫਸਾ ਕੇ ਮਨ ਕਾਲਾ ਕਰ ਦੇਂਦੀ ਹੈ ਅਤੇ ਅੰਤ ਨੂੰ ਉਨ੍ਹਾਂ ਨੂੰ ਨਰਕ ਗਾਮੀ ਬਣਾ ਦੇਂਦੀ ਹੈ। ਇਸੇ ਸਬੰਧ 
ਵਿੱਚ ਹਜ਼ੂਰ ਦਾ ਮਹਾਂਵਾਕ ਹੈ: 

ਹੇ ਕਾਮੰ ਨਰਕ ਬਿਸ੍ਰਾਮਂ ਬਹੁ ਜੋਨੀ ਭੁਮਾਵਣਹ। 

ਪਰ ਦੂਜੇ ਪਾਸੇ ਸਤਿਗੁਰਾਂ ਦੇ ਅੰਗਾਂ ਦੀ ਸੁੰਦਰਤਾ ਦੇ ਦਰਸ਼ਨ ਕਾਮ ਵਾਸ਼ਨਾ 'ਚ ਗਲਿਆਂ ਹੋਇਆਂ ਦੇ ਮਨਾਂ ਨੂੰ 
ਤੰਦਰੁਸਤ ਤੇ ਉੱਜਲ ਕਰ ਕੇ ਅੰਤ ਨੂੰ ਉਨ੍ਹਾਂ ਨੂੰ ਸੱਚਖੰਡ ਦੇ ਵਾਸੀ ਬਣਾ ਦੇਂਦੇ ਹਨ। ਕਵੀ ਜੀ ਅੰਤ ਵਿੱਚ ਆਪ ਲਈ 'ਅਨੂਪਮਾ' 
ਸ਼ਬਦ ਵਰਤਦੇ ਹਨ ਜਿਸ ਦਾ ਭਾਵ ਇਹ ਹੈ ਕਿ ਸਤਿਗੁਰਾਂ ਦੇ ਕਿਸੇ ਵੀ ਅੰਗ ਦੀ ਉਪਮਾ ਦੇ ਜੋਗ ਕੋਈ ਵੱਡੇ ਤੋਂ ਵੱਡਾ ਜਾਂ ਸੁੰਦਰ 
ਤੋਂ ਸੁੰਦਰ ਸੰਸਾਰਕ ਪਦਾਰਥ ਨਹੀਂ ਹੈ। ਕਹਿਣਾ ਚਾਹੀਦਾ ਹੈ ਕਿ ਸਤਿਗੁਰੂ ਜੀ ਆਪ ਹੀ ਉਪਮੇਯ (ਜਿਸ ਨੂੰ ਉਪਮਾ ਦਿੱਤੀ 
ਜਾਵੇ) ਅਤੇ ਆਪ ਹੀ ਉਪਮਾਨ (ਜਿਸ ਦੀ ਉਪਮਾ ਦਿੱਤੀ ਜਾਵੇ) ਹਨ। 

੧੩. ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਮੰਗਲ। 


ਸੈਯਾ: 
ਜਗ ਹਿੰਦੁ ਧਰੰਮ ਕਹਾਂ ਰਹਿਤੋ, ਅਰ ਤੱਗ ਤਿਲੱਕ ਨ ਦੇਖਨ ਪਾਤੇ। 
ਤੀਰਥ ਦੇਵ ਸਥਾਨ ਪੁਰਾਨ, ਸਭੀ ਨਿਗਮਾਗਮ ਭੀ ਉਠਿ ਜਾਤੇ। 
ਬਾਂਗ ਨਿਵਾਜ਼ ਕਤੇਬ ਕੁਰਾਨ, ਮਸੀਤ ਯਹੀ ਸਬ ਹੀ ਜਗ ਛਾਤੇ। 
ਗੁਰੁ ਤੇਗ਼ ਬਹਾਦਰ ਹਿੰਦੁਹਿ ਚਾਦਰ, ਕਾਦਰ ਜੋ ਨ ਧਰਾ ਪ੍ਰਗਟਾਤੇ ॥ ੧੯॥ 
ਪਦਅਰਥ: 
ਤੱਗ=ਜੰਵੂ। ਦੇਵ-ਸਥਾਨ=ਦੇਵਤਿਆਂ ਦੇ ਮੰਦਰ। ਨਿਗਮਾਗਮ=ਬੇਦ ਤੇ ਸ਼ਾਸਤ੍ਰ। (ਨਿਗਮ-ਬੇਦ- ਆਗਮ-ਸ਼ਾਸਤੁ।) 
ਛਾਤੇ=ਛਾ ਜਾਂਦੇ, ਫੈਲ ਜਾਂਦੇ, ਪ੍ਰਵਿਰਤ ਹੋ ਜਾਂਦੇ। ਹਿੰਦੁਹਿ ਚਾਦਰ=ਹਿੰਦੂ ਧਰਮ ਦੀ ਚਾਦਰ ਭਾਵ ਹਿੰਦੂ ਧਰਮ ਦੇ ਰੱਖਿਅਕ। 
ਕਾਦਰ=ਕੁਦਰਤ ਦੇ ਮਾਲਕ, ਸਮਰੱਥ। ਜੌ=ਜੇਕਰ। ਧਰਾ=ਧਰਤੀ ਉੱਪਰ ਭਾਵ ਜਗਤ ਵਿੱਚ। ਅਰਥ:: 
(ਚੌਥੀ ਤੁਕ ਤੋਂ ਟੁਰੇਗਾ) ਹਿੰਦੂ ਧਰਮ ਦੀ ਰੱਖਿਆ ਕਰਨ ਨੂੰ ਸਮਰੱਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੇਕਰ ਧਰਤੀ 
'ਤੇ ਪੁਗਟ ਨ ਹੁੰਦੇ। 
(ਤਾਂ) ਜਗਤ ਵਿੱਚ ਹਿੰਦੂ ਧਰਮ ਕਿੱਥੇ ਰਹਿੰਦਾ? (ਭਾਵ ਬਿਲਕੁਲ ਹੀ ਖ਼ਤਮ ਹੋ ਜਾਂਦਾ) ਅਤੇ ਜੰਵੂ ਤੇ ਤਿਲਕ (ਕਿਤੇ 
ਵੀ) ਦੇਖਣ ਨੂੰ ਨਜ਼ਰੀਂ ਨ ਪੈਂਦੇ। 
ਹਿੰਦੂ ਤੀਰਥ, ਦੇਵਤਿਆਂ ਦੇ ਮੰਦਰ, ਪੁਰਾਣ, ਬੇਦ ਤੇ ਸ਼ਾਸਤ੍ਰ ਭੀ ਸਾਰੇ ਹੀ ਉੱਠ ਕੇ ਚਲੇ ਜਾਂਦੇ (ਭਾਵ ਇਨ੍ਹਾਂ ਦਾ ਵੀ 
ਨਾਮ ਨਿਸ਼ਾਨ ਤੱਕ ਮਿਟਾ ਦਿੱਤਾ ਜਾਂਦਾ)। 
(ਇਨ੍ਹਾਂ ਦੀ ਥਾਂ) ਬਾਂਗਾਂ, ਨਿਵਾਜ਼ਾਂ, ਕੁਰਾਨ ਤੇ ਮਸੀਤਾਂ ਆਦਿ ਇਹੋ ਹੀ ਸਾਰੇ ਜਗਤ ਵਿੱਚ ਫੈਲ ਜਾਂਦੀਆਂ (ਭਾਵ ਇਨ੍ਹਾਂ 
ਦਾ ਬੋਲ ਬਾਲਾ ਹੋ ਜਾਂਦਾ।) 





34 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰੰਗਜ਼ੇਬ ਨੇ ਦਿੱਲੀ ਦਾ ਸ਼ਾਹੀ ਤਖ਼ਤ ਸੰਭਾਲਦਿਆਂ ਹੀ ਜਿੱਥੇ ਉਸ ਨੇ ਆਪਣੇ ਸਕੇ ਭਰਾਵਾਂ ਨੂੰ ਛਲ ਨਾਲ ਮਰਵਾ 
ਦਿੱਤਾ ਤੇ ਆਪਣੇ ਜਨਮ ਦਾਤਾ ਤੇ ਪਾਲਕ ਪਿਤਾ ਨੂੰ ਜਿਹਲ 'ਚ ਬੰਦ ਰਖ ਕੇ ਤੇ ਤਸੀਹੇ ਦੇ ਕੇ ਭੁੱਖ ਦੋਖੇ ਮਾਰਿਆ, 
ਉੱਥੇ ਉਸ ਨੇ ਆਪਣੇ ਮੁਤੱਸਬੀ ਤੇ ਜ਼ਾਲਮਾਨਾ ਸੁਭਾਵ ਅਨੁਸਾਰ ਜਗਤ ਵਿੱਚੋਂ ਹਿੰਦੂ ਧਰਮ ਦਾ ਖੁਰਾ ਖੋਜ ਮਿਟਾਉਣ 
ਲਈ ਵਿਉਂਤਬੰਦ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਹਿੰਦੂ ਨੂੰ ਹਿੰਦੂ ਹੋਣ ਦੇ ਨਾਤੇ ਦੂਜੇ ਲੋਕਾਂ ਨਾਲੋਂ ਇਕ ਵੱਖਰਾ ਕਰੁ 
ਦੇਣਾ ਪੈਂਦਾ ਸੀ ਜਿਸ ਨੂੰ 'ਜਜ਼ੀਆ' ਆਖਦੇ ਸਨ। ਅਰਬੀ ਘੋੜੇ ਜਾਂ ਪਾਲਕੀ 'ਚ ਸਵਾਰ ਹੋ ਕੇ ਜਾਣਾ ਹਿੰਦੂ ਲਈ 
ਵਿਵਰਜਤ ਸੀ। ਹਿੰਦੂ ਲਈ ਸਰਕਾਰੀ ਨੌਕਰੀ ਕਰਨਾ ਮਨ੍ਹਾ ਸੀ। ਹਿੰਦੂ ਵਪਾਰੀ ਦੇ ਮਾਲ ਦੀ ਚੁੰਗੀ ਦੁੱਗਣੀ ਕਰ 
ਦਿੱਤੀ। ਹਿੰਦੂ ਤੀਰਥਾਂ 'ੇ ਲੱਗਣ ਵਾਲੇ ਧਾਰਮਕ ਮੇਲੇ ਹੁਕਮਨ ਬੰਦ ਕਰ ਦਿੱਤੇ। ਹਿੰਦੂਆਂ ਦੇ ਵੱਡੇ ਵੱਡੇ ਮੰਦਰ ਢਾਹ ਕੇ 
ਸਾਫ਼ ਕਰ ਦਿੱਤੇ ਜਾਂ ਉਨ੍ਹਾਂ ਦੀ ਥਾਵੇਂ ਮਸੀਤਾਂ ਉਸਾਰ ਦਿੱਤੀਆਂ। ਸਵਾ ਮਣ ਜੰਵੂ ਲਾਹ ਕੇ ਰੋਟੀ ਖਾਣ ਦੀ ਰਵਾਇਤ 
ਉਦੋਂ ਦੀ ਹੀ ਪ੍ਰਚੱਲਤ ਹੋਈ ਹੋਈ ਹੈ। ਹਿੰਦੂ ਦੇ ਮੱਥੇ ਤੇ ਲੱਗਾ ਤਿਲਕ ਮੇਟ ਦਿੱਤਾ ਜਾਂਦਾ ਸੀ। ਵੇਦਾਂ, ਸ਼ਾਸਤ੍ਰਾਂ, ਪੁਰਾਣਾਂ 
ਤੇ ਸਿੰਮੂਤੀਆਂ ਆਦਿ ਹਿੰਦੂ ਧਾਰਮਕ ਗੂੰਥਾਂ ਦੀ ਪੜ੍ਹਾਈ ਨੂੰ ਸਖ਼ਤੀ ਨਾਲ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੀ ਥਾਂ 
ਇਸਲਾਮੀ ਸ਼ਰ੍ਹਾ ਦੀਆਂ ਕਿਤਾਬਾਂ ਤੇ ਕੁਰਾਨ ਆਦਿ ਦੀ ਤਾਲੀਮ ਜਬਰਨ ਪੜ੍ਹਾਈ ਜਾਣ ਲੱਗੀ। ਪੂਜਾ ਕਰਨ ਤੇ ਸੰਖ 
ਘੜਿਆਲ ਆਦਿ ਦੇ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ ਤੇ ਚੁਫੇਰਿਓਂ ਬਾਂਗਾਂ ਦੇਣ ਤੇ ਨਿਮਾਜ਼ਾਂ ਪੜ੍ਹਨ ਦੀ ਹੀ ਅਵਾਜ਼ 
ਸੁਣਾਈ ਦੇਣ ਲੱਗੀ। ਹੁਕਮਾਂ ਦੀ ਉਲੈਘਣਾ ਕਰਨ ਵਾਲੇ ਨੂੰ ਬੜੀ ਹੀ ਬੇ-ਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ 
ਜਾਂਦਾ। ਕਲਮਾ ਜਾਂ ਕਤਲ ਦੀਆਂ ਗੱਲਾਂ ਹੀ ਥਾਂ ਥਾਂ ਹੋਣ ਲੱਗੀਆਂ। ਹਿੰਦੂ ਧਰਮ ਦੀ ਅਜਿਹੀ ਦੁਰਦਸ਼ਾ ਸਮੇਂ ਭਾਰਤ 
ਵਰਸ਼ ਦੇ ਹਿੰਦੂਆਂ ਦੇ ਮੁਖੀ ਨੇਤਾ ਕਸ਼ਮੀਰੀ ਪੰਡਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ 
ਜੀ ਦੇ ਪਾਵਨ ਚਰਨਾਂ ਦੀ ਸ਼ਰਨ 'ਚ ਪੁੱਜ ਕੇ ਹਿੰਦੂ ਧਰਮ ਦੀ ਰੱਖਿਆ ਦਾ ਵਾਸਤਾ ਪਾਇਆ। ਹਜ਼ੂਰ ਨੇ ਹਿੰਦੂ ਧਰਮ ਦੀ 
ਰੱਖਿਆ ਲਈ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੇ ਸੀਸ ਦਾ ਬਲੀਦਾਨ ਦੇ ਕੇ ਕਲਜੁਗ ਵਿੱਚ ਇਕ ਬਹੁਤ ਵੱਡਾ 
ਸਾਕਾ ਕਰ ਵਿਖਾਇਆ, ਜਿਸ ਨਾਲ ਹਿੰਦੂ ਧਰਮ ਦਾ ਬਚਾਅ ਹੋ ਗਿਆ। ਦਸਮੇਸ਼ ਜੀ ਦੇ ਆਪਣੇ ਮੁਖਵਾਕ ਬਚਨ 
ਹਨ: 

ਤਿਲਕ ਜੰਵੂਰਾਖਾ ਪ੍ਰਭ ਤਾ ਕਾ। ਕੀਨੋ ਬਡੋ ਕਲੂ ਮਹਿ ਸਾਕਾ। (ਬਚਿਤ੍ਰ ਨਾਟਕ, ਪੰ: ੫੪) 
ਏਥੇ ਕਵੀ ਜੀ ਦਾ ਭਾਵ ਜਗਤ ਨੂੰ ਇਹ ਦੱਸਣ ਦਾ ਹੈ ਕਿ ਜੇਕਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸੰਸਾਰ ਵਿੱਚ 

ਪਰਗਟ ਨ ਹੁੰਦੇ ਤੇ ਆਪਣੇ ਸੀਸ ਦਾ ਬਲੀਦਾਨ ਨ ਕਰਦੇ ਤਾਂ ਅੱਜ ਭਾਰਤ ਵਰਸ਼ ਦਾ ਉਹੋ ਨਕਸ਼ਾ ਹੁੰਦਾ ਜੋ ਕਵੀ ਜੀ ਨੇ 

ਪਹਿਲੀਆਂ ਤਿੰਨਾਂ ਤੁਕਾਂ ਵਿੱਚ ਖਿੱਚਿਆ ਹੈ ਤੇ ਇਹੋ ਹੀ ਨਕਸ਼ਾ ਔਰੰਗਜ਼ੇਬ ਦੇ ਮਨ ਵਿੱਚ ਵੀ ਉਲੀਕਿਆ ਹੋਇਆ ਸੀ। 

੧੪. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮੰਗਲ। 

ਸ੍ਰੈਯਾ: 

ਜਗ ਤਾਰਨ ਕੌ ਅਵਤਾਰ ਭਯੋ, ਪਰਿਪੂਰਨ ਰੂਪ ਨਿਰੰਜਨ ਕੌ। 

ਦੁਖ ਦਾਰਿਦ ਦੂਰ ਕਰੇ ਜਨ ਕੇ, ਕਰ ਖੱਗ ਗਹਯੋ ਖਲ ਗੰਜਨ ਕੌ। 

ਵਰ ਪੰਥ ਪ੍ਰਚਾਰ ਕਰਯੋ ਜਗ ਮੈ, ਕਲਿ ਕੇ ਮਲ ਦੋਖ ਬਿਭੰਜਨ ਕੌ। 

ਹਰਿ ਗਯਾਨ ਸਦਾ ਉਰਿ ਧਯਾਨ ਧਰੋਂ, ਦਸਮੇ ਗੁਰ ਕੇ ਪਦ ਕੰਜਨ ਕੌ ॥੨੦॥ 


ਪਦਅਰਥ: 
ਪਰਿਪੂਰਨ=ਸਭ ਥਾਵਾਂ ਵਿੱਚ ਵੱਸਿਆ ਹੋਇਆ, ਵਿਆਪਕ। ਨਿਰੰਜਨ=ਮਾਇਆ ਦੇ ਅਸਰ ਤੋਂ ਰਹਿਤ, ਬੂਹਮ। (ਨਿਰ- 
ਰਹਿਤ, ਅੰਜਨ-ਮਾਇਆ।) ਕੋ=ਦਾ। ਜਨ ਕੇ=ਦਾਸਾਂ ਦੇ। ਕਰ=ਹੱਥ ਵਿੱਚ। ਖੱਗ=ਤਲਵਾਰ। (ਖੜਗ ਦਾ ਸੰਖੇਪ)। 
ਗਹਯੋ=ਪਕੜਿਆ। ਖਲ=ਮੂਰਖ ਭਾਵ ਜ਼ਾਲਮ। ਗੰਜਨ ਕੌ=ਕੱਟਣ ਨੂੰ, ਨਾਸ ਕਰਨ ਨੂੰ। ਵਰ ਪੰਥ=ਉੱਤਮ ਪੰਥ, ਖ਼ਾਲਸਾ ਪੰਥ। 
ਪ੍ਰਚਾਰ=ਪੁਚੁਰ, ਪ੍ਰਚਲਤ, ਪਰਗਟ। ਕਲਿ ਕੇ=ਕਲਜੁਗ ਦੇ। ਮਲ=ਪਾਪ। ਦੋਖ=ਦੋਸ਼। ਬਿਭੰਜਨ ਕੌ=ਨਾਸ ਕਰਨ ਨੂੰ। 
ਉਰਿ=ਹਿਰਦੇ ਵਿੱਚ। ਧਰੋਂ=ਧਰਦਾ ਹਾਂ। ਪਦ ਕੰਜਨ ਕੌ=ਚਰਨ ਕੰਵਲਾਂ ਦਾ। ਅਰਥ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਓਮ 


(ਚੌਥੀ ਤੁਕ ਤੋਂ ਟੁਰੇਗਾ) (ਕਵੀ) ਗਿਆਨ ਸਿੰਘ (ਕਹਿੰਦਾ ਹੈ) ਮੈਂ (ਉਸ) ਦਸਵੇਂ ਗੁਰੂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ 

ਮਹਾਰਾਜ ਦੇ) ਚਰਨ ਕੰਵਲਾਂ ਦਾ ਹਿਰਦੇ ਵਿੱਚ ਸਦਾ ਧਿਆਨ ਧਰਦਾ ਹਾਂ। 

(ਜੋ ਪੁੱਤਰ ਹੋਣ ਦੇ ਨਾਤੇ) ਵਿਆਪਕ ਬ੍ਰਹਮ ਦਾ ਹੀ ਰੂਪ ਹਨ। (ਉਨ੍ਹਾਂ ਦਾ) ਅਵਤਾਰ ਕੇਵਲ ਜਗਤ ਦੇ ਤਾਰਨ ਲਈ ਹੀ 

ਹੋਇਆ ਹੈ। 

(ਉਨ੍ਹਾਂ ਨੇ ਆਪਣੀ ਬਖ਼ਸ਼ਸ਼ ਨਾਲ) ਸੇਵਕਾਂ ਦੇ (ਸਾਰੇ) ਦੁੱਖ ਤੇ ਦਲਿੱਦੂ ਦੂਰ ਕਰ ਦਿੱਤੇ ਅਤੇ ਜ਼ਾਲਮਾਂ ਦੇ ਨਾਸ ਕਰਨ 

ਲਈ ਹੱਥ ਵਿੱਚ ਤਲਵਾਰ ਨੂੰ ਪਕੜਿਆ। 

ਕਲਜੁਗੀ ਜੀਵਾਂ ਦੇ ਪਾਪਾਂ ਤੇ ਦੋਸ਼ਾਂ ਦੇ ਨਾਸ ਕਰਨ ਲਈ ਜਗਤ ਵਿੱਚ (ਸੂਰਬੀਰ ਜੋਧਾ) ਖ਼ਾਲਸਾ ਪੰਥ ਪ੍ਰਗਟ ਕੀਤਾ। 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਵਿੱਤ੍ਰ ਅਵਤਾਰ ਕੇਵਲ ਤੇ ਕੇਵਲ ਜਗਤ ਨਿਸਤਾਰੇ ਲਈ ਹੀ ਹੋਇਆ ਸੀ। 

ਆਪ ਪਰਿਪੂਰਨ ਨਿਰੰਜਨ ਦਾ ਰੂਪ ਸਨ; ਜਿਵੇਂ ਪੁੱਤਰ ਆਪਣੇ ਪਿਤਾ ਦਾ ਹੀ ਦੂਜਾਰੂਪ ਹੁੰਦਾ ਹੈ, ਤਿਵੇਂ ਕਲਗੀਧਰ 

ਪਾਤਸ਼ਾਹ ਜੀ ਵੀ ਆਪਣੇ ਪਿਤਾ ਸੀ ਅਕਾਲ ਪੁਰਖ ਦੇ ਪੁੱਤਰ ਹੋਣ ਦੇ ਨਾਤੇ ਉਨ੍ਹਾਂ ਦਾ ਰੂਪ ਹੀ ਸਨ; ਜਿਹਾ ਕਿ ਸ੍ਰੀ 

ਅਕਾਲ ਪੁਰਖ ਦਾ ਆਪਣਾ ਬਚਨ ਹੈ: 
ਮੈਂ ਆਪਨਾ ਸੁਤ ਤੋਹਿ ਨਿਵਾਜਾ। 

ਪੁੱਤਰ ਵਿੱਚ ਪਿਤਾ ਵਾਲੇ ਤਕਰੀਬਨ ਸਾਰੇ ਹੀ ਗੁਣ ਤੇ ਸੁਭਾਵ ਮੌਜੂਦ ਹੁੰਦੇ ਹਨ। ਐਉਂ' ਸਤਿਗੁਰਾਂ ਨੂੰ ਕਵੀ ਜੀ ਨੇ 
ਨਿਰੰਜਨ ਰੂਪ ਕਿਹਾ ਹੈ। ਗੁਰੂ ਜੀ ਨੇ ਜਗਤ ਵਿੱਚ ਪ੍ਰਗਟ ਹੋ ਕੇ ਸਭ ਤੋ' ਪਹਿਲਾਂ ਵਧੇਰੇ ਧਿਆਨ ਦੁੱਖਾਂ ਤੇ ਦਰਦਾਂ ਦੀ ਚੱਕੀ ਵਿੱਚ 
ਪਿਸੀ ਜਾ ਰਹੀ ਆਮ ਗ਼ਰੀਬ ਜਨਤਾ ਦੇ ਦੁੱਖ ਦਰਦ ਦੂਰ ਕਰਨ ਵੱਲ ਦਿੱਤਾ। ਜਨਤਾ ਦੇ ਦੁੱਖਾਂ ਵਿੱਚ ਵਾਧਾ ਕਰਨ ਵਾਲੇ ਦੁਸ਼ਟਾਂ 
ਤੇ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਣ ਲਈ ਉਨ੍ਹਾਂ ਤਲਵਾਰ ਦੀ ਵਰਤੋ' ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਆਪਣੇ ਆਪ ਨੂੰ ਦੁੱਖਾਂ 
ਤੇ ਕਸ਼ਟਾਂ ਵਿੱਚ ਪਾ ਕੇ ਵੀ ਦੁਨੀਆਂ ਨੂੰ ਸੁਖੀ ਬਨਾਣ ਦਾ ਯਤਨ ਕੀਤਾ। ਆਮ ਲੋਕਾਂ ਦੇ ਸੁਖਾਂ ਨੂੰ ਚਿਰ ਸਥਾਈ ਬਣਾਉਣ ਲਈ 
ਅਤੇ ਪਛੜੇ ਹੋਏ ਵਰਗਾਂ ਦੇ ਲੋਕਾਂ ਦੇ ਦਿਲਾਂ ਵਿੱਚੋਂ ਛੋਟਾ, ਨੀਵਾਂ ਤੇ ਕਮਜ਼ੋਰ ਹੋਣ ਦਾ ਅਹਿਸਾਸ ਸਦਾ ਵਾਸਤੇ ਖ਼ਤਮ ਕਰ ਦੇਣ 
ਲਈ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ। ਖ਼ਾਲਸੇ ਨੂੰ ਆਪਣਾ ਰੂਪ ਬਣਾਇਆ ਤੇ ਗੁਰੂਆਂ ਵਾਲੇ ਸਾਰੇ ਅਧਿਕਾਰ ਖ਼ਾਲਸੇ ਨੂੰ ਸੈਂਪ 
ਕੇ ਖ਼ਾਲਸੇ ਤੋਂ 'ਗਰੂ ਖ਼ਾਲਸਾ' ਬਣਾ ਦਿੱਤਾ। ਅਜਿਹੇ ਹੋਰ ਵੀ ਅਣਗਿਣਤ ਗੁਣਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 
ਮਹਾਰਾਜ ਦੇ ਪਰਮ ਪਾਵਨ ਚਰਨਾਂ ਦਾ ਧਿਆਨ ਕਵੀ ਜੀ ਕਰਦੇ ਹਨ, ਤਾਂ ਜੋ ਗੁਰੂ ਜੀ ਕਵੀ ਜੀ ਦੇ ਇਸ ਮਹਾਨ ਕਾਰਜ ਵਿੱਚ; 
ਜੋ ਉਨ੍ਹਾਂ ਪੰਥ ਪ੍ਰਕਾਸ਼ ਲਿਖਣ ਦਾ ਅਰੰਭਿਆ ਹੈ, ਸਹਾਈ ਹੋਣ। 

੧੫. ਗੁਰਮੁਖਿ, ਸਿਖਿਆ-ਦਾਤੇ ਦਾ ਮੰਗਲ। 


<< 


ਦਹਰਾ : 

ਇਸ ਸਿ੍‌ਸ਼ਹ ਗੁਰੁ ਦਸਨ ਕੇ, ਕਰਿ ਮੰਗਲ ਪਦ ਧਯਾਇ। 

ਅਬ ਨਿਜ ਸਤਿਗੁਰ ਕੋ ਕਰੋਂ, ਬੰਦਨ ਮਾਥ ਝੁਕਾਇ ॥੨੧॥ 

ਪਦਅਰਥ: 

ਇਸ਼ੂ=ਪਿਆਰਾ, ਜਿਸ ਨਾਲ ਪਿਆਰ ਕਰੀਏ, ਸ੍ਰੀ ਅਕਾਲ ਤਖ਼ਤ ਅਤੇ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗੁੰਥ ਸਾਹਿਬ ਤੇ 

ਖ਼ਾਲਸਾ ਪੰਥ। ਸਿਰਿਸ਼ੂ=ਉੱਤਮ, ਚੰਗਾ। ਗੁਰ ਦਸਨ ਕੇ=ਦਸਾਂ ਸਤਿਗੁਰਾਂ ਦੇ। ਕਰਿ ਮੰਗਲ=ਮੰਗਲਾ ਚਰਨ ਉਚਾਰਨ ਕਰਕੇ। ਪਦ 

ਧਯਾਇ=ਚਰਨਾਂ ਦਾ ਧਿਆਨ ਧਾਰ ਕੇ। ਨਿਜ ਸਤਿਗੁਰ=ਆਪਣੇ ਗੁਰੂ ਭਾਵ ਨਾਮ ਦਾਤੇ ਗੁਰਮੁਖਿ। ਬੰਦਨ=ਨਮਸਕਾਰ। 

ਅਰਥ: : 

੧. __ ਉੱਤਮ ਇਸ਼ਟ ਸ੍ਰੀ ਅਕਾਲ ਪੁਰਖ ਅਤੇ ਦਸਾਂ ਸਤਿਗੁਰਾਂ ਦੇ ਮੰਗਲਾ ਚਰਨ ਉਚਾਰਨ ਕਰ ਕੇ (ਅਤੇ ਉਨ੍ਹਾਂ ਦੇ 
ਪਵਿੱਤਰ) ਚਰਨਾਂ ਦਾ (ਹਿਰਦੇ ਵਿੱਚ) ਧਿਆਨ ਧਾਰ ਕੇ। 

੨. __ ਹੁਣ ਆਪਣੇ ਸਿੱਖਿਆ ਦਾਤੇ ਗੁਰਮੁਖਿ ਨੂੰ ਸਿਰ ਝੁਕਾ ਕੇ ਨਮਸਕਾਰ ਕਰਦਾ ਹਾਂ। 


੨੩੩ 


“ਤਮ ਤੋਮ ਅਗਯਾਨ ਪਲਾਇ ਗਯੋ, ਜਢਤਾ ਹਿਮ ਦੂਰ ਭਈ ਸਭ ਤੈ। 





36 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਰ ਮੋਹ ਮਦਾਦਿ ਨਿਸਾਚਰਗੇ, ਸੁਕਚੀ ਕੁਮਦੀ ਕੁਮਤੀ ਛਬ ਤੈ। 

ਦਿਲ ਕੰਜ ਜੁਗਯਾਸਨ ਕੇ ਖਿਲਗੇ, ਹਰਿ ਗਯਾਨ ਪੁਕਾਸ਼ ਭਯੋਂ ਤਬ ਤੈ। 

ਬਪੁ ਏਸ ਸੀ ਗੁਰ ਬੀਰ ਮਿ੍‌ਗੇਸ, ਦਿਨੇਸ਼ ਉਦਸੋ ਜਗ ਮੈ ਜਬ ਤੈ ॥ ੨੨॥ 

ਹਨ। 

ਪਦਅਰਥ: 

ਤਮ=ਅਨ੍ਹੇਰਾ। ਤੋਮ=ਸਾਰਾ। ਪਲਾਇ ਗਯੋ=ਦੂਰ ਹੋ _ਗਿਆ। ਜਢਤਾ=ਚੇਤਨਤਾ ਦੇ ਉਲਟ, ਅਚੇਤਨਤਾ, ਜੜ੍ਹਤਾ। 
ਹਿਮ= ਬਰਫ਼। ਸਭ ਤੈ= ਸਾਰਿਆਂ ਤੋਂ। ਦੁਰ=ਛੁਪ ਗਏ। ਮਦਾਦਿ=ਹੰਕਾਰ ਆਦਿਕ। ਨਿਸਾਚਰ= ਉੱਲੂ, ਚੋਰ, ਰਾਖਸ਼। (ਨਿਸ- 
ਰਾਤ ਨੂੰ। ਚਰ-ਵਿਚਰਨ ਵਾਲੇ।] ਸੁਕਚੀ=ਮਿਚ ਗਈ। ਕੁਮਦੀ=ਕਮੀ, ਭਮੂਲ, ਨੀਲੋਫਰ, ਰਾਤ ਨੂੰ ਖਿੜਨ ਵਾਲਾ ਕਮਲ। 
ਕੁਮਤੀ= ਖੋਟੀ ਮੱਤਿ ਰੂਪ। ਛਬ ਤੈ=(ਆਪਣੀ) ਸੋਭਾ ਤੋਂ। ਕੰਜ= ਕਵਲ। ਜੁਗਯਾਸਨ ਕੇ= ਜਗਿਆਸੂਆਂ ਦੇ। (ਸੰ: ਜਿਗਯਾਸੂ- 
ਜਾਨਣ ਦੀ ਇੱਛਾ ਰੱਖਣ ਵਾਲਾ, ਗਿਆਨ ਦੀ ਪ੍ਰਾਪਤੀ ਦੀ ਇੱਛਾ ਵਾਲਾ।) ਖਿਲਗੇ= ਖਿੜ ਗਏ। ਹਰਿ ਗਜਾਨ=ਹਰੀ ਦੇ ਗਿਆਨ 
ਦਾ। (ਅ) ਗਿਆਨ ਸਿੰਘ (ਕਹਿੰਦਾ ਹੈ)। ਪ੍ਰਕਾਸ਼=ਚਾਨਣ। ਭਯੋ=ਹੋਇਆ ਹੈ। ਤਬ ਤੈ=ਤਦੋਂ ਤੋਂ। ਬਪੁ=ਸਰੂਪ। 
ਏਸ=ਈਸ਼ਰ। ਬੀਰ ਮ੍ਰਿਗੇਸ=ਸੰਤ ਬੀਰ ਸਿੰਘ ਜੀ। ਦਿਨੇਸ਼=ਦਿਨ ਦਾ ਈਸ਼ਰ, ਸੂਰਜ। ਉਦਯੋ=ਉਦੇ ਹੋਇਆ, ਚੜ੍ਹਿਆ, 
ਪ੍ਰਗਟ ਹੋਇਆ। ਜਬ ਤੈ=ਜਦੋਂ ਤੋਂ। 

ਵਿ 


(ਚੌਥੀ ਤੁਕ ਤੋਂ ਟੁਰੇਗਾ) ਈਸ਼ਰ ਰੂਪ ਸ੍ਰੀ ਗੁਰੂ ਸੰਤ ਬੀਰ ਸਿੰਘ ਜੀ ਜਦੋਂ ਤੋਂ ਸੂਰਜ (ਵਾਂਗ) ਸੰਸਾਰ ਵਿੱਚ ਪ੍ਰਗਟ ਹੋਏ 
ਹਨ। 
ਤਦੋਂ ਤੋਂ ਅਗਿਆਨ ਦਾ ਸਾਰਾ ਅਨ੍ਹੇਰਾ ਦੂਰ ਹੋ ਗਿਆ ਅਤੇ ਸਾਰਿਆਂ (ਸੇਵਕਾਂ ਦੇ ਮਨਾਂ) ਤੋਂ ਜੜ੍ਹਤਾ ਦੀ ਬਰਫ਼ ਵੀ 
(ਢਲ ਕੇ ਪਾਣੀ ਬਣ ਗਈ ਭਾਵ) ਖ਼ਤਮ ਹੋ ਗਈ। 
ਮੋਹ ਤੇ ਹੰਕਾਰ ਆਦਿ ਉਲੂਆਂ ਵਾਂਗ ਛੁਪ ਗਏ, ਖੋਟੀਆਂ ਮੱਤਾਂ ਰੂਪ ਕਮੀਆਂ ਆਪਣੀ ਸੋਭਾ (ਖਿੜਾਵਟ) ਵੱਲੋਂ ਮਿਚ 
ਗਈਆਂ। 
ਜਗਿਆਸੂਆਂ ਦੇ ਦਿਲ ਕਵਲਾਂ ਵਾਂਗ ਖਿੜ ਗਏ ਤੇ ਹਰੀ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। 
ਇਸ ਛੰਦ ਵਿੱਚ ਕਵਿ ਜੀ ਨੇ ਆਪਣੇ ਨਾਮ-ਅਭਿਆਸ ਦਾਤੇ (ਗੁਰਮੁਖਿ) ਸੰਤ ਬੀਰ ਸਿੰਘ ਜੀ ਦਾ ਮੰਗਲ ਕੀਤਾ ਹੈ 
ਉਨ੍ਹਾਂ ਨੂੰ ਆਪਣੇ ਸਤਿਗੁਰ ਆਖ ਕੇ ਨਮਸਕਾਰ ਕੀਤੀ ਹੈ। ਉਨ੍ਹਾਂ ਨੂੰ ਸੂਰਜ ਨਾਲ ਤੁਲਨਾ ਦੇਂਦਿਆਂ ਕਿਹਾ ਹੈ ਕਿ ਉਨ੍ਹਾਂ 
ਦੀ ਆਤਮਕ ਛੁਹ ਨਾਲ ਸੇਵਕ ਜਗਿਆਸੂਆਂ ਦੇ ਮਨਾਂ 'ਚੋਂ ਅਗਿਆਨ, ਜਢਤਾ, ਮੋਹ ਤੇ ਖੋਟੀ ਮਤਿ ਆਦਿ ਆਸੁਰੀ 
ਸੰਪਦਾ ਦਾ ਸਦਾ ਲਈ ਸਫਾਇਆ ਹੋ ਗਿਆ ਹੈ। ਜਿਵੇਂ ਸੂਰਜ ਦੇ ਚੜ੍ਹਨ ਨਾਲ ਅਨ੍ਹੇਰਾ, ਪਾਲਾ, ਚੋਰ, ਉੱਲੂ ਆਦਿ 


੭ > > 


ਛੁਪ ਜਾਂਦੇ ਹਨ ਅਤੇ ਕਮੀਆਂ ਦੀ ਖਿੜਾਵਟ ਦਾ ਨਾਮ ਨਿਸ਼ਾਨ ਵੀ ਬਾਕੀ ਨਹੀਂ ਰਹਿੰਦਾ। ਕਵੀ ਜੀ ਨੇ ਉਨ੍ਹਾਂ ਨੂੰ 
'ਈਸ਼ਰਰੂਪ' ਤੇ 'ਸ੍ਰੀ ਗੁਰ' ਕਹਿ ਕੇ ਆਪਣੀ ਅਨੈਨਿ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ ਇਸ ਲਈ ਕਿ ਉਹ ਆਪ ਦੇ 
ਆਤਮਕ ਰਸਤੇ ਦੇ ਉਸਤਾਦ, ਆਪ ਨੂੰ ਸਿੱਖੀ ਵਿੱਚ ਪ੍ਰਪੱਕ ਕਰਨ ਵਾਲੇ ਗੁਰਮੁਖਿ ਸਨ ਤੇ ਉਨ੍ਹਾਂ ਪਾਸੋਂ ਆਪ ਨੇ ਸਿੱਖੀ 
ਜੀਵਨ ਤੇ ਉੱਚ-ਆਚਰਨ ਦੀ ਸਿੱਖਿਆ ਨੂੰ ਅਮਲੀ ਰੂਪ ਵਿੱਚ ਸਿੱਖਿਆ ਸੀ। ਪੁਰਾਣੇ ਸਮੇਂ ਦੇ ਲੋਕ ਨਾਮਰਸੀਏ, 
ਉੱਚ ਜੀਵਨ ਵਾਲੇ, ਪਰਉਪਕਾਰੀ, ਗੁਰਮੁਖਾਂ ਦੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਜੀਵਨ ਤੇ ਨਾਮ-ਰਸ ਪ੍ਰਾਪਤ ਹੋਇਆ ਹੋਵੇ, 
ਬਹੁਤ ਪ੍ਰੇਮ ਤੇ ਸ਼ਰਧਾ ਵਿੱਚ ਰਹਿੰਦੇ ਸਨ ਤੇ ਉਨ੍ਹਾਂ ਦੀ ਬੇਅੰਤ ਇੱਜ਼ਤ ਤੇ ਸਤਿਕਾਰ ਕਰਦੇ ਸਨ। ਐਸਾ ਕਰਨਾ 
ਸ਼ਾਗਿਰਦ ਜਾਂ ਜਗਿਆਸੂ ਲਈ ਉਸ ਦਾ ਇਖ਼ਲਾਕੀ, ਇਨਸਾਨੀ ਤੇ ਧਾਰਮਕ ਫ਼ਰਜ਼ ਵੀ ਬਣ ਜਾਂਦਾ ਹੈ ਤੇ ਆਪਣੀ 
ਕ੍ਰਿਤੱਗਯਤਾ ਦੇ ਪ੍ਰਗਟਾਵੇ ਤੇ ਆਤਮਕ-ਤਸੱਲੀ ਲਈ ਵੀ ਬੜਾ ਜ਼ਰੂਰੀ ਹੈ। ਆਤਮਕ ਉੱਨਤੀ, ਆਚਰਣਕ-ਉੱਚਤਾ 
ਤੇ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤੀ ਦਾ ਰਾਜ਼ ਗੁਰਮੁਖਾਂ ਦੀ ਛੁਹ (ਸੁਹਬਤ) ਵਿੱਚ ਹੀ ਲੁਕਿਆ ਹੋਇਆ ਹੈ। ਅੱਜ ਕੱਲ੍ਹ 
ਦੇ ਲੋਕਾਂ ਵਿੱਚ ਉਸਤਾਦਾਂ ਤੇ ਨਾਮ-ਅਭਿਆਸੀ ਗੁਰਮੁਖਾਂ ਲਈ ਇੱਜ਼ਤ ਤੇ ਸਤਿਕਾਰ ਦਾ ਮਾਦਾ ਘਟਦਾ ਜਾ ਰਿਹਾ ਹੈ, 
ਉਸ ਦੀ ਥਾਂ ਬੇ-ਸਤਿਕਾਰੀ ਵਧਦੀ ਜਾਰਹੀ ਹੈ। ਇਹੋ ਕਾਰਨ ਹੈ ਕਿ ਆਤਮਕ ਉੱਨਤੀ ਵਿੱਚ ਵਿਘਨ ਪੈਰਹੇ ਹਨ ਤੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ੬0 


ਆਚਰਨ ਗਿਰਦੇ ਜਾ ਰਹੇ ਹਨ। ਕਵੀ ਜੀ ਨੇ ਆਪਣੇ ਸਿੱਖਿਆ ਦਾਤੇ ਸਤਿਕਾਰ ਯੋਗ ਸੰਤ ਬੀਰ ਸਿੰਘ ਜੀ ਲਈ ਜੋ 
'ਸਤਿਗੁਰ' ਤੇ 'ਸ੍ਰੀ ਗੁਰ' ਸ਼ਬਦ ਵਰਤੇ ਹਨ, ਇਨ੍ਹਾਂ ਦਾ ਭਾਵ ਨਾਮ ਅਭਿਆਸ ਦਾਤੇ (ਗੁਰਮੁਖਿ) ਹੀ ਸਮਝਣਾ ਚਾਹੀਦਾ 
ਹੈ, ਕਿਉਂਕਿ ਗਿਆਨੀ ਜੀ ਆਪ ਖ਼ੁਦ ਗੁਰਮਤਿ ਦੇ ਅਸੂਲਾਂ ਦੇ ਪੱਕੇ ਧਾਰਨੀ ਤੇ ਮੁਖੀ ਪ੍ਰਚਾਰਕ ਸਨ। ਉਨ੍ਹਾਂ ਦੀਆਂ 

ਰਚਨਾਂ ਦੱ ਅਨਕ ਜਗ੍ਹਾ ਇਸ ਸਿਧਾਂਤ ਦੀ ਉਨਾਂ ਖੁ ਆਪ ਪੁਸ਼ਟੀ ਕੀਤੀ ਹੈ ਕਿ ਗੁਰਮਤਿ ਵਿੱਚ ਵੱਡ ਤੋਂ ਡੀ 
ਕਰਣੀ ਵਾਲੇ ਗੁਰਸਿਖ ਨੂੰ 'ਭਾਈ', ਬਾਬਾ, ਸੰਤ, ਸਾਧ, ਭਗਤ, ਜਨ ਤੇ ਗੁਰਮੁਖਿ ਆਦਿ ਪਦਵੀਆਂ ਤਾਂ ਦਿੱਤੀਆਂ ਜਾ 
ਸਕਦੀਆਂ ਹਨ ਪਰ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖ਼ਾਲਸਾ ਪੰਥ ਤੋਂ ਬਿਨਾਂ 
ਹੋਰ ਕਿਸੇ ਵੀ ਵਿਅਕਤੀ ਦੇ ਨਾਮ ਨਾਲ 'ਗੁਰੂ' ਜਾਂ 'ਸਤਿਗੁਰੂ' ਪਦਵੀ ਜੋੜੀ ਨਹੀਂ ਜਾ ਸਕਦੀ। ਅਗਰ ਕੋਈ ਵਿਅਕਤੀ 
ਜਾਂ ਸੰਪੂਦਾ ਐਸਾ ਕਰਦੀ ਹੈ ਤਾਂ ਉਸ ਨੂੰ ਗੁਰਮਤਿ ਨਹੀਂ ਆਖਿਆ ਜਾ ਸਕਦਾ। ਕਵੀ ਜੀ ਦਾ ਵੀ ਇਹੋ ਭਾਵ ਸਮਝਣਾ 
ਚਾਹੀਦਾ ਹੈ। ਇਸੇ ਲਈ ਹੀ ਤਾਂ ਉਨ੍ਹਾਂ ਮੰਗਲਾ ਚਰਨ ਦਾ ਅਰੰਭ ਕਰਦਿਆਂ ਪਹਿਲੇ ਦੋਹਿਰੇ ਅੰਦਰ ਹੀ ਉਕਤ ਭਾਵ 
ਸਪੱਸ਼ਟ ਕਰ ਦਿੱਤਾ ਹੈ: 'ਏਕ ਹਰੀ ਦਸ ਰੂਪ ਗੁਰ ਗੁੰਥ ਪੰਥ ਕੋ ਬੰਦ।' ਜੇ ਉਹ ਸੰਤ ਬੀਰ ਸਿੰਘ ਜੀ ਨੂੰ 'ਗੁਰੂ' ਸ਼੍ਰੇਣੀ 'ਚ 
ਗਿਣਦੇ ਹੁੰਦੇ ਤਾਂ ਉਕਤ ਤੁਕ ਵਿੱਚ ਉਨ੍ਹਾਂ ਦਾ ਨਾਮ ਵੀ ਜ਼ਰੂਰ ਸ਼ਾਮਲ ਕਰਦੇ ਪਰ ਉਨ੍ਹਾਂ ਐਸਾ ਨਹੀਂ ਕੀਤਾ, ਜਿਸ ਤੋਂ 
ਉਨ੍ਹਾਂ ਦਾ 'ਗੁਰੂ' ਪਦਵੀ ਸਬੰਧੀ ਨਿਸ਼ਚਾ ਸਾਫ਼ ਪ੍ਰਗਟ ਹੋ ਜਾਂਦਾ ਹੈ। ਫਿਰ ਉਨ੍ਹਾਂ ਆਪਣੀਆਂ ਸਾਰੀਆਂ ਰਚਨਾਵਾਂ ਵਿੱਚ 
ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗੁੰਥ ਸਾਹਿਬ ਅਤੇ ਖ਼ਾਲਸਾ ਪੰਥ ਨੂੰ 'ਜਗਤ ਗੁਰੂ' ਵਰਣਨ ਕੀਤਾ ਹੈ ਜੋ ਪੂਰਨ ਗੁਰਮਤਿ 
ਹੈ ਪਰ ਸੰਤ ਬੀਰ ਸਿੰਘ ਦੇ ਵਰਣਨ ਵਿੱਚ ਉਹ ਉਨ੍ਹਾਂ ਨੂੰ 'ਨਿਜ ਸਤਿਗੁਰ' ਆਖਦੇ ਹਨ ਜਿਸ ਦਾ ਸਿੱਧਾ ਤੇ ਸਾਫ਼ ਭਾਵ 
ਇਹੋ ਨਿਕਲਦਾ ਹੈ ਕਿ ਉਹ ਉਨ੍ਹਾਂ ਨੂੰ ਆਪਣਾ 'ਜ਼ਾਤੀ ਗੁਰੂ ਅਰਥਾਤ ਆਤਮਕ ਰਸਤੇ ਦੇ ਉਸਤਾਦ (ਗੁਰਮੁਖਿ) 
ਸਮਝ ਕੇ ਹੀ ਸਤਿਕਾਰ ਵਜੋਂ ਉਨ੍ਹਾਂ ਨੂੰ ਮੰਗਲ ਰਾਹੀਂ ਯਾਦ ਕਰਦੇ ਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ। ਗੁਰੂ 
ਸਾਹਿਬਾਨ ਦੇ ਸਮੇਂ ਵੀ ਕੇਵਲ ਗੁਰਤਾ-ਗੱਦੀ ਨਸ਼ੀਨ ਗੁਰੂ ਵਿਅਕਤੀ ਨੂੰ ਹੀ ਸਾਰੀ ਸਿੱਖ ਕੌਮ ਗੁਰੂ ਤਸਲੀਮ ਕਰਦੀ 
ਸੀ। ਬਕਾਲੇ ਵਿੱਚ ਬਾਈ ਮੰਜੀਆਂ ਡਾਹ ਕੇ ਆਪੇ ਬਣੇ ਗੁਰੂਆਂ ਦਾ ਜੋ ਹਸ਼ਰ ਹੋਇਆ, ਉਹ ਸਾਰਿਆਂ ਦੇ ਸਾਹਮਣੇ ਹੈ। 
ਦਸਮ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਹੁਣ ਸ੍ਰੀ ਗੁਰੂ ਗੁੰਥ ਸਾਹਿਬ ਜੀ ਗੁਰੂ ਦੀ ਆਤਮਾ ਹੈ ਤੇ ਖ਼ਾਲਸਾ ਪੰਥ ਗੁਰੂ ਦੀ 
ਦੇਹ ਹੈ। ਸ੍ਰੀ ਗੁਰੂ ਗੁੰਥ ਸਾਹਿਬ ਜੀ ਦੀ ਹਜ਼ੂਰੀ ਸਜਿਆ ਪੰਥ ਜਾਂ ਪੰਜ ਪਿਆਰੇ ਗੁਰੂ ਦਾ ਰੂਪ ਹਨ। ਇਕੱਲਾ ਕੋਈ ਵੀ 
ਵਿਅੱਕਤੀ ਗੁਰੂ ਨਹੀਂ। ਅਗਰ ਅਸੀਂ ਆਪਣੇ ਸਾਰੇ ਸਿੱਖਿਆ ਦਾਤਿਆਂ ਨੂੰ ਵੀ 'ਗੁਰੂ' ਪਦਵੀ ਦੇਈ ਜਾਈਏ ਤਾਂ ਥੋੜ੍ਹੇ 
ਹੀ ਸਮੇਂ ਵਿੱਚ ਗੁਰੂਆਂ ਦੀ ਗਿਣਤੀ ਹੱਦ ਤੋਂ ਵਧੇਰੇ ਵਧ ਜਾਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਅਨੇਕਾਂ ਰਾਹ ਚੱਲ ਪੈਣਗੇ। 
ਕੌਮ ਵਿੱਚ ਏਕਤਾ ਕਿਵੇਂ ਰਹਿ ਸਕੇਗੀ? ਇਸੇ ਲਈ ਹੀ ਗੁਰੂ ਬਾਣੀ ਵਿੱਚ ਜ਼ਿਕਰ ਆਇਆ ਹੈ ਕਿ: 

ਇਕਾ ਬਾਣੀ ਇਕੁ ਗੁਰੁ ਇੱਕੋ ਸਬਦੁ ਵੀਚਾਰਿ ॥ " (ਵਾਰ ਸੋਰਠਿ ਮਹਲਾ ੩, ਪੰ: ੬੪੬) 
ਜਦ ਤੱਕ ਪੰਥ ਵਿੱਚ ਉਕਤ ਭਾਵ ਉਜਾਗਰ ਰਹੇਗਾ, ਧਾਰਮਕ ਤੇ ਭਾਵਕ ਏਕਤਾ ਸਦਾ ਬਣੀ ਰਹੇਗੀ। ਸ੍ਰੀ ਗੁਰੂ ਗੋਬਿੰਦ 

ਸਿੰਘ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਾਰੀ ਕੌਮ ਨੂੰ ਇੱਕੋ ਗੁਰੂ ਸ੍ਰੀ ਗੁਰੂ ਗੁਰੰਥ ਸਾਹਿਬ ਜੀ 

ਦੇ ਲੜ ਲਾਇਆ ਹੈ। ਇਸ ਬਾਰੇ ਗਿਆਨੀ ਗਿਆਨ ਸਿੰਘ ਜੀ ਖ਼ੁਦ ਆਪਣੀ ਕਲਮ ਨਾਲ ਐਉਂ ਅੰਕਤ ਕਰਦੇ ਹਨ, 

'ਕਲਗੀਧਰ ਜੀ ਦੇ ਜੋਤੀ ਜੋਤ ਸਮਾਉਣ ਸਮੇਂ ਸਾਰੇ ਸਿੰਘਾਂ ਨੇ ਅਰਜ਼ ਕੀਤੀ ਕਿ ਹੇ ਗ਼ਰੀਬ ਨਿਵਾਜ਼ ! ਸਾਨੂੰ ਕਿਸ ਗੁਰੂ ਦੇ ਲੜ ਲਾ 

ਚਲੇ ਹੋ? ਤਾਂ ਉੱਤਰ ਵਿੱਚ ਹਜ਼ੂਰ ਨੇ ਫ਼ੁਰਮਾਇਆ: 

ਇਹੁ ਸੁਨਿ ਤਬ ਸਤਿਗੁਰੂ ਜੀ ਕਰਿ ਦਯਾ ਉਚਾਰਾ। 

ਅਬ ਹਮ ਸੋ ਗੁਰ ਥਾਪ ਹੈਂ ਜੋ ਸਭਸੈਂ ਭਾਰਾ। 

ਅਜਰ ਅਮਰ ਅਖੰਡ ਰਹਿ ਇਕ ਰਸ ਸਮ ਭਾਵੈ। 

ਭੇਦ ਪੱਖ ਬਿਨ ਸਭੀ ਕੋ ਉਪਦੇਸ਼ ਦਿਢਾਵੈ। 

ਇਮ ਕਹਿ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਯੋ। 

ਪੈਸੇ ਪੰਜ ਨਲੇਰ ਲੈ ਤਿਸ ਅਗੂ ਟਿਕਾਯੋ। 

ਕਰਿ ਪ੍ਰਕਰਮਾ ਗੁਰੂ ਜੀ ਅਭਿ ਬੰਦਨ ਕੀਓ। 

ਗੁਰੂ ਰੂਪ ਥਪ ਪੂਜ ਕੇ ਸਭ ਤੈ ਪੁਜਵੀਓ। 





38 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਸਰੀ ਗੁ: ਪੰ:ਪੂੰ: ਪੂ: ਬਿ: ੭੪) 

ਗਿਆਨੀ ਜੀ ਦੀਆਂ ਆਪਣੀਆਂ ਉਪਰੋਕਤ ਤੇ ਹੋਰ ਰਚਨਾਵਾਂ ਵਿੱਚ ਲਿਖੀਆਂ ਲਿਖਤਾਂ ਤੋਂ ਪਾਠਕਾਂ ਦੇ ਮਨ ਵਿੱਚ 
ਉਨ੍ਹਾਂ ਦੇ ਗੁਰੂ ਨਿਸਚੇ ਬਾਰੇ ਕੋਈ ਵੀ ਸ਼ੱਕ ਬਾਕੀ ਨਹੀਂ ਰਹਿ ਜਾਂਦਾ। ਬਾਕੀ ਰਹੀ ਸੰਪੂਦਾਇਕ ਤੌਰ 'ਤੇ ਚੱਲ ਰਹੀ ਪਰੰਪਰਾ ਬਾਰੇ, 
ਸੋ ਮੈਂ ਆਪ ਖ਼ੁਦ ਨਿਰਮਲ ਸੰਪ੍ਰਦਾਇ ਦੇ ਮੁਖੀ ਪ੍ਰਤਿਸ਼ਠਤ ਸੰਤਾਂ, ਮਹੰਤਾਂ, ਸ੍ਰੀ ਮਹੰਤਾਂ ਨੂੰ ਮਿਲ ਕੇ ਪਤਾ ਕੀਤਾ ਹੈ। ਉਨ੍ਹਾਂ ਵਿੱਚ 
ਮੈਨੂੰ ਕੋਈ ਇਕ ਵੀ ਮਹਾਨ ਵਿਅਕਤੀ ਐਸਾ ਨਹੀਂ ਮਿਲਿਆ ਜੋ ਦਸ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗੁੰਥ ਸਾਹਿਬ ਜੀ ਦੇ ਤੁੱਲ 
ਆਪਣੇ ਆਪ ਨੂੰ ਸਮਝਦਾ ਹੋਵੇ ਅਤੇ ਨ ਹੀ ਉਨ੍ਹਾਂ ਦਾ ਕੋਈ ਸ਼ਿਸ਼ ਹੀ ਉਨ੍ਹਾਂ ਲਈ ਐਸੇ ਭਾਵ ਆਪਣੇ ਮਨ ਵਿੱਚ ਰੱਖਦਾ ਹੈ। 
ਆਪਣੇ ਨਾਮ ਦਾਤੇ ਨੂੰ ਗੁਰੂ ਜਾਂ ਸਤਿਗੁਰੂ ਆਖਣਾ ਹਿੰਦੂ ਸੰਪਰਦਾਵਾਂ ਦੀ ਦੇਖਾ ਦੇਖੀ ਜਾਂ ਡੇਰਿਆਂ ਦੀਆਂ ਜਾਇਦਾਦਾਂ ਆਦਿ ਤੇ 
ਗੁਰੂ ਚੇਲਾ ਆਦਿ ਕਾਨੂੰਨੀ ਸ਼ਬਦਾਂ ਦੀ ਮਸਲਹਤ ਨੂੰ ਮੁੱਖ ਰੱਖ ਕੇ ਹੀ ਪ੍ਰਚਲਤ ਹੋਇਆ ਜਾਪਦਾ ਹੈ। ਇਕ ਹੋਰ ਸੁਆਦਲੀ ਗੱਲ 
ਇਹ ਹੈ ਕਿ ਪੰਥ ਪ੍ਰਕਾਸ਼ ਦੀ ਪਹਿਲੀ ਦਿੱਲੀ ਐਡੀਸ਼ਨ ਤੇ ਦੂਜੀ ਅੰਮ੍ਰਿਤਸਰ ਐਡੀਸ਼ਨ ਵਿੱਚ ਇਸ ਥਾਵੇਂ ਜਾਂ ਕਿਸੇ ਹੋਰ ਥਾਵੇਂ 
ਸੰਤ ਬੀਰ ਸਿੰਘ ਜੀ ਦਾ ਮੰਗਲ ਉੱਕਾ ਹੀ ਨਹੀਂ ਕੀਤਾ। ਆਪਣੀਆਂ ਹੋਰ ਕਾਵਿ-ਰਚਨਾਵਾਂ, ਜਿਹਾ ਕਿ ਕਥਾ ਪੂਰਨਮਾਸ਼ੀ, 
ਰਿਪਦਮਨ ਪ੍ਰਕਾਸ਼, ਗੁਰ ਧਾਮ ਸੰਗੂਹਿ, ਇਤਿਹਾਸ ਰਿਆਸਤ ਬਾਗੜੀਆਂ ਅਤੇ ਭੂਪਿੰਦਰ ਨੰਦ ਵਿੱਚ ਕਿਸੇ ਥਾਂ ਵੀ ਸੰਤ ਬੀਰ 
ਸਿੰਘ ਜੀ ਦਾ ਮੰਗਲ ਨਹੀਂ ਕੀਤਾ। ਇਸ ਲਈ ਏਥੇ ਮੰਗਲ ਕਰ ਕੇ ਕਵੀ ਜੀ ਨੇ ਉਨ੍ਹਾਂ ਨੂੰ ਬਤੌਰ ਆਪਣੇ ਸਿੱਖਿਆ ਦਾਤੇ 
(ਗੁਰਮੁਖਿ) ਦੇ ਹੀ ਯਾਦ ਕੀਤਾ ਹੈ। ਇਸੇ ਐਡੀਸ਼ਨ ਦੇ ਉਤ੍ਰਾਰਧ ਦੇ ਅੰਤਲੇ ਬਿਸ੍ਰਾਮ ਵਿੱਚ ਗਿਆਨੀ ਜੀ ਨੇ ਕਵਿ-ਬਿਰਤਾਂਤ ਦੇ 
ਸਿਰਲੇਖ ਹੇਠ ਆਪਣੀ ਸ੍ਰੈ-ਜੀਵਨੀ ਨੂੰ ਸੰਖਿਪਤ ਰੂਪ ਵਿੱਚ ਲਿਖਿਆ ਹੈ। ਉਥੇ ਵੀ ਉਨ੍ਹਾਂ ਸੰਤ ਬੀਰ ਸਿੰਘ ਜੀ ਨੂੰ ਦੈਸਿਕ, 
ਈਸ਼ਰ ਅਵਤਾਰ, ਸੀ ਮਹੰਤ, ਸੰਤ, ਬੁਹਮ ਗਯਾਨੀ, ਜਪੀ, ਤਪੀ, ਸਤੀ, ਜਤੀ, ਆਦਿ ਵਿਸ਼ੇਸ਼ਣਾਂ ਨਾਲ ਤਾਂ ਯਾਦ ਕੀਤਾ ਹੈ 
ਪਰ ਕਿਸੇ ਥਾਂ ਵੀ ਉਨ੍ਹਾਂ ਦੇ ਨਾਮ ਨਾਲ 'ਗੁਰੂ' ਸ਼ਬਦ ਦਾ ਪ੍ਰਯੋਗ ਨਹੀਂ ਕੀਤਾ; ਜਿਵੇਂ ਕਿ: 
ਦੈਸਿਕ ਮੂਰਤਿ ਹਰਿ ਅਵਤਾਰੇ। ਬੀਰ ਗ੍ਰਿਗੇਸ ਬਸੇਸ ਨਿਹਾਰੇ॥ 
ਸ੍ਰੀ ਮਹੰਤ, ਸੰਤ, ਬ੍ਰਹਮ ਗਯਾਨੀ। ਜਪੀ ਤਪੀ ਸਤਿ ਜਤੀ ਮਹਾਨੀ। 
ਮੋਹਨਿ ਮੂਰਤਿ, ਆਨਦ ਪੂਰਤਿ। ਹਰਤ ਕਦੂਰਤ, ਅਜ਼ਮਤ ਮੂਰਤਿ। 
ਕੋਮਲ ਚਿੱਤ ਸਭ ਕੇ ਹਿਤਕਾਰੀ। ਦਾਸਨ ਕੋ ਕਰਤੇ ਭਵ ਪਾਰੀ। 

(ਸੀ ਗੁ: ਪੰ: ਪੁ: ਉ: ਬਿ: ੫੭) 

ਉਪ੍ਰੋਕਤ ਸਾਰੀ ਵਿਚਾਰ ਤੋਂ ਅਸੀਂ ਇਸ ਸਿੱਟੇ 'ਤੇ ਪੁੱਜੇ ਹਾਂ ਕਿ ਗਿਆਨੀ ਗਿਆਨ ਸਿੰਘ ਜੀ ਨੇ ਆਪਣੇ ਸਿੱਖਿਆ 
ਦਾਤੇ ਤੇ ਨਾਮ ਅਭਿਆਸ ਦਾਤੇ ਸਤਿਕਾਰ ਯੋਗ ਸੰਤ ਬੀਰ ਸਿੰਘ ਜੀ ਦਾ ਏਥੇ ਮੰਗਲ ਬਤੌਰ 'ਗੁਰਮੁਖ' ਦੇ ਕੀਤਾ ਹੈ। ਜਿਸ 
ਭਾਵਨਾ ਨਾਲ ਉਨ੍ਹਾਂ ਇਹ ਮੰਗਲ ਕੀਤਾ ਹੈ ਸਾਨੂੰ ਵੀ ਉਸੇ ਹੀ ਭਾਵ ਵਿੱਚ ਸਮਝਣਾ ਚਾਹੀਦਾ ਹੈ। 

੧੬. ਗੁਰਪੁਰੀ ਸਰੀ ਅੰਮ੍ਰਿਤਸਰ ਸ਼ਹਿਰ ਦੀ ਮਹਿਮਾ ਦਾ ਮੰਗਲ। 


ਦੇਸਨ ਮੈ ਵਰ ਦੇਸ ਪੰਜਾਬ, ਅਜਾਇਬ ਜਾ ਸਮ ਔਰ ਨ ਦੇਸੂ। 
ਤਾ ਮੱਧ ਏਕ ਸੁਧਾਸਰ ਸ਼ੈਹਰ, ਲੈਹਿਰਦਾਰ ਅਪਾਰ ਹਮੇਸ਼ੂ। 
ਚੌਦਸ ਲੋਕਨ ਕੀ ਸੁਖ ਸੰਪਤਿ, ਔ ਬਿਧਿ ਕੀ ਨਿਪੁਨਾਈ ਅਸੇਸੂ। 
ਆਨ ਬਟੋਰ ਧਰੀ ਸਗਰੀ, ਜਨ ਰਾਮ ਸੁ ਦਾਸ ਸ਼੍ਰੀ ਗੁਰ ਵੇਸੁ ॥੨੨॥ 
ਪਦਅਰਥ: 

ਦੇਸਨ ਮੈ=ਦੇਸਾਂ ਵਿੱਚੋਂ। ਵਰ=ਸਰੇਸ਼ਟ। ਅਜਾਇਬ=ਅਸਚਰਜ, ਅਠੋਖਾ। ਜਾ ਸਮ=ਜਿਸ ਵਰਗਾ। ਔਰ=ਹੋਰ। ਤਾਂ 
ਮੱਧ=ਤਿਸ (ਪੰਜਾਬ ਦੇਸ਼ ਦੇ) ਵਿਚਕਾਰ। ਸੁਧਾਸਰ=ਅੰਮ੍ਰਿਤਸਰ। ਲੈਹਿਰਦਾਰ-=ਅਨੰਦ ਦੇਣ ਵਾਲਾ। ਅਪਾਰ-ਬਹੁਤਾ। 
ਹਮੇਸ਼ੂ=ਸਦਾ। ਸੰਪਤਿ=ਬਿਭੂਤੀ, ਸਮੱਗ੍ਹੀ। ਔ=ਅਤੇ। ਬਿਧਿ=ਬ੍ਰਹਮਾ ਦੀ। ਨਿਪੁਨਾਈ= ਚਤੁਰਾਈ। ਅਸੇਸੂ=ਸਾਰੀ, ਬਹੁਤੀ। 
ਆਨਿ=ਲਿਆ ਕੇ। ਬਟੋਰ=ਇਕੱਠੀ ਕਰ ਕੇ। ਧਰੀ=ਰੱਖੀ। ਸਗਰੀ=ਸਾਰੀ। ਜਨ=ਮਾਨੋ, ਜਾਣੋ। ਰਾਮ ਸੁ ਦਾਸ ਸ੍ਰੀ ਗੁਰ= ਸੀ 
ਗੁਰੂ ਰਾਮਦਾਸ ਜੀ ਨੇ। ਵੇਸੂ=ਸ੍ੇਸ਼ਟ, ਉੱਤਮ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 39 


ਸਾਰੇ) ਦੇਸ਼ਾਂ ਵਿੱਚੋਂ ਸਰੇਸ਼ਟ ਤੇ ਅਣੋਖਾ ਦੇਸ਼ 'ਪੰਜਾਬ' ਹੈ ਜਿਸ ਵਰਗਾ ਸਾਰੀ ਦੁਨੀਆਂ ਵਿੱਚ ਹੋਰ ਕੋਈ ਵੀ ਦੇਸ਼ ਨਹੀਂ 


(ਤਿਸ) ਪੰਜਾਬ ਦੇ (ਐਨ) ਵਿਚਕਾਰ ਸਦਾ ਹੀ ਬਹੁਤਾ ਅਨੰਦ ਦੇਣ ਵਾਲਾ ਇਕ ਸੀ ਅੰਮ੍ਰਿਤਸਰ ਸ਼ਹਿਰ ਹੈ। 
ਜਾਣੋ ਚੌਦਾਂ ਲੋਕਾਂ ਦਾ ਸੁਖ, ਸਮੱਗ੍ਰੀ ਤੇ ਬੂਹਮਾ ਦੀ ਬਹੁਤੀ ਚਤੁਰਾਈ। 
ਮਾਨੋ ਸ੍ਰੀ ਗੁਰੂ ਰਾਮਦਾਸ ਜੀ ਨੇ ਲਿਆ ਕੇ (ਇਸ ਸ਼ਹਿਰ ਵਿੱਚ) ਸਾਰੀ ਇਕੱਠੀ ਕਰ ਕੇਰੱਖ ਦਿੱਤੀ ਹੈ। 


ਸੈਯਾ: 
ਫਾਬੀ ਰਹੈ ਬਰ ਆਬੀ ਅਦਾ ਜਹਿ, ਦਾਬੀ ਰਹੇ ਧਰ ਧੂਰਿ ਕਨੀਕੇ। 
ਰਾਵੀ ਬਹੈ ਦਗਰੈਂ ਬਗਰੈਂ ਡਗਰੈਂ, ਸਗਰੈਂ ਨਗਰੈਂ ਦਰ ਨੀਕੇ। 
ਚਾਰੁ ਪਵਿੱਤਰ ਬਚਿੱਤਰ ਸੁ ਚਿੱਤੂਤ, ਮੰਦਰ ਸਾਮ ਪੁਰੰਦਰ ਜੀ ਕੇ। 
ਦੇਵਨ ਸੇ ਨਰ ਨਾਰਿ ਸਬੈ ਸੁਨ, ਰੂਪ ਫਬੈਂ ਸਮ ਮੈਨ ਰਤੀ ਕੇ ॥੨੪॥ 
ਪਦਅਰਥ: 
ਫਾਬੀ ਰਹੇ=ਫਬੀ ਰਹਿੰਦੀ ਹੈ। ਬਰ=ਸਰੇਸ਼ਟ। ਆਬੀ=ਤਰਾਵਟ, ਨਮੀ। ਦਾਬੀ ਰਹੇ=ਦੱਬੇ ਰਹਿੰਦੇ ਹਨ। ਧਰ=ਧਰਤੀ ਦੀ। ਧੂਰਿ 
ਕਨੀਕੇ=ਧੂੜ ਦੇ ਕਿਨਕੇ। ਰਾਵੀ=ਨਦੀ ਦਾ ਨਾਮ। ਬਹੈ=ਵਗਦੀ ਹੈ। ਦਗਰੈਂ=ਛੋਟੇ ਰਸਤੇ ਭਾਵ ਗਲੀਆਂ। ਬਗਰੈੱ=ਘਰਾਂ ਵਿੱਚ। 
ਡਗਰੈਂ=ਵੱਡੇਰਸਤੇ ਭਾਵ ਸੜਕਾਂ। ਦਰ=ਦਰਵਾਜ਼ੇ। ਨੀਕੇ=ਸੁੰਦਰ। ਚਾਰੁ=ਸੁੰਦਰ। ਬਚਿੱਤ੍ਦਅਸਚਰਜ, ਅਣੌਖੇ, ਰੰਗ ਬਰੰਗੇ। 
ਸੁ ਚਿੱਤ੍ਰਤ=ਚੰਗੀ ਚਿਤ੍ਰਕਾਰੀ ਵਾਲੇ। ਸਾਮ=ਬਰਾਬਰ, ਵਰਗੇ। ਪੁਰੰਦਰ=ਦੇਵਤਿਆਂ ਦਾਰਾਜਾ, ਇੰਦੁ। ਦੇਵਨ ਸੇ=ਦੇਵਤਿਆਂ 
ਵਰਗੇ। ਸੁਠ=ਸੁੰਦਰ। ਸਮ=ਵਾਂਗ। ਮੈਨ=ਕਾਮਦੇਵ। ਰਤੀ=ਕਾਮਦੇਵ ਦੀ ਇਸਤ੍ਰੀ। 
ਅਰਥ: 
ਜਿਸ (ਅੰਮ੍ਰਿਤਸਰ ਸ਼ਹਿਰ) ਵਿੱਚ ਸਦਾ ਹੀ ਤਰਾਵਟ ਫਬੀ ਰਹਿੰਦੀ ਹੈ ਅਤੇ ਧਰਤੀ ਦੀ ਧੂੜ ਦੇ ਕਿਣਕੇ ਦੱਬੇ ਰਹਿੰਦੇ 
ਹਨ। 
ਰਾਵੀ (ਨਦੀ) ਸ਼ਹਿਰ ਦੀਆਂ ਗਲੀਆਂ, ਘਰਾਂ ਅਤੇ ਸੜਕਾਂ ਦੇ ਵਿੱਚ ਦੀ (ਨਹਿਰਾਂ, ਸੂਇਆਂ, ਕੱਸੀਆਂ ਤੇ ਖਾਲ੍ਹਾਂ ਦੇ 
ਰੂਪ ਵਿੱਚ) ਵਗ ਰਹੀ ਹੈ। ਸ਼ਹਿਰ ਦੇ ਸਾਰੇ ਦਰਵਾਜ਼ੇ (ਬਹੁਤ) ਸੁੰਦਰ ਹਨ। 
(ਇਸ ਸ਼ਹਿਰ ਦੇ ਸਾਰੇ) ਸੁੰਦਰ, ਪਵਿੱਤਰ ਤੇ ਰੰਗ ਬਰੰਗੀਆਂ ਚਿਤ੍ਰਕਾਰੀਆਂ ਵਾਲੇ ਮਕਾਨ (ਦੇਵਤਿਆਂ ਦੇ ਰਾਜੇ) ਇੰਦੂ 
ਜੀ ਦੇ ਮੰਦਰਾਂ ਵਰਗੇ (ਬਹੁਤ ਉੱਤਮ ਬਣੇ ਹੋਏ ਹਨ)। 
(ਏਥੋਂ ਦੇ) ਸਾਰੇ ਮਰਦ ਇਸਤ੍ਰੀਆਂ ਦੇਵਤਿਆਂ ਵਰਗੇ ਸੁੰਦਰ ਹਨ (ਉਨ੍ਹਾਂ ਦੇ ਸੁੰਦਰ ਰੂਪ) ਕਾਮਦੇਵ ਤੇ (ਉਸ ਦੀ 
ਇਸਤ੍ਰੀ) ਰਤੀ ਵਾਂਗ ਫਬ ਰਹੇ ਹਨ। 


ਹਾਟਕ ਸੌਂ ਭਰ ਹਾਟਿ ਰਹੀ, ਕਬਿ ਘਾਟ ਨ ਹੋਵਤ ਠਾਟ ਮਨੀ ਕੇ। 

ਲੋਗ ਮਹਾਜਨ ਭੂਰ ਧਨੀ ਸਭ, ਛਾਜਤ ਸਾਮ ਧਨੇਸ ਧਨੀ ਕੇ। 

ਪੁਰ ਰੰਮ ਨ ਦਾਰਦ ਗੰਮ ਜਹਾਂ, ਸੁ ਧਰੰਮ ਧੁਰੀਨ ਸਬੈ ਜਨ ਨੀਕੇ। 

ਕਹਿ ਕੌਨ ਸਕੈ ਉਪਮਾ ਗੁਰ ਕੇ ਪੁਰ ਕੀ, ਜਹਿੰ ਜ਼ਾਹਰ ਕੁੰਡ ਅਮੀ ਕੇ ॥ ੨੫ ॥ 

ਪਦਅਰਥ: 

ਹਾਟਕ=ਸੋਨੇ। ਸੌਂ=ਨਾਲ। ਹਾਟਿ=ਹੱਟੀਆਂ, ਦੁਕਾਨਾਂ। ਠਾਟ=ਸਾਮਾਨ। ਮਨੀ ਕੇ=ਮਣੀਆਂ (ਪੰਨੇ, ਹੀਰੇ, ਸਬਜ਼ੇ, ਰਤਨ ਤੇ 
ਜਵਾਹਰਾਤਾਂ) ਦੇ। ਮਹਾਜਨ=ਸੇਠ, ਸ਼ਾਹੂਕਾਰ। ਭੂਰ ਧਨੀ=ਬਹੁਤੇ ਧਨ ਵਾਲੇ। ਛਾਜਤ=ਫਬ ਰਹੇ ਹਨ। ਸਾਮ=ਸਮਾਨ, ਵਾਂਗ। 
ਧਨੇਸ= (ਦੇਵਤਿਆਂ ਦਾ ਖ਼ਜ਼ਾਨਚੀ) ਕੁਬੇਰ। ਪੁਰ=ਸ਼ਹਿਰ। ਰੰਮ=ਸੁੰਦਰ। ਦਾਰਦ=ਗ਼ਰੀਬੀ ਦਾ। ਗੰਮ=ਫ਼ਿਕਰ, ਚਿੰਤਾ। ਧਰੰਮ 





40 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੁਰੀਨ=ਧਰਮ (ਦੇ ਕੰਮ) ਵਿੱਚ ਮੁਖੀ ਹਨ। ਜ਼ਾਹਰ=ਪੁਗਟ ਹੈ। ਕੁੰਡ=ਤਲਾ, ਸਰੋਵਰ। ਅਮੀ ਕੇ=ਅੰਮਿਰਿਤ ਦਾ ਭਾਵ ਅੰਮ੍ਰਿਤ ਦਾ 
ਸਰੋਵਰ, ਸੁ ਅੰਮ੍ਿਤਸਰ। ਅਰਥ: 


(ਅੰਮ੍ਰਿਤਸਰ ਸ਼ਹਿਰ ਦੀਆਂ) ਦੁਕਾਨਾਂ ਸੋਨੇ ਨਾਲ ਭਰੀਆਂ ਪਈਆਂ ਹਨ, ਜਿਨ੍ਹਾਂ ਵਿੱਚ ਮਣੀਆਂ ਆਦਿ ਦੇ ਸਾਮਾਨ ਦੀ 
ਕਦੇ ਘਾਟ ਨਹੀਂ ਹੁੰਦੀ। 

(ਇਥੋਂ ਦੇ) ਸ਼ਾਹੂਕਾਰ ਲੋਕ ਬਹੁਤ ਵੱਡੇ ਧਨੀ ਹਨ। (ਆਪੇ ਆਪਣੀਆਂ ਦੁਕਾਨਾਂ 'ਚ ਬੈਠੇ, ਦੇਵਤਿਆਂ ਦੇ ਖ਼ਜ਼ਾਨਚੀ) 
ਕੁਬੇਰ ਵਾਂਗ ਫਬ ਰਹੇ ਹਨ। 

ਸ਼ਹਿਰ ਬਹੁਤ ਸੁੰਦਰ ਹੈ ਜਿੱਥੇ ਗ਼ਰੀਬੀ ਦਾ ਕੋਈ ਫ਼ਿਕਰ ਨਹੀਂ ਹੈ (ਭਾਵ ਏਥੇ ਕਾਰੋਬਾਰ ਤੇ ਰੁਜ਼ਗਾਰ ਆਮ ਮਿਲਦਾ ਹੈ, 
ਸ਼ਹਿਰ ਦੇ) ਸਾਰੇ ਲੋਕ ਚੰਗੇ (ਸੁਭਾਵ ਵਾਲੇ) ਤੇ ਧਰਮ (ਦੇ ਕੰਮਾਂ) ਵਿੱਚ ਮੁੱਖੀ ਹਨ। 

ਗੁਰਾਂ ਦੇ (ਇਸ) ਸ਼ਹਿਰ (ਅੰਮ੍ਰਿਤਸਰ ਦੀ ਸਾਰੀ) ਉਪਮਾ ਕੌਣ (ਕਵੀ) ਕਹਿ ਸਕਦਾ ਹੈ? ਜਿੱਥੇ ਪੁਤੱਖ ਹੀ ਅੰਮ੍ਰਿਤ ਦੇ 
ਸਰੋਵਰ (ਵਿੱਚ ਸੰਗਤਾਂ ਇਸ਼ਨਾਨ ਕਰ ਕੇ ਤੇ ਅੰਮ੍ਰਿਤ ਪੀ ਕੇ ਆਪਣਾ ਜਨਮ ਸਫ਼ਲ ਕਰ ਰਹੀਆਂ) ਹਨ। 

ਕਵੀ ਜੀ ਨੇ ਉਪ੍ਰੋਕਤ ਤਿੰਨਾਂ ਅੰਕਾਂ ੨੩, ੨੪ ਅਤੇ ੨੫ ਵਿੱਚ ਪਰਮ ਪਾਵਨ ਗੁਰਪੁਰੀ ਸਰੀ ਅੰਮ੍ਰਿਤਸਰ ਦੀ ਸੁੰਦਰਤਾ, 
ਸੁਖ, ਸੰਪੱਤੀ, ਆਬਾਦੀ, ਵਪਾਰ ਆਦਿ ਦਾ ਵਰਨਣ ਕਰਦਿਆਂ ਸ਼ਹਿਰ ਦੀ ਉਸਤਤ-ਰੂਪ ਮੰਗਲ ਕੀਤਾ ਹੈ। ਆਪ 
ਪਹਿਲੇ ਸਿੱਖ ਕਵੀ ਹਨ ਜਿਨ੍ਹਾਂ ਨੇ ਸੀ ਅੰਮ੍ਰਿਤਸਰ ਦੀ ਮਹਿਮਾ ਨੂੰ ਆਪਣੇ ਰਚਿਤ ਕਾਵਿ ਗ੍ਰੰਥ ਦੇ ਮੰਗਲਾ ਚਰਨਾਂ ਵਿੱਚ 
ਥਾਂ ਦਿੱਤੀ ਹੈ। ਇਹ ਉਨ੍ਹਾਂ ਦੀ ਸ੍ਰੀ ਅੰਮ੍ਰਿਤਸਰ ਲਈ ਅਗਾਧ ਸ਼ਰਧਾ ਦਾ ਸੂਚਕ ਹੈ। ਆਪ ਦਾ ਵਰਣਨ, ਅਪੂਰਬ ਤੇ 
ਅਛੂਤੇ ਢੰਗ ਦਾ ਹੈ। ੨੩ ਅੰਕ ਦੇ ਅਰੰਭ ਵਿੱਚ ਪੰਜਾਬ ਦੇਸ਼ ਨੂੰ ਲਾਸਾਨੀ ਤੇ ਬੇਮਿਸਾਲ ਆਖਦੇ ਹਨ ਇਸ ਤਰ੍ਹਾਂ ਉਨ੍ਹਾਂ 
ਆਪਣੀ ਮਾਤ ਭੂਮੀ ਪ੍ਤੀ ਆਪਣੇ ਆਤਮਕ ਪਿਆਰ ਦੇ ਜਜ਼ਬੇ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਪਹਿਲਾਂ ਵੀ ਤੇ ਹੁਣ 
ਵੀ ਜ਼ਰਖ਼ੇਜ਼ ਜ਼ਮੀਨ, ਪੈਦਾਵਾਰ (ਅੰਨ, ਪਾਣੀ, ਬਿਜਲੀ), ਰਹਿਣ ਸਹਿਣ, ਜੀਅ ਪੁਤੀ ਔਸਤ ਆਮਦਨ, ਕੁਰਬਾਨੀ, 
ਦਾਨ, ਸਰੂ-ਕੱਦ ਜਵਾਨ ਤੇ ਜੰਗਾਂ ਵਿੱਚ ਕੀਤੀਆਂ ਬਹਾਦਰੀਆਂ ਦੇ ਕਾਰਨ ਜਗਤ ਪ੍ਰਸਿੱਧ ਹੈ। ਗੁਰੂ ਸਾਹਿਬਾਨ ਦੀ ਛੁਹ 
ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਇਸ ਨੂੰ ਅਦੁੱਤੀ ਬਣਾਣ ਵਿੱਚ ਮਹਾਨ ਹਿੱਸਾ ਪਾਇਆ ਹੈ। ਇਸੇ ਲਈ ਹੁਣ ਵੀ 
ਪੰਜਾਬ ਨੂੰ ਭਾਰਤ ਦਾ ਸਿਰ ਜਾਂ ਤਲਵਾਰ ਵਾਲੀ ਬਾਂਹ (ਭਾਵ ਰੱਖਿਅਕ) ਨਾਲ ਤੁਲਨਾ ਦਿੱਤੀ ਜਾਂਦੀ ਹੈ। ਉਸ ਪਹਿਲੇ 
ਅਠਨਵੰਡੇ ਪੰਜਾਬ ਦੇ ਐਨ ਵਿਚਕਾਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਸਾਇਆ ਇਹ ਗੁਰ ਪੁਰ ਸ੍ਰੀ ਅੰਮ੍ਰਿਤਸਰ 
ਸ਼ਹਿਰ ਹੈ ਜੋ ਉੱਤਰੀ ਭਾਰਤ ਦਾ ਬਹੁਤ ਵੱਡਾ ਤਜਾਰਤੀ ਕੇਂਦਰ ਹੈ। ਏਥੋਂ ਦੀ ਮਸ਼ੀਨਰੀ ਤੇ ਦਸਤਕਾਰੀ ਦਾ ਬਣਿਆ 
ਹੋਇਆ ਕਪੜਾ ਤੇ ਹੋਰ ਸਾਮਾਨ ਭਾਰੀ ਮਿਕਦਾਰ ਵਿੱਚ ਦੂਜੇ ਪ੍ਰਾਂਤਾਂ ਤੇ ਬਾਹਰਲੇ ਦੇਸ਼ਾਂ ਨੂੰ ਜਾਂਦਾ ਹੈ। ਸਨਅਤ ਵਿੱਚ 
ਦਿਨ ਦੂਣੀ ਤੇ ਰਾਤ ਚੌਗੁਣੀ ਤਰੱਕੀ ਹੋ ਰਹੀ ਹੈ। ਸ਼ਹਿਰ ਦੇ ਬਾਹਰਵਾਰ ਰਾਵੀ ਦਰਿਆ 'ਚੋਂ ਨਿਕਲੀ ਨਹਿਰ ਦਾ ਪਾਣੀ 
ਸੂਇਆਂ, ਕੱਸੀਆਂ ਤੇ ਖਾਲ੍ਹਾਂ ਰਾਹੀਂ ਸ਼ਹਿਰ ਦੇ ਬਾਹਰਵਾਰ ਤੇ ਅੰਦਰਵਾਰ ਫਲਾਂ ਤੇ ਫ਼ੁੱਲਾਂ ਦੇ ਲੱਗੇ ਬਾਗ਼ ਬਗ਼ੀਚਿਆਂ ਨੂੰ 
ਸਿੰਜ ਕੇ ਸਰਸਬਜ਼ ਕਰ ਰਿਹਾ ਹੈ। ਉਸੇ ਪਾਣੀ ਦੇ ਛਿੜਕਾ ਨਾਲ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਦਾ ਮਿੱਟੀ ਘੱਟਾ 
ਦੱਬਿਆ ਰਹਿੰਦਾ ਹੈ। ਰੰਗ-ਬਰੰਗੇ ਫੁੱਲਾਂ ਦੀ ਮਹਿਕ ਨਾਲ ਸਾਰਾ ਸ਼ਹਿਰ ਸੁਗੰਧਿਤ ਹੋ ਰਿਹਾ ਹੈ। ਮਹਾਰਾਜਾ ਰਣਜੀਤ 
ਸਿੰਘ ਦਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਨਾਮ ਉਪਰ ਲਾਇਆ ਹੋਇਆ 'ਰਾਮ ਬਾਗ' ਤੇ 
ਬਾਰਾਂ ਦਰੀ (ਰਣਜੀਤ ਸਿੰਘ ਹਾਲ) ਤੇ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਦੇ ਨਾਮ 'ਤੇ ਬਣਾਇਆ 'ਗੋਬਿੰਦਗੜ੍ਹ ਕਿਲ੍ਹਾ 
ਇਸ ਸ਼ਹਿਰ ਦੀ ਸ਼ੋਭਾ ਨੂੰ ਚਾਰ ਚੰਦ ਲਾਰਹੇ ਹਨ। ਜਲ੍ਹਿਆਂ ਵਾਲਾ ਬਾਗ਼ ਨੈਸ਼ਨਲ ਮੈਮੋਰੀਅਲ; ਜੋ ੪੫ ਫੁੱਟ ਉੱਚਾ 
ਲਾਲ ਪੱਥਰ ਦਾ ਬਣਿਆ ਹੋਇਆ ਹੈ, ਜੋ ੧੯੧੯ ਈ: ਟੇ ਗਵੀਦ' ਟੰ “ਮਿੰਟ ਜਦਗਾਜ ਦੇ. ਵੇਖਣ ਯੋਗ ਅਸਥਾਨ 
ਹੈ। ਵੀ. ਜੇ. ਹਸਪਤਾਲ ਤੇ ਉਸ ਦੀਆਂ ਸਬੰਧਤ ਸ਼ਾਖ਼ਾਂ 'ਚੋਂ ਹਜ਼ਾਰਾਂ ਮਰੀਜ਼ ਅਰੋਗ ਹੋ ਕੇ ਜਾਂਦੇ ਹਨ। ਸ਼ਹਿਰ ਵਿੱਚ 
ਕਈ ਸਕੂਲਾਂ ਤੇ ਕਾਲਜਾਂ ਦੀਆਂ ਸੁੰਦਰ ਇਮਾਰਤਾਂ ਹਨ ਪਰ 'ਖ਼ਾਲਸਾ ਕਾਲਜ' ਦੀ ਸੁੰਦਰ ਬਿਲਡਿੰਗ ਤਾਂ ਦੇਖਣ ਨਾਲ 
ਹੀ ਸੰਬੰਧ ਰੱਖਦੀ ਹੈ। ਉਸ ਦੀਆਂ ਖੁੱਲ੍ਹੀਆਂ ਗਰਾਊਂਡਾਂ ਤੇ ਖੇਤੀਬਾੜੀ ਫ਼ਾਰਮ ਵੀ ਵਧੀਆ ਨਮੂਨਾ ਪੇਸ਼ ਕਰ ਰਹੇ ਹਨ। 
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੰਜ ਸੌ (੫੦੦) ਸਾਲਾ ਪ੍ਰਕਾਸ਼ ਉਤਸਵ ਦੀ ਖ਼ੁਸ਼ੀ ਤੇ ਯਾਦ ਵੱਲੋਂ ਆਪਣੀ ਸੱਚੀ 
ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਖ਼ਾਲਸਾ ਕਾਲਜ ਦੇ ਨਾਲ ਲੱਗਦੀ ਜ਼ਮੀਨ ਵਿੱਚ ਜੀ.ਟੀ.ਰੋਡ ਦੇ 
ਉਪਰ ੨੪ ਨਵੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਡਾ: ਵੀ. ਵੀ. ਗਿਰੀ ਦੇ ਹੱਥੋਂ 'ਗੁਰੂ ਨਾਨਕ ਯੂਨੀਵਰਸਿਟੀ' ਦਾ ਨੀਂਹ 





੨੩੩ 


ਸੈਯਾ: 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 4 


ਸ਼ਹਿਰ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾ ਦੇਣਗੀਆਂ। ਸ਼ਹਿਰ ਤੇ ਛੇਹਰਟੇ ਦੀਆਂ ਵੰਨ-ਸੁਵੰਨੀਆਂ ਮਿੱਲਾਂ ਨੇ ਵੀ 
ਸ਼ਹਿਰ ਦੀ ਰੌਣਕ ਵਿੱਚ ਵਾਧਾ ਕਰਨ ਵਿੱਚ ਕੋਈ ਘੱਟ ਹਿੱਸਾ ਨਹੀਂ ਪਾਇਆ। ਸ਼ਹਿਰ ਦੇ ਅੰਦਰ ਦੀਆਂ ਪੁਰਾਣੀਆਂ 
ਸੁੰਦਰ ਤੇ ਕੀਮਤੀ ਚਿਤ੍ਰਤ ਇਮਾਰਤਾਂ ਅਤੇ ਬਾਹਰ ਦੀਆਂ ਖੁੱਲ੍ਹੀਆਂ ਸੜਕਾਂ ਦੇ ਕਿਨਾਰੇ ਬਣੀਆਂ ਨਵੇਂ ਡੀਜ਼ਾਇਨਾਂ 
ਦੀਆਂ ਕੋਠੀਆਂ ਤੇ ਬੰਗਲੇ ਸ਼ਹਿਰ ਦੀ ਸੁੰਦਰਤਾ ਵਿੱਚ ਅਨੂਪਮ ਵਾਧਾ ਕਰ ਰਹੇ ਹਨ। ਪੁਰਾਣੇ ਸ਼ਹਿਰ ਦੇ ਇਰਦ ਗਿਰਦ 
ਹਿਫ਼ਾਜ਼ਤੀ ਪੁਬੰਧ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਕਾਫ਼ੀ ਚੌੜੀ ਫ਼ਸੀਲ ਤੇ ਬਾਰਾਂ ਵੱਡੇ ਦਰਵਾਜ਼ੇ ਆਪਣੀ 
ਖਸਤਾ ਹਾਲਤ ਵਿੱਚ ਵੀ ਸਿੱਖ ਰਾਜ ਦੀ ਅਜ਼ੀਮ ਸ਼ਾਨੋ ਸ਼ੌਕਤ ਦਾ ਦਿਲਕਸ਼ ਮਨਜ਼ਰ ਪੇਸ਼ ਕਰ ਰਹੇ ਦਿਖਾਈ ਦੇਂਦੇ 
ਹਨ। ਏਥੇ ਸੁੰਦਰ ਬਾਜ਼ਾਰਾਂ ਦੀਆਂ ਹੱਟੀਆਂ ਕਪੜੇ ਤੇ ਹੋਰ ਸਾਮਾਨ ਨਾਲ ਮੂੰਹ ਤੱਕ ਭਰੀਆਂ ਪਈਆਂ ਹਨ। ਖ਼ਾਸ ਕਰ 
'ਗੁਰੂ ਕੇ ਮਹਿਲਾਂ' ਦੇ ਨਜ਼ਦੀਕ ਗੁਰੂ ਜੀ ਦੇ ਆਪਣੇ ਬਣਾਏ ਹੋਏ ਪਹਿਲੇ ਬਾਜ਼ਾਰ 'ਗੁਰੂ ਬਾਜ਼ਾਰ' ਵਿੱਚ ਕੀਮਤੀ ਵਸਤੂਆਂ 
ਜਿਹਾ ਕਿ ਸੋਨਾ, ਚਾਂਦੀ, ਹੀਰੇ, ਜਵਾਹਰਾਤ, ਸਬਜ਼ੇ, ਰਤਨ, ਨੀਲਮ, ਪੰਨੇ ਤੇ ਪੁਖਰਾਜ ਆਦਿ ਦਾ ਵਪਾਰ ਸਭ 
ਸ਼ਹਿਰਾਂ ਤੋਂ ਵੱਧ ਹੁੰਦਾ ਹੈ। ਸ੍ਰੀ ਅੰਮ੍ਰਿਤਸਰ ਵਾਂਗ ਹੀ ਇਸ ਸ਼ਹਿਰ ਦੇ ਵਪਾਰੀਆਂ ਨੂੰ ਵੀ ਜਗਤ ਪ੍ਰਸਿੱਧੀ ਪ੍ਰਾਪਤ ਹੈ। 
ਆਬਾਦੀ ਬਹੁਤ ਸੰਘਣੀ ਹੈ। ਆਦਮ ਗਿਣਤੀ ਚਾਰ ਲੱਖ ਤੋਂ ਉੱਪਰ ਹੈ। ਦੀਵਾਲੀ, ਵਿਸਾਖੀ, ਬਾਰਾਂ ਹੀ ਮੱਸਿਆ ਤੇ 
ਹੋਰ ਗੁਰਪੁਰਬਾਂ ਦੇ ਜੋੜ ਮੇਲਿਆਂ ਤੇ ਇਨ੍ਹਾਂ ਸਮੇਂ ਲੱਗਣ ਵਾਲੀਆਂ ਮੰਡੀਆਂ ਦੇ ਕਾਰਨ ਏਥੋਂ ਦੇ ਕਾਰੋਬਾਰ ਵਿੱਚ ਬੇਅੰਤ 
ਵਾਧਾ ਹੁੰਦਾ ਰਹਿੰਦਾ ਹੈ। ਏਥੇ ਏਨਾ ਵਾਪਾਰ ਤੇ ਕਾਰੋਬਾਰ ਹੈ ਜੋ ਕੋਈ ਵੀ ਬੰਦਾ ਬੇਰੁਜ਼ਗਾਰ ਨਹੀਂ ਰਹਿੰਦਾ। ਲਾਵਾਰਸ 
ਯਤੀਮ, ਲੂਲ੍ਹੇ, ਲੈਗੜੇ, ਅੰਨ੍ਹੇ, ਕਾਣੇ ਤੇ ਹੋਰ ਅੰਗ ਹੀਣ ਮਰਦ-ਇਸਤ੍ਰੀਆਂ ਦੇ ਮੁਫ਼ਤ ਇਲਾਜ ਤੇ ਸੇਵਾ ਸੰਭਾਲ ਲਈ 
ਭਗਤ ਪੂਰਨ ਸਿੰਘ ਦਾ ਚਲਾਇਆ ਹੋਇਆ ਆਸ਼ੂਮ 'ਪਿੰਗਲਵਾੜਾ' ਆਪਣੀ ਮਿਸਾਲ ਆਪ ਹੈ। ਆਮ ਗ਼ਰੀਬਾਂ, 
ਮੁਸਾਫ਼ਰਾਂ ਤੇ ਯਾਤਰੂਆਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮਦਾਸ ਲੋਗਰ (ਅੰਨ ਛਕਣ ਲਈ), ਸ੍ਰੀ ਗੁਰੂ ਰਾਮਦਾਸ 
ਨਿਵਾਸ (ਸਰਾਂ ਰਿਹਾਇਸ਼ ਲਈ) ਤੇ ਸ੍ਰੀ ਗੁਰੂ ਰਾਮਦਾਸ ਫ੍ਰੀ ਹਸਪਤਾਲ (ਇਲਾਜ ਲਈ) ਸ਼੍ਰੋਮਣੀ ਗੁਰਦੁਆਰਾ 
ਪ੍ਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਮਹਾਨ ਸੇਵਾ ਕੇਂਦਰ ਹਨ। ਬੇਅੰਤ ਗ਼ਰੀਬ ਗ਼ੁਰਬੇ ਸ਼ਹੀਦ ਗੰਜ ਬਾਬਾ ਦੀਪ ਸਿੰਘ 
ਜੀ ਦੇ ਨਜ਼ਦੀਕ ਅਤੇ ਬਾਬਾ ਅਟੱਲ ਰਾਇ ਜੀ ਦੇ ਯਾਦਗਾਰੀ ਅਸਥਾਨ ਦੇ ਨੇੜੇ 'ਬਾਬਾ ਅਟੱਲ, ਪੱਕੀਆਂ ਪਕਾਈਆਂ 
ਘੱਲਾਂ ਦੇ ਨਾਹਰੇ ਲਾਉਂਦੇ ਛੱਤੀਹ ਪੁਕਾਰ ਦੇ ਭੋਜਨਾਂ ਨਾਲ ਤ੍ਰਿਪਤ ਹੋ ਰਹੇ ਹਨ। ਇਥੋਂ ਦੇ ਲੋਕ ਕਪੜੇ ਤੇ ਗਹਿਣਿਆਂ ਦੇ 
ਸ਼ੌਕੀਨ ਤੇ ਵਧੇਰੇ ਸਜ ਫਬ ਵਿੱਚ ਲੱਗੇ ਰਹਿੰਦੇ ਹਨ। ਇਸੇ ਲਈ ਕਵੀ ਜੀ ਕਹਿੰਦੇ ਹਨ 'ਸਮ ਮੈਨ ਰਤੀ ਕੇ'। ਲੋਕਾਂ ਦੇ 
ਮਨਾਂ ਵਿੱਚ ਧਰਮ ਸਮਾਇਆ ਹੋਇਆ ਹੈ। ਪੁੰਨ ਦਾਨ ਦਾ ਜਜ਼ਬਾ ਅਧਿਕ ਹੈ, ਖ਼ਾਸ ਕਰ ਕੇ ਮਾਈਆਂ ਵਿੱਚ। ਇਸੇ 
ਲਈ ਹੀ ਗੁਰੂ ਤੇਗ ਬਹਾਦਰ ਜੀ ਵਰ ਦੇ ਗਏ ਹਨ 'ਮਾਈਆਂ ਰੱਬ ਰਜਾਈਆਂ'।। ਕਵੀ ਜੀ ਵੀ ਇਸੇ ਲਈ ਕਹਿੰਦੇ ਹਨ 
ਕਿ 'ਧਰਮ ਧੁਰੀਨ ਸਬੈ ਜਨ ਨੀਕੇ' ਜਾਂ ਇਨ੍ਹਾਂ ਨੂੰ ਦੇਵੀਆਂ ਤੇ ਦੇਵਤਿਆਂ ਨਾਲ ਤਸ਼ਬੀਹ ਦੇਂਦੇ ਹਨ। ਇਸ ਸ਼ਹਿਰ ਵਿੱਚ 
ਜਿੰਨਾ ਗੁਰਬਾਣੀ ਦਾ ਪਾਠ ਕੀਰਤਨ ਤੇ ਪੁੰਨ ਦਾਨ ਹੁੰਦਾ ਹੈ ਸ਼ਾਇਦ ਹੀ ਹੋਰ ਕਿਸੇ ਸ਼ਹਿਰ ਵਿੱਚ ਹੁੰਦਾ ਹੋਵੇ। ੨੫ ਅੰਕ 
ਦੇ ਅੰਤ ਵਿੱਚ ਕਵੀ ਜੀ ਕਹਿੰਦੇ ਹਨ ਕਿ ਸਤਿਗੁਰੂ ਜੀ ਦੇ ਆਪਣੇ ਰਚੇ ਪਰਮ ਪਾਵਨ ਗੁਰਧਾਮ ਸ੍ਰੀ ਅੰਮ੍ਰਿਤਸਰ ਸ਼ਹਿਰ 
ਦੀ ਮੁਕੰਮਲ ਮਹਿਮਾ ਕੋਈ ਵੀ ਕਵੀ ਨਹੀਂ ਕਹਿ ਸਕਦਾ। ਇਸ ਲਈ ਕਿ ਇਹ ਆਪਣੀ ਕਿਸਮ ਦਾ ਅਣੋਖਾ, 
ਅਨੂਪਮ ਤੇ ਅਦੁੱਤੀ ਸ਼ਹਿਰ ਹੈ, ਜਿਸ ਦਾ ਦੂਜਾ ਕੋਈ ਵੀ ਸਾਨੀ ਦੁਨੀਆਂ ਦੇ ਤਖ਼ਤੇ 'ਤੇ ਮੂਰਤੀਮਾਨ ਨਹੀਂ ਹੋ ਸਕਿਆ। 
ਇਸ ਸ਼ਹਿਰ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਖ਼ੁਦ ਆਪ ਵੀ ਐਉਂ ਫ਼ੁਰਮਾਉਂਦੇ ਹਨ: 

"ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ। ਬਧੋਹੁ ਪੁਰਖਿ ਬਿਧਾਤੈ, ਤਾ ਤੂੰ ਸੋਹਿਆ। 

ਵਸਦੀ ਸਘਨ ਅਪਾਰ ਅਨੂਪਰਾਮਦਾਸ ਪੁਰ। " (ਫੁਨਹੇ ਮਹਲਾ ੫, ਪੰ: ੧੩੬੨) 


੧੭. ਗੁਰ ਸਰਵਰ, ਸੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਦਾ ਮੰਗਲ। 


ਅਤਿ ਅੰਬੁ ਅਪਾਰ ਅਮੀ ਅਨੁਹਾਰ, ਅਲੋਕਨ ਤੈ ਅਘ ਓਘ ਨਸੈਂ। 
ਜਿੰਹ ਪਾਨ ਕਰੇ ਨਰ ਪਾਵਨ ਹੂ, ਸੁਖ ਸੰਪਤਿ ਧਾਮ ਅਮੋਘ ਧਸੈ। 





42 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਗਯਾਨ ਸਨਾਨ ਕਰੇ, ਉਰ ਮੈ, ਵਰ ਆਤਮ ਗਯਾਨ ਸਜੋਗ ਬਸੈ। 
ਅਸ ਸਾਰ ਸਰੋਵਰ ਮੱਧ ਮਹੋਵਰ, ਮੰਦਰ ਮੋਖਦ ਭੋਗ ਲਸੈ ॥ ੨੬ ॥ 
ਪਦਅਰਥ: 
ਅੰਬੁ=ਜਲ। ਅਮੀ=ਅੰਮ੍ਰਿਤ ਦੇ। ਅਨੁਹਾਰ=ਸਮਾਨ। ਅਲੋਕਨ ਤੈ=ਦਰਸ਼ਨ ਕਰਨ ਮਾਤ੍ਹ ਨਾਲ ਹੀ। ਅਘ=ਪਾਪ। 
ਓਘ=ਸਮੂੰਹ। ਪਾਨ ਕਰੇ=ਪੀਣ ਨਾਲ, ਛਕਣ ਨਾਲ। ਪਾਵਨ=ਪਵਿਤ੍ਰ। ਸੰਪਤਿ=ਬਿਭੂਤੀ, ਸਮੱਗਰੀ, ਸਾਮਾਨ ਆਦਿ। 
ਧਾਮ=ਘਰ ਵਿੱਚ। ਅਮੋਘ=ਅਰੋਕ, ਬਿਨਾਂ ਰੋਕ ਟੋਕ ਤੋਂ। ਧਸੈ=ਆ ਪ੍ਰਾਪਤ ਹੁੰਦੀ ਹੈ। ਉਰ ਮੈ=ਹਿਰਦੇ ਵਿੱਚ। ਵਰ=ਸੇਸ਼ਟ, 
ਉੱਤਮ। ਸੰਜੋਗ=ਸਣੇ ਜੋਗ ਦੇ। ਸਾਰ=ਸੇਸ਼ਟ। ਮੱਧ=(ਐਨ) ਵਿਚਕਾਰ। ਮਹੋਵਰ=ਮਹਾਨ ਸੇਸ਼ਟ। ਮੋਖਦ ਭੋਗ=ਮੁਕਤੀ ਤੇ 
ਸੰਸਾਰਕ ਪਦਾਰਥਾਂ ਦਾ ਦਾਤਾ। ਲਸੈ=ਪ੍ਰਕਾਸ਼ ਕਰ ਰਿਹਾ ਹੈ, ਚਮਕ ਰਿਹਾ ਹੈ। ਅਰਥ: 
(ਅੰਮ੍ਰਿਤਸਰ ਸਰੋਵਰ ਵਿੱਚ) ਅੰਮ੍ਰਿਤ ਦੇ ਸਮਾਨ ਬਹੁਤ ਜਲ ਹੈ, ਜਿਸ ਦੇ ਦਰਸ਼ਨ ਕਰਨ ਮਾਤ੍ਹ ਨਾਲ ਹੀ (ਦਰਸ਼ਨ 
ਕਰਨ ਵਾਲੇ ਦੇ) ਸਾਰੇ ਪਾਪ ਦੌੜ ਜਾਂਦੇ ਹਨ। 
ਜਿਸ (ਪਰਮ ਪਾਵਨ ਅੰਮ੍ਰਿਤ ਦੇ) ਛਕਦਿਆਂ ਸਾਰ ਹੀ (ਛਕਣ ਵਾਲੇ) ਪਵਿੱਤਰ ਹੋ ਜਾਂਦੇ ਹਨ। (ਉਨ੍ਹਾਂ ਦੇ) ਘਰਾਂ ਵਿੱਚ 
ਸੁਖ (ਤੇ ਸੁਖਾਂ ਦੇ ਹੋਰ) ਸਾਮਾਨ ਬਿਨਾਂ ਰੋਕ ਟੋਕ ਤੋਂ ਆ ਪ੍ਰਾਪਤ ਹੁੰਦੇ ਹਨ। 
(ਕਵੀ) ਗਿਆਨ ਸਿੰਘ (ਆਖਦਾ ਹੈ ਕਿ) ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲੈਣ ਨਾਲ ਸਣੇ ਜੋਗ ਦੇ ਸ੍ਰੇਸ਼ਟ 
ਆਤਮ ਗਿਆਨ (ਇਸ਼ਨਾਨ ਕਰਨ ਵਾਲਿਆਂ ਦੇ) ਹਿਰਦੇ ਵਿੱਚ (ਬਹੁਤ ਛੇਤੀ) ਆ ਵਸਦਾ ਹੈ। 
ਐਸੇ ਸ੍ਰੇਸ਼ਟ (ਅੰਮ੍ਰਿਤ) ਸਰੋਵਰ ਦੇ (ਐਨ) ਵਿਚਕਾਰ (ਜਗਤ ਨੂੰ) ਮੁਕਤੀ ਤੇ ਸੰਸਾਰਕ ਪਦਾਰਥਾਂ ਦਾ ਦਾਤਾ (ਪਰਮ 
ਪਾਵਨ ਗੁਰਧਾਮ ਸੁਨਹਿਰੀ ਮੰਦਰ) ਸੀ ਹਰਿਮੰਦਰ ਸਾਹਿਬ ਚਮਕ ਰਿਹਾ ਹੈ। 
ਸਰੋਵਰ ਦੀ ਪੁਕਰਮਾ ਦਾ ਸੰਗਿ ਮਰਮਰੀ ਫ਼ਰਸ਼ 


ਸਿਲ ਸੈਲ ਸੁ ਸੇਤ ਸਫਾਇ ਸਭੀ ਸੁਠ, ਸੋਹਤ ਸੀਰ ਸੁ ਫੇਨ ਸਮਾਨੇ। 
ਬਡ ਬੋਝਲ ਬੈ ਬਹੁ ਕੀ ਬਿਪਲੀ, ਬਿਬਿਧਾ ਬਿਧਿ ਕੀ ਬਰ ਕੀਨ ਬਨਾਨੇ। 
ਤਾਲ ਸੁ ਆਲਨ ਬਾਲ ਬਿਸਾਲ, ਕਮਾਲ ਸੁਪਾਨ ਰਚੀ ਬਹੁ ਥਾਨੇ। 
ਸਿਤ ਸਯਾਮ ਸਿਲਾ ਧਰਿ ਪਾਂਤਿਨਿ ਪਾਂਤਿ ਸੁ ਭਾਂਤਿਨਿ ਭਾਂਤਿ ਖਚੀ ਬਿਧਿ ਨਾਨ੍ਹੇ ॥੨੭॥ 
ਪਦਅਰਥ: 
ਸੈਲ=ਪੱਥਰ। _ਸੇਤ=ਚਿੱਟੀਆਂ। _ਸਫਾਇ=ਸਾਫ਼। _ਸੁਠ=ਸੁੰਦਰ। _ਸੀਰ=ਦੁੱਧ _ਦੀ। _ਫੇਨ=ਝੱਗ। _ਸਮਾਨੇ=ਵਾਂਗ। 
ਬੋਝਲ=ਭਾਰੀਆਂ। ਬੈ ਬਹੁ ਕੀ=ਬਹੁਤੀ ਕੀਮਤ ਦੀਆਂ। ਬਿਪਲੀ=ਸਾਰੀਆਂ। ਬਿਬਿਧਾ=ਤਰ੍ਹਾਂ ਤਰ੍ਹਾਂ ਦੀਆਂ, ਅਨੇਕਾਂ ਸ਼ਕਲਾਂ 
ਦੀਆਂ। ਬਿਧਿ ਕੀ=ਬਿਧੀ ਕਰਕੇ, ਬਿਧੀ ਨਾਲ, ਢੰਗ ਨਾਲ। ਬਰ=ਸੁਸ਼ਟ। ਤਾਲ=ਸਰੋਵਰ ਦੇ। ਆਲਨ ਬਾਲ=ਆਲੇ ਦੁਆਲੇ, 
ਚੁਗਿਰਦੇ, ਚੁਫੇਰੇ। ਕਮਾਲ=ਸੁੰਦਰ, ਵਧੀਆ। ਸੁਪਾਨ=ਸੌਪਾਨ, ਪੌੜੀਆਂ। ਬਹੁ _ਬਾਨੇ=ਬਹੁਤ ਵੰਨੀਆਂ ਦੀਆਂ। 
ਸਿਤ=ਚਿੱਟੀਆਂ। ਸਜਾਮ=ਕਾਲੀਆਂ। ਧਰਿ=ਰੱਖ ਕੇ। ਪਾਂਤਿਨਿ ਪਾਂਤਿ=ਕਤਾਰਾਂ ਵਿੱਚ। ਭਾਂਤਿਨਿ ਭਾਂਤਿ=ਤਰ੍ਹਾਂ ਤਰ੍ਹਾਂ ਦੀਆਂ 
(ਸ਼ਕਲਾਂ ਜਾਂ ਨਮੂਨਿਆਂ ਦੀਆਂ)। ਖਚੀ=ਜੜੀਆਂ ਹੋਈਆਂ ਹਨ। ਬਿਧਿ ਨਾਨ੍ਹੇ=ਅਨੇਕਾਂ ਢੰਗਾਂ ਨਾਲ। 
ਅਰਥ: 
(ਸਰੋਵਰ ਦੀ ਪ੍ਰਕਰਮਾ ਵਿੱਚ ਸੰਗਿ ਮਰਮਰ ਦੇ) ਪੱਥਰ ਦੀਆਂ ਸਾਰੀਆਂ ਚਿੱਟੀਆਂ ਸਿਲਾਂ ਸਾਫ਼ ਤੇ ਸੁੰਦਰ (ਹਨ ਜੋ) 
ਦੁੱਧ ਦੀ ਝੱਗ ਵਾਂਗ ਸੋਹਣੀਆਂ ਲੱਗਦੀਆਂ ਹਨ। 
(ਉਹ) ਸਾਰੀਆਂ (ਸਿਲਾਂ ਬਹੁਤ) ਵੱਡੀਆਂ, ਭਾਰੀਆਂ ਤੇ ਬਹੁਤੀ ਕੀਮਤ ਦੀਆਂ ਹਨ (ਜਿਨ੍ਹਾਂ ਨੂੰ) ਚੰਗੇ ਢੰਗ ਨਾਲ 
(ਚੀਰ ਕੇ) ਅਨੇਕਾਂ ਸ਼ਕਲਾਂ ਬਣਾ ਦਿੱਤਾ ਗਿਆ ਹੈ। 
ਸਰੋਵਰ ਦੇ ਚੁਫੇਰੇ ਬਹੁਤ ਸੁੰਦਰ ਤੇ ਬਹੁਤ ਵੰਨੀਆਂ ਦੀਆਂ ਪੌੜੀਆਂ ਬਣਾਈਆਂ ਹੋਈਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 43 


(ਪੁਕਰਮਾ ਤੇ ਪੌੜੀਆਂ ਦੇ ਉੱਪਰ) ਚਿੱਟੀਆਂ ਤੇ ਕਾਲੀਆਂ (ਸੰਗਿ ਮਰਮਰ ਦੀਆਂ) ਸਿਲਾਂ, ਤਰ੍ਹਾਂ ਤਰ੍ਹਾਂ ਦੀਆਂ ਸ਼ਕਲਾਂ 
ਦੀਆਂ (ਕੱਟ ਕੇ ਤੇ) ਕਤਾਰਾਂ ਵਿੱਚਰੱਖ ਕੇ ਅਨੇਕਾਂ ਢੰਗਾਂ ਨਾਲ ਜੜੀਆਂ ਹੋਈਆਂ ਹਨ। 

੨੬ਵੇਂ ਅੰਕ ਵਿੱਚ ਕਵੀ ਜੀ ਨੇ ਸੀ ਅੰਮ੍ਰਿਤਸਰ ਸਰੋਵਰ ਦੀ ਮਹਿਮਾ ਪਵਿੱਤਰਤਾ ਤੇ ਅਦਭੁੱਤ ਸ਼ਕਤੀ ਦਾ ਵਰਣਨ ਕੀਤਾ 
ਹੈ। ਕੇਵਲ ਦਰਸ਼ਨ ਕਰਨ ਮਾਤਰ ਨਾਲ ਹੀ ਮਨੁੱਖੀ ਪਾਪ ਕੰਬ ਕੇ ਦੌੜ ਜਾਂਦੇ ਹਨ। ਅੰਮ੍ਰਿਤ ਪਾਨ ਕਰਨ ਨਾਲ ਆਤਮਾ 
ਪਵਿੱਤ੍ਰ ਹੋ ਜਾਂਦੀ ਹੈ ਤੇ ਇਸ਼ਨਾਨ ਕਰਨ ਨਾਲ ਵਾਹਿਗੁਰੂ ਵਿੱਚ ਜੁੜ ਜਾਈਦਾ ਹੈ ਤੇ ਆਤਮ ਗਿਆਨ ਸਫੁਰਨ ਹੋ 
ਆਉਂਦਾ ਹੈ। ਅਜਿਹਾ ਇਸ ਲਈ ਹੈ ਕਿ ਇਸ ਸਰੋਵਰ ਦੀ ਖੁਦਾਈ ਸਮੇਂ ਹੀ ਵਾਹਿਗੁਰੂ ਜੀ ਨੇ ਆਪ ਆ ਕੇ ਖੁਦਾਈ 
ਕਰਨ ਵਿੱਚ ਆਪਣਾ ਹਿੱਸਾ ਪਾਇਆ ਸੀ, ਜਿਸ ਦੇ ਪ੍ਰਮਾਣ ਵਜੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 
ਫ਼ੁਰਮਾਇਆ ਹੈ:- ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆਰਾਮ ॥ ਧਰਤਿ ਸੁਹਾਵੀ ਤਾਲੁ 
ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆਰਾਮ ॥ (ਰਾਗ ਸੂਹੀ ਮਹਲਾ ੫ (ਛੰਤ) ਪੰਨਾ ੭੮੩) ਇਸ ਸਰੋਵਰ ਦੇ ਕਿਨਾਰੇ 
ਸ਼ਰੀਰਕ ਦੁੱਖਾਂ ਦੀ ਨਵਿਰਤੀ ਦਾ ਪੁਤੀਕ ਦੁੱਖ ਭੰਜਨੀ ਬੇਰ ਹੈ। ਬਾਬਾ ਬੁੱਢਾ ਜੀ ਦੀ ਬੇਰ, ਬਾਬਾ ਜੀ ਦੀ ਅਨੰਨਿ 
ਸ਼ਰਧਾ, ਸਿੱਖੀ ਤੇ ਸੇਵਾ ਦੀ ਅਮਿੱਟ ਯਾਦਗਾਰ ਹੈ। ਸਰੋਵਰ ਦੀ ਸੇਵਾ ਸਮੇਂ ਪੰਚਮ ਸਤਿਗੁਰੂ ਜੀ ਦੀ ਛੋਹ ਪ੍ਰਾਪਤ ਕਰ 
ਚੁੱਕੀ ਬੇਰੀ, ਲਾਚੀ ਬੇਰ ਹੈ ਜੋ ਸੂਹੀ ਹਰਿਮੰਦਰ ਸਾਹਿਬ ਜੀ ਦੀ ਪਵਿੱਤ੍ਰਤਾ ਨੂੰ ਬਹਾਲ ਕਰਨ ਆਏ ਸੂਰਬੀਰਾਂ ਭਾਈ 
ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ ਦੇ ਘੋੜਿਆਂ ਦੇ ਬੰਨ੍ਹਣ ਦੀ ਯਾਦਰਾਹੀਂ ਉਨ੍ਹਾਂ ਮਹਾਂਰਥੀ ਯੋਧਿਆਂ ਦੀ ਬਹਾਦਰੀ 
ਦੀ ਸਦੀਵੀ ਯਾਦ ਦਾ ਪ੍ਰਤੱਖ ਚਿੰਨ੍ਹ ਹੈ। ਅਠਸਠ ਘਾਟਰਾਹੀਂ ਅਠਾਹਠ ਤੀਰਥਾਂ ਦੀਆਂ ਆਤਮਾਵਾਂ ਆਪਣੀ ਕਲਿਆਣ 
ਹਿਤ ਇਸ ਪਰਮ ਪਾਵਨ ਸਰੋਵਰ ਦੇ ਅੰਮ੍ਰਿਤ ਜਲ ਵਿੱਚ ਘੁਲ ਮਿਲ ਗਈਆਂ ਹਨ। ਇਸ ਸਰੋਵਰ ਦੀ ਮਹਾਨਤਾ, 
ਉਚਿਤਾ, ਪਵਿੱਤਰਤਾ ਤੇ ਵਡਿਆਈ ਇਸ ਕਰ ਕੇ ਹੈ ਕਿ ਇਸ ਦੀ ਮਹਿਮਾ ਸਤਿਗੁਰਾਂ ਦੇ ਮੁਖਾਰਬਿੰਦਰਾਹੀਂ ਐਉਂ 
ਪ੍ਰਗਟ ਹੋਈ ਹੈ> 'ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ " (ਗੂਜਰੀ ਮਹਲਾ ੪, ਪੰਨਾ 
੯੪੩੨) "ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥" (ਸੋਰਠਿ ਮਹਲਾ ੫, ਪੰਨਾ ੬੨੫) 
"ਜੰਤਹੁਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥" (ਸੋਰਠਿ ਮਹਲਾ ੫. ਪੰਨਾ 
੬੨੪) "ਹਰਿਹਾਂ ਨਾਨਕ ਕਸਮਲ ਜਾਹਿ ਨਾਇਐਰਾਮਦਾਸ ਸਰ ॥ " (ਫੁਨਹੇ ਮਹਲਾ ੫, ਪੰਨਾ ੧੩੬੨) ੨੭ਵੇਂ ਅੰਕ 
ਵਿੱਚ ਸਰੋਵਰ ਦੀਆਂ ਪੁਕਰਮਾਂ ਉੱਪਰ ਸੰਗਿ ਮਰਮਰ ਦੀਆਂ ਚਿੱਟੀਆਂ ਤੇ ਕਾਲੀਆਂ ਸਿਲਾਂ ਨੂੰ ਚੌਕੋਨ, ਤਿਕੋਨ, 
ਮੁਰੱਬੇ, ਨੌਕਾਂ ਤੇ ਨੋਕਦਾਰ ਆਦਿ ਅਨੇਕ ਸ਼ਕਲਾਂ ਦੀਆਂ ਬਣਾ ਕੇ ਅਣਗਿਣਤ ਨਮੂਨਿਆਂ ਦੇ ਜਾਲਾਂ ਵਿੱਚ ਜੜੀਆਂ 
ਹਨ, ਜੋ ਆਏ ਹਰ ਯਾਤਰੂ ਦੀ ਨਜ਼ਰ ਨੂੰ ਆਪਣੇ ਵੱਲ ਖਿੱਚਦੀਆਂ ਤੇ ਠਹਿਰ ਕੇ ਗਹੁ ਨਾਲ ਤੱਕਣ ਤੇ ਹੁਨਰ ਦੇ ਕਮਾਲ 
ਦੀ ਪ੍ਰਸੰਸਾ ਕਰਨ ਲਈ ਮਜਬੂਰ ਕਰਦੀਆਂ ਹਨ। ਵੱਡੇ ਪੌੜ ਦੀ ਦੱਖਣੀ ਬਾਹੀ ਉੱਪਰ ਪਾਂਡਵਾਂ ਦੇ ਕਿਲ੍ਹੇ (ਦੁਰਗ 
ਵਯੂਹ) ਦੀ ਸ਼ਕਲ ਕਾਰੀਗਰਾਂ ਦੇ ਹੁੱਨਰ ਦੇ ਕਮਾਲ ਦੀ ਮੂੰਹ ਬੋਲਦੀ ਤਸਵੀਰ ਦੇਖਣ ਨਾਲ ਹੀ ਸੰਬੰਧਰੱਖਦੀ ਹੈ। ਇਹ 
ਸਰੋਵਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ੧੬੩੪ ਬਿ: ਨੂੰ ਗੁਮਟਾਲਾ ਤੇ ਸੁਲਤਾਨਵਿੰਡ ਆਦਿ ਪਿੰਡਾਂ ਦੇ ਵਿਚਕਾਰ 
ਦੁਖ-ਭੰਜਨੀ ਬੇਰ ਦੇ ਪਾਸ ਇਕ ਕੱਚਾ ਤਾਲ ਪੁਟਵਾਇਆ ਜੋ ਕੁਝ ਸਮਾਂ ਅਧੂਰਾ ਹੀ ਪਿਆ ਰਿਹਾ। ਸ੍ਰੀ ਗੁਰੂ ਅਰਜਨ 
ਦੇਵ ਜੀ ਮਹਾਰਾਜ ਨੇ ਆਪਣੇ ਪਿਤਾ ਸਤਿਗੁਰੂ ਜੀ ਦੀ ਆਗਿਆ ਅਨੁਸਾਰ ੧੬੪੩ ਬਿ: ਨੂੰ ਪੱਕਾ ਕਰਨਾ ਅਰੰਭਿਆ 
ਤੇ ਇਸ ਦਾ ਨਾਉਂ ਅੰਮ੍ਰਿਤਸਰਰਖਿਆ। ਗੁਰਬਾਣੀ ਵਿੱਚ ਇਸ ਨੂੰਰਾਮਦਾਸ ਸਰੋਵਰ ਤੇਰਾਮਦਾਸ ਸਰ ਆਦਿ ਨਾਵਾਂ 
ਨਾਲ ਵੀ ਯਾਦ ਕੀਤਾ ਹੈ। ਇਸ ਸਰੋਵਰ ਦੀ ਲੋਬਾਈ ੫੦੦ ਫੁਟ, ਚੌੜਾਈ ੪੯੦ ਫੁਟ ਤੇ ਡੂੰਘਾਈ ੧੭ ਫੁੱਟ ਹੈ। 
ਇਸ ਅੰਮ੍ਰਿਤ ਸਰੋਵਰ ਵਿੱਚ ਜਲ ਇਕ ਹੰਸਲੀ (ਛੋਟੀ ਨਹਿਰ) ਦੇਰਾਹੀਂ ਆਉਂਦਾ ਹੈ, ਜੋ ਸੰਤ ਪ੍ਰੀਤਮ ਦਾਸ ਅਤੇ 
ਸੰਤੋਖ ਦਾਸ ਪ੍ਰੇਮੀ ਉਦਾਸੀ ਮਹਾਤਮਾ ਨੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਸੰਮਤ ੧੮੩੮ ਵਿੱਚ ਖੁਦਵਾਈ। 
ਪਹਿਲਾਂ ਤਾਂ ਜਲਰਾਵੀ ਨਦੀ ਤੋਂ ਲਿਆਂਦਾ ਗਿਆ ਸੀ ਪਰ ਹੁਣ ਸੰਮਤ ੧੯੨੩ ਤੋਂ ਲੈ ਕੇ ਬਾਰੀ ਦੁਆਬ ਵਾਲੀ ਨਹਿਰ 
ਵਿੱਚੋਂ ਲਿਆ ਕੇ ਹੰਸਲੀ ਵਿੱਚ ਪਾਇਆ ਜਾਂਦਾ ਹੈ। 

੧੮. ਸੀ ਹਰਿਮੰਦਰ ਸਾਹਿਬ ਜੀ ਦਾ ਮੰਗਲ। (ਚਿੱਤ੍ਰ-ਕਲਾ) 


੨੩੩ 


ਸ੍ਰੈਯਾ: 
ਚਤੁਰਾਨਨ ਸੇ ਚਤੁਰਾ ਚਿੱਤਰੈਲਨਿ, ਚਿੱਤ੍ਰਤ ਕੀਨ ਬਚਿੱਤੁ ਬਨਾਏ। 





44 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਚ ਚੀਰਿ ਮਨੀਨ ਕਨੀ ਸੁ ਘਨੀ, ਮੁਕਤਾ ਵਰ ਨੀਲਮ ਹੀਰ ਖਚਾਏ। 
ਕਿਤ ਕੀਨ ਬਨੀ ਸਘਨੀ ਬਰ ਬਾਗ, ਮਹੀਰੁ ਲਤਾ ਫਲ ਫੂਲ ਫਬਾਏ। 
ਰਚ ਜਾਤਿ ਅਨੇਕਨ ਕੇਰ ਬਿਹੰਗ, ਬ੍ਰਿੱਛਨ ਲੱਛਨ ਲੱਛ ਥਿਰਾਏ ॥ ੨੮ ॥ 
ਪਦਅਰਥ: 
ਚਤੁਰਾਨਨ=ਬੂਹਮਾ। (ਚਤੁਰ-ਚਾਰ“ਆਨਨ-ਮੂੰਹ ਵਾਲਾ ਅਰਥਾਤ ਬੂਹਮਾ)। ਸੇ=ਵਰਗੇ। ਚਿੱਤੁਰੈਲਨਿ=ਚਿੱਤ੍ਰਕਾਰਾਂ ਨੇ। 
ਚਿੱਤੂਤ=ਚਿੱਤ੍ਰਕਾਰੀ। ਬਚਿੱਤ੍ਰਦਅਣੋਖੀ, (ਅ) ਅਨੇਕ ਤਰ੍ਹਾਂ ਦੀ। ਬਨਾਏ=ਸਵਾਰ ਕੇ। ਸੁਚ=ਪਵਿਤ੍ਰ। ਚੀਰਿ=ਚੀਰ ਕੇ। 
ਮਨੀਨ=ਮਣੀਆਂ _ਦੀਆਂ। _ਕਨੀ=ਕਣੀਆਂ। _ਮੁਕਤਾ=ਮੋਤੀ। _ਵਰ=ਸੁੇਸ਼ਟ। _ਖਚਾਏ=ਜੜੇ। _ਬਨੀ=ਬਗ਼ੀਚੀਆਂ। 
ਮਹੀਰੁ=ਦਰੱਖ਼ਤ। ਲਤਾ=ਵੇਲਾਂ। ਰਚ=ਬਣਾ ਕੇ। ਜਾਤਿ=ਜਾਤੀਆਂ ਦੇ। ਬਿਹੰਗ=ਪੰਛੀ। ਲੱਛਨ=ਵਿਲੱਖਣ, ਅਣੌਖੇ। 
ਲੱਛ=ਲੱਖ, ਚਿੰਨ੍ਹ । ਬਿਰਾਏ=ਬੈਠਾਏ ਹਨ। 
ਅਰਥ: 
ਬ੍ਰਹਮਾ ਵਰਗੇ ਚਤੁਰ ਚਿੱਤ੍ਰਕਾਰਾਂ ਨੇ (ਚਿੱਟੇ ਸੰਗਿ ਮਰਮਰ ਦੀਆਂ ਕੰਧਾਂ ਉਪਰ) ਅਨੇਕ ਤਰ੍ਹਾਂ ਦੀ ਸਵਾਰ ਕੇ ਚਿੱਤ੍ਰਕਾਰੀ 
ਕੀਤੀ ਹੋਈ ਹੈ। 
(ਜਿਸ ਜੜਤ ਕਲਾ ਵਿੱਚ) ਸੁੱਚੀਆਂ ਮਣੀਆਂ ਨੂੰ ਚੀਰ ਕੇ (ਉਨ੍ਹਾਂ ਦੀਆਂ) ਕਣੀਆਂ, ਸ੍ਰੇਸ਼ਟ ਮੋਤੀ, ਨੀਲਮ ਤੇ ਹੀਰੇ ਜੜੇ 
ਹੋਏ ਹਨ। 
ਕਿਧਰੇ ਸੰਘਣੀਆਂ ਬਗ਼ੀਚੀਆਂ ਤੇ ਸ੍ਰੇਸ਼ਟ ਬਾਗ਼ ਬਣਾਏ ਹੋਏ ਹਨ। (ਜਿਨ੍ਹਾਂ ਵਿੱਚ) ਦਰੱਖ਼ਤ, ਵੇਲਾਂ, ਫਲ ਤੇ ਫੁੱਲ 
ਫਬਾਏ ਹੋਏ ਹਨ। 
ਅਨੇਕ ਕਿਸਮਾਂ ਦੇ ਤੇ ਅਨੋਖੇ ਚਿੰਨ੍ਹਾਂ ਵਾਲੇ ਪੰਛੀ ਬਣਾ ਕੇ (ਉਨ੍ਹਾਂ) ਦਰੱਖ਼ਤਾਂ ਉਪਰ ਬਿਠਾਏ ਹੋਏ ਹਨ। 


ਧਰ ਧਯਾਨ ਰਹੇ ਮੁਨਿ ਬੈਠ ਕਿਤੇ, ਕਿਤ ਸਿੰਘ ਸ਼ਿਕਾਰ ਕਰੈਂ ਮਿ੍‌ਗਾਂ ਕੇ। 

ਕਿਤ ਕੰਜਰ ਕੇਹਰ ਜੰਗ ਕਰੈਂ, ਕਿਤ ਏਣ ਭਗੈਂ ਤਰੁ ਓਟ ਤਕਾ ਕੇ। 

ਕਿਤ ਭੌਰ ਗੁੰਜਾਰ ਅਪਾਰ ਕਰੈਂ, ਕਿਤ ਸਾਰਸ ਹੰਸ ਚਕੋਰ ਚਲਾਕੇ। 

ਕਿਤ ਦਾਖ ਅੰਗੂਰ ਸੂੱਛ ਕੇ ਗੂੱਛ, ਬਿਲੱਛ ਪ੍ਰਤੱਛ ਧਰੇ ਸੁ ਰਚਾ ਕੇ ॥ ੨੯ ॥ 

ਪਦਅਰਥ: 

ਸਿੰਘ=ਸ਼ੇਰ। ਮਿਰਿਗਾਂ ਕੇ=ਹਰਨਾਂ ਦੇ। ਕੁੰਜਰ=ਹਾਥੀ। ਕੇਹਰ=ਸ਼ੇਰ। ਏਣ=ਹਰਨ। ਤਰੁ=ਦੱਰਖ਼ਤ। ਸਾਰਸ=ਇਕ ਕੂੰਜ ਵਰਗਾ 

ਪੰਛੀਆਂ ਦਾ ਜੋੜਾ, ਜੋ ਜਲ ਦੇ ਕਿਨਾਰੇ ਰਹਿੰਦਾ ਹੈ। ਚਲਾਕੇ=ਚਾਲਾਕ, ਹੁਸ਼ਿਆਰ। ਦਾਖ=ਛੋਟੇ ਅੰਗੂਰ। ਸੁੱਛ=ਸਾਫ ਸੁਥਰੇ। 

ਗੂੱਛ=ਗੁੱਛੇ। ਬਿਲੱਛ=ਵਿਲੱਖਣ, ਅਨੋਖੇ। ਪ੍ਰਤੱਛ=ਪ੍ਰਗਟ ਹੀ। ਧਰੇ=ਰੱਖੇ ਹੋਏ ਹਨ। ਰਚਾ ਕੇ=ਬਣਾ ਕੇ। 

ਅਰਥ:: 

੧. __ (ਉਪ੍ਰੋਕਤ ਚਿੱਤ੍ਰਕਾਰੀ ਵਿੱਚ) ਕਿਤੇ ਮੁਨੀ ਧਿਆਨ ਲਾ ਕੇ ਬੈਠਰਹੇ ਹਨ, ਕਿਸੇ ਥਾਂ ਸ਼ੇਰ ਹਰਨਾਂ ਦੇ ਸ਼ਿਕਾਰ ਕਰ ਰਹੇ 
ਹਨ। 
ਕਿਧਰੇ ਹਾਥੀ ਤੇ ਸ਼ੇਰ ਜੰਗ ਕਰ ਰਹੇ ਹਨ, ਕਿਤੇ ਹਰਨ ਦਰੱਖ਼ਤਾਂ ਦੀ ਓਟ ਤਕਾ ਕੇ (ਸ਼ੇਰਾਂ ਤੋਂ ਡਰਦੇ) ਨੱਸ ਰਹੇ ਹਨ। 
ਕਿਤੇ ਫੁੱਲਾਂ ਉਪਰ ਬੇਅੰਤ ਹੀ ਭੌਰੇ ਗੂੰਜ ਰਹੇ ਹਨ, ਕਿਸੇ ਥਾਂ ਸਾਰਸ (ਨਾਮ ਦੇ ਪੰਛੀਆਂ ਦਾ ਜੋੜਾ), ਹੰਸ ਤੇ ਚਾਲਾਕ 
ਚਕੋਰ (ਬਣਾਏ ਹੋਏ ਹਨ)। 
ਕਿਧਰੇ ਅਨੌਖੀਆਂ (ਹੀ ਕਿਸਮਾਂ ਦੇ) ਛੋਟੇ-ਵੱਡੇ ਅੰਗੂਰਾਂ ਦੇ ਸਾਫ਼ ਸੁਥਰੇ ਗੁੱਛੇ ਬਣਾ ਕੇ (ਵੇਲਾਂ ਨਾਲ ਲਟਕਾਏ ਜਾਂ 
ਪਲੇਟਾਂ 'ਚ ਪਾ ਕੇ) ਰੱਖੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 45 


ਭਾਵ _ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਲਈ ਆਏ ਹਰ ਯਾਤਰੂ ਦੇ ਮਨ ਉਪਰ ਜਿੱਥੇ ਏਥੋਂ ਦੇ ਸ਼ਾਂਤ ਤੇ ਏਕਾਂਤ ਵਾਯੂ- 
ਮੰਡਲ, ਅੱਠੇ ਪਹਿਰ ਦੇ ਇਲਾਹੀ-ਕੀਰਤਨ ਦਾ ਦੈਵੀ-ਪੁਭਾਵ ਪੈਂਦਾ ਹੈ, ਉਥੇ ਸੀ ਹਰਿਮੰਦਰ ਸਾਹਿਬ ਦੀ ਕਲਾ- 
ਸੁੰਦਰਤਾ ਵੀ ਹਰ ਦਰਸ਼ਕ ਦੀ ਨਿਗਾਹ ਨੂੰ ਆਪਣੇ ਵਲ ਨੂੰ ਬਦੋ-ਬਦੀ ਖਿੱਚਦੀ ਹੈ। ਇਨ੍ਹਾਂ ਉਪਰੋਕਤ ਦੋਹਾਂ ਛੰਦਾਂ ਵਿੱਚ 
ਵਵ” ਜੀ ਚੇ ਜੱਦ ਦਹ ਜਾਨਿ ਵੀ”! ਹਟ ਵੇ ਜੱਦੀ ਦ==ਦਾਦ' ਦੇ ਲਨ ਦਾ ਜੁਦਹ ਹਟ ਲਹਦੇ 
ਹਨ। ਇਸ ਨੂੰ ਪੱਥਰ ਦੀ ਮਨੱਵਤ ਵੀ ਆਖਦੇ ਹਨ। ਇਹ ਕੰਮ ਸੰਗਿ ਮਰਮਰ ਦੇ ਪੱਥਰ ਨੂੰ ਖੋਦ ਕੇ ਉਸ ਵਿੱਚ ਅੱਡ- 
ਅੱਡਰੰਗਾਂ ਤੇ ਸ਼ਕਲਾਂ ਦੇ ਪੱਥਰਾਂ ਨੂੰ ਚਰ ਕੇ ਤੇ ਘਸਾ ਕੇ ਇਸ ਤਰ੍ਹਾਂ ਫਿੱਟ ਕੀਤਾ ਜਾਂਦਾ ਹੈ ਕਿ ਜਿਸ ਕਰ ਕੇ ਚਿੱਤ੍ਰਕਾਰੀ 
ਵਾਂਗ ਵੰਨ-ਸੁਵੰਨੀਆਂ ਸ਼ਕਲਾਂ ਬਣ ਜਾਂਦੀਆਂ ਹਨ। ਜਿਹੜੇ ਅੱਡ-ਅੱਡ ਰੰਗਾਂ ਦੇ ਦੇਸ਼ੀ ਤੇ ਵਿਦੇਸ਼ੀ ਪੱਥਰ ਇਸ ਕੰਮ 
ਲਈ ਵਰਤੇ ਜਾਂਦੇ ਹਨ, ਉਨ੍ਹਾਂ ਦੇ ਨਾਮ ਇਹ ਹਨ: ਖੱਟੂ (ਪੀਲੇ ਰੰਗ ਦਾ), ਲਾਜਵਰਦ (ਨੀਲੇ ਰੰਗ ਦਾ), ਕਾਲਾ 
ਫੀਰੋਜ਼ਾ ਤੇ ਰੱਤਕ ਪੱਥਰ ਆਦਿ। ਇਹ ਕੰਮ ਸ੍ਰੀ ਹਰਿਮੰਦਰ ਸਾਹਿਬ ਦੇ ਪੱਛਮੀ ਬੂਹੇ ਦੇ ਸਾਹਮਣੇ ਹੇਠ ਫ਼ਰਸ਼ ਵਿੱਚ, 
ਗੁੰਬਦ ਦੇ ਅੰਦਰ ਫ਼ਰਸ਼ ਦੇ ਵਿਚਕਾਰ ਤੇ ਸੀ ਹਰਿਮੰਦਰ ਸਾਹਿਬ ਦੀਆਂ ਪਹਿਲੀ ਮੰਜ਼ਲ ਦੀਆਂ ਕੰਧਾਂ ਦੇ ਬਾਹਰਵਾਰ 
ਸਭ ਤੋਂ ਵਧੀਆ ਕਾਰੀਗਰੀ ਤੇ ਸੁੰਦਰ ਕਲਾ ਦਾ ਨਮੂਨਾ ਹੈ। ਇਨ੍ਹਾਂ ਥਾਵਾਂ ਤੇ ਮੱਛੀਆਂ, ਬਗਲਿਆਂ, ਕੱਛੂ ਕੁੰਮਿਆਂ, 
ਦਾਨੀਆਂ ਆਦਿ ਦੀਆਂ ਸੁੰਦਰ ਸ਼ਕਲਾਂ ਤੋਂ ਇਲਾਵਾ ਸੁੰਦਰ ਫਲਾਂ, ਫੁੱਲਾਂ, ਵੇਲਾਂ, ਦਰੱਖ਼ਤਾਂ ਤੇ ਸਮਾਧੀ ਲਾਈ ਬੈਠੇ 
ਸਾਧੂਆਂ ਦੇ ਬੜੇ ਹੀ ਦਿਲ-ਖਿੱਚਵੇਂ ਚਿੱਤਰ ਹਨ ਜਿਨ੍ਹਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਕਵੀ ਜੀ ਨੇ ਉਪਰੋਕਤ ਛੰਦਾਂ ਵਿੱਚ 
ਕੀਤਾ ਹੈ। ਮੇਰੇ ਖ਼ਿਆਲ ਵਿੱਚ ਸ਼ਾਇਦ ਆਪ ਪਹਿਲੇ ਕਵੀ ਹਨ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ, ਸਰੋਵਰ ਤੇ ਏਥੋਂ 
ਦੀ ਕਲਾ-ਸੁੰਦਰਤਾ ਦੇ ਵਰਣਨ ਨੂੰ ਆਪਣੇ ਗ੍ਰੰਥ ਦੇ ਮੰਗਲਾਂ ਵਿੱਚ ਥਾਂ ਦਿੱਤੀ ਹੈ। ਇਹ ਤੇ ਅਗਲੇ ਕੁਝ ਛੰਦ ਕਵੀ ਜੀ 
ਦੀ ਕਾਵਿ-ਕਲਾ ਤੋਂ ਇਲਾਵਾ ਚਿੱਤ੍ਰਕਾਰੀ, ਜੜਤ ਆਦਿ ਕਲਾ-ਪਾਰਖ਼ੂ ਨਜ਼ਰ ਤੇ ਕਲਾ-ਕਦਰਦਾਨੀ ਦਾ ਜ਼ਿੰਦਾ ਸਬੂਤ 
ਹਨ। ਇਸ ਜੜਤਕਾਰੀ ਦੇ ਹੁਨਰ ਤੋਂ ਵੱਖਰਾ 'ਮੋਹਰਾ ਕਸ਼ੀ' ਤੇ ਨਕਾਸ਼ੀ (ਚਿੱਤ੍ਰਕਾਰੀ) ਦਾ ਕੰਮ ਵੀ ਦੂਜੀ ਛੱਤ ਦੇ 
ਅੰਦਰਵਾਰ ਕੰਧਾਂ 'ਤੇ ਬਹੁਤ ਸੁੰਦਰ ਹੋਇਆ ਹੋਇਆ ਹੈ। ਗਿੱਲੇ ਪਲੱਸਤਰ ਉੱਤੇ ਰੰਗਾਂ ਨੂੰ ਇਕ-ਜਾਨ ਕਰ ਕੇ ਨਕਾਸ਼ੀ 
ਕਰਨ ਦਾ ਨਾਮ ਮੋਹਰਾ ਕਸ਼ੀ ਹੈ। ਪੁਰਾਣਾ ਸਾਰਾ ਕੰਮ ਇਸੇ ਕਿਸਮ ਦਾ ਸੀ ਪਰ ਹੁਣ ਜੋ ਨਵਾਂ ਕੰਮ ਹੋ ਰਿਹਾ ਹੈ ਉਹ 
ਸੁੱਕੇ ਪਲੱਸਤਰ 'ਤੇ ਹੋ ਰਿਹਾ ਹੈ। ਇਸ ਨੂੰ ਕੇਵਲ ਨਕਾਸ਼ੀ (ਚਿੱਤਰਕਾਰੀ) ਆਖਦੇ ਹਨ। ਇਸ ਵਿੱਚ ਫਲਾਂ, ਬੂਟਿਆਂ, 
ਦਰੱਖ਼ਤਾਂ, ਵੇਲਾਂ, ਪੰਛੀਆਂ, ਜੰਗਲੀ ਜਾਨਵਰਾਂ ਤੇ ਸਾਧੂਆਂ ਆਦਿ ਦੇ ਦਿਲਕਸ਼ ਚਿੱਤਰ ਹਨ। ਡੇਢ ਦਰਜਨ ਦੇ ਲਗਭਗ 
ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ਦੇ ਚਿੱਤ ਵੀ ਸੁੰਦਰ ਟਿਕਾਣਿਆਂ 'ਤੇ ਬਣਾ ਕੇ ਚਿੱਤੁਕਾਰਾਂ (ਨਕਾਸ਼ਾਂ) 
ਨੇ ਆਪਣੀ ਕਲਾ-ਸੁੰਦਰਤਾ ਨੂੰ ਵਧੇਰੇ ਚਮਕਾਉਣ ਦਾ ਸਫ਼ਲ ਯਤਨ ਕੀਤਾ ਹੈ। 


ਸੁਨਹਿਰੀ ਸੁੰਦਰਤਾ 


ਬਰ ਫਾਟਕ ਹਾਟਕ ਥਾਟ ਜਰੇ, ਜਰ ਠਾਟ ਚੁਕਾਠ ਦਿਵਾਰ ਸੁ ਬਾਰੀ। 

ਗੁੰਮਜ ਗੋਲ ਅਮੋਲ ਲਸੈਂ, ਕਿੰਗਰੇ ਛਜ ਛਾਤ ਸੁ ਹੇਮ ਅਟਾਰੀ। 

ਪੁਲ ਪੈ ਚਲਵਾਰ ਪਵੈ ਭਵ ਪਾਰ, ਦੁਆਰ ਲਖੈ ਨ ਪਿਥੈ ਜਮ ਦ੍ਰਾਰੀ। 

ਜੁਗ ਤੁੰਗ ਨਿਸ਼ਾਨ ਕਹੈਂ ਜਨੁ ਯੌਂ, ਗੁਰ ਨੈ ਧਰ ਤੈ ਅਘ ਅੰਸ ਉਪਾਰੀ ॥ ੩੦॥ 

ਪਦਅਰਥ: 

ਬਰ=ਸ੍ਰੇਸ਼ਟ। ਫਾਟਕ=ਤਖ਼ਤੇ। ਹਾਟਕ=ਸੋਨੇ ਦੇ। ਥਾਟ=-ਬਣਾ ਕੇ। ਜਰੇ=ਜੜੇ ਹੋਏ। ਜਰ=ਸੋਨੇ ਦੇ। ਠਾਟ-ਬਣਾਈਆਂ ਹੋਈਆਂ 
ਹਨ। ਚੁਕਾਠ=ਚੁਗਾਠਾਂ। ਦਿਵਾਰ=ਕੰਧਾਂ। ਸੁ ਬਾਰੀ=ਚੰਗੀਆਂ ਬਾਰੀਆਂ। ਗੁੰਮਜ=ਗੁੰਬਦ। ਲਸੈਂ=ਚਮਕਦੇ ਹਨ। ਛਜ=ਫਬ ਰਹੇ 
ਹਨ। ਛਾਤ=ਛੱਤਾਂ। ਸੁ=ਸੁੰਦਰ। ਹੇਮ=ਸੋਨੇ ਦੀਆਂ। ਪੈ=ਉਪਰ। ਚਲਵਾਰ-ਚੱਲਣ ਵਾਲਾ, ਤੁਰ ਕੇ ਲੈਘਣ ਵਾਲਾ। ਪਵੈ ਭਵ 
ਪਾਰ=ਸੰਸਾਰ (ਸਮੁੰਦਰ) ਤੋਂ ਪਾਰ ਪੈ ਜਾਂਦਾ ਹੈ ਭਾਵ ਮੁਕਤ ਹੋ ਜਾਂਦਾ ਹੈ। ਦੁਆਰ=ਦਰਵਾਜ਼ਾ, ਬੂਹਾ। ਲਥੈ=ਦੇਖ ਲੈਂਦਾ ਹੈ। ਜਮ 





46 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦ੍ਰਾਰ=ਜਮਾਂ ਦਾ ਦਰਵਾਜ਼ਾ ਭਾਵ ਨਰਕ। ਜੁਗ=ਦੋ। ਤੁੰਗ=ਉੱਚੇ। ਨਿਸ਼ਾਨ=ਝੰਡੇ, ਨਿਸ਼ਾਨ ਸਾਹਿਬ। ਜਨੁ=ਮਾਨੋ। ਯੋਂ=ਇਸ 
ਤਰ੍ਹਾਂ, ਇਉਂ। ਧਰ ਤੈ=ਧਰਤੀ ਤੋ, ਭਾਵ ਸ੍ਰਿਸ਼ਟੀ 'ਚੋਂ। ਅਘ=ਪਾਪਾਂ ਦੀ। ਅੰਸ=ਮੁੱਢ, ਜੜ੍ਹ। ਉਪਾਰੀ=ਪੁੱਟ ਦਿੱਤੀ ਹੈ। 


(ਸੀ ਹਰਿਮੰਦਰ ਸਾਹਿਬ ਜੀ ਦੇ ਬੂਹਿਆਂ ਵਿੱਚ) ਸ੍ਰੇਸ਼ਟ ਸੋਨੇ ਦੇ ਤਖ਼ਤੇ ਬਣਾ ਕੇ ਜੜੇ ਹੋਏ (ਲਟਕਾਏ ਹੋਏ) ਹਨ। 
ਕੰਧਾਂ, ਬਾਰੀਆਂ (ਤੇ ਉਨ੍ਹਾਂ ਦੀਆਂ) ਚੁਗਾਠਾਂ ਚੰਗੇ ਸੋਨੇ ਦੀਆਂ ਬਣੀਆਂ ਹੋਈਆਂ ਹਨ। 
(ਛੱਤਾਂ ਦੇ ਉਪਰ ਇਕ ਵੱਡਾ ਤੇ ਹੋਰ ਛੋਟੇ) ਗੁੰਬਦ ਗੋਲ ਤੇ ਅਮੋਲਕ ਚਮਕ ਰਹੇ ਹਨ। ਸੋਨੇ ਦੀਆਂ ਛੱਤਾਂ, ਅਟਾਰੀਆਂ 
(ਤੇ ਉਨ੍ਹਾਂ ਦੇ) ਕਿੰਗਰੇ ਸੁੰਦਰ ਫਬ ਰਹੇ ਹਨ। 
ਪੁਲ ਦੇ ਉਪਰ ਦੀ ਚੱਲਣ ਵਾਲਾ (ਤੁਰ ਕੇ ਲੈਘਣ ਵਾਲਾ) ਸੰਸਾਰ (ਸਮੰਦਰ) ਤੋਂ ਪਾਰ ਹੋ ਜਾਂਦਾ ਹੈ ਭਾਵ ਮੁਕਤ ਹੋ 
ਜਾਂਦਾ ਹੈ (ਤੇ ਜੋ ਪੁਰਸ਼ ਸਰੀ ਹਰਿਮੰਦਰ ਸਾਹਿਬ ਦੇ) ਬੂਹੇ ਦੇ (ਵੀ) ਦਰਸ਼ਨ ਕਰ ਲੈਂਦਾ ਹੈ (ਤਾਂ ਉਹ ਮੁੜ ਕੇ) ਜਮਾਂ ਦਾ 
ਦਰਵਾਜ਼ਾ (ਨਰਕ) ਨਹੀਂ ਦੇਖਦਾ। 
(ਝੰਡੇ ਬੁੰਗੇ ਲਾਗੇ ਖੜੇ ਕੀਤੇ ਹੋਏ) ਦੋ ਨਿਸ਼ਾਨ ਸਾਹਿਬ ਇਉਂ ਆਖਦੇ ਹਨ ਕਿ ਗੁਰਾਂ ਨੇ ਸ੍ਰਿਸ਼ਟੀ 'ਚੋਂ ਪਾਪਾਂ ਦੀ ਜੜ੍ਹ 
(ਸਦਾ ਲਈ) ਪੁੱਟ ਦਿੱਤੀ ਹੈ। 
ਅੰਦਰ ਦੀ ਸੁੰਦਰਤਾ 
ਅਤਿ ਸੁੰਦਰ ਮੰਦਰ ਅੰਦਰ ਤੈ, ਸੁਚ ਕੁੰਦਨ ਸੰਗ ਜਟੇ ਨਗ ਵਾਂ ਕੇ। 
ਕਰਿ ਕੀਮਤ ਕੌਨ ਸਕੈ ਜਰ ਕੀ ਨਰ, ਪੇਖ ਜਿਸੈ ਬਿਧਿ ਕੀ ਬੁਧਿ ਥਾਕੇ। 
ਜਿੰਹ ਹੇਰ ਕੁਬੇਰ ਲਜੈ ਅਤਿਸੈਂ, ਪਿਖ ਮੌਨ ਭਜੈ ਮਘਵਾ ਸ਼ਰਮਾ ਕੇ। 
ਜਨੁ ਕਾਮ ਕਰੀਗਰ ਕਾਂਮ ਮਣੀ ਗਹਿ, ਕਾਮਦ ਕਾਮ ਕਰਯੋ ਮਨ ਲਾ ਕੇ ॥੨੩੧॥ 
ਪਦਅਰਥ: 
ਅਤਿ=ਬਹੁਤ। ਮੰਦਰ=ਸ੍ਰੀ ਹਰਿਮੰਦਰ ਸਾਹਿਬ। ਸੁਚ ਕੁੰਦਨ ਸੰਗ=ਸ਼ੁਧ ਸੋਨੇ ਵਿੱਚ। ਵਾਂ ਕੇ=ਉਸ (ਮੰਦਰ) ਦੇ (ਅੰਦਰ)। ਜਰ 
ਕੀ=ਸੋਨੇ ਦੀ। ਬਿਧਿ=ਬੁਹਮਾ। ਹੇਰ=ਦੇਖ ਕੇ। ਕੁਬੇਰ=ਦੇਵਤਿਆਂ ਦਾ ਖ਼ਜ਼ਾਨਚੀ। ਲਜੈ=ਸ਼ਰਮਿੰਦਾ ਹੁੰਦਾ ਹੈ। ਮੌਨ ਭਜੈ=ਚੁੱਪ ਹੋ 
ਜਾਂਦਾ ਹੈ। ਮਘਵਾ=ਇੰਦੂ। ਜਨੁ=ਮਾਨੋ। ਕਰੀਗਰ=ਕਾਰੀਗਰ। ਕਾਮ ਮਣੀ=ਕਾਮਨਾ ਪੂਰੀਆਂ ਕਰਨ ਵਾਲੀ ਮਣੀ, ਚਿੰਤਾਮਣੀ। 
ਗਹਿ=ਪਕੜ ਕੇ। ਕਾਮਦ=ਕਾਮਨਾ ਦੇ ਦੇਣ ਵਾਲਾ, ਕਾਮਨਾ ਪੂਰੀਆਂ ਕਰਨ ਵਾਲਾ। 


ਸੀ ਹਰਿਮੰਦਰ ਸਾਹਿਬ ਦਾ ਅੰਦਰਲਾ ਪਾਸਾ ਬਹੁਤ ਸੁੰਦਰ ਹੈ। ਉਸ (ਸੀ ਹਰਿਮੰਦਰ ਸਾਹਿਬ) ਦੇ (ਅੰਦਰ) ਸ਼ੁਧ ਸੋਨੇ 
ਵਿੱਚ ਨਗ ਜੜੇ ਹੋਏ ਹਨ। 

(ਉਸ ਲੱਗੇ ਹੋਏ) ਸੋਨੇ ਦੀ ਕੌਣ ਮਨੁੱਖ ਕੀਮਤ ਪਾ ਸਕਦਾ ਹੈ ਜਿਸ (ਸੋਨੇ ਨੂੰ) ਦੇਖ ਕੇ (ਕੀਮਤ ਦਾ ਅਨੁਮਾਨ ਲਾਉਣ 
ਲੱਗਿਆਂ) ਬੁਹਮਾ ਦੀ ਵੀ ਬੁਧੀ ਥੱਕ ਜਾਂਦੀ ਹੈ। 

ਜਿਸ (ਦੀ ਅਮੋਲਕਤਾ) ਨੂੰ ਦੇਖ ਕੇ ਕੁਬੇਰ ਬਹੁਤ ਸ਼ਰਮਿੰਦਾ ਹੁੰਦਾ ਹੈ। (ਤੇ ਸੋਨੇ ਦੀ ਕੀਮਤ ਤੇ ਸੁੰਦਰਤਾ ਨੂੰ) ਦੇਖ ਕੇ 
ਇੰਦੂ ਵੀ ਸ਼ਰਮ ਖਾ ਕੇ ਚੁੱਪ ਹੋ ਜਾਂਦਾ ਹੈ। 

(ਦਰਸ਼ਨ ਕਰ ਕੇ ਐਉਂ ਪ੍ਰਤੀਤ ਹੁੰਦਾ ਹੈ) ਮਾਨੋ ਕਾਮਦੇਵ ਕਾਰੀਗਰ ਨੇ ਚਿੰਤਾਮਣੀ ਨੂੰ ਪਕੜ ਕੇ ਕਾਮਨਾ ਦੇ ਦੇਣ ਵਾਲਾ 
ਕੰਮ (ਪੂਰਾ) ਮਨ ਲਾ ਕੇ ਕੀਤਾ ਹੈ। 

ਅੰਕ ਨੰ: ੩੦ ਵਿੱਚ ਸੀ ਹਰਿਮੰਦਰ ਸਾਹਿਬ ਜੀ ਦੇ ਉਪਰ ਤੇ ਬਾਹਰਲੇ ਹਿੱਸੇ ਵਿੱਚ ਹੋਏ ਸੋਨੇ ਦੇ ਸੁੰਦਰ ਤੇ ਕੀਮਤੀ 
ਕਲਾ ਕਰਮ ਦਾ ਵਰਣਨ ਹੈ। ਵੱਡਾ ਗੁੰਬਦ, ਚਹੁੰ ਕੋਣਾਂ ਤੇ ਬਣੀਆਂ ਚਾਰ ਅਟਾਰੀਆਂ ਦੇ ਚਾਰ ਛੋਟੇ ਗੁੰਬਦ ਅਤੇ ਉਪਰ 
ਚੁਗਿਰਦੇ ਉਸਰੇ ਜੰਗਲੇ ਤੇ ਬਣੀਆਂ ਛੋਟੀਆਂ ਗੁੰਬਦੀਆਂ, ਕਿੰਗਰੇ ਤੇ ਦੂਜੀ ਛੱਤ ਦੀਆਂ ਕੰਧਾਂ ਦਾ ਬਾਹਰਲਾ ਪਾਸਾ ਸੋਨੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 47 


ਪ੍ਰਕਾਰ ਦੀਆਂ ਬੇਲਾਂ, ਬੂਟਿਆਂ ਆਦਿ ਦੀਆਂ ਅਨੇਕਾਂ ਸ਼ਕਲਾਂ ਨਾਲ ਚਿੱਤ੍ਰਤ ਕੀਤਾ ਹੋਇਆ ਹੈ ਤੇ ਉਨ੍ਹਾਂ ਉਪਰ ਸੋਨੇ ਦੇ 
ਵਰਕਾਂ ਦੀਆਂ ਛੇ ਛੇ ਤਹਿਆਂ ਚੜ੍ਹਾਈਆਂ ਹੋਈਆਂ ਹਨ। ਇਸੇ ਸੋਨੇ ਦੇ ਕੰਮ ਵਿੱਚ ਹੀ ਸ੍ਰੀ ਹਰਿਮੰਦਰ ਸਾਹਿਬ ਦੇ 
ਪੱਛਮੀ ਬੂਹੇ ਦੇ ਉਪਰ ਭਾਈ ਬਾਲੇ ਮਰਦਾਨੇ ਸਮੇਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਕ ਚਿੱਤਰ ਵੀ ਬਣਿਆ 
ਹੋਇਆ ਹੈ। ਕਈ ਥਾਈਂ ਗੁਰਬਾਣੀ ਦੀਆਂ ਤੁਕਾਂ, ਸੇਵਾ ਕਰਾਉਣ ਵਾਲੇ ਦਾ ਨਾਮ ਤੇ ਸੰਮਤ ਆਦਿ ਵੀ ਸੁਨਹਿਰੀ 
ਅੱਖਰਾਂ 'ਚ ਲਿਖੇ ਹੋਏ ਹਨ। ਅੰਕ ਨੰ: ੩੧ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅੰਦਰਲੀ ਸੁੰਦਰਤਾ, ਬੇ-ਕੀਮਤੀ 
ਸੋਨਾ ਤੇ ਆਪਣੇ ਹੁਨਰ ਵਿੱਚ ਨਿਪੁੰਨ ਉੱਚ-ਕੋਟੀ ਦੇ ਕਾਰੀਗਰਾਂ ਵੱਲੋਂ ਕੀਤੇ ਕੰਮ ਦਾ ਵਰਣਨ ਹੈ ਜਿਸ ਨੂੰ ਤੱਕ ਕੇ 
ਮਹਾਨ ਬੁਧੀਮਾਨਾਂ, ਧਨਾਢਾਂ ਤੇ ਸ਼ਹਿਨਸ਼ਾਹਾਂ ਦੀ ਅਕਲ ਚਕਰਾ ਜਾਂਦੀ ਹੈ। ਪਹਿਲੀ ਮੰਜ਼ਲ ਦੀਆਂ ਛੱਤਾਂ ਤੇ ਬੂਹਿਆਂ ਦੇ 
ਉਪਰ ਕੰਧਾਂ 'ਤੇ ਵੀ ਚਿੱਤ੍ਰਤ ਸੋਨੇ ਦਾ ਸੁੰਦਰ ਕੰਮ ਕੀਤਾ ਹੋਇਆ ਹੈ। ਹਾਲ ਕਮਰੇ ਦੀ ਛੱਤ ਦਾ ਹੇਠਲਾ ਪਾਸਾ, ਕੰਧਾਂ ਤੇ 
ਬੰਮ੍ਹਾਂ ਦੇ ਅੰਦਰਲੇ ਭਾਗ ਤੇ ਧੁਰ ਉੱਪਰ ਗੁੰਬਦ ਦੇ ਅੰਦਰਲੇ ਪਾਸੇ ਤੇ ਦੂਜੀ ਮੰਜ਼ਲ ਦੀਆਂ ਛੱਤਾਂ ਦੇ ਹੇਠਲੇ ਪਾਸੇ 'ਗੱਚ ਦੀ 
ਮੁਨੱਵਤ' ਦਾ ਸੁੰਦਰ ਤੇ ਕੀਮਤੀ ਕੰਮ ਕੀਤਾ ਹੋਇਆ ਹੈ ਜੋ ਇਸ ਹੁਨਰ ਦਾ ਵਧੀਆ ਨਮੂਨਾ ਹੈ। ਗੱਚ ਇਕ ਪ੍ਰਕਾਰ ਦਾ 
ਪੱਥਰ ਹੈ ਜਿਸ ਨੂੰ ਬਰੀਕ ਪੀਹ ਕੇ ਕੱਪੜ-ਛਾਣ ਕਰ ਕੇ ਤੇ ਪਾਣੀ ਵਿੱਚ ਗੁਨ੍ਹ ਕੇ ਇਸ ਨੂੰ ਪਹਿਲਾਂ ਚੂਨੇ ਵਾਂਗ 
ਪਲੱਸਤਰ ਦੀ ਤਰ੍ਹਾਂ ਲਿੱਪ ਲੈਂਦੇ ਹਨ ਤੇ ਫੇਰ ਲੋਹੇ ਦੀਆਂ ਕਲਮਾਂ ਨਾਲ ਸੁੱਕਣ ਤੋ ਪਹਿਲਾਂ ਪਹਿਲਾਂ ਛਿੱਲ ਕੇ ਫੁੱਲ 
ਪੱਤੀਆਂ ਆਦਿ ਦੇ ਵੱਖ-ਵੱਖ ਨਮੂਨੇ ਬਣਾ ਲੈਂਦੇ ਹਨ। ਕਈ ਵਾਰ ਗੱਚ ਉੱਤੇ ਵੱਖ-ਵੱਖ ਰੰਗ ਵੀ ਕਰ ਦੇਂਦੇ ਹਨ। ਜਾਂ 
ਪੀਲਾ ਰੋਗ਼ਨ ਕਰ ਕੇ ਉਪਰ ਸੋਨੇ ਦੇ ਵਰਕ ਚੜ੍ਹਾ ਦੇਂਦੇ ਹਨ। ਟੁਕੜੀ ਦਾ ਕੰਮ ਗੱਚ ਵਿੱਚ ਸ਼ੀਸ਼ੇ ਦੇ ਟੁਕੜੇ ਵੱਖ ਵੱਖ 
ਸ਼ਕਲਾਂ 'ਚ ਕੱਟ ਕੇ ਜੜਨ ਨੂੰ 'ਟੁਕੜੀ ਦੀ ਮਨੱਵਤ' ਆਖਦੇ ਹਨ। ਸ਼ੀਸ਼ੇ ਗੋਲ, ਚੌਰਸ, ਤਿਕੋਨੇ, ਬੈਜ਼ਵੀ ਆਦਿ ਕਈ 
ਸ਼ਕਲਾਂ ਦੇ ਜੜੇ ਹੋਏ ਹਨ। ਇਸ ਹੁੱਨਰ ਦਾ ਕੰਮ ਹਰਿ ਕੀ ਪਉੜੀ ਦੀ ਉੱਪਰਲੀ ਛੱਤ ਦੀਆਂ ਕੰਧਾਂ ਤੇ ਗੁੰਬਦ ਦੇ 
ਅੰਦਰਵਾਰ ਚਹੁੰ ਕੋਨਿਆਂ ਵਿੱਚ ਬਹੁਤ ਹੀ ਵਧੀਆ ਕਿਸਮ ਦਾ ਹੈ। ਵਿਚਲੀ ਬੰਦ ਕੀਤੀ ਬਾਰੀ ਦੇ ਬਾਹਰਵਾਰ ਤੇ 
ਉੱਤਰੀ ਬਾਹੀ ਵਲ ਦੀ ਦੂਜੀ ਛੱਤ ਦੀ ਇਕ ਡਾਟ ਵਿੱਚ ਹੋਏ ਕੰਮ ਨੂੰ 'ਲਾਇ ਦੀ ਮਨੱਵਤਾ' ਦਾ ਕੰਮ ਆਖਦੇ ਹਨ। ਇਨ੍ਹਾਂ 
ਉਪ੍ਰੋਕਤ ਕਿਸਮ ਦੀਆਂ ਕਲਾਂ ਦਾ ਵਰਣਨ ਕਰ ਕੇ ਕਵੀ ਜੀ ਨੇ ਕਲਾ-ਸੁੰਦਰਤਾ ਬਾਰੇ ਆਪਣੀ ਚੰਗੇਰੀ ਸੂਝ ਦਾ 


ਪੁਗਟਾਵਾ ਕੀਤਾ ਹੈ। 
ਸੀ ਹਰਿਮੰਦਰ ਸਾਹਿਬ ਜੀ ਦੀ ਮਹਿਮਾ 


ਭਗਤੀ ਹਰਿ ਨਾਮ ਸਰੂਪ ਕਿਧੌ, ਜਗਤੀ ਭਰ ਰੂਪਿ ਕਿ ਊਪਿ ਨਿਕਾਨੋ। 

ਯਹਿ ਰਾਗਨਿ ਰੂਪ ਅਨੁਰਾਗ ਕਿਧੋ, ਸੁ ਬਿਰਾਗ ਕਿ ਭਾਗ ਧਰਾ ਬਿਗਸਾਨੋ। 

ਗਿਰ ਕੈ ਤੁਹਿਨਾਚਲ ਮੇਰੁ ਉਭੈ, ਮਿਲ ਸਿੰਧ ਸੁਧਾਸਰ ਤੈ ਪੁਗਟਾਨੋ। 

ਕਿਤ ਭੋਗ ਭੰਡਾਰ ਕਿ ਮੋਖ ਅਗਾਰ, ਕਿ ਕਾਮ ਤਰੂ ਕਿ ਗੁਰੂ ਅਸਥਾਨੋ ॥ ੨੨ ॥ 

ਪਦਅਰਥ: 

ਕਿਧੌ=ਅਥਵਾ, ਜਾਂ। ਜਗਤੀ ਭਰ=ਜਗਤ ਭਰ ਦੀ, ਸਾਰੇ ਜਗਤ ਦੀ। ਰੂਪਿ=ਸੁੰਦਰਤਾ ਹੈ। ਕਿ=ਅਥਵਾ, ਜਾਂ। ਉਪਿ 
ਠਿਕਾਨੋ=ਉਪਮਾ ਦਾ ਟਿਕਾਣਾ, ਉਸਤਤ ਦਾ ਘਰ। ਯਹਿ= ਇਹ (ਸ੍ਰੀ ਹਰਿਮੰਦਰ ਸਾਹਿਬ)। ਰਾਗਨਿ ਰੂਪ=ਰਾਗਾਂ ਦਾ ਰੂਪ, 
ਸੰਗੀਤ ਰੂਪ। ਅਨੁਰਾਗ=ਪ੍ਰੇਮ। ਬਿਰਾਗ=ਮੋਹ ਦਾ ਤਿਆਗ। ਭਾਗ ਧਰਾ= ਧਰਤੀ ਦੀ ਕਿਸਮਤ। ਬਿਗਸਾਨੋ=ਖਿੜੀ ਹੋਈ ਹੈ। 
ਗਿਰ=ਪਹਾੜ। ਕੈ=ਅਥਵਾ, ਜਾਂ। ਤੁਹਿਨਾਚਲ=ਹਿਮਾਲਾ। (ਤੁਹਿਨ-ਬਰਫ਼, ਅਚਲ-ਪਹਾੜ, ਬਰਫ਼ ਦਾ ਪਹਾੜ, ਹਿਮਾਲਾ।) 
ਸਿੰਧ ਸੁਧਾਸਰ ਤੈ=ਅੰਮ੍ਰਿਤਸਰ ਸਰੋਵਰ ਰੂਪ ਸਮੁੰਦਰ ਵਿੱਚੋਂ। ਕਿਤ=ਜਾਂ। ਭੋਗ ਭੰਡਾਰ=ਪਦਾਰਥਾਂ ਦਾ ਖ਼ਜ਼ਾਨਾ। ਮੋਖ 
ਅਗਾਰ=ਮੁਕਤੀ ਦਾ ਘਰ। ਕਾਮਤਰੂ=ਕਾਮਨਾ ਪੂਰੀਆਂ ਕਰਨ ਵਾਲਾ ਬ੍ਰਿੱਛ, ਕਲਪ ਬ੍ਰਿੱਛ। ਗੁਰੂ ਅਸਥਾਨੋ=ਗੁਰਾਂ ਦਾ ਅਸਥਾਨ, 
ਗੁਰਾਂ ਦਾ ਟਿਕਾਣਾ, ਗੁਰੂ ਘਰ, ਗੁਰਦੁਆਰਾ ਭਾਵ ਸ੍ਰੀ ਹਰਿਮੰਦਰ ਸਾਹਿਬ। 

ਅਰਥ: 





48 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਸੀ ਹਰਿਮੰਦਰ ਸਾਹਿਬ) ਪ੍ਰਮੇਸ਼ਰ ਦੀ ਭਗਤੀ ਤੇ ਵਾਹਿਗੁਰੂ ਨਾਮ ਦਾ ਹੀ ਸਰੂਪ ਹੈ ਜਾਂ ਸਾਰੇ ਜਗਤ ਦੀ ਸੁੰਦਰਤਾ ਹੈ 
ਜਾਂ ਰੱਬੀ-ਉਸਤਤ ਦਾ ਘਰ ਹੈ। 
ਇਹ ਸੰਗੀਤ ਦਾ ਹੀ ਰੂਪ ਹੈ ਜਾਂ ਇਲਾਹੀ ਪ੍ਰੇਮ ਹੈ, ਮੋਹ ਦਾ ਚੰਗਾ ਤਿਆਗ ਹੈ ਜਾਂ ਧਰਤੀ ਦੀ ਕਿਸਮਤ ਖਿੜੀ ਹੋਈ 


ਜਾਂ (ਐਉਂੱ ਸਮਝੋ ਕਿ) ਹਿਮਾਲਾ ਪਹਾੜ ਤੇ ਸੁਮੇਰ ਪਰਬਤ ਦੋਨੋਂ ਇਕੱਠੇ ਹੋ ਕੇ ਅੰਮ੍ਰਿਤ ਸਰੋਵਰ ਰੂਪ ਸਮੁੰਦਰ ਵਿੱਚੋਂ 
ਬਾਹਰ ਨਿਕਲੇ ਹਨ। 

ਜਾਂ (ਸੰਸਾਰਕ) ਪਦਾਰਥਾਂ ਦਾ ਖ਼ਜ਼ਾਨਾ ਹੈ ਜਾਂ ਮੁਕਤੀ ਦਾ ਘਰ ਹੈ ਜਾਂ (ਇਹ) ਕਾਮਨਾ ਪੂਰੀਆਂ ਕਰਨ ਵਾਲਾ ਕਲਪ 
ਬ੍ਰਿੱਛ ਹੈ ਜਾਂ ਗੁਰਾਂ ਦਾ ਅਸਥਾਨ (ਸੀ ਹਰਿਮੰਦਰ ਸਾਹਿਬ) ਹੈ। 


ਸੈਯਾ: 

ਨਰ ਨਾਰ ਨਖੱਤ ਭਜੈਂ ਦਿਨ ਰੈਨ, ਸੁ ਮੈਨ ਰਤੀ ਧਰ ਕੈ ਤਨ ਮਾਨੋ। 

ਮੁਨਿ ਮਾਲ ਮਰਾਲ ਬਿਸਾਲ ਬਿਰੇ, ਨਿਗਮਾਗਮ ਬਾਚਤਿ ਨੀਤ ਪੁਰਾਨੋ। 

ਹਮ ਚੌਦਸ ਭੌਨਨ ਮੈ ਕਤਹੂੰ, ਸੁਨਿਓ ਨ ਪਿਖਿਯੋ ਬਰ ਐਸ ਠਿਕਾਨੋ। 

ਗੁਰੁ ਰੁਪ ਮਨੋ ਕਰਤਾਰ ਸਹੀ, ਨਿਜ ਲੋਕ ਯਹੀ ਸੁ ਧਰਾ ਪਰ ਆਨੋ ॥੨੩॥ 


ਪਦਅਰਥ: 
ਨਖੱਤ=ਤਾਰਿਆਂ (ਵਾਂਗ) ਭਜੈਂ=ਸੇਵਾ ਕਰਦੇ ਹਨ। ਮੈਨ=ਕਾਮਦੇਵ। ਰਤੀ=ਕਾਮਦੇਵ ਦੀ ਇਸਤ੍ਰੀ। ਮੁਨਿ ਮਾਲ=ਮੁਨੀਆਂ 
ਦੀਆਂ ਪੰਕਤੀਆਂ, ਸੰਤਾਂ ਦੀਆਂ ਮੰਡਲੀਆਂ। ਮਰਾਲ=ਹੰਸਾਂ (ਵਾਂਗ)। ਬਿਸਾਲ=ਬਹੁਤ। ਥਿਰੇ=ਬੈਠ ਕੇ। ਨਿਗਮਾਗਮ=ਵੇਦ ਤੇ 
ਸ਼ਾਸਤੂ। (ਨਿਗਮ-ਵੇਦ। ਆਗਮ-ਸ਼ਾਸਤ੍ਰ।) ਬਾਚਤਿ=ਪੜ੍ਹਦੇ ਹਨ (ਤੇ ਵਿਚਾਰਦੇ ਹਨ) ਨੀਤ=ਨਿੱਤ, ਹਮੇਸ਼ਾਂ, ਹਰਰੋਜ਼। ਚੌਦਸ 
ਭੌਨਨ ਮੈਂ=ਚੌਦਾਂ ਭਵਣਾਂ ਵਿੱਚ ਭਾਵ ਸਾਰੇ ਬ੍ਰਹਮੰਡ ਵਿੱਚ। ਬਰ=ਸੇੇਸ਼ਟ, ਉੱਤਮ। ਸਹੀ=ਠੀਕ। ਨਿਜ ਲੋਕ=ਆਪਣਾ ਹੀ ਲੋਕ 
ਭਾਵ ਸੱਚਖੰਡ। ਧਰਾ ਪਰ=ਧਰਤੀ ਉੱਪਰ, ਮਾਤ ਲੋਕ ਵਿੱਚ। ਅਰਥ: 
(ਜਿੱਥੇ) ਪੁਰਸ਼ ਤੇ ਇਸਤ੍ਰੀਆਂ ਜਾਣੋ ਕਿ ਕਾਮ ਤੇ ਰਤੀ ਦਾ ਹੀ ਸ਼ਰੀਰ ਧਾਰ ਕੇ (ਭਾਵ ਕਾਮ ਤੇ ਰਤੀ ਵਰਗੇ ਸੁੰਦਰ ਰੂਪ 
ਵਾਲੇ ਪੁਰਸ਼ ਤੇ ਇਸਤ੍ਰੀਆਂ) ਤਾਰਿਆਂ (ਵਾਂਗ) ਰਾਤ ਦਿਨ ਸੇਵਾ ਕਰਦੇ ਹਨ। 
ਹੰਸ ਰੂਪ ਸੰਤਾਂ ਦੀਆਂ ਬਹੁਤ ਮੰਡਲੀਆਂ (ਸਰੋਵਰ ਦੇ ਕਿਨਾਰੇ) ਬੈਠ ਕੇ ਹਰ ਰੋਜ਼ ਵੇਦਾਂ, ਸ਼ਾਸਤ੍ਰਾਂ, ਪੁਰਾਣਾਂ (ਤੇ ਸ੍ਰੀ ਗੁਰੂ 
ਗੁੰਥ ਸਾਹਿਬ ਤੇ ਸਿਖ ਇਤਿਹਾਸ) ਨੂੰ ਪੜ੍ਹਦੀਆਂ (ਤੇ ਵਿਚਾਰਦੀਆਂ) ਹਨ। 
(ਸ਼ੀ ਹਰਿਮੰਦਰ ਸਾਹਿਬ ਵਰਗਾ) ਐਸਾ ਉੱਤਮ (ਤੇ ਸੁੰਦਰ) ਟਿਕਾਣਾ ਅਸਾਂ ਨੇ ਸਾਰੇ ਬ੍ਰਹਮੰਡ ਵਿੱਚ ਨਾ ਕਿਤੇ ਸੁਣਿਆ 
ਹੈ ਤੇ ਨ ਹੀ ਦੇਖਿਆ ਹੈ। 
ਮਾਨੋ ਕਰਤਾਰ ਨੇ (ਆਪਣਾ) ਗੁਰੂ ਸਰੂਪ ਧਾਰ ਕੇ, ਠੀਕ ਇਹ ਆਪਣਾ ਹੀ ਲੋਕ (ਸਚਖੰਡ) ਭਲੀ ਪ੍ਰਕਾਰ ਮਾਤ ਲੋਕ 
ਵਿੱਚ ਲੈ ਆਂਦਾ ਹੈ। 
ਉਪ੍ਰੋਕਤ ਦੋਹਾਂ ਛੰਦਾਂ ਵਿੱਚ ਕਵੀ ਜੀ ਨੇ ਸ਼ੀ ਹਰਿਮੰਦਰ ਸਾਹਿਬ ਦੀ ਸੁੰਦਰ ਮਹਿਮਾ ਦਾ ਅਦਭੁੱਤ ਰੰਗ ਵਿੱਚ ਵਿਚਿੱਤਰ 
ਵਰਣਨ ਕੀਤਾ ਹੈ। ਵੰਨ-ਸੁਵੰਨੀਆਂ ਉਪਮਾਵਾਂ ਨਾਲ ਆਪਣੀ ਕਾਵਿ-ਕਲਾ ਨੂੰ ਸ਼ਿੰਗਾਰਿਆ ਹੈ। ਉਨ੍ਹਾਂ ਦੇ ਖ਼ਿਆਲ 
ਵਿੱਚ ਇਹ ਪਰਮ ਪਵਿੱਤਰ ਅਸਥਾਨ ਵਾਹਿਗੁਰੂ ਭਗਤੀ ਤੇ ਨਾਮ ਦਾ ਹੀ ਸਰੂਪ ਹੈ। ਮਾਨੋਂ ਸਾਰੇ ਜਗਤ ਦੀ ਸੁੰਦਰਤਾ 
ਇੱਥੇ ਹੀ ਆ ਇਕੱਠੀ ਹੋਈ ਹੈ। ਇਹ ਰੱਬੀ ਉਪਮਾ ਦਾ ਸੁੰਦਰ ਟਿਕਾਣਾ ਹੈ। ਸੰਗੀਤ ਤੇ ਪਿਆਰ ਦਾ ਸਾਜ਼ ਹੈ। ਉੱਤਮ 
ਵੈਰਾਗ ਤੇ ਧਰਤੀ ਦੀ ਖਿੜੀ ਹੋਈ ਕਿਸਮਤ ਪ੍ਰਤੀਤ ਹੁੰਦਾ ਹੈ। ਜਿੱਥੇ ਇਹ ਗੁਰਧਾਮ ਮੁਕਤੀ ਦਾ ਘਰ ਤੇ ਰੱਬੀ ਰਹਿਮਤਾਂ 
ਦੀ ਬਖ਼ਸ਼ਸ਼ ਕਰਨ ਵਾਲਾ ਕਲਪ ਬ੍ਰਿੱਛ ਹੈ, ਉਥੇ ਸੰਸਾਰਕ ਪਦਾਰਥਾਂ ਦਾ ਵੀ ਦਾਤਾ ਹੈ। ਇਥੋਂ ਦੇ ਵਾਤਾਵਰਣ ਦਾ 
ਦਿਲਕਸ਼ ਚਿੱਤਰ ਖਿੱਚਦਿਆਂ ਆਪ ਲਿਖਦੇ ਹਨ ਕਿ ਏਥੇ ਸੁੰਦਰ ਸਰੂਪ ਵਾਲੇ ਮਰਦ ਤੇ ਇਸਤ੍ਰੀਆਂ ਬੜੇ ਚਾਅ ਤੇ 
ਸ਼ਰਧਾ ਭਰਪੂਰ ਹਿਰਦੇ ਨਾਲ ਅੱਠੇ ਪਹਿਰ ਸੇਵਾ ਤੇ ਸਿਮਰਨ ਵਿੱਚ ਜੁੱਟੇ ਰਹਿੰਦੇ ਹਨ। ਗੁਰਸਿਖ ਸੰਤ ਮੰਡਲੀਆਂ ਰਾਜ 
ਹੰਸਾਂ ਤੇ ਮੁਨੀਆਂ ਵਾਂਗ ਸਰੋਵਰ ਦੀਆਂ ਪ੍ਰਕਰਮਾਂ ਵਿੱਚ ਬੈਠ ਕੇ ਗੁਰਮਤਿ ਦੇ ਅਨਯ ਮਤਾਂ ਦੀਆਂ ਵਿਚਾਰਾਂ ਵਿੱਚ ਮਗਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 49 


ਰਹਿੰਦੀਆਂ ਹਨ। ਕਵੀ ਜੀ ਆਖਦੇ ਹਨ ਕਿ ਚੌਦਾਂ ਲੋਕਾਂ ਤੱਕ ਦੀ ਰਚਨਾ ਵਿੱਚ ਅਸਾਂ ਐਸਾ ਸੁੰਦਰ, ਪਵਿੱਤਰ, ਕੀਮਤੀ 

ਤੇ ਕਲਾ ਸੰਪੰਨ ਟਿਕਾਣਾ ਨਾ ਦੇਖਿਆ ਹੈ ਤੇ ਨਾ ਹੀ ਕਿਤੇ ਸੁਣਿਆ ਹੈ। ਇਸੇ ਅਸਥਾਨ ਬਾਰੇ ਹੀ ਹਜ਼ੂਰ ਦਾ ਫ਼ੁਰਮਾਣ 

ਹੈ: 
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥ 
ਬਧੋਹੁ ਪੁਰਖ ਬਿਧਾਤੇ ਤਾ ਤੂੰ ਸੋਹਿਆ॥ (ਫੁਨਹੇ ਮਹਲਾ ੫, ਪੰਨਾ ੧੩੬੨) 

ਅੰਤ ਨੂੰ ਕਵੀ ਜੀ ਦੀ ਬਹੁਤ ਉੱਚੀ ਖ਼ਿਆਲ-ਉਡਾਰੀ ਇਥੇ ਆ ਕੇ ਟਿਕਦੀ ਹੈ ਕਿ ਅਸਲ ਵਿੱਚ ਕਰਤਾ ਪੁਰਖ ਜੀ ਨੇ 
ਆਪਣਾ ਗੁਰੂ ਸਰੂਪ ਧਾਰ ਕੇ ਆਪਣਾ ਹੀ ਨਿਵਾਸ ਅਸਥਾਨ ਸਚਖੰਡ ਆਪਣੇ ਨਾਲ ਹੀ ਇਸ ਮਾਤ ਲੋਕ ਵਿੱਚ ਲੈ ਆਂਦਾ ਹੈ। ਸ੍ਰੀ 
ਹਰਿਮੰਦਰ ਸਾਹਿਬ ਦੇ ਉਪਰਲੇ ਸੁਨਹਿਰੀ ਭਾਗ ਨੂੰ ਸੁਮੇਰ ਪਰਬਤ ਨਾਲ ਤੇ ਹੇਠਲੇ ਚਿੱਟੇ ਦੁੱਧ ਸੰਗਿ ਮਰਮਰੀ ਭਾਗ ਨੂੰ ਕੈਲਾਸ਼ 
ਪਰਬਤ ਨਾਲ ਅਤੇ ਸਰੋਵਰ ਨੂੰ ਸਮੁੰਦਰ ਨਾਲ ਤਸ਼ਬੀਹ (ਉਪਮਾ) ਦੇ ਕੇ ਕਵੀ ਜੀ ਨੇ ਇਸ ਅਸਥਾਨ ਦੀ ਕੀਮਤ, ਪਵਿੱਤੁਤਾ, 
ਸੁੰਦਰਤਾ ਤੇ ਵਿਸ਼ਾਲਤਾ ਵੱਲ ਸੰਕੇਤ ਕੀਤਾ ਹੈ ਜਿਸ ਨਾਲ ਉਹ ਆਪਣੀ ਸੁੰਦਰ ਕਾਵਿ-ਕਲਾ ਨੂੰ ਉਘਾੜਨ ਵਿੱਚ ਕਾਮਯਾਬ ਹੋਏ 
ਹਨ। ਕਵੀ ਜੀ ਦੇ ਸ਼੍ਰੀ ਹਰਿਮੰਦਰ ਸਾਹਿਬ ਬਾਰੇ ਕਹੇ ਉਪਰੋਕਤ ਭਾਵ ਕੇਵਲ ਸ਼ਰਧਾ ਤੱਕ ਹੀ ਸੀਮਤ ਨਹੀਂ ਸਗੋਂ ਮਹਾਨ ਸੁੰਦਰ 
ਸੱਚਾਈ ਦਾ ਵੀ ਪ੍ਰਗਟਾਵਾ ਕਰਦੇ ਹਨ। ਦਰਸ਼ਨਾਂ ਦੀ ਪਹਿਲੀ ਝਲਕ ਵਜਦਿਆਂ ਹੀ ਹਰ ਦੇਸ਼, ਨਸਲ, ਮਜ਼੍ਹਬ, ਜਾਤੀ ਤੇ ਸੰਪਰਦਾ 
ਦੇ ਦਰਸ਼ਕ ਦਾ ਦਿਲ ਤੇ ਸਿਰ ਦੋਨੋਂ ਹੀ ਇਕ ਦਮ ਆਪਣੇ ਆਪ ਹੀ ਸ਼ਰਧਾ ਤੇ ਸਤਿਕਾਰ ਨਾਲ ਝੁਕ ਜਾਂਦੇ ਹਨ। ਅਸਾਂ ਕਈ 
ਵਾਰ ਖ਼ੁਦ ਤੱਕਿਆ ਹੈ ਕਿ ਪੱਕੇ ਨਾਸਤਕ ਦਰਸ਼ਨਾਂ ਤੇ ਵਾਤਾਵਰਨ ਤੋਂ ਏਨੇ ਪ੍ਰਭਾਵਤ ਹੁੰਦੇ ਹਨ ਕਿ ਉਨ੍ਹਾਂ ਦਾ ਮਨ ਉਨ੍ਹਾਂ ਨੂੰ 
ਆਸਤਕ ਤੇ ਸੱਚੇ ਸਿੱਖ ਬਣਨ ਲਈ ਮਜਬੂਰ ਕਰ ਦੇਂਦਾ ਹੈ। ਅਸਲ ਵਿੱਚ ਪੰਜਾਬ ਦੀ ਧਰਤੀ 'ਤੇ ਲੱਗੀ ਹੋਈ ਇਹ ਰੱਬੀ ਮੋਹਰ 
ਛਾਪ ਹੈ। ਇਹ ਸਿੱਖ ਸਤਿਗੁਰਾਂ ਦੀ ਅਮਰ ਯਾਦਗਾਰ ਹੈ। ਇਹ ਸਤਿਗੁਰਾਂ ਦੀ ਜਗਤ ਨੂੰ ਮਹਾਨ ਤੇ ਅਮੋਲਕ ਦੇਣ ਹੈ। ਇਹ 
ਜਗਤ ਦਾ ਅਜੂਬਾ ਹੈ। ਹਰ ਪੱਖ ਤੋਂ ਇਹ ਸਿੱਖਾਂ ਦਾ ਸਰਬੋਤਮ ਕੇਂਦਰੀ ਧਰਮ ਅਸਥਾਨ ਹੈ। ਸਾਰੀ ਸਿੱਖ ਕੌਮ ਦਾ ਦਿਲ ਦਿਮਾਗ਼ 
ਤੇ ਜਿੰਦ ਜਾਨ ਹੈ। ਸਿੱਖ ਰਹੁ ਰੀਤ ਦਾ ਕੇਂਦਰੀ ਧੁਰਾ ਹੈ। ਇਹ ਕਲਾ ਦਾ ਸੁੰਦਰ ਨਮੂਨਾ, ਇਮਾਰਤ-ਸਾਜ਼ੀ ਦੀ ਦਿਲਕਸ਼ ਤੇ 
ਅਨੂਪਮ ਘਾੜਤ, ਆਤਮਕ ਹੁਲਾਸ ਦਾ ਸੋਮਾ, ਗੁਰਬਾਣੀ ਦੇ ਕੀਰਤਨ ਤੇ ਪਾਠ ਦੇ ਅਖੰਡ ਪ੍ਰਵਾਹ ਦੀ ਵਗਦੀ ਨਿਰਮਲ ਧਾਰਾ, 
ਸੇਵਾ ਤੇ ਸਿਮਰਨ ਦਾ ਸੰਗਮ ਅਤੇ ਸਿੱਖੀ ਦਾ ਰੌਸ਼ਨ ਮੀਨਾਰ ਹੈ। ਅਕਾਸ਼ ਵਿੱਚ ਕਲਪੇ ਹੋਏ ਵਿਸ਼ਨੂੰ ਦੇ ਨਿਵਾਸ ਅਸਥਾਨ ਬੈਕੁੰਠ 
ਨਾਲ ਤੁਲਨਾ ਦੇਣ ਵਾਲਿਆਂ ਨੂੰ ਇਕ ਕਵੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਚਿਤਾ ਤੇ ਗੌਰਵਤਾ ਬਾਰੇ ਐਉੱਂ ਆਖਦੇ ਹਨ: 

ਹਰਿਮੰਦਰ ਬੈਕੁੰਠ ਕੋ, ਤੋਲਿਓ ਹਰਿ ਹਰਿ ਦਾਸ। 

ਗੌਰਾ ਸੋ ਧਰਨੀ ਰਹਿਓ, ਹੌਰਾ ਚੜਿਓ ਅਕਾਸ। 

ਅਰਥਾਤ ਬੈਕੁੰਠ ਹੌਲਾ ਹੋਣ ਦੇ ਕਾਰਨ ਅਕਾਸ਼ ਵਿੱਚ ਚਲਾ ਗਿਆ ਹੈ ਤੇ ਸ੍ਰੀ ਹਰਿਮੰਦਰ ਸਾਹਿਬ ਭਾਰਾ ਹੋਣ ਕਰ ਕੇ 
ਧਰਤੀ 'ਤੇ ਟਿਕਿਆ ਰਿਹਾ ਹੈ। ਇਸੇ ਲਈ ਕਵੀ ਜੀ ਇਸ ਨੂੰ ਲਾਸਾਨੀ ਮੰਦਰ ਆਖਦੇ ਹਨ। ਇਸ ਅਦੁੱਤੀ ਮੰਦਰ ਦਾ ਨੀਂਹ 
ਪੱਥਰ ੧ ਮਾਘ ਸੰਮਤ ੧੬੪੫ ਬਿ: ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਨੰਨਿ ਸ਼ਰਧਾਵਾਨ ਪੀਰ ਮੀਆੰਮੀਰ ਦੇ ਹੱਥੋਂ 
ਰਖਵਾਇਆ। ਸੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ੧੩ ਫੁੱਟ ਚੌੜੀ ਤੇ ਹਰ ਬਾਹੀ ੬੬-੬੬ ਫੁੱਟ ਚੌੜੀ ਹੈ। ਦਰਸ਼ਨੀ ਡਿਉੜੀ 
ਤੋਂ ਸੀ ਹਰਿਮੰਦਰ ਸਾਹਿਬ ਤੱਕ ਪੁਲ ੨੪੦ ਫੁੱਟ ਲੋਬਾ ਤੇ ੨੧ ਫੁੱਟ ਚੌੜਾ ਹੈ ਜਿਸ ਦੇ ਹੇਠ ੩੮ ਸੁਰਗ-ਦੁਆਰੀਆਂ ਹਨ। ਸ੍ਰੀ 
ਹਰਿਮੰਦਰ ਸਾਹਿਬ ਦੀ ਇਮਾਰਤ ਪੂਰੀ ਕਰ ਕੇ ਸੰਮਤ ੧੬੬੧ ਬਿ: ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਥਾਪਨ ਕੀਤੇ ਗਏ। 
ਏਥੇ ਵੈਸਾਖੀ ਦਾ ਮੇਲਾ ਪੰਚਮ ਪਾਤਸ਼ਾਹ ਜੀ ਨੇ ਅਤੇ ਦੀਪਮਾਲਾ ਦਾ ਮੇਲਾ ਬਾਬਾ ਬੁੱਢਾ ਜੀ ਨੇ ਛੇਵੇਂ ਸਤਿਗੁਰਾਂ ਦੇ ਗਵਾਲੀਅਰ ਤੋਂ 
ਵਾਪਸ ਆਉਣ 'ਤੇ ਅਰੰਭ ਕੀਤਾ। ਫੱਗਣ ਸੰਮਤ ੧੮੧੮ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ ਹਰਿਮੰਦਰ ਨੂੰ ਬਾਰੂਦ ਨਾਲ ਉਡਵਾ 
ਕੇ ਤਾਲ ਭਰਵਾ ਦਿੱਤਾ। ਫਿਰ ਖ਼ਾਲਸੇ ਨੇ ੧੧ ਵੈਸਾਖ ਸੰਮਤ ੧੮੨੧ ਬਿ: ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਹੱਥੋਂ 
ਨਿਉਂ ਰਖਵਾਈ ਅਤੇ ਭਾਈ ਦੇਸਰਾਜ ਦੀ ਮਾਰਫ਼ਤ ਕੁਝ ਵਰ੍ਹਿਆਂ ਵਿੱਚ ਪਹਿਲੇ ਵਰਗਾ ਹੀ ਹਰਿਮੰਦਰ ਬਣਾ ਦਿੱਤਾ। ਮਹਾਰਾਜਾ 
ਰਣਜੀਤ ਸਿੰਘ ਨੇ ਸੰਮਤ ੧੮੫੯ ਵਿੱਚ ਇਸ ਪਵਿੱਤ੍ ਸ਼ਹਿਰ 'ਤੇ ਕਬਜ਼ਾ ਕੀਤਾ ਅਤੇ ਸੰਗਿ ਮਰਮਰ ਤੇ ਸੋਨੇ ਨਾਲ ਸ੍ਰੀ 
ਹਰਿਮੰਦਰ ਸਾਹਿਬ ਨੂੰ ਸਜਾਇਆ। ਬਾਦ ਵਿੱਚ ਮਹਾਰਾਜਾ ਖੜਗ ਸਿੰਘ ਜੀ ਅਤੇ ਮਹਾਰਾਜਾ ਸ਼ੇਰ ਸਿੰਘ ਜੀ ਨੇ ਵੀ ਸੋਨੇ ਦੀ ਸੇਵਾ 
ਕਰਵਾਈ। ਬਾਕੀ ਰਹਿੰਦੇ ਥਾਵਾਂ ਤੇ ਸੰਗਤਾਂ ਵੱਲੋਂ ਹੁਣ ਵੀ ਸੇਵਾ ਹੋ ਰਹੀ ਹੈ ਜਿਵੇਂ ਕਿ ਉਪਰਲੀ ਛੱਤ ਤੇ ਪੱਛਮੀ ਪਾਸੇ ਦੀਆਂ 
ਬਾਰੀਆਂ ਦੇ ਤਖਤਿਆਂ 'ਤੇ ਸੋਨਾ ਹੁਣੇ ਜੇਹੇ ਹੀ ਚੜ੍ਹਾਇਆ ਹੈ। 





50 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਵੀ ਜੀ ਦੀ ਆਪਣੇ ਬਾਰੇ ਜਾਣ-ਪਛਾਣ। 


੨੩੩ 


ਸੈਯਾ: 

ਤਾਸ ਸੁਧਾਸਰ ਸ਼ਹਿਰ ਮੈ, ਇਕ ਨਿਰਮਲ ਪੰਥ ਸੁ ਸਾਧੁ ਮਹਾਨੀ। 

ਬਿਨ ਬਾਸਨ ਬਾਸ ਬਿਸੇਸ ਧਰੈ, ਬਿਨ ਬਾਸ ਬਸੈ ਬਰ ਬਾਸ ਜਹਾਨੀ। 

ਸਭ ਸੱਜਨ ਠੀਕ ਪਛਾਨਤ ਹੈਂ, ਮਮ ਨਾਮ ਗਯਾਨ ਮਿਗੇਸ ਗਜਾਨੀ। 

ਗੁਰ ਗਾਥ ਰਚੀ ਹਿਤ ਸਾਥ ਤਹਾਂ, ਸਫਲੀ ਕਰਨੇ ਹਿਤ ਮੈ ਨਿਜ ਬਾਨੀ ॥੨੪॥ 

ਪਦਅਰਥ: 

ਤਾਸ=ਤਿਸ। ਸੁਧਾਸਰ=ਅੰਮ੍ਰਿਤਸਰ। ਬਿਨ ਬਾਸਨ=ਵਾਸ਼ਨਾ ਤੋਂ ਬਿਨਾਂ, ਇੱਛਾਂ ਤੋਂ ਬਿਨਾਂ। ਬਾਸ=ਵਾਸਾ, ਰਿਹਾਇਸ਼। 

ਬਿਸੇਸ=ਅਧਿਕ, ਬਹੁਤ। ਧਰੈ=ਰਖਦਾ ਹੈ। ਬਿਨ ਬਾਸ=(ਆਪਣਾ ਘਰ (ਬਣਾਉਣ ਤੋਂ) ਬਿਨਾਂ ਹੀ। ਬਸੈ=ਵਸਦਾ ਹੈ, ਰਹਿੰਦਾ 

ਹੈ। ਬਰ=ਸ੍ਰੇਸ਼ਟ, ਉੱਤਮ। ਬਾਸ=ਘਰ। ਜਹਾਨੀ=ਸੰਸਾਰ ਰੂਪ। ਗਯਾਨ ਮ੍ਰਿਗੇਸ=ਗਿਆਨ ਸਿੰਘ। ਗਾਬ=ਕਥਾ। 

ਅਰਥ: 
ਤਿਸ (ਜਿਸ ਦਾ ਪਿੱਛੇ ਵਰਣਨ ਹੋ ਚੁੱਕਾ ਹੈ) ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਮਹਾਨ (ਖ਼ਾਲਸਾ) ਪੰਥ (ਦੀ) ਉੱਤਮ 
ਨਿਰਮਲ (ਸੰਪ੍ਰਦਾਇ ਦਾ) ਇਕ ਸਾਧੂ ਹੈ। 
(ਕਿਸੇ ਦੁਨਿਆਵੀ) ਇੱਛਾ ਤੋਂ ਰਹਿਤ ਹੋ ਕੇ ਬਹੁਤੀ ਰਿਹਾਇਸ਼ (ਅੰਮ੍ਰਿਤਸਰ ਵਿੱਚ ਹੀ) ਰੱਖਦਾ ਹੈ। (ਆਪਣਾ ਪੱਕਾ) 
ਘਰ (ਭਾਵ ਡੇਰਾ) ਬਣਾਉਣ ਤੋਂ ਬਿਨਾਂ ਹੀ ਸੰਸਾਰ ਰੂਪ ਉੱਤਮ ਘਰ ਵਿੱਚ ਵਸਦਾ ਹੈ। 
(ਉਸ ਦਾ ਨਾਮ ਤੇ ਉਪਾਧੀ ਕੀ ਹੈ?) ਸਾਰੇ ਸੱਜਣ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੇਰਾ ਨਾਮ ਗਿਆਨ ਸਿੰਘ ਤੇ (ਮੇਰੀ 
ਉਪਾਧੀ) ਗਿਆਨੀ ਹੈ। 
ਉਥੇ (ਅੰਮ੍ਰਿਤਸਰ ਵਿੱਚ ਰਹਿ ਕੇ) ਮੈਂ ਆਪਣੀ ਬਾਣੀ (ਕਵਿਤਾ) ਸਫਲ ਕਰਨ ਵਾਸਤੇ ਗੁਰੂ (ਸਾਹਿਬਾਨ ਅਤੇ ਖ਼ਾਲਸਾ 
ਪੰਥ) ਦੀ ਕਥਾ (ਦਿਲੀ) ਹਿਤ ਨਾਲ ਲਿਖੀ ਹੈ। 
ਗਿਆਨੀ ਗਿਆਨ ਸਿੰਘ ਬ੍ਰਿਜ ਭਾਸ਼ਾ ਕਾਵਿ ਦੇ ਮਹਾਂ ਕਵੀ ਤੇ ਨਵੀਨ ਪੰਜਾਬੀ ਵਾਰਤਕ ਦੇ ਜਨਮ ਦਾਤਾ, ਇਸ ਸ੍ਰੀ 
ਗੁਰੁ ਪੰਥ ਪ੍ਰਕਾਸ਼ ਗ੍ਰੰਥ ਦੇ ਕਰਤਾ ਹਨ। ਇਨ੍ਹਾਂ ਦੀ ਵੰਸ਼-ਪਰੰਪਰਾ, ਜੀਵਨ-ਝਲਕੀਆਂ, ਵਿਦਿਆ-ਪ੍ਰਾਪਤੀ, ਤੀਰਥ 
ਯਾਤਰਾ, ਸੈਰ, ਸਪਾਟਾ, ਰਚਨਾਵਾਂ ਤੇ ਹੋਰ ਹਰ ਤਰ੍ਹਾਂ ਦੀ ਵਾਕਫ਼ੀਅਤ ਲਈ ਇਸੇ ਗ੍ਰੰਥ ਦੀ 'ਪ੍ਰਸਤਾਵਨਾ' ਪੜ੍ਹੋ। 

(ਮੰਗਲ ਸਮਾਪਤ, ਗੁੰਥਰਚਣ ਕਾ ਕਾਰਨ।) 

ਦੋਹਰਾ: 

ਮੰਗਲ ਚਾਰੁ' ਉਚਾਰ ਕਰਿ, 

ਕਵਿ ਕੋਵਿਦਨਿ' ਜੁਹਾਰ”। 

ਬਰਨੋਂ ਸੋ ਪਰਕਾਰ! ॥ ੩੫ ॥ 

ਚੌਪਈ: 

ਨਗਰ ਪਟਯਾਲਾ ਸੁਭ ਅਸਥਾਨੋ। 

ਫੂਲ ਬੰਸ ਜਹਿ ਭੂਪ ਮਹਾਨੋ। 

ਰੂਪ ਅਨੰਤ ਸੰਤ ਇਕ ਤਹਾਂ। 

ਕੋਵਿਦ ਕਵਿ ਗਯਾਨੀ ਸੁਚ ਮਹਾਂ ॥੩੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 51 


ਬਿੱਦਯਾ ਗੁਰ ਮਮ ਆਹਿ ਉਦਾਰੇ। 

ਮੋ ਸਮ ਜਢ ਜਿਨ ਬਹੁ ਭਵ ਤਾਰੇ। 

ਨਾਮ ਨਖੱਤ੍ਰ ਮ੍ਰਿਗੇਸ' ਮਹਾਨੂੰ। 'ਤਾਰਾ ਸਿੰਘ (ਨਰੋਤਮ, ਪੰਡਿਤ)। 

ਨਿਰਮਲ ਪੰਥ ਬੀਚ ਸਮ ਭਾਨੂੰ' ॥ ੩੭ ॥ 'ਸੂਰਜ ਵਾਂਗ। 

ਤਾਂ ਕੇ ਪਦ ਪੰਕਜ' ਤੇ ਸਿੱਖਯਾ। 'ਚਰਨ ਕੰਵਲਾਂ ਤੋਂ। 

ਪਾਇ, ਹਰੇ ਭਵ ਦੁਖ ਸਮ ਬਿੱਖਯਾ'। ਜ਼ਹਿਰ ਵਰਗੇ ਸੰਸਾਰਕ ਦੁਖ ਨਾਸ ਕੀਤੇ। 

ਇਕ ਦਿਨ ਉਨ ਹਿਤ ਪਰ ਉਪਕਾਰੇ। 

ਆਗਜਯਾ ਯਹਿ ਮੁਹਿ ਦੁਈ ਉਦਾਰੇ ॥ ੩੮॥ 

ਗੁੰਥ ਸੁ ਪੰਥ ਪੁਕਾਸ਼ ਸੁਹਾਵਨ। 

ਰਤਨ ਸਿੰਘ ਜੋ ਕੀਨ ਬਨਾਵਨ। 

ਢੀਲੀ ਤਾਹਿ ਅਧਿਕ ਕਵਿਤਾਈ। 

ਮਤਲਬ ਥੋਰਾ ਬਹੁ ਫੈਲਾਈ ॥ ੩੯ ॥ 

ਹੁਤੋ ਸਿੰਘ ਵਹੁ ਸੂਧਾ ਸਾਦਾ"। “ਪਾ: ਸਾਧਾ। 

ਕਵਿਤਾ ਕੀ ਨ ਲਖਤ ਮਰਯਾਦਾ'। 'ਰੀਤੀ ਨਹੀਂ ਸੀ ਜਾਣਦਾ। 

ਜੈਸ ਗੁਰੂ ਕਾ ਪੰਥ ਰੰਗੀਲਾ'। ਸੁੰਦਰ। 

ਬੀਰ ਬਾਂਕੁਰੋ ਛੈਲ ਛਬੀਲਾ' ॥ ੪੦॥ ਸੁੰਦਰ ਸੂਰਮਾ, ਖੂਬਸੂਰਤ ਫਬ ਵਾਲਾ। 

ਚਹੀਏ ਗਾਥ' ਤਾਹਿ ਕੀ ਤੈਸੀ। 'ਕਥਾ। 

ਦੇਵ ਅਨੁਰੂਪ” ਬਲੀ ਹੂੰ ਜੈਸੀ'। 'ਜਿਸ ਤਰ੍ਹਾਂ ਦਾ ਦੇਵਤਾ ਹੋਵੇ ਉਸ ਦੀ ਬਲੀ ਵੀ ਉਸੇ 
ਦੇ (ਅਨੁਰੂਪ) ਵਰਗੀ ਹੋਣੀ ਚਾਹੀਦੀ ਹੈ। “ਪਾ: ਦੇਵਨ ਰੂਪ। 

ਤਾਂ ਤੇ ਤੁਮ ਯਹਿ ਗਾਥ ਬਚਿੱਤ੍ਰ'। 'ਅਸਚਰਜ, ਅਨੌਖੀ। 

ਗੁਰੂ ਖਾਲਸੇ ਕੇਰ ਚਰਿੱਤਰ ॥੪੧॥ 'ਕੌਤਕਾਂ ਦੀ। 

ਛੰਦ ਬੰਦ ਕਰਿ' ਰਚੋਂ ਸੁਹਾਵਨ। 'ਕਵਿਤਾ ਵਿੱਚ। 

ਗੁੰਥ ਪੰਥ ਪ੍ਰਕਾਸ਼ ਜੁ ਪਾਵਨ'। ਘਵਿੱਤਰ। 

ਜਾ ਕੋ ਪੇਖ ਪੰਥ ਗੁਰ ਕੇਰਾ। 

ਲਹੈ ਮੋਦ ਪ੍ਰਮੋਦ ਘਨੇਰਾ' ॥ ੪੨ ॥ ਤਰ 

| 

ਦੋਹਰਾ: 

ਯਹਿ ਆਗਯਾ ਜਬ ਉਨਿ ਦਈ, 

ਮਾਨੀ ਹਮ ਮੁਦ' ਪਾਇ। 

ਗੁੰਥ ਰਚਨ ਹਿਤ ਪੁਨ ਕਰਯੋ, 

ਉੱਦਮ ਗੁਰੂ ਮਨਾਇ ॥ ੪੩॥ 





ਕਿ ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਬਿੱਤ: 

ਫੇਰ ਗੁਰੁ ਘਰ ਕੇ ਮਹਾਨੇ ਜੇ ਸਯਾਨੇ ਸਿੱਖ, 
ਬਾਲਕ ਜੁਵਾ' ਪੁਰਾਨੇ ਮੁਖੀਏ ਜੋ ਪੰਥ ਮੈਂ। 

ਸਬ ਹੀ ਕੇ ਆਗੇ ਏਹੁ ਜਬ ਹੀ ਸੁਨਾਈ ਬਾਤ, 
ਰਚਯੋ ਚਹੋਂ ਐਸੀ ਭਾਂਤਿ ਅਬ ਹੀ ਗ੍ਰੰਥ ਮੈਂ। 
ਸੁਨਿ ਕੈ ਮਹਾਨ ਮੋਦ ਠਾਨਿ ਸਭਿ ਹੀ ਨੈ ਕਹਯੋ, 
ਇਸ ਤੈ ਨ ਨੀਕੀ' ਬਾਤ ਔਰ ਕੋਊ ਤੰਥ ਮੈਂ”। 
ਸਾਦਰ' ਬਨਾਵੋ ਅਬ ਦੇਰ ਨ ਲਗਾਵੋ ਤੁਮ, 
ਈਹਾਂ ਜਸ ਪਾਵੋ ਵਡ ਸੂਖ ਹੂ ਅਗੰਥ ਮੈਂ” 
॥੪੪॥ 

ਪੂਰਬ ਮਹਾਨ ਮੁਨਿ ਬਜਾਸ ਆਦਿ ਭਏ ਜੇਈ, 
ਭੂਪਨ ਕੇ ਇਤੀਹਾਸ ਭਨੇ ਤਿਨ ਭੂਰ ਹੈਂ”। 


ਤੈਸੇ ਤੁਮ ਇਤੀਹਾਸ ਗੁਰੂ ਘਰ ਕਾ ਬਯਾਸ, 
ਕਰੋ ਏਹੁ ਰੁਚਰ ਰਚਾਵਨ ਜਰੂਰ ਹੈਂ”। 


ਲੋਗ ਸਮਰੱਥ' ਜਿਮ ਤਾਲ” ਬਾਗ ਬਾਪਿਕਾ” 
ਲਗਾਵਤ ਹੈ, ਬਿਖਰੇ ਸੁਧਾਰੈਂ ਮਗ ਰੂਰ ਹੈਂ 


ਪਰ ਹਿਤ ਸਰੀਓਂ ਪੈ ਸੇਤ ਬੰਧਵਾਵਤ ਹੈ”, 


ਵੇਉ' ਫਿਰ ਸੁਜਸ ਬਿਥਾਰੈਂ? ਦੂਰ ਦੂਰ ਹੈੱ 
॥੪੫॥ 

ਯਾਹਿ ਤੋ ਅਪੂਰਬ' ਹੈ ਬਾਤ ਤੁਮ ਜਾਨੋ ਸਾਤ”, 

ਬਨ ਹੈ ਗੁੰਥ ਜਬ ਏਹੁ ਅਤਿ ਚਾਰੋ' ਹੈ। 

ਜੈ ਹੈ ਦੇਸ ਦੇਸਨ ਮੈਂ ਸਾਦਰ ਪਠੈਂਗੇ ਸਿਖ, 

ਸੁਨੈ ਨਰ ਨਾਰਿ ਜਸ ਹੋਇਗੋ ਅਪਾਰੋ ਹੈ। 

ਗਾਥ ਗੁਰੁ ਘਰ ਕੀ ਮਹਾਨ ਯੌ ਪਛਾਨ ਪਰੈ', 
ਬਯਾਨ' ਔਰ ਭੂਪਨ ਕਾ ਜਾਨ ਪਰੈ ਸਾਰੋ ਹੈ। 
ਸਿੰਘਨ ਕਾ ਮਜਬ ਗਜਬ' ਏਹ ਅਜਬ£ ਜੋ, 
ਪਰੈਗੋ ਪਛਾਨ ਹਿੰਦੂ ਤੁਰਕਨ ਤੇ ਨਯਾਰੋ ਹੈ 


'ਚੰਗੀ। “ਤੱਤ (ਸਿਧਾਂਤ) ਰੂਪ ਵਿੱਚ। 
ਬੇ ਫ਼ਿਕਰ ਹੋ ਕੇ। (ਅ) ਸਤਿਕਾਰ ਨਾਲ। 
ਪ੍ਰਲੋਕ ਵਿੱਚ। 


ਉਨ੍ਹਾਂ ਨੇ (ਪੁਰਾਣਾਂ ਵਿੱਚ) ਬਹੁਤੇਰਾਜਿਆਂ ਦੇ ਇਤਿਹਾਸ ਕਹੇ 
ਹਨ| 


'ਤਿਵੇਂ ਤੁਸੀਂ ਬਿਆਸ (ਵਾਂਗ) ਗੁਰੂ ਘਰ ਦਾ ਇਹ ਸੁੰਦਰ 
ਇਤਿਹਾਸ ਜ਼ਰੂਰ ਹੀ ਰਚਨਾ ਕਰੋ। 
(ਮਾਇਆ ਦੀ) ਸ਼ਕਤੀ ਵਾਲੇ। “ਸਰੋਵਰ। “ਬਾਉਲੀ। 
'ਬਿਖੜਿਆਂ ਰਸਤਿਆਂ ਨੂੰ ਸੁਧਾਰ ਕੇ ਸੁੰਦਰ (ਸੜਕਾਂ) ਬਣਾ 
ਦੇਂਦੇ ਹਨ। 

ਪਰਾਏ (ਲੋਕਾਂ ਦੇ ਸੁਖ) ਵਾਸਤੇ ਨਦੀਆਂ ਉਪਰ ਪੁਲ ਬਨ੍ਹਵਾ 
ਦੇਂਦੇ ਹਨ। 

'ਉਹ (ਪੁਲਾਂ ਦੇ ਉਪਰ ਦੀ ਲੋਘਣ ਵਾਲੇ)। “ਫੈਲਾ ਦੇਂਦੇ ਹਨ। 


ਨਵੀਂ, ਅਣੋਖੀ। “ਸੱਚੀ। 
'ਬਹੁਤ ਸੁੰਦਰ। 


'ਪਤਾ ਲੱਗ ਜਾਵੇਗਾ। 
'ਹਾਲ। 
(ਦੁਸ਼ਮਣਾਂ ਤੇ) ਕਹਿਰ ਪਾਉਣ ਵਾਲਾ। “ਅਸਚਰਜ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੪੬॥ 

ਹਠ ਜੋ ਸਿਦਕ ਸਿਖੀ ਸਿਰ ਸੋਂ ਨਿਬਾਹਿੰਗੇ। 
ਕਰੀ ਜਿਨਿ ਜਗਤ ਤੇ ਯਵਨੋਂ ਕੀ' ਦੂਰ ਜਰਾ, 
ਏਸ ਗ੍ਰੰਥ ਨੀਕ ਤੈ ਸੁ ਠੀਕ ਜਾਨੇ ਜਾਹਿੰਗੇ। 

ਹੇਰਿ ਗੁਰ ਸਿਖਨ ਕੀ ਘਾਲਣਾ ਬਿਸਾਲ ਫੇਰ, 
ਔਰ ਗੁਰਸਿਖ ਢੇਰ ਸਿਦਕ ਕਮਾਹਿੰਗੇ। 

ਔਰ ਜਜੋਂ ਬਿਲੱਛ' ਲੱਛ” ਭਏ ਦਲ ਸਿੰਘਨ ਕੇ, 
ਰੱਛਕ' ਪ੍ਰਤੱਛ? ਹਿੰਦੁ ਧਰਮ ਕੇ ਲਖਾਹਿੰਗੇ” 


॥੪੭॥ 

ਤਾਂ ਤੇ ਅਬ ਤਿਆਗ ਦੇਰ ਛੋਡ ਔਰ ਏਰ ਫੇਰ', 
ਕੀਜੀਏ ਸ਼ਿਤਾਬ' ਗੁੰਥ ਪੰਥ ਕਾ ਤਯਾਰ ਹੈ। 
ਕੀਨੋ ਹੈ ਮਨੋਰਥ ਜੋ ਆਪ ਨੇ ਮਹਾਨ ਏਹੁ, 
ਪਰਉਪਕਾਰ ਹੇਤ ਅਧਿਕ ਉਦਾਰ ਹੈ'। 


ਤੂਰਨ ਤਮਾਮ ਤੇਰੇ ਬਿਘਨ ਬਿਡਾਰ ਹੈਂ”। 

'ਹਿ ਮਾਂਹਿ ਆਹਿ ਜਸ ਪੰਥ ਕਾ ਅਥਾਹਿ 
ਲਿਖ੍ਯੋ, 

ਹੋਇ ਹੈ ਜਰੂਰ ਪੂਰ ਆਸਿਖ' ਹਮਾਰ ਹੈ ॥੪੮॥ 
ਐਸੇ ਗੁਰ ਸਿੱਖਨ ਬਿਚੱਖਨ' ਸੁ ਮੁੱਖਨ ਕੀ, 
ਆਇਸ' ਐ ਆਸਿਖਾ ਲੈ ਸੰਮਤੀ? ਸੁ ਸਾਰ” ਹੈ। 
ਪੰਥਨ ਮੈਂ ਪੰਥ, ਗੁਰੂ ਖਾਲਸਾ ਮਹਾਨ ਪੰਥ, 

ਤਿਨ ਕੇ ਬਿਰਤੰਤ ਕਾ ਗ੍ਰੰਥ ਰਚੋਂ ਚਾਰੁ' ਹੈ। 
ਯਦਪਿ' ਸੁਜਸ ਗੁਰੂ ਘਰ ਕਾ ਮਹਾਨ ਆਗੇ, 
ਕਰਯੋ ਹੈ ਉਚਾਰ ਗੁਰ ਸਿਖਨ ਅਪਾਰ ਹੈ। 
ਤਦਪਿ' ਮੈਂ ਸਫਲ ਕਰਨ ਹਿਤ ਬਾਨੀ ਨਿਜ”, 
ਸੁਜਸ ਮਹਾਨੀ ਕਰੋਂ ਪੰਥ ਕਾ ਉਚਾਰ ਹੈ ॥੪੯॥ 
ਜੈਸੇ ਬਹੁ ਕਵਿਨ' ਰਮਾਇਣ ਰਚੇ ਹੈਂ ਬਹੁ, 

ਤੈਸੇ ਗੁਰੁ ਗਾਥ' ਰਚੀ ਸਿੱਖਨ ਸੁਜਾਨ ਹ੍ਹੈ”। 
ਗਰੁੜ ਮਸ਼ਕ ਆਦਿ ਗਗਨ ਉਡਤ ਖਗ, 


ਵਿਲੱਖਣ, ਅਣੌਖੇ। “ਲਖ, ਜਾਣੋ। 
'ਰਾਖੇ। “ਪ੍ਰਤੱਖ ਹੀ। “ਜਾਣੇ ਜਾਣਗੇ। 


ਟਾਲ ਮਟੋਲ। 
ਛੇਤੀ। 


'ਬਹੁਤ ਸ੍ਰੇਸ਼ਟ ਹੈ। 
(ਨਾਸ਼ ਕਰ ਦੇਣਗੇ। 
'ਅਸੀਸ। 

'ਚਤੁਰ। 


'ਆਗਿਆ। “ਰਾਇ, ਸਲਾਹ। “ਚੰਗੀ ਤੇ ਸ੍ਰੇਸ਼ਟ। 


'ਸੁੰਦਰ। 
'ਭਾਵੇਂ। 


ਤਾਂ ਭੀ। ਆਪਣੀ ਕਵਿਤਾ। 


'ਕਵੀਆਂ ਨੇ। 
'ਕਥਾ। “ਚਤੁਰ ਹੋ ਕੇ। 


53 





54 


ਲਹਿਤ ਨ ਅੰਤ, ਅੰਤਿ ਧਰਿ ਅਵਸਾਨ ਹ੍ਹੈ'। 


ਗਾਥ ਗੁਰੁ ਪੰਥ ਕੀ ਅਥਾਹਿ ਥਾਹਿ ਕੌਨ ਲਹੈ, 
ਬੁਧਿ ਬਲ ਲਾਇ ਕਹੈਂ ਸਭ ਹੀ ਸੁਜਾਨ ਹੂਹੈ। 

ਤਿਨ ਮੈਂ ਮਸ਼ਕ ਸਮ ਹਮ ਕਮ ਕਵਿ' ਅਬ, 
ਚਾਹੈਂ ਗਾਥ ਗਗਨ ਮੈਂ' ਮਗਨ ਮਹਾਨ ਹੈ ॥੫੦॥ 
ਦਾਰ ਪੂਤਰੀ ਕੇ ਸਮ' ਜੀਹ ਜਾਨ ਲੇਹੁ ਮਮ, 

ਸੀ ਗੁਰੂ ਨਟ ਜਜੋਂ ਪੂਰੈਂ ਤਯੇਂ ਉਚਾਰ ਹੈਂ। 

ਜਾਨਤ ਨ ਉਕਤ! ਅਨੁਕਤ? ਜੁਗਤ ਵਰ” 
ਜਮਕ' ਦਮਕ? ਰਸ” ਰੀਤਿ" ਅਲੈਕਾਰ£? ਹੈਂ। 


ਚਿੱਤ ਬਚਿੱਤ੍ ਪਵਿੱਤੁ ਨ ਛੰਦ ਬੰਦ, 
ਕਵਿਨ ਕੀ ਲਵਨ ਨ ਆਵਤਿ ਸੁ ਢਾਰ ਹੈ”। 


ਕੇਵਲ ਪ੍ਰੇਮ ਏਕ ਗੁਰ ਜਸ ਗਾਵਨੇ ਕਾ, 

ਆਹਿ ਉਰ ਮਾਹਿ ਸੋਈ ਸੂਜਨ ਬਿਚਾਰ ਹੈੱ 
॥੫੧॥ 

ਸੀ ਗੁਰੂ ਖਾਲਸੇ ਕੀ ਗਾਥ ਹਿਤ ਸਾਥ ਨੀਕ, 
ਰਚਜੋਂ ਚਹੋਂ ਠੀਕ ਤਵਾਰੀਖ ਗੁਰੁ ਘਰ ਕੀ। 

ਘਰ ਕੀ ਤੋ ਅਕਲ ਕੀ ਸ਼ਕਲ ਬਿਕਲ ਜੈਸੀ, 
ਦੀਸਤ ਹੈ ਮੋਹਿ ਜਾਤੇ ਅਬੀ ਜਾਤ ਘਰਕੀ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਗ਼ਰੁੜ ਤੇ ਮੱਛਰ ਆਦਿ ਪੰਛੀ ਅਕਾਸ਼ ਵਿੱਚ ਉਡਦੇ ਹਨ (ਪਰ 
ਉਹ ਅਕਾਸ਼ ਦਾ) ਅੰਤ ਨਹੀਂ ਲੈ ਸਕਦੇ (ਸਗੋਂ) ਅੰਤ ਨੂੰ ਮੌਤ 
ਧਾਰਨ ਕਰ ਲੈਂਦੇ ਹਨ ਭਾਵ ਖ਼ਤਮ ਹੋ ਜਾਂਦੇ ਹਨ। 


ਛੋਟੇ ਕਵੀ। 
'ਕਥਾ ਰੂਪ ਅਕਾਸ਼ ਵਿੱਚ (ਉੱਡਣਾ ਚਾਹੁੰਦੇ ਹਾਂ)। 
'ਕਾਠ ਦੀ ਪੁਤਲੀ ਵਾਂਗ। 


'ਕਹਿਣ ਯੋਗ। “ਨ ਕਹਿਣ ਯੋਗ। “ਚੰਗੀਆਂ ਦਲੀਲਾਂ। 

'ਇਕ ਸ਼ਬਦਾਲੈਕਾਰ, ਜਿਸ ਵਿੱਚ ਇਕ ਪਦ ਅਨੇਕ ਵਾਰ 
ਆਵੇ ਪਰ ਅਰਥ ਵੱਖਰਾ ਵੱਖਰਾ ਹੋਵੇ ਜਿਵੇਂ- 'ਅਰਜਨ ਗੁਰ 
ਅਰਜਨ ਤਰੂ, ਅਰਜਨ ਸ੍ਰਾਮਿ ਸਮਾਨ। ਅਰਜਨ ਜਸ 
ਅਰਜਨ ਕਰਿਓ, ਅਰਜਨ ਤੂਲ ਜਿਨਾਨ'। 'ਪ੍ਰਕਾਸ਼। 'ਕਾਵਿ 
ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ, ਜੋ ਕਾਵਿ 
ਪੜ੍ਹਨ, ਸੁਣਨ ਜਾਂ ਨਾਟਕ ਆਦਿ ਦੇ ਦੇਖਣ ਤੋਂ ਪੈਦਾ ਹੁੰਦਾ ਹੈ। 
ਵੀਰ, ਭਿਆਨਕ, ਬੀਭੱਤਸ, ਅਦਕੁੱਤ ਅਤੇ ਸ਼ਾਂਤ। "ਛੰਦ ਦੀ 
ਚਾਲ। “ਸ਼ਬਦ ਦੇ ਅਰਥ ਕਰਨ ਦੀ ਉਹਰੀਤਿ ਜੋ ਕਾਵਿ ਦੀ 
ਸ਼ੋਭਾ ਵਧਾਵੇ। ਇਹ ਤਿੰਨ ਤਰ੍ਹਾਂ ਦੇ ਹਨ- ਸ਼ਬਦ-ਅਲੈਕਾਰ, 
ਅਰਥ-ਅਲੌਕਾਰ ਤੇ ਉਭੇ-ਅਲੈਕਾਰ। 


ਮੇਰੀ (ਛੰਦ ਬੰਦ) ਕਵਿਤਾ (ਬਚਿੱਤ੍) ਅਨੇਕ ਢੰਗਾਂ ਦੀ 
(ਚਿੱਤ੍ਰ) ਸੁੰਦਰ ਤੇ ਪਵਿੱਤ੍ਰ ਨਹੀਂ ਹੈ ਅਤੇ ਕਵੀਆਂ ਦੀ ਚੰਗੀ 
ਰੀਤੀ (ਮੈਨੂੰ) ਥੋੜ੍ਹੀ ਜਿਹੀ ਵੀ ਨਹੀਂ ਆਉਂਦੀ। 


ਮੈਨੂੰ ਤਾਂ (ਘਰ) ਅੰਤਹਕਰਨ ਦੀ (ਅਕਲ) ਬੁੱਧੀ ਦੀ ਸ਼ਕਲ 
(ਬਿਕਲ) ਪਾਗਲਾਂ ਵਰਗੀ ਦਿਸਦੀ ਹੈ। ਜਿਸ ਕਰ ਕੇ (ਉਹ 
ਬੁੱਧੀ) ਹੁਣ ਤੱਕ (ਘਰਕੀ) ਹੈਂਕੀ ਜਾਂਦੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਸਿ 


ਘਰ ਕੀਨ ਯਾਹੀ ਤੇ ਸੁ ਗੁਰੂ ਕੇ ਪਦਾਰਬਿੰਦ, 
ਜਾਂਹਿ ਅਬਲੌਬ ਚਹੋਂ ਗਾਥ ਮੈਂਰੁਚਰ ਕੀ'। 'ਏਸੇ ਕਰ ਕੇ (ਮੈਂ) ਗੁਰਾਂ ਦੇ ਚਰਨ ਕੰਵਲਾਂ ਵਿੱਚ ਚੰਗੀ ਤਰ੍ਹਾਂ 
੍‌ ਘਰ ਕੀਤਾ ਹੈ ਜਿਨ੍ਹਾਂ ਦੇ ਆਸਰੇ ਮੈਂ ਸੁੰਦਰ ਕਥਾ (ਕੀ) ਕਰਨਾ 

ਚਾਹੁੰਦਾ ਹਾਂ। 

ਚਰ ਕੀ ਅਚਰ ਕੀ ਜੁ ਮਿਹਰ ਨਦਰ ਕੀ 

ਹੈ ਤਰਕੀ ਹ੍ਹੈ ਸੂਰ ਕੀ ਤੁ ਕਵਿ ਕੀ ਸ਼ੁਕਰ ਕੀ! '(ਜੁ) ਜਦੋਂ (ਸਤਿਗੁਰਾਂ ਦੀ) ਮਿਹਰ ਦੀ ਨਿਗਾਹ ਹੋਵੇਗੀ ਤਾਂ 

॥੫੨॥ (ਫੁਰਨਿਆਂ ਵਿੱਚ) (ਚਰ ਕੀ) ਵਿਚਰਨ ਵਾਲੀ (ਮੇਰੀ 
ਸੁਰਤਿ) (ਅਚਰ ਕੀ) ਇਕਾਗਰ ਹੋ ਜਾਵੇਗੀ, ਤਾਂ ਮੇਰੀ (ਸੂਰ 
ਕੀ) ਬਾਣੀ ਦੀ ਭਾਵ ਕਵਿਤਾ ਦੀ (ਤਰਕੀ) ਤਰੱਕੀ ਹੋਵੇਗੀ 
ਤਦੋਂ ਮੈਂ ਕਵੀ ਦੀ (ਆਤਮਾ ਸਤਿਗੁਰਾਂ ਦਾ) (ਸ਼ੁਕਰ ਕੀ) 
ਧੰਨਵਾਦ ਕਰੇਗੀ। 


੫ 


ਦੋਹਰਾ: 
ਹੇਤੂ' ਕਹਯੋ ਸੁਨਾਇ। 'ਕਾਰਨ। 
ਪ੍ਰਥਮ ਧਜਾਇ ਯਹਿ ਗਾਇ ਗੁਨ, 
ਇਤੀ ਭਯੋ!' ਮੁਦ! ਪਾਇ ॥੫੩॥ 'ਪੂਰਾ ਹੋ ਗਿਆ। “ਅਨੰਦ। 
ਇਤਿ ਸ੍ਹੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਮੰਗਲ, ਗੁੰਥ ਕਾਰਨ ਬਰਨਨੰ 


ਨਾਮ ਪੁਥਮੋ ਬਿਸਰਾਮ" ॥੧॥ 

"ਇਸ ਥਾਂ ਤੇ ਦਿੱਲੀ ਭਾਵ ਪਹਿਲੀ ਐਡੀਸ਼ਨ ਛਾਪਾ ਪੱਥਰ 'ਚ ਪਾਠ ਹੈ- 'ਇਤਿ ਸੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਮੰਗਲ ਬਰਨਨੰਂ ਨਾਮ 
ਪ੍ਥਮੋ ਨਿਵਾਸ'। ਅੰਮ੍ਰਿਤਸਰ ਭਾਵ ਤੀਜੀ ਐਡੀਸ਼ਨ ਛਾਪਾ ਪੱਥਰ 'ਚ 'ਇਤਿ ਸੀ ਗੁਰੁ ਪੰਥ ਪਰਕਾਸ਼ ਗ੍ਰੰਥੇ ਗਜਾਨ ਸਿੰਘ ਵਿਰਚਿਤੇ 
ਮੰਗਲ ਬਰਨ ਨਾਮ ਪੁਥਮੋ ਨਿਵਾਸ' ਪਾਠ ਹੈ ਅਤੇ ਇਸ ਲਾਹੌਰ ਭਾਵ ਦੂਜੀ ਐਡੀਸ਼ਨ ਛਾਪਾ ਪੱਥਰ 'ਚ 'ਇਤਿ ਸ੍ਰੀ ਗੁਰ ਪੰਥ 
ਪੁਕਾਸ਼ੇ ਗਯਾਨ ਸਿੰਘ ਵਿਰਚਤੇ ਗ੍ਰੰਥ ਕਾਰਨ ਮੰਗਲ ਬਰਨਨੰ ਨਾਮ ਪੁਥਮੋ ਨਿਵਾਸ' ਪਾਠ ਛਪਿਆ ਹੋਇਆ ਹੈ। ਇਸੇ ਹੀ 
ਐਡੀਸ਼ਨ ਦੇ ਉਤ੍ਰਾਰਧ ਦੇ ਪਹਿਲੇ ਅਧਿਆਇ ਦੀ ਸਮਾਪਤੀ ਤੇ ਪਾਠ ਹੈ 'ਇਤਿ ਸ੍ਰੀ ਗੁਰੁ ਪੰਥ ਪੁਕਾਸ਼ੇ ਉਤ੍ਰਾਰਧੇ ਗਸਾਨ ਸਿੰਘ 
ਵਿਰਚਿਤੇ ਮੰਗਲਾਚਰਨ ਕਥਾ ਕਾਰਨਨੰ ਪੁਸੰਗ ਬਰਨੰ ਨਾਮ ਪ੍ਰਿਥਮੋ ਬਿਸਾਮ'। ਅਸਾਂ ਇਸ ਗ੍ਰੰਥ ਵਿੱਚ ਸ਼ੁੱਧਤਾ ਤੇ ਇਕਸਾਰਤਾ 
ਲਿਆਉਣ ਦੇ ਖ਼ਿਆਲ ਨਾਲ ਕਵੀ ਜੀ ਦੇ ਖ਼ੁਦ ਆਪ ਲਿਖੇ ਇਹ ਚਾਰ ਤਰ੍ਹਾਂ ਦੇ ਅੱਡ-ਅੱਡ ਪਾਨਾਂ ਨੂੰ ਮਿਲਾ ਕੇ ਨਿਰਣਯ 
ਦੁਆਰਾ ਉਕਤ ਪਾਠ ਨਿਸਚਯ ਕੀਤਾ ਹੈ। 'ਪੰਥ ਪ੍ਰਕਾਸ਼ੇ' ਦੀ ਥਾਂ 'ਪੰਥ ਪ੍ਰਕਾਸ਼ ਗ੍ਰੰਥੇ' ਪਾਠ ਦਿੱਲੀ ਤੇ ਅੰਮਿ੍‌ਤਸਰ ਐਡੀਸ਼ਨ 'ਚੋਂ ਲੈ 
ਲਿਆ ਹੈ। ਗ੍ਰੰਥ ਨੂੰ ਦੋਂਹ ਭਾਗਾਂ 'ਚ ਵੰਡਿਆ ਹੈ। ਦੋਹਾਂ ਭਾਗਾਂ ਨੂੰ ਵੱਖ ਵੱਖ ਦਰਸਾਉਣ ਲਈ ਸ੍ਰੀ ਗੁਰੁ ਨਾਨਕ ਪ੍ਰਕਾਸ਼ ਵਾਂਗ 
'ਪੂਰਬਾਰਧੇ' ਸ਼ਬਦ ਵਧਾ ਦਿੱਤਾ ਹੈ। ਉਤ੍ਰਾਰਧ ਦੇ ਪਹਿਲੇ ਬਿਸ੍ਹਾਮ ਦੇ ਅੰਤ 'ਚ 'ਪੰਥ ਪ੍ਰਕਾਸ਼ੇ ਉਤ੍ਰਾਰਧੇ' ਲਿਖ ਕੇ ਕਵੀ ਜੀ ਨੇ 
ਆਪਣੇ ਵੱਲੋਂ ਸੰਕੇਤ ਦੇ ਦਿੱਤਾ ਹੈ। 'ਗ੍ੰਥ ਕਾਰਨ ਮੰਗਲ' ਦੀ ਥਾਂ ਮੰਗਲ, ਗ੍ਰੰਥ ਕਾਰਨ ਲਿਖ ਕੇ ਤਰਤੀਬ ਦੀ ਦਰੁਸਤੀ ਕੀਤੀ ਹੈ। 
ਕਿਉਂਕਿ 'ਮੰਗਲਾਂ' ਦਾ ਨੰਬਰ ਪਹਿਲਾਂ ਹੈ ਤੇ 'ਗ੍ੰਥ ਕਾਰਨ' ਦਾ ਵਰਣਨ ਮਗਰੋਂ ਹੈ। ਦਿੱਲੀ ਤੇ ਅੰਮ੍ਰਿਤਸਰ ਐਡੀਸ਼ਨਾਂ ਵਿੱਚ 
ਅਧਿਆਇ ਦਾ ਨਾਮ ਨਿਵਾਸ ਲਿਖਿਆ ਹੈ ਪਰ ਇਸ ਲਾਹੌਰ ਐਡੀਸ਼ਨ ਵਿੱਚ ਸਿਵਾਏ ਪਹਿਲੇ, ਤੀਜੇ, ਚੌਥੇ ਤੇ ਪੰਜਵੇਂ 
ਅਧਿਆਵਾਂ ਦੇ ਬਾਕੀ ਸਾਰੇ ਗਰੰਥ ਵਿੱਚ ਹੀ ਹਰ ਥਾਂ ਪਾਠ 'ਬਿਸ੍ਹਾਮ' ਹੈ। ਚੂੰਕਿ ਸਾਡੀ ਇਸ ਐਡੀਸ਼ਨ ਵਿੱਚ ਅੰਮ੍ਰਿਤਸਰ ਐਡੀਸ਼ਨ 
ਦੇ ਮੁਕਾਬਲੇ ਬਹੁਤਾ ਹਿੱਸਾ ਲਾਹੌਰ ਐਡੀਸ਼ਨ ਦਾ ਹੀ ਛਪ ਰਿਹਾ ਹੈ, ਇਸ ਲਈ ਅਸਾਂ ਨੇ ਹਰ ਥਾਂ ਪਾਠ ਬਿਸ੍ਰਾਮ ਹੀ ਛਾਪਿਆ 
ਹੈ। 





56 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੂਜਾ ਬਿਸ੍ਹਾਮ 
੨. (ਅਕਾਲ ਪੁਰਖ ਤੇ ਚੰਡੀ ਮੰਗਲ, ਪ੍ਰਸੰਗਾਂ ਦੀ ਸੂਚੀ, ਨਵੇਂ ਤੇ ਪੁਰਾਣੇ ਪੰਥ ਪ੍ਰਕਾਸ਼ ਗੂੰਥਾਂ ਦੇ ਰਚਨ ਦੇ 
ਕਾਰਨ) 


ਤੂੰ ਰਮਦਾਸ' ਸੁ ਅਰਜਨ ਤੂਹੈਂ। 
ਹਰੀ ਕ੍ਰਿਸ਼ਨ ਤੇਗ ਬਹਾਦਰ ਤੂੰਹੈਂ। 
ਮਾਤੇ ਮਤੰਗ ਮਲੇਛਨ ਕੇ ਹਿਤ, 
ਗੋਬਿੰਦ ਸਿੰਘ ਸ੍ਰੀ ਗੁਰੁ ਤੂੰਹੈਂ' 


ਸਾਰ ਮਈ ਕਰਤਾਰ ਮਈ, 
ਅਵਤਾਰ ਮਈ ਸ਼ਕਤੀ ਸਭਿ ਤੂੰਹੈਂ' ॥੧॥ 


੫ 


ਦਹਰਾ . 


ਚੰਡ' ਮੁੰਡ ਸੇ ਜਯੋਂ ਕਰੇ, 


ਖਲ ਖੰਡਨ ਬਲਵੰਡ। 

ਤਯੋਂ ਮਮ ਬਿਘਨ ਬਿਹੰਡੀਏ, 

ਜੈ ਜੈ ਜੈ ਸੀ ਚੰਡਿ ॥੨॥ 
ਪ੍ਰਯੰਤਾ। 

ਸੋ ਸਭ ਅਬ ਕਹਿ ਦੇਤ ਹੋਂ, ਸੁਨਹੋ ਸਰੋਤਾ ਸੰਤ 
॥੩॥ 

ਚੌਪਈ: 

ਪੰਥ ਪ੍ਰਕਾਸ਼ ਗੂੰਥ ਯਹਿ ਜੈਸੇ। 
ਭਯੋ ਭਾਖਹੋਂ ਪ੍ਥਮੇ ਵੈਸੇ। 

ਪੁਨ ਗੁਰੁ ਨਾਨਕ ਕਾ ਅਵਤਾਰੈਂ। 
ਭਯੋ ਜੈਸ ਸੋ ਕਹੋਂ ਵਿਚਾਰੈਂ ॥੪॥ 
ਫਿਰ ਵਰ' ਦਸੋ ਗੁਰਨ ਕੀ ਗਾਥਾ। 


'ਸਰੀ ਗੁਰੂ ਰਾਮਦਾਸ ਜੀ। 


(ਹੇ ਅਕਾਲ ਪੁਰਖ ਜੀ) ਮਸਤ ਹਾਥੀਆਂ ਵਰਗੇ ਜ਼ਾਲਮ 
ਤੁਰਕਾਂ (ਨੂੰ ਮਾਰਨ) ਵਾਸਤੇ (ਸ਼ੇਰ ਰੂਪ) ਸ੍ਰੀ ਗੁਰੂ ਗੋਬਿੰਦ 
ਸਿੰਘ ਜੀ ਵੀ ਤੁਸੀਂ ਹੀ ਹੋ। 


(ਹੇ ਵਾਹਿਗੁਰੂ ਜੀ !) ਸ਼ਸਤੁ ਰੂਪ, ਕਰਤਾਰ ਰੂਪ, ਅਵਤਾਰ 


ਰੂਪ ਅਤੇ ਸਾਰੀਆਂ ਸ਼ਕਤੀਆਂ ਰੂਪ ਵੀ ਤੁਸੀਂ ਹੀ ਹੋ। 


ਹੇ ਸੁ ਚੰਡੀ! (ਆਪ ਦੀ) ਜੈ ਜੈ ਕਾਰ ਹੋਵੇ ਜਿਵੇਂ ਤੁਸਾਂ ਨੇ 
ਚੰਡ ਤੇ ਮੁੰਡ ਆਦਿ ਮੂਰਖ ਤੇ ਬਲਵਾਨਰਾਖਸ਼ਾਂ ਨੂੰ ਨਾਸ਼ ਕੀਤਾ 
ਹੈ ਤਿਵੇਂ ਹੀ ਮੇਰੇ ਬਿਘਨਾਂ ਨੂੰ ਨਾਸ਼ ਕਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਕੀ 


ਤਨਕ ਤਨਕ' ਕਹਿਹੋਂ ਹਿਤ ਸਾਥਾ। 
ਪੁਨ ਬੰਦੇ ਜਿਮ ਤੁਰਕ ਨਿਕੰਦੇ'। 

ਤੁਰਕ ਗਿਰੇਸ' ਕਰੇ ਨਿਜ ਬੰਦੇ” ॥੫॥ 
ਖੰਡ ਤੁਰਕ ਬਹੁ ਮੰਡ ਅਖਾਰੇ'। 

ਕਰੀ ਹਕੂਮਤ ਮੁਲਕ ਮਝਾਰੇ। 

#ਸਿੰਘਨ ਸੌਂ ਬਿਗਰਜੋ ਪੁਨ ਜੈਸੇ। 


ਬੰਦਾ ਮਰਜੋ ਕਹੋਂ ਪੁਨ ਵੈਸੇ ॥੬॥ 
ਫਿਰ ਸਿੰਘਨ ਮਿਲ ਜੈਸ ਅਪਾਰੇ। 
ਤੁਰਕਨ ਸੋਂ ਬਹੁ ਕਰੇ ਅਖਾਰੇ। 

ਪੁਨ ਕਾਬਲ ਪਤਿ' ਜਿਹ ਬਿਧ ਆਯੋ। 
ਜ਼ੁਲਮ ਅਤੁਲਮ' ਕਮਾਇ ਸਿਧਾਯੋ ॥ ੭॥ 
ਪੁਨ ਪਟਲੇਸ਼ੂਰ ਤਈਂ' ਸ਼ਿਤਾਬ। 

ਜੈਸ ਰਾਜਗੀ ਮਿਲਯੋ ਖਤਾਬ'। 

ਮਾਰ ਦੁਰਾਨੀ ਜੈਸ ਨਿਕਾਰੇ। 
ਸਿੰਘਨ ਮੁਲਕ ਦਬਾਯੋ ਸਾਰੇ ॥੮॥ 
ਦ੍ਰਾਦਸ ਮਿਸਲ' ਭਈ ਪੁਨ ਜੈਸੇ। 

ਹਾਲ ਬਿਸਾਲ ਕਹੋਂ ਤਿਨ ਤੈਸੇ। 

ਪੁਨ ਬਘੇਲ ਸਿੰਘ ਜਯੋਂ ਮਧ ਦਿੱਲੀ। 
ਕਰੀ ਹਕੂਮਤ ਕੁਛ ਦਿਨ ਢਿੱਲੀ ॥ ੯॥ 
ਪੁਨ ਪੁਟਲੇਸ ਸੰਗ ਜਜੋਂ ਜੰਗ। 

ਕਰਿ ਫਿਰ ਕੀਨੋ ਮੇਲ ਸੁਰੰਗ। 

ਪੁਨ ਸਰ੍ਹੰਦ ਜਿਮ ਪੰਥ ਉਜਾਰੀ। 
ਮਾਰਯੋ ਜੈਨ ਖਾਨ ਅਰਿ ਭਾਰੀ ॥੧੦॥ 
ਕਾਠੀ ਬਾਂਟ' ਮੁਲਕ ਕੇ ਰਾਜੇ। 


ਭਏ ਸਿੰਘ ਜਜੋਂ ਕਹੋਂ ਦਰਾਜੇ'। 

ਜਿਮ ਰਣਜੀਤ ਮ੍ਰਿਗੇਸ ਬਹਾਦਰ। 
ਆਫ਼ਤਾਬ ਸਮ' ਹੈ ਗਯੋ ਸਾਦਰ? ॥ ੧੧॥ 
ਫੂਲ ਬੰਸ ਕੇਰਾਜਨ ਕੇਰੀ। 


'ਥੋਹੜੀ ਥੋਹੜੀ। 

ਨਾਸ ਕੀਤੇ। 

'ਪਹਾੜੀ ਰਾਜੇ। “ਆਪਣੇ ਦਾਸ। 
ਬਹੁਤੇ ਜੰਗ ਰਚ ਕੇ ਤੁਰਕ ਨਾਸ ਕੀਤੇ। 


#ਸਿੰਘੁਨ' ਤੋਂ 'ਵੈਸੇ' ਤੱਕ ਇਹ ਦੋ ਤੁਕਾਂ ਦਾ ਪਾਠ ਅੰਮ੍ਰਿਤਸਰ 
ਐਡੀਸ਼ਨ ਦਾ ਹੈ। 


'ਕਾਬਲ ਦਾ ਬਾਦਸ਼ਾਹ, (ਅਹਿਮਦ ਸ਼ਾਹ ਅਬਦਾਲੀ)। 
'ਬਹੁਤੇ। 
'ਪਟਿਆਲੇ ਦੇ ਮਹਾਰਾਜੇ (ਆਲਾ ਸਿੰਘ ਨੂੰ)। “ਛੇਤੀ। 
'ਪਦਵੀ। 


(ਸਿੰਘਾਂ ਦੇ) ਬਾਰਾਂ ਜੱਥੇ। 


'ਕਾਠੀ-ਵੰਡ- ਸਰਦਾਰ ਅਤੇ ਸਿਪਾਹੀ ਦਾ ਖ਼ਿਆਲ ਛੱਡ ਕੇ 
ਹਰ ਇਕ ਕਾਠੀ (ਘੋੜੇ) ਪਿੱਛੇ ਇਲਾਕੇ ਜਾਂ ਸਾਮਾਨ ਆਦਿ 
ਦੀ ਇੱਕੋ ਜੇਹੀ ਵੰਡ। 

'ਵਿਸਥਾਰ ਨਾਲ। 


ਸੂਰਜ ਵਾਂਗ। “ਰੌਸ਼ਨ, ਪ੍ਰਗਟ। 





58 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਘੁ ਲਘੁ ਗਾਥ ਕਹੋਂ ਸਭ ਟੇਰੀ। 

ਔਰ ਜਿਤੇ ਸਰਦਾਰਨ ਕੇਰੇ। 

ਕਹੋਂ ਹਵਾਲ ਬਿਸਾਲ ਘਨੇਰੇ ॥ ੧੨॥ 
ਭੇਖ ਪੁਨਾ ਗੁਰ ਘਰ ਕੇ ਜੇਤੇ। 

ਸਾਧ ਉਦਾਸੀ' ਸੁਥਰੇ? ਕੇਤੇ। 


ਅੱਡਣ ਸ਼ਾਹੀ' ਔਰ ਦਿਵਾਨੇ”। 


ਨਿਰਮਲ ਪੰਥ' ਸੁ ਪੰਥ ਮਹਾਨੇ ॥ ੧੨॥ 
ਕੂਕੇ' ਸਿੰਘ ਨਿਹੰਗ? ਸੁ ਗਨੀਏ। 


ਨਿਰੰਕਾਰੀਏ' ਬ੍ਰਿੰਦਾ ਬਨੀਏ”। 
ਔਰ ਗੁਸਾਈਂ' ਭੇਖ ਸੰਨਜਾਸੀ। 


ਜੋਗੀ' ਬੈਰਾਗੀ: ਚਰਨ ਦਾਸੀ” ॥੧੪॥ 


ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਤੋਂ 
ਚਲੀ ਸਿੱਖ ਸੰਪ੍ਹਦਾ। “ਬਾਰਾਂ ਮੂਲੇ ਨੇੜੇ ਪਿੰਡ ਬਰਾਮਪੁਰ ਦੇ 
ਨੰਦੇ ਖੱਤ੍ਰੀ ਦੇ ਪੁੱਤਰ ਸੁਥਰੇ ਸ਼ਾਹ ਦਾ ਚਲਾਇਆ ਮਤ, ਇਹ 
ਉਦਾਸੀ ਸੰਪੂਦਾ ਦੀ ਹੀ ਇਕ ਸ਼ਾਖ ਹੈ, ਗੁਰੂ ਹਰਿਰਾਇ ਜੀ 
ਦੀ ਬਖ਼ਸ਼ਸ਼ ਹੈ। 

'ਭਾਈ ਘਨੱਈਏ ਜੀ ਦੇ ਸੇਵਕ ਭਾਈ ਅੱਡਣ ਸ਼ਾਹ ਤੋਂ ਚਲੀ 
ਸਿੱਖ ਸੰਪ੍ਰਦਾ ਜਿਸ ਨੂੰ ਸੇਵਾ-ਪੰਥੀ ਭੀ ਆਖਦੇ ਹਨ। 
?ਮਿਹਰਵਾਨ ਦੇ ਚੇਲੇ ਬਾਲੇ ਜੱਟ ਤੋਂ ਚਲਿਆ ਇਕ ਮਤ, 
ਇਨ੍ਹਾਂ ਨੂੰ ਮਿਹਰਬਾਨੀਏ ਭੀ ਆਖਦੇ ਹਨ। 

'ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਂਸ਼ੀ ਵਿੱਚ ਸੰਸਕ੍ਰਿਤ ਵਿੱਦਿਆ 
'ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭੈਣੀ ਨਿਵਾਸੀ ਬਾਬਾ ਰਾਮ ਸਿੰਘ 
ਹਨ। 'ਸ਼ਸਤੁਧਾਰੀ, ਸੀਸ ਤੇ ਦੁਮਾਲੇ ਸਜਾਉਣ ਵਾਲੇ, ਮੌਤ ਤੋਂ 
ਬੇ ਪੁਵਾਹ, ਮਾਇਆ ਤੋ ਨਿਰਲੇਪ ਬਿਹੰਗਮ ਸਿੰਘਾਂ ਦੀ 
ਸੰਪ੍ਰਦਾ ਜਿਨ੍ਹਾਂ ਨੂੰ ਅਕਾਲੀ ਭੀ ਆਖਦੇ ਹਨ। 

ਪਿਸ਼ਾਵਰ ਨਿਵਾਸੀ ਬਾਬਾ ਦਿਆਲਾ ਜੀ ਤੋਂ ਚਲੀ ਸਿੱਖ 
ਸੰਪੂਦਾ। ਆਗਰੇ ਦੇ ਦਿਲਵਾਲੀ ਸਿੰਘ ਦੇ ਪੁੱਤਰ ਬਿਹਾਰ 
ਬ੍ਰਿੰਦਾ ਬਨ ਤੋਂ ਚਲਿਆ ਇਕ ਮਤ। 

'ਸੰਨਿਆਸੀਆਂ ਦੀ ਇਕ ਸ਼ਾਖ ਗ੍ਰਹਿਸਤੀ ਹੁੰਦੇ ਹਨ। 
“ਸ਼ੰਕਰਾਚਾਰਯ ਤੋ' ਚਲੀ ਇਕ ਸੰਪਰਦਾ, ਸ਼ੰਕਰਾਚਾਰਯ ਦੇ ਚਾਰ 
ਚੇਲਿਆਂ ਤੋਂ ਅੱਗੋਂ ਦਸ ਪੁਕਾਰ ਦੇ ਸੰਨਿਆਸੀ ਹੋ ਗਏ ਹਨ। 
ਗੋਰਖ ਮਤ ਅਨੁਸਾਰ ਜੋਗ ਭੇਸ ਧਾਰਨ ਵਾਲਾ ਤੇ ਹਨ ਯੋਗ 
ਦਾ ਅਭਿਆਸੀ। “ਰਾਮਾਨੰਦ ਤੋਂ ਚਲੀ ਸੰਪ੍ਹਦਾ ਜੋ ਵੈਸ਼ਨਵਾਂ ਦਾ 
ਇਕ ਫ਼ਿਰਕਾ ਹੈ। “ਰਿਆਸਤ ਦੇ ਪਿੰਡ ਡੇਹਰਾ ਦੇ ਮੁਰਲੀ ਧਰ 
ਢੂਸਰ ਦੇ ਪੁੱਤਰ ਰਣਜੀਤ (ਜਿਸ ਨੇ ਸੰਤਾਂ ਦੇ ਚਰਨੀ ਪੈਣ ਤੇ 
ਆਪਣਾ ਨਾਮ ਚਰਨ ਦਾਸ ਰਖਾ ਲਿਆ ਸੀ) ਤੋਂ ਚਲਿਆ 
ਮਤ। 

'ਗੁਜਰਾਤ ਪ੍ਰਾਂਤ ਦੇ ਸ਼ਹਿਰ ਅਹਿਮਦਾਬਾਦ 'ਚ ਪੈਂਦਾ ਹੋਏ ਦਾਦੂ 
ਨਾਮ ਦੇ ਸੰਤ ਤੋਂ ਚਲੀ ਸੰਪੂਦਾ। “ਇਲਾਕਾ ਜੈਪੁਰ ਦੇ ਪਿੰਡ 
ਸੂਰਸੈਨ ਦੇ ਵਸਨੀਕ ਰਾਮ ਚਰਨ ਤੋਂ ਤੁਰਿਆ ਮਤ। 

'ਰਿਖਭ ਨਾਥ ਜਿਸ ਨੂੰ ਆਦਿ ਨਾਥ ਜਾਂ ਪ੍ਰਥਮ ਤੀਰਥੰਕਰ ਵੀ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 59 


ਆਖਦੇ ਹਨ- ਦਾ ਚਲਾਇਆ ਮਤ। “ਸ਼ੈਵ ਮਤ ਦਾ ਇਕ 
ਫਿਰਕਾ ਜੋ ਜੋਗੀਆਂ ਦੀ ਸ਼ਾਖ ਹੈ। “ਕ੍ਰਿਸ਼ਨ ਉਪਾਸ਼ਕਾਂ ਦਾ 
ਇਕ ਮਤ, ਜੈ ਕ੍ਰਿਸ਼ਨੀਏ। 
'ਗਨੀਰਾਮ ਬੈਰਾਗੀ ਦੇ ਚੇਲੇ ਧਾਮਪੁਰ ਨਿਵਾਸੀ ਪਾਨਪ ਦਾਸ 
ਤੋਂ ਚਲਿਆ ਮਤ। 2ਇਕ ਮਤ, ਜਿਸ ਦੇ ਪੈਰੋਕਾਰ ਸਾਰੀ 
ਉਮਰ ਜਤੀ ਰਹਿੰਦੇ ਹਨ। “ਇਥੇ ਪਾਠ 'ਪਾਨ ਪਤਾਸੀ' ਸੀ ਜੋ 
ਜਾਪਦਾ ਹੈ ਕਿ ਲਿਖਾਰੀਆਂ ਤੋਂ 'ਦ' ਦਾ 'ਤ' ਬਣ ਗਿਆ ਹੈ। 
ਪਾਨ ਪਤਾਸੀ ਜਾਂ ਪਾਨਪ ਤਾਸੀ ਕੋਈ ਮਤ ਨਹੀਂ। ਅਸਾਂ 
ਪਾਨਪ ਦਾਸੀ ਪਾਠ ਸ਼ੁੱਧ ਕਰ ਦਿੱਤਾ ਹੈ ਪਾਨਪ ਦਾਸੀ ਮਤ 
ਕ੍ਰਿਤ ਭਾਰਤ ਮਤ ਦਰਪਨ ਦਾ ਪੰਨਾ ੨੦੬। 

ਯਵਨੋ ਕੇਰ' ਮਲੌਗ” ਮਦਾਰੀ” ॥ ੧੫॥ ਮੁਸਲਮਾਨਾਂ ਦੇ (ਫਿਰਕੇ)। “ਜ਼ਿੰਦਾ ਸ਼ਾਹ ਮਦਾਰ ਤੋਂ ਚਲਿਆ 
ਇਕ ਮੁਸਲਮਾਨ ਫਿਰਕਾ। 'ਸ਼ੈਖ ਮੁਹੰਮਦ ਤੈਫੂਰੀ ਦਾ ਚੇਲਾ 
ਬਦੀਉੱਦੀਨ ਜਿਸ ਦਾ ਪਰਸਿੱਧ ਨਾਉਂ ਮਦਾਰ ਸੀ- ਤੋਂ 
ਚਲਿਆ ਇਕ ਮੁਸਲਮਾਨ ਫਿਰਕਾ। 

ਇਤਯਾਦਕ ਜੇ ਪੰਥ ਅਪਾਰੇ। 

ਆਹਿ ਬਿਦਤ' ਬਹੁ ਜਗਤ ਮਝਾਰੇ। ਪ੍ਰਗਟ, ਮਸ਼ਹੂਰ। 

ਤਨਕ ਤਨਕ ਸਭ ਹੀ ਕੀ ਗਾਥਾ। 


ਦਿਖਰੈਹੋਂ ਇਸ ਮੈ ਹਿਤ ਸਾਥਾ ॥ ੧੬॥ 
ਨਾਮ ਗ੍ਰੰਥ ਕਾ ਪੰਥ ਪ੍ਰਕਾਸ਼। 
ਸਫਲ ਹੋਇ ਹੈ ਤਬ ਹੀ ਖਾਸ ॥੧੭॥ 


<< 


ਦਹਰਾ . 


ਸਹੀ ਸਹੀ ਸਭ ਕੀ ਲਿਖੋਂ, 

ਪੱਖ ਨ ਠਾਨੋਂ ਰੰਚ। 

ਸਰਲ ਕਥਾ ਸਬ ਜਥਾਮਤ', 'ਆਪਣੀ ਮਤਿ ਅਨੁਸਾਰ। 

ਧਰੋਂ ਯਾਹਿ ਮੈਂ ਸੰਚਿ ॥੧੮॥ 'ਇਕੱਤ੍ਰ ਕਰਕੇ। 

ਕਬਿੱਤ: 

ਯਦਯਪਿ ਅਪਾਰ ਚਾਰੁ' ਗ੍ਰੰਥ ਆਗੇ ਬਨੇ ਸਾਰ”, _'ਸੁੰਦਰ। 'ਸਰੇਸ਼ਟ। 

ਰਸਿਕ' ਬਚਿੱਤ੍ਰ, ਬਹੁ ਸਿਖਨ ਬਨਾਏ ਹੈਂ। 'ਰਸ-ਦਾਇਕ। 'ਅਣੌਖੇ, ਅਸਚਰਜ। 
ਦਸੋਂ ਗੁਰੂਆਨ ਕੇ ਚਰਿਤ' ਬਹੁ ਗਾਏ ਹੈਂ। 'ਕੌਤਕ। 

ਔਰ ਜੋ ਚਿੱਤ ਬਚਿੱਤੁ ਬਹੁ ਪੰਥ ਕੇਰ, 

ਅਧਿਕ ਪਵਿਤ੍ਰ ਸੋ ਤੋ ਕਾਹੂੰ ਨ ਅਲਾਏ ਹੈਂ। 





60 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੰਥ ਜੇ ਉਦਾਸੀ ਆਦਿ ਗੁਰੂ ਕੇ ਅਨਾਸੀ' ਬਹੁ, __'ਆਸਤਕ, ਸ਼ਰਧਾਵਾਨ। (ਅ) ਇੱਛਾ ਰਹਿਤ। 

ਤਿਨ ਕੀ ਸੁਧਾ ਸੀ' ਰੀਤਿ ਗੁਨ ਨ ਦਿਖਾਏ ਹੈਂ 'ਅੰਮ੍ਰਿਤ ਵਰਗੀ। 

॥੧੯॥ 

ਚੌਪਈ: 

ਯਦਸਪਿ ਰਤਨ ਸਿੰਘ ਕਿਛੁ ਗਾਥਾ। 

ਲਿਖੀ ਪੰਥ ਕੀ ਅਤਿ ਹਿਤ ਸਾਥਾ। 

ਤਦਯਪਿ ਰਹੀ ਲਿਖਨ ਤੈ ਘਨੀ। 

ਜੇਤੀ ਸੁਨੀ ਤਿਤੀ ਤਿਹ ਭਨੀ' ॥੨੦॥ 

ਬਿਰਧ ਤਰਣ ਦਲ ਯਹਿ ਦ੍ਰੈ ਜੋਈ। 

ਭਏ ਜੈਸ ਬਿਧਿ ਕਹੇ ਨ ਕੋਈ। 

ਅਰ ਪੁਨ ਦ੍ਰਾਦਸ ਮਿਸਲਾਂ ਜੈਸੇ। 

ਭਈ ਨ ਕਹੀ ਤਾਹਿ ਪੁਨ ਵੈਸੇ ॥੨੧॥ 

ਸੂਰਬੀਰ ਸਿੰਘ ਔਰ ਜੁ ਭਏ। 

ਜ਼ੋਰ ਸਰੋਹੀ' ਰਾਜ ਦਬਏ। 

ਤਿਨ ਕਾ ਚਹੀਏ ਪਤਾ ਲਗਾਯੋ। 

ਸੋ ਤਿਨ ਏਕ ਨ ਕਤਹੂੰ ਗਾਯੋ ॥ ੨੨ ॥ 

$ਗਾਥ ਪੰਥ ਕੀ ਆਹਿ ਅਪਾਰੀ। 

ਜੋ ਨ ਲਿਖੀ ਜਾਇ ਹੈ ਸਾਰੀ। 

ਤੌ ਭੀ ਤਨਕ ਤਨਕ' ਸਭ ਗਾਥਾ। 

ਲਿਖਨੀ ਚਹੀਏ ਸਭ ਕੀ ਸਾਥਾ ॥ ੨੩ ॥ 

ਨਾਮ ਗੁੰਥ ਕਾ ਪੰਥ ਪ੍ਰਕਾਸ਼ੂ। 

ਸਫਲ ਹੋਹਿ ਤਬ ਹੀ ਸੁਖਰਾਸੂ। 

ਅਰ ਪੁਨ ਤਾਰੀਖਨ ਕੇ ਤੌਰੈਂ। 

ਲਿਖਨੀ ਚਹੀਏ ਕਰ ਬਡ ਗੌਰੈਂ ॥੨੪॥ 

ਪੱਖ ਨ ਕਿਸ ਹੀ ਕਾ ਪੁਨ ਚਹੀਏ। 

ਸਾਚ ਸਾਚ ਸਭ ਹੀ ਕਹਿ ਦਈਏ। 

ਰਤਨ ਸਿੰਘ ਜੋ ਗਾਥ ਬਨਾਈ। 

ਤਿਸ ਮੈ ਕਰਯੋ ਪੱਖ ਅਧਿਕਾਈ" ॥੨੫॥ ਤਤ 
| 


ਕੇਵਲ ਅਪਨੇ ਘਰ ਕੀ ਗਾਥਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 61 


ਦਿਖਰਾਈ ਤਿਸ ਨੇ ਹਿਤ ਸਾਥਾ। 
ਸੰਮਤ ਮਾਹਿ' ਨ ਏਕ ਦਿਖਾਯੋ। 

ਜੋ ਚਹੀਅਤ ਥਾ ਠੀਕ ਬਤਾਯੋ ॥ ੨੬ ॥ 
ਪੁਨ ਉਨਿ ਪੱਖ ਰੱਖ ਬਹੁ ਲਿਖਯੋ। 


ਨਿੰਦਸਾ ਮਲਵਈਨ ਕੀ ਟੇਰੀ' ॥੨੭॥ 

ਰਤਨ ਸਿੰਘ ਭੀ ਹੁਤੋ ਮਝੈਲ। 

ਗਹਜਯੋ ਯਾਹਿ ਤੈ ਉਨ ਯਹਿ ਗੈਲਾ। 

ਬਲਿਕੈ ਲਿਖਤਿ ਬਹੁਤ ਠਾਂ ਐਸੇ। 

ਬਢੈ ਬਿਬਾਦ' ਪੰਥ ਮੈਂ ਜੈਸੇ ॥ ੨੮॥ 

ਕਾਇਰ ਕੂਰ ਬਿਅਕਲ ਬਤਾਵਤ। 

ਮਲਵੱਈਨ ਕੋ ਢੱਗੇ ਗਾਵਤਿ। 

ਪੁਨ ਆਲਾ ਸਿੰਘ ਆਦਿ ਬਹਾਦਰ। 

ਭਏ ਸਿੰਘ ਮਲਵਈ ਜੁ ਨਾਦਰ' ॥ ੨੯॥ ਅਨੋਖੇ (ਸੂਰਮੇ)। 
ਜਿਨਿ ਕੇ ਵਡਯਨਿ ਕਰਿ ਗੁਰਿ ਸੇਵਾ। 

ਪਾਯੋ ਰਾਜ ਅਚੱਲ ਜਗਿ ਮੇਵਾ। 

ਜਿਨਿ ਕਰਿ ਪੌਰਖ' ਤੁਰਕ ਸੰਘਾਰੇ। 'ਉੱਦਮ, ਬਲ। 
ਰਾਜ ਦਬਾਇ ਬਚਨ ਗੁਰਿ ਪਾਰੇ ॥੨੦॥ 

ਅਬ ਲੌ ਸੰਤਤ' ਜਿਨ ਕੀ ਧਰ ਪਰ। 'ਉਲਾਦ। 

ਰਾਜ ਕਰਤਿ ਜ਼ਾਹਿਰ ਸਮ ਦਿਨਕਰ'। 'ਸੂਰਜ ਵਾਂਗ। 
ਕੱਚੇ ਤੁਰਕ' ਔਰ ਮੁਲਖੱਈਏ”। ਤੁਰਕਾਂ ਦੇ ਪੱਖੀ। “ਹਿੰਦੂਆਂ ਤੋਂ ਬਣੇ ਤੁਰਕ। 
ਲਿਖਤਿ ਰਤਨ ਸਿੰਘ ਤਿਨ ਕੋ ਹੱਯੇ' ॥੩੧॥ 'ਹੈ। 

ਔਰ ਗਾਥ ਬਹੁ ਅਸਤ ਬਿਅੱਸਤੈ”। 'ਉਲਟ ਪੁਲਟ। 
ਆਗੈ ਪਾਛੈ ਲਿਖਤ ਸਮੱਸਤੈ”। 'ਸਾਰੀ। 

ਬ੍ਰਿਤ ਭੰਗ' ਲੌ ਦੂਖਨ ਭਾਰੇ। ਛੰਦ ਦੀਆਂ ਘੱਟ ਵੱਧ ਮਾਤ੍ਹਾਂ। 
ਆਵਤਿ ਬਹੁ ਤਿਸ ਕਾਬਿ ਮਝਾਰੇ ॥ ੩੨ ॥ 

ਰੀਤੀ ਕਵਿਤਾ ਕੀ ਹੈ ਜੋਈ। 

ਪਿਖੀ ਸੁਨੀ ਨਹਿ ਥੀ ਤਿਨਿ ਕੋਈ। 

ਅਰ ਪੁਨ ਤਾਰੀਖਨ ਕੀ ਰੀਤੀ। 





62 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਹਿ ਪਢੀ ਤਿਹ ਸੁਵਣ ਨ ਕੀਤੀ ॥ ੩੨ ॥ 

ਯਾਂ ਤੇ ਲਿਖੀ ਇਮਾਰਤ! ਐਸੇ। 'ਇਬਾਰਤ, ਵਾਕਰਚਨਾ, ਲਿਖਤ। 
ਬਾਨੀ ਬਕਤਿ' ਜਾਟ ਜਨੁ ਜੈਸੇ। 'ਬੋਲੀ ਬੋਲਦਾ ਹੈ। 

ਬਲਿਕੈ' ਕਈ ਨੌਰ ਉਨ ਲਿਖਜੋ। 'ਸਗੋਂ। 

ਗੁਰੂਅਨ ਕੇ ਨਿਸਬਤ' ਹਮ ਪਿਖਯੋ ॥੩੪॥ ___ 'ਸਬੰਧ ਵਿੱਚ। 

ਉਸਤਤਿ ਬਯਾਜ ਨਿੰਦਯਾ ਨਿਕਸਤ'। 'ਉਸਤਤ ਦੇ ਬਹਾਨੇ ਨਿੰਦਾ ਪ੍ਰਗਟ ਹੁੰਦੀ ਹੈ। 
ਜਿਸ ਕੋ ਸੁਨਿ ਪੜ੍ਹਿ ਸਿਖ ਨ ਬਿਗਸਤਿ'। ਖ਼ੁਸ਼ ਨਹੀਂ ਹੁੰਦੇ। 

ਕਿਛੁਕ ਬਚਨ ਤਿਸ ਕੇ ਇਸ ਠੌਰੈਂ। 

ਲਿਖਹੋਂ ਪਢੋ ਪਿਖੋ ਕਰ ਗੌਰੈਂ ॥ ੨੫ ॥ 

ਦੋਹਰਾ: 

ਮਨਿੰਦ' ਦਾਨੇ ਦੇਗ ਕੇ, 

ਵਹਿ ਅਬ ਦੈਹੁਂ ਦਿਖਾਇ। 

ਜਿਸ ਕੋ ਪਿਖ ਗੁਰ ਸਿਖਨ ਕੇ, 

ਸੰਸੇ ਸਕਲ ਬਿਲਾਇ' ॥ ੩੬॥ 

ਬੇਈਂ ਨਾਮ ਸੁ ਨਦੀ ਤੈ, ਰਵਿ ਸਮ' ਜਬ ਗੁਰ 

ਆਦਿ। 

ਆ ਪੁਗਟੇ ਹਰਿ ਲੋਕ ਤੈ, ਤਹਾਂ ਸੁਨੋ ਤਿਹ ਬਾਦ' 

॥੩੭॥ 

[ਤਥਾ ਹੀ- ਬਚਨ ਭਾਈ ਰਤਨ ਸਿੰਘ 

ਤੇੜ ਅੰਗੋਛਾ' ਮੋਢੇ ਪਰਣਾ। ਛੋਟਾ ਕੱਛਾ, ਪਰਨਾ, ਤੌਲੀਆ। (ਸੰ: ਅੰਗ ਪ੍ਰੋਛਕ- ਅੰਗਾਂ ਨੂੰ 


ਉਛ (ਢੱਕਣ ਵਾਲਾ), ਅੰਗ ਢੱਕਣ ਦਾ ਬਸਤ੍ਰ।) 
ਨਿਕਸਜਯੋ ਖੇਤ ਮਾਹਿ ਜਯੋਂ ਡਰਨਾ'। 
ਅੜਿੱਲ : 

ਯਹਿ ਉਨਿ ਬਚਨ ਬਖਾਨਜਯੋ, ਸਹਿਤ ਮਸਾਲ' ਜੋ। _'ਦ੍ਰਿਸ਼ਟਾਂਤ, ਉਦਾਹਰਣ। 

ਬਯਾਜ ਉਸਤਤੀ ਨਿੰਦਯਾ, ਭਈ ਬਿਸਾਲ ਸੋ। 

ਫਿਰ ਉਨਿ ਜਨਕ ਅਵਤਾਰ, ਆਦਿ ਗੁਰ ਕਹਯੋ 

ਗੁਨ। 

ਹੋ ਗੁਰੂ ਗੁੰਥ ਕਾ ਲਿਖਯੋ, ਸੰਗ ਪ੍ਰਮਾਨ' ਪੁਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਪਈ: 

ਦੁਤੀ ਮਹੱਲੇ ਕੀਰਤ ਭੱਟ ਨੇ। 

ਬੀਚ ਸਵੱਈਅਨ ਕੀਨ ਜੁ ਰਟਨੇ'। 

ਯਹਿ ਪੁਮਾਣ ਦਯੋ ਤਿਨ ਜੋਈ। 

ਨਹਿ ਸਰੂਪ ਪਰ ਹੈ ਯਹਿ ਕੋਈ ॥੩੯॥ 
ਵਰਤਨ ਜਨਕ ਰਾਜ ਗੁਰ ਕੇਰਾ। 

ਲਖ ਸਮਾਨ ਸਭ ਯੌ ਭਟਿ ਟੇਰਾ।। 

ਪੁਨ ਜਿਹ ਯਾਹੀ ਮੈਂ ਹੱਠ ਹੱਈਏ। 

ਆਗੇ ਲਿਖਯੋ ਪਿਖਯੋ ਤਿਹ ਚਹੀਏ ॥ ੪੦॥ 
ਵੀਚ ਸਵੱਈਅਨ ਭੱਟਨ ਸਾਰਨ'। 

ਯਾ ਬਿਧਿ ਕੀਨੋ ਬਹੁਤ ਉਚਾਰਨ ॥੪੧॥ 
ਯਥਾ: 


ਤਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ 

| 

ਉਗੂ ਸੈਣ ਕੋਰਾਜੁ ਅਭੈ ਭਗਤਹ ਜਨ ਦੀਓ ॥ 
(ਸ: ਮ: ੧ਕੇ, ਪੰ: ੧੩੯੦) 

[ਔਰ: 

ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿਰਸ 
ਪੂਰਨ ਸਰਬ ਕਲਾ ॥ (ਸ: ਮ: ੧. ਪੰ: ੧੩੮੯) 
ਦੋਹਰਾ: 

ਇਤਿਯਾਦਕ ਬਹੁ ਬਚਨ ਕਹਿ, 

ਗੁਰੂ ਹਰੀ ਅਵਤਾਰ। 

ਏਕ ਵਾਕ ਗਹਿ ਤਾਹਿ ਕਿਮ, 


63 





64 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਯੋ ਜਨਕਿ ਬਪੁ' ਧਾਰਿ ॥੪੨॥ 

ਅੜਿੱਲ: 

ਫਿਰ ਜਬ ਸਾਹਿਬਜ਼ਾਦੇ, ਵੀਚ ਸਰ੍ਹੰਦ ਕੇ। 

ਤ੍ਰਿਣ ਜਯੋਂ ਤਨ ਤਜ ਗਏ, ਸਹਿਤ ਆਨੰਦ ਕੇ। 
ਨਿਜ ਪਿਤ ਗੁਰ ਕਾ ਬਚਨ, ਸਫਲ ਥਾ ਉਨ 
ਕਰ੍ਯੋ। 

ਹੋ ਰਤਨ ਸਿੰਘ ਨੇ ਸੁਨੋ, ਤਹਾ ਜਿਮ ਹੈ ਰਰਯੋ” 
॥੪੩॥ 

ਤਥਾ ਹੀ- 

ਤੁਰਕ ਜਬ ਵੀਚ ਕਚਹਿਰੀ ਬੰਨ੍ਹ ਬਾਲ ਗੁਰ ਕੇ 
ਲਯਾਏ ਸਨ। 

ਫੜੇ ਘਸੀਟੇ ਰੋਵਤੇ ਨਹਿ ਆਯੋਂ ਤਰਸ ਮਨ। 

ਹੁਤੋ ਊਹਾਂ ਥੋ ਖੜੋਂ ਛੁਰੇ ਇਕ ਵਾਰੋ। 

ਦੈ ਗੋਡੇ ਹੇਠ ਕਰ ਜਬੇ! ਉਨ ਡਾਰੋ। 

ਤੜਫ ਤੜਫ ਜਿੰਦ ਗਈ ਉਡਾਇ। 

ਇਮ ਸ਼ੀਰ ਖੋਰ' ਦੁਇ ਦਏ ਕਤਲਾਇ। 
ਮਾਰੀਆਂ। 

ਪਾਨ ਨਿਕਲੇ ਔਖੇ ਫੇਰ ਸ਼ਰੀਰ ਛੋਡੇ ਦਬਾਇ 
ਨਾਹੀ ਈਂਧਨ' ਪਾਇ ਦੇਹਾਂ ਸਾੜੀਆਂ। 

ਅੜਿੱਲ : 

ਇਤਯਾਦਿਕ ਬਹੁ ਨੌਰ, ਕਹੀ ਉਨਿ ਬਾਨਿ' ਬਾਹੁ। 
ਜੋ ਸਿੱਖਨ ਕੌ ਕਟੂ', ਲਗਤਿ ਸੁਨਿ ਕਾਨ ਮਹੁ। 
ਮਨ ਮੈ ਫੁਰਤ ਗਿਲਾਨੀ', ਲੱਜਜਾ ਗਹਿਤ ਅਤਿ। 
ਹੋ ਕਿਆ ਵਹੁ ਗੁਰ ਕੇ ਸੁਤ, ਨਹਿ ਥੇ ਸਮਰੱਥ ਮਤ 
॥੪੪॥ 

ਗੁਰ ਘਰ ਕੇ ਤੋ ਸੁਆਨ', ਅਜ਼ਮਤੀ ਹੈਂ ਭਏ। 
ਤੜਫ ਤੜਫ ਗੁਰ ਪੁਤੂਨਿ, ਤਨ ਨਿਜ ਕਯੋਂ ਦਏ। 
ਯਹਿ ਸਭ ਤਿਸ ਕਾ ਕਥਨ, ਐਸ ਪਹਿਚਾਨੀਏ। 
ਹੋਂ ਬਿਨਾ ਵਿਚਾਰੇ ਲਿਖਯੋ, ਰਤਨ ਸਿੰਘ ਮਾਨੀਏ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 65 


॥੪੫॥ 

ਗੁੰਥ ਪੰਥ ਪ੍ਰਕਾਸ਼, ਰਤਨ ਸਿੰਘ ਕੀਨ ਜੋ। 

ਸਾਖੀ ਅਧਿਕ ਬਟੋਰੀ', ਪਾਵਨ ਪੀਨ? ਜੋ। 

ਸੋ ਹਮ ਤਿਸ ਕਾ ਧਰ ਕਰਿ, ਉਰਿ ਉਪਕਾਰ ਵਰ। 
ਹੋ ਗੰਥ ਰਚਿਤ ਹੈਂ ਨਜਯੋਂ, ਤਾਹਿਂ ਜੋਹਾਰ' ਕਰਿ 
॥੪੬॥ 

ਦੋਹਰਾ: 

ਰਤਨ ਸਿੰਘ ਜਿਹ ਹਿਤ ਰਚਜੋ, 

ਗੁੰਥ ਪੰਥ ਪ੍ਰਕਾਸ਼। 

ਸੋ ਹੇਤੂ' ਅਬ ਕਹਿਤ ਹੋਂ, 

ਸੁਨੋ ਸਤਾ ਖਾਸ ॥੪੭॥ 

ਚੌਪਈ: 

ਸੰਥਬਤ ਅਠ ਦਸ ਸਹਸ ਸਾਠ ਪਰਾਂ। ਸੰਮਤ ਅਠਾਰਾਂ ਸੌ ਤੋਂ ਉਪਰ ਸੱਠ ਭਾਵ ੧੮੬੦ ਬਿ:। 
ਲਖੋਂ ਬਿਕ੍ਰਮੀ ਭਯੋ ਜਥੈ ਬਰ। 
ਅੰਗ੍ੇਜ਼ਨ ਤਬ ਦੈ ਕਰਿ ਜ਼ੋਰ। 

ਕਰੇ ਜੰਗ ਮਰ੍ਹਟਸੋਂ ਸਨ ਘੋਰ' ॥ ੪੮ ॥ 
ਫਰਾਂਸੀਸ ਇਕ ਹੁਤੋ ਫਰੰਗੀ। 

ਪੀਰਨ ਸਾਹਿਬ ਨਾਮ ਦੁਰੰਗੀ'। 
ਮਰ੍ਹਟਜੋਂ ਕਾ ਵਹਿ ਸਿਪਹਿ ਸਲਾਰਾ। 

ਹੁਤੋ ਮਾਤਬਰ' ਅਰ ਮੁਖਤਾਰ ॥ ੪੯ ॥ 

ਨਿਮਕ ਹਰਾਮ ਅਧਿਕ ਵਹਿ ਭਯੋ। 

ਸਾਥ ਅੰਗ੍ਰੇਜ਼ਨ ਕੇ ਮਿਲ ਗਯੋ। 
ਅੰਗ੍ਰੇਜ਼ਨ ਤੇ ਲੈ ਬਹੁ ਦਾਮ'। 

ਗਯੋ ਛੋਡ ਤਬ ਹੀ ਸੰਗ੍ਰਾਮ' ॥ ੫੦॥ 

ਕਮਰ ਮਰ੍ਹਟਯੋਂ ਕੀ ਵਹਿ ਤੋਰਿ। 

ਗਯੋ ਪਧਾਰ ਬਲਾਯਤ ਓਰਿ। 
ਬੇਈਮਾਨ ਭਯੋ ਵਹਿ ਜਬ ਹੀ। 

ਦਾਉ ਪੇਖ ਅੰਗੇਜ਼ਨ ਤਬ ਹੀ ॥੫੧॥ 

ਫੌਜ ਬਟੋਰ' ਅਧਿਕ ਦੈ ਜੋਰ। 

ਕਰੇ ਜੰਗ ਮਰ੍ਹਟਮੋਂ ਸਨ ਘੋਰ। 





66 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਖਰ ਮਰ੍ਹਟੇ ਹਾਰ ਪਲਾਏ'। 'ਨੱਸ ਗਏ। 

ਇਤ ਉਤ ਗਏ ਦੌਰ ਕਿਤ ਥਾਏ ॥੫੨ ॥ 

ਕੋਇਲ' ਜੀਤ ਅੰਗੇੇਜ਼ਨ ਲਈ। ਯੂ.ਪੀ. ਵਿੱਚ ਇਕ ਨਗਰ ਜਿਸ ਦਾ ਹੁਣ ਨਾਮ ਅਲੀਗੜ੍ਹ ਹੈ। 

ਹਾਰ ਮਰ੍ਹਟਯੋਂ ਕੀ ਬਹੁ ਭਈ। 

ਦਿੱਲੀ ਉਸੀ ਜ਼ਮਾਨੇ ਮਾਹੀ। 

ਮਰ੍ਹਟਯੇਂ ਕੇ ਕਬਜੇ ਮੈ ਆਹੀ ॥੫੩॥ 

ਆਲਮ ਸ਼ਾਹ ਹੁਤੋ ਪਾਤਸ਼ਾਹਿ। 

ਮਰ੍ਹਟਯੇਂ ਕੇ ਅਧੀਨ ਥਾ ਵਾਹਿ ॥੫੪॥ 

ਦੋਹਰਾ: 

ਅੰਗ੍ਰੇਜ਼ਨ ਜਬ ਅਲੀ ਗਢ, 

ਲਿਯ ਮਰ੍ਹਟਸੋ ਤੈ ਛੀਨ। 

ਦਿੱਲੀ ਬਿਨ ਹੀ ਜੰਗ ਤੇ 

ਫਿਰ ਅੰਗ੍ਰੇਜ਼ਨ ਲੀਨ ॥ ੫੫॥ 

ਚੌਪਈ: 

ਸਾਹਿਬ ਲਾਰਡ ਲੀਕ" ਬਹਾਦਰ। “ਲਾਰਡ ਲੇਕ (ਜਨਮ ੧੭੭੨ ਈ: ਦਿਹਾਂਤ ੧੮੦੮ ਈ:) 
ਉਸ ਸਮੇਂ' ਹਿੰਦੁਸਤਾਨੀ ਫ਼ੌਜਾਂ ਦਾ ਜੰਗੀ ਲਾਟ ਸੀ। ਫੂਲ ਕੀਆਂ 
ਰਿਆਸਤਾਂ ਨਾਲ ਇਸ ਦੀ ਚੰਗੀ ਮਿੱਤਰਤਾ ਸੀ। 


ਦਿੱਲੀ ਤੈ ਚਢ ਕਰਿ ਫਿਰ ਸਾਦਰ। 
ਡੀਂਗ' ਓਰ ਮਰ੍ਹਟਜੋਂ ਕੇ ਪਾਛੇ। 'ਰਿਆਸਤ ਭਰਤਪੁਰ ਦਾ ਇਕ ਪੁਰਾਣਾ ਸ਼ਹਿਰ। 
ਬਹੁ ਲਸ਼ਕਰ ਲੈ ਧਾਯੋ ਆਛੇ ॥ ੫੬ ॥ 
ਲੋਣੀ ਅਖਟਰ ਇਕ ਕਰਨੈਲ। 

ਬੀਰ ਬਾਂਕਰੋ ਹੁਤੋ ਗੁਸੈਲ। 

ਸੋ ਦਿੱਲੀ ਕੇ ਬੀਚ ਰਹਾਯੋ। 
ਬੰਦੋਬਸਤ ਕੀਨ ਮਨ ਭਾਯੋ ॥੫੭॥ 
ਇਸ ਤੇ ਪਹਿਲੇ ਕੇਤਕ ਸਾਲੇ। 

ਸਿੰਘਨ ਕਾ ਲੈ ਕਟਕ' ਬਿਸਾਲੇ। 

ਜੱਸਾ ਸਿੰਘ ਰਾਮਗਢ ਵਾਰੋ। 

ਔਰ ਬਘੇਲ ਸਿੰਘ ਬਰਿਆਰੋ' ॥੫੮॥ 
ਜਬ ਵਹਿ ਲੈ ਸਿੰਘਨ ਕੀ ਸੈਨਾ। 
ਪਹੁੰਚੇ ਦਿੱਲੀ ਢਿਗ ਬਲ ਐਨਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 67 


ਦਿਲੀ ਗਿਰਦ ਦੇਸ ਬਹੁ ਲੂਟਯੋ। 

ਸਰਨ ਪਰਯੋ ਜੋਈ ਸੋ ਛੂਟਯੋ ॥੫੯॥ 

ਮੁਲਕ ਬੀਚ ਬਹੁ ਗਰਦੀ' ਪਾਈ। 

ਲੋਣੀ ਗਯੋਂ ਸੁਨਤਿ ਦਹਿਲਾਈ'। 

ਸਿੰਘਨ ਕਾ ਦਲ ਅਧਿਕ ਪਛਾਨਾ। 

ਬੀਰ ਬਾਂਕਰੋ ਬਲੀ ਮਹਾਨਾ ॥੬੦॥ 

ਅਰ ਪੁਨ ਧਾਂਕ ਸਿੰਘਨ ਕੀ ਸੁਨ ਕਰਿ। 

ਜੰਗੀ ਅਧਿਕ ਲੁਟੇਰੇ ਗੁਨ ਕਰਿ। 

ਲੋਣੀ ਅਖਟਰ ਦਿਲੀ ਛੋਰ। 

ਗਯੋਂ ਸੈਨ ਲੈ ਕੋਇਲ ਓਰ ॥੬੧॥ 

ਜਬ ਯਹਿ ਖਬਰ ਸਿੰਘਨ ਸੁਨ ਪਾਈ। 

ਧਸੇ ਦਿੱਲੀ ਮੈਂ ਧੌਂਸ ਬਜਾਈ। 

ਲੂਟ ਮਾਰ ਕਰ ਤੁਰਕੈਂ ਖੁਆਰੀ। 

ਮੁਗਲ ਮਹੱਲਾ ਦਯੋ ਉਜਾਰੀ ॥ ੬੨॥ 

ਸ਼ਾਹਿ ਅੰਮੀਰਨ ਮਿਲ ਕਰਿ ਸਭ ਹੀ। 

ਮੇਲ ਕਰਜੋ ਸਿੰਘਨ ਸੋਂ ਤਬ ਹੀ। 

ਸਿਮਰੁ ਕੀ ਬੇਗਮ' ਨੇ ਸਾਰਾ। 'ਸਮਰੂ ਉਪਨਾਮ ਸੀ ਜੋ ਪਰਸਿੱਧ ਹੋ ਗਿਆ, ਅਸਲ ਨਾਮ 

ਰੁ ਵਾਲਟਰਰੇਨਹਾਰਡ (੧631੦: ੧੧010) ਸੀ। ਇਸ ਦੀ 

ਮਾਂ ਫ਼ਰਾਂਸ ਦੀ ਅਤੇ ਪਿਤਾ ਜਰਮਨ ਦਾ ਸੀ। ਇਹ ਪਹਿਲਾਂ 
ਫ਼ਰਾਂਸ ਦੀ ਜਹਾਜ਼ੀ ਫ਼ੌਜ 'ਚ ਭਰਤੀ ਹੋਇਆ। ਫੇਰ ਅੰਗ੍ਰੇਜ਼ੀ 
ਫ਼ੌਜ ਵਿੱਚ ਨੌਕਰੀ ਕੀਤੀ। ਫੇਰ ਬੰਗਾਲ ਦੇ ਨਵਾਬ ਮੀਰ 
ਕਾਸਮ ਦੀ ਚਾਕਰੀ ਕੀਤੀ। ਸੰਨ ੧੭੬੩ ਵਿੱਚ ਪਟਨੇ ਦੇ 
ਰੈਜ਼ੀਡੈਂਟ ਤੇ ਅਨੇਕ ਅੰਗ੍ੇਜ਼ਾਂ ਦੀ ਜਾਨ ਲਈ। ਸਮਰੂ ਫ਼ਾਰਸੀ 
ਦਾ ਚੰਗਾ ਵਿਦਵਾਨ ਸੀ। ਇਸ ਨੇ ਆਪਣੇ ਉੱਦਮ ਨਾਲ 
ਸਰਧਨੇ ਸ਼ਹਿਰ (ਮੇਰਠ ਤੋਂ ੧੨ ਮੀਲ ਉੱਤਰ ਪੱਛਮ) 
ਆਪਣੀਰਾਜਧਾਨੀ ਕਾਇਮ ਕੀਤੀ। ੧੭੭੮ ਈ: ਵਿੱਚ ਇਸ 
ਦੀ ਮੌਤ ਆਗਰੇ ਹੋਈ। ਬੇਗਮ ਸਮਰੂ, ਲੁਤਫ ਅਲੀ ਖਾਨ ਦੀ 
ਪੁੱਤਰੀ ਸੀ। ਇਸ ਦਾ ਨਾਉਂ ਜ਼ੇਬੁੱਨਿਸਾ ਸੀ। ਸੰਨ ੧੭੫੧ 
ਵਿੱਚ ਜਨਮ ਤੇ ਸੰਨ ੧੭੬੫ ਵਿੱਚ ਸਮਰੂ ਨਾਲ ਸ਼ਾਦੀ ਹੋਈ। 
ਪਤੀ ਦੇ ਮਰਨ ਬਾਦ ਰਿਆਸਤ ਦੀ ਮਾਲਕ ਬਣੀ। ਇਸ ਦਾ 
ਇਲਾਕਾ ਮੁਜ਼ੱਫ਼ਰ ਨਗਰ ਤੋ' ਅਲੀਗੜ੍ਹ ਤੱਕ ਸੀ। ਇਹ ਬੜੀ 
ਦਾਨੀ ਤੇ ਉਦਾਰ ਚਿੱਤ ਸੀ। ੨੭ ਜਨਵਰੀ ੧੮੩੬ ਈ: ਨੂੰ 
ਸਮਰੂ ਦੀ ਬੇਗਮ ਦਾ ਦਿਹਾਂਤ ਹੋਇਆ। 





68 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੀਚ ਆਇ ਕਰਿ ਕਾਜ ਸਵਾਰਾ ॥੬੨੩॥ 
ਹੁਤੀ ਬਘੇਲ ਸਿੰਘ ਕੇ ਸਾਥੇ। 

ਤਿਸ ਕੀ ਮੁਲਾਕਾਤ ਬਖਯਾਤੇ। 

ਜੱਸਾ ਸਿੰਘ ਲੈ ਬਿੱਤ' ਅਪਾਰਾ। 

ਪੁਨ ਤੋਪਾਂ ਲੈ ਕਿਤਕ ਪਧਾਰਾ ॥ ੬੪॥ 


ਕਰਿ ਸਲਾਹਿ ਹਿਤ ਲੂਟਨ ਮਾਰਨ ॥ ੬੫॥ 

ਘਨੇ ਸ਼ਹਿਰ ਤੁਰਕਨ ਕੈ ਲੂਟੇ। 

ਹਿੰਦੂ ਸਰਨ ਪਰੇ ਸੇ ਛੂਟੇ। 

ਖੁਰਜੇ ਲੌ ਬਹੁ ਸ਼ਹਿਰ ਲੁਟਏ। 

ਰੋਕੇ ਨਾਹਿ ਕਿਸੂ ਸੇਂ ਗਏ ॥੬੬॥ 

ਫਿਰ ਜਬ ਯਹਿ ਸਿੰਘਨ ਕੀ ਸੈਨਾ। 

ਦਿੱਲੀ ਬੀਚ ਧਸੀ ਬਲਿ ਐਨਾ”। 

ਲੂਟ ਮਾਰ ਬਡ ਗਰਦੀ' ਪਾਈ। 

ਮੁਗਲ ਮਹੱਲਾ ਦਯੋ ਜਰਾਈ ॥੬੭॥ 

ਔਰ ਹਕੂਮਤ ਕੀਨੀ ਭਾਰੀ। 

ਕਥਾ ਲਿਖੋਂ ਆਗੇ ਚਲ ਸਾਰੀ। 

ਫਿਰ ਬਘੇਲ ਸਿੰਘ ਦਿੱਲੀ ਤਜ ਕੈ। 

ਆਯੋ ਇਤ ਲੈ ਬਿੱਤ ਬਹੁ ਰਜ ਕੈ ॥੬੮॥ 

ਜੇ ਕਰ ਸਿੰਘ ਨ ਤਜਤੇ ਦਿੱਲੀ। 

ਕਰਤੇ ਰਾਜ ਸਾਜ ਬਿਨ ਢਿੱਲੀ। 

ਕੌਨ ਛੁਡਾਤੋ ਇਨ ਤੈ ਦਿੱਲੀ। 

ਜੇ ਕਰਤੇ ਸਿੰਘ ਮਨਸਾ ਦਿੱਲੀ ॥੬੯॥ 

ਛਡਤੇ ਨ ਕਮਾਣ ਨਿਜ ਢਿੱਲੀ। 

ਦੇਤੇ ਮੇਲ ਜਗਤ ਮੈ ਜਿੱਲੀ'। 

ਪਤਸ਼ਾਹੀ ਭੀ ਪਰੀ ਥੀ ਮਿੱਲੀ। 

ਪਰ ਜੇ ਸਿੰਘ ਨ ਬਨਤੇ ਬਿੱਲੀ ॥ ੭੦॥ 

ਕਯੋਂ ਚੁਕਤੇ ਅੰਗ੍ਰੇਜ਼ੀ ਚਿੱਲੀ'। 'ਗੁਲਾਮੀ ਰੂਪ ਚਿੱਲੀ (ਚਿੱਲੀ- ਊਠ ਉਪਰ ਲੱਦਿਆ ਪੱਠਿਆਂ 
ਦਾ ਭਾਰ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 69 


ਕਯੋਂ ਠੁਕਵਾਤੇ ਗਰਦਨ ਕਿੱਲੀ'। 

ਫਿਰ ਕਯੋਂ ਹੋਤੀ ਜਗ ਮੈ ਖਿੱਲੀ। 

ਪੈ ਭਾਵੀ ਯੂੰਹੀ ਥੀ ਹਿੱਲੀ' ॥ ੭੧॥ 

ਹੁਤੇ ਸਿੰਘ ਤਬ ਭੋਲੇ ਭਾਲੇ। 

ਬੀਰ ਬਾਂਕੁਰੇ ਬਲੀ ਬਿਸਾਲੇ। 

ਸੋਚਤ ਨਹਿ ਥੇ ਦੂਰ-ਅੰਦੇਸ਼ੀ'। 

ਰਖਤੇ ਰੀਤਿ ਨੀਤਿ ਦਰਵੇਸ਼ੀ ॥। ੭੨॥ 

ਰਾਜਨੀਤਿ ਕੀ ਰੀਤਿ ਨ ਲਖਤੇ'। 

ਦਾਵ ਘਾਵ ਨਹਿ ਥੇ ਕਿਛੁ ਤਕਤੇ। 

ਛੋਡ ਆਏ ਦਿੱਲੀ ਬਿਨ ਬਾਰੇ'। 

ਤੁਰਕਨ ਕੇ ਛਲ ਨਾਹਿ ਵਿਚਾਰੇ ॥ ੭੩॥ 

ਫਿਰ ਪ੍ਰਮੇਸ਼ਰ ਕਰਯੋ ਜੁ ਚਾਹਿਤ। 

ਲੱਖ ਸਬੱਬ ਬਨਾਇ ਨਿਬਾਹਤਿ। 

ਪਰਾਰਭਧ' ਜਿਸ ਕੀ ਹੂ ਜੈਸੇ। 

ਮਿਲਤਿ ਸਹਾਇ ਬੁਧਿ ਤਿਹ ਤੈਸੇ ॥। ੭੪॥ 

ਦੋਹਰਾ: 

ਦਿੱਲੀ ਕੋ ਤਜ ਸਿੰਘ ਜਬ, 

ਆਏ ਤਰਫ਼ ਪੰਜਾਬ। 

ਲੋਣੀ ਅਖਟਰ ਫਿਰ ਅਯੋਂ, 

ਦਿੱਲੀ ਬੀਚ ਸ਼ਿਤਾਬ' ॥ ੭੫ ॥ 

ਚੌਪਈ: 

ਫਿਰ ਅੰਗ੍ਰੇਜ਼ਨ ਦਿੱਲੀ ਆਇ। 

ਬੰਦੋਬਸਤ ਨਿਜ ਕਰਯੋ ਬਨਾਇ। 

ਲੋਣੀ ਅਖਟਰ ਕੋ ਜੋ ਸੂਝਯੋ। 

ਇਕ ਦਿਨ ਬਾਦਸ਼ਾਹ ਤੈ ਬੂਝਯੋ ॥ ੭੬॥ 

ਸਿੰਘ ਮਜ਼ਬ ਯਹ ਕੈਸੇ ਭਯੋ। 

ਫਿਰ ਇਨਿ ਰਾਜ ਕਹੋ ਕਿਮਿ ਲਯੋ। 

ਕੈ ਬਜ਼ੋਰ ਸ਼ਮਸ਼ੇਰ' ਲਯੋ ਇਨਿ। 'ਤਲਵਾਰ ਦੇ ਬਲ ਨਾਲ। 

ਸ਼ਾਹਿ ਪਟਾ' ਲਿਖ ਦਯੋ ਕਿਧੌ ਕਿਨਿ ॥੭੭॥ __'ਸਨਦ, ਅਧਿਕਾਰ ਪੱਤੁ। 

ਆਲਮ ਸ਼ਾਹਿ" ਯਾਹਿ ਸੁਨਿ ਬੋਲਯੋ। “ਸ਼ਾਹ ਆਲਮ- ਇਹ ਆਲਮਗੀਰ ਦੂਜੇ ਦਾ ਪੁੱਤਰ ਸੀ। ਇਸ 
ਨੇ ਸੰਨ ੧੭੬੦ ਈ: ਤੋਂ ੧੮੦੬ ਈ: ਤੱਕ ਦਿੱਲੀ ਦੀ 





70 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਪਟੀ ਕਪਟ ਕਠੋਲਾ' ਖੋਲ੍ਯੋ। 
ਦੁਸ਼ਮਨ ਦੁਸ਼ਮਨ ਕੀ ਕਬ ਨੀਕੀ। 
ਬਾਤ ਕਹਿਤ ਹੈ ਜਾਨੋ ਠੀਕੀ ॥ ੭੮ ॥ 
ਸਿੰਘਨ ਸੋਂ ਤੁਰਕਨ ਕਾ ਬੈਰ। 

ਜਿੱਦਨ ਮਜਬੀ' ਆਹਿ ਬਧੈਰ। 

ਸੋ ਦਿਲ ਰਾਖ ਤੁਰਕੇਸ ਉਚਾਰਜੋ। 
ਸਾਂਪ ਸਮਾਨ ਡੰਕ ਚਹਿ ਮਾਰਯੋ ॥ ੭੯॥ 
ਚਾਰ ਭਾਂਤਿ ਨਰ ਹੈਂ ਜਗਿ ਜਾਨੋ। 
ਮਾਖੀ, ਸਾਂਪ, ਅਸੁਰ', ਸੁਰ” ਮਾਨੋ। 
ਆਪ ਖੋਇ, ਪਰ ਕਾਜ ਬਿਗਾਰੈ। 

ਸੋ ਮਾਖੀ ਸਮ ਲਖੋ ਅਪਾਰੈ ॥੮੦॥ 
ਬਿਨਾ ਲਾਭ ਨਿਜ, ਪਰ ਕੀ ਹਾਨੀ। 

ਕਰ ਹੈ, ਸੋ ਨਰ ਸਾਂਪ ਸਮਾਨੀ। 

ਪਰ ਕੌ ਮਾਰ ਕਾਜ ਨਿਜ ਕਰੈ। 

ਸੋ ਨਰ ਰਾਕਸ਼ ਬੁਧਿ ਜਨ ਰਰੈਂ ॥੮੧॥ 
ਜਜਯੋਂ ਤਯੋਂ ਕਰਿ ਕਰਿ ਹੈ ਉਪਕਾਰੇ। 
ਆਹਿ ਦੇਵ ਨਰ ਜਗਤ ਮਝਾਰੇ। 

ਆਹਿ ਸੁਭਾਵ ਨਰਕ ਕੇ ਆਮ'। 

ਬੇਰ, ਸੁਪਾਰੀ, ਦਾਖ', ਬਦਾਮ ॥ ੮੨॥ 
ਦਿਲੋਂ ਬੁਰਾ ਊਪਰ ਤੇ ਆਛਾ। 


ਬਾਦਸ਼ਾਹੀ ਕੀਤੀ। ਇਸ ਦੀ ਕਮਜ਼ੋਰੀ ਵੇਖ ਕੇ ਜਨਵਰੀ ਸੰਨ 
੧੭੮੫ ਵਿੱਚ ਮਾਧਵ ਰਾਉ ਸੇਂਧੀਆ ਮਰਹੱਟੇ ਨੇ ਦਿੱਲੀ ਤੇ 
ਆ ਕਬਜ਼ਾ ਕੀਤਾ। ਸ਼ਾਹ ਆਲਮ ਨੂੰ ਨਾਮ ਮਾਤਰ ਬਾਦਸ਼ਾਹ 
ਰੱਖ ਕੇ ਮਨ ਭਾਉਂਦੀ ਹਕੂਮਤ ਕੀਤੀ। ਸੰਨ ੧੭੮੭ ਵਿੱਚ 
ਸਹਾਰਨ ਪੁਰ ਅਤੇ ਮੇਰਠ ਦੇ ਜਗੀਰਦਾਰ ਜ਼ਾਬਿਤਾ ਖ਼ਾਨ ਦੇ 
ਪੁੱਤਰ ਗ਼ੁਲਾਮ ਕਾਦਿਰ ਨੇ ਮਰਹੱਟਿਆਂ ਨੂੰ ਜਿੱਤ ਕੇ ਦਿੱਲੀ ਆ 
ਮੱਲੀ। ੧੦ ਅਗਸਤ ਸੰਨ ੧੭੮੮ ਵਿੱਚ ਗ਼ੁਲਾਮ ਕਾਦਿਰ ਨੇ 
ਖੰਜਰ ਨਾਲ ਸ਼ਾਹ ਆਲਮ ਦੀਆਂ ਅੱਖਾਂ ਕੱਢ ਦਿੱਤੀਆਂ। ੨੧ 
ਦਸੰਬਰ ਸੰਨ ੧੭੮੮ ਵਿੱਚ ਗ਼ੁਲਾਮ ਕਾਦਿਰ ਨੂੰ ਮਾਰ ਕੇ 
ਮਰਹੱਟਿਆਂ ਫਿਰ ਦਿੱਲੀ 'ਤੇ ਕਬਜ਼ਾ ਕਰ ਲਿਆ ਤੇ ਸ਼ਾਹ 
ਆਲਮ ਫਿਰ ਮਰਹੱਟਿਆਂ ਦੇ ਵੱਸ ਪਿਆ। ਅੰਤ ਅੰਗਰੇਜ਼ਾਂ ਨੇ 
ਇਸ ਨੂੰ ਕੈਦ ਤੋਂ ਛੁਡਾ ਕੇ ਗੁਜ਼ਾਰਾ ਮੁਕੱਰਰ ਕਰ ਦਿੱਤਾ ਤੇ 
ਨਾਮ-ਮਾਤ੍ਰ ਨੂੰ ਬਾਦਸ਼ਾਹ ਥਾਪੀ ਰੱਖਿਆ। 

ਫ਼ਲ ਦਾ ਕੋਠਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 0 


ਬੇਰ ਸਮਾਨ ਵਹੀ ਨਰ ਕਾਛਾ'। 

ਬਾਹਰ ਭੀਤਰ ਤੇ! ਇਕ ਜੈਸਾ। 

ਨਰ ਕਠੌਰ ਪੂੰਗੀ' ਸਮ ਹੈਸਾ ॥੮੩॥ 

ਉਪਰ ਕਠਨ ਹੋਇ ਦਿਲ ਨੀਕੋ। 

ਸੋ ਬਦਾਮ ਸਮ ਲਹੀਅਤਿ ਠੀਕੋ। 

ਕੋਮਲ ਬਾਹਰ ਭੀਤਰ ਜੋਈ। 

ਦਾਖ ਅੰਗੂਰ ਲਖੋ ਸਮ ਸੋਈ ॥ ੮੪॥ 

ਉੱਤਮ ਮਧਮ ਮੰਦ ਸਿਰਿਸ਼ਟਿ'। 

ਸ਼ਾਹਿ ਲਖੋਂ ਤਿਹੁਂ ਮਾਹਿ ਕਨਿਸ਼ਟਾ। 

ਜਯੋਂ ਨੁਕਸਾਨ ਸਿੰਘਨ ਹੂੈ ਜਾਈ। 

ਸ਼ਾਹਿ ਅਧਮ' ਸੋ ਬਯੋਂਤ ਬਨਾਈ ॥ ੮੫॥ 

ਨਾਨਕ ਸ਼ਾਹ ਇਕ ਭਯੋ ਫ਼ਕੀਰ। 

ਵੀਚ ਪੰਜਾਬ ਕਹਾਯੋ ਪੀਰਾ। 

ਤਿਸ ਤੈ ਪਾਛੇ ਦਸਮੀ ਨੌਰਾ। 'ਜਗ੍ਹਾ। 
ਭਯੋ ਗੋਬਿੰਦ ਸਿੰਘ ਇਕ ਔਰ ॥ ੮੬॥ 

ਤਿਸ ਨੇ ਯਹਿ ਸਿੰਘਨ ਕਾ ਮਜ਼ਬ। 

ਕੀਓ ਲਟੇਰਾ ਜਾਹਲ' ਗਜ਼ਬ”। 'ਅਨਪੜ੍ਹ, ਬੇਖ਼ਬਰ। “(ਦੁਸ਼ਮਨਾਂ ਤੇ) ਕਹਿਰ (ਪਾਉਣ 


ਵਾਲਾ)। (ਅ) ਅਸਚਰਜ, ਅਨੋਖਾ। 
ਜਬ ਯਹਿ ਲੋਕ ਅਧਿਕ ਜਗਿ ਬਾਢੇ। 
ਲਗੇ ਫ਼ਤੂਰ' ਉਠਾਵਨ ਗਾਢੇ ॥੮੭॥ 'ਉਪਦੁੱਵ, ਊਧਮ, ਗੜਬੜ। 
ਔਰੰਗਜ਼ੇਬ ਸਭਨ ਕੋ ਮਾਰਾ। 
ਮੁਲਕੋਂ ਇਨ ਕਾ ਗੁਰੂ ਨਿਕਾਰਾ। 
ਤਾਂ ਪਾਛੇ ਇਕ ਬੰਦਾ ਨਾਮੀ'। 
ਭਯੋ ਇਨੀ ਮੈ ਸੇ ਮਤਿ ਖਾਮੀ' ॥੮੮॥ 
ਉਨ ਭੀ ਗਦਰ' ਮਚਾਯੋਂ ਭਾਰਾ। 
ਆਖਰ ਭਯੋ ਕਤਲ ਵਹਿ ਹਾਰਾ। 
ਫਿਰ ਨਾਦਰ ਜਬ ਜ਼ੁਲਮੀ ਆਯੋ। 
ਦੇਸ ਲੂਟ ਨਿਜ ਮੁਲਕ ਸਿਧਾਯੋ ॥ ੮੯॥ 
ਤਬ ਤੇ ਰੱਯਤ ਏਹੁ ਹਮਾਰੀ। 
ਬਿਗਰ ਗਰਦੀ' ਬਹੁ ਡਾਰੀ। 





72 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਿਰ ਜਬ ਅਹਿਮਦ ਸ਼ਾਹ ਦੁਰਾਨੀ। 

ਕਈ ਬੇਰ ਆਯੋ ਦੁਖਦਾਨੀ ॥ ੯੦॥ 

ਕਰਿ ਖਰਾਬ ਹਮਾਰੀ ਪਤਿਸ਼ਾਹੀ। 

ਗਯੋ ਲੌਟ' ਵਹਿ ਫਿਰ ਬਦਰਾਹੀ”। 

ਤਬ ਤੈ ਇਨ ਸਿੱਖਨ ਬਲ ਪਾਈ। 

ਮੁਲਕ ਕਰਯੋ ਬਰਬਾਦ ਮਹਾਈ ॥੯੧॥ 

ਜਾਹਲ ਜੰਗੀ ਡਾਕੂ ਚੋਰੈਂ। 

ਇਨ ਸਮ ਨਹਿ ਕੋਊ ਜਗ ਹੋਰੈਂ। 

ਜਜਯੋਂ ਜ੍ਯੋਂ ਹਮਰੀ ਸ਼ਾਹੀ ਬੀਚ। 

ਰਾਹ ਤਨੱਜ਼ਲ ਪਾਯੋ ਨੀਚ' ॥ ੯੨॥ 'ਗਿਰਾਵਟ ਦਾ ਰਾਹ ਇਨ੍ਹਾਂ ਨੀਚਾਂ ਨੇ ਪਾ ਦਿੱਤਾ ਭਾਵ ਸ਼ਾਹੀ 
ਹੇਠ ਨੂੰ ਜਾਣ ਲੱਗੀ। 

ਤੋਂ ਤਯੋਂ ਰੱਯਤ ਏ ਸਬ ਹਮਰੀ। 

ਬਿਗਰ ਗਈ ਹਮ ਤੈ ਤਬ ਸਗਰੀ। 

ਸਿੱਖ ਕੌਮ ਯਹਿ ਜਗ ਮੈ ਜੇਤੀ। 

ਰੱਯਤ ਹੁਤੀ ਹਮਾਰੀ ਤੇਤੀ ॥ ੯੩॥ 

ਫੌਜ ਜਾਹਿ ਨੇ ਜਿਤਕ ਬਟੋਰੀ'। 

ਦਬਯੋ ਮੁਲਕ ਤਿਨ ਤਿਤਕ ਸਜੋਰੀ। 

ਜੋਰ ਜੰਗ ਨਹਿ ਰਾਜ ਲਯੋ ਇਨਿ। 

ਸ਼ਾਹਿ ਪਟਾ ਲਿਖ ਦਯੋ ਨਾਹਿ ਕਿਨਿ ॥੯੪॥ 

ਇਤਯਾਦਿਕ ਬਹੁ ਬਾਤ ਬਨਾਇ। 

ਬਾਦਸ਼ਾਹਿ ਨੈ ਦਈ ਲਿਖਾਇ। 

ਲੋਣੀ ਅਖਟਰ ਨੈ ਯਹਿ ਸੁਨਿ ਕੈ। 

ਕਹਯੋ ਸ਼ਾਹ ਪੈ ਯਾ ਬਿਧਿ ਗੁਨਿ ਕੈ ॥੯੫॥ 

ਜੇ ਕਰਿ ਸਿਖ ਕੌਮ ਯਹਿ ਸਭਹੀ। 

ਪਤਸ਼ਾਹੀ ਰੱਯਤ ਥੀ ਕਬਹੀ। 

ਗਦਲ' ਮਚਾਇ ਬਦਲ ਸਭ ਗਏ। 'ਫਸਾਦ। 

ਖੁਦ ਹੀ ਖੁਦ ਰਾਜੇ ਬਨ ਬਏ' ॥ ੯੬॥ 'ਬਣ ਬੈਠੇ। 

ਰੱਯਤ ਬਿਗੜੀ ਢਿਗ ਕਬਿ ਰਾਜ। 

ਰਹਿਨਾ ਪਾਯੋ ਬਿਨਾ ਸਮਾਜ। (ਬਾਦਸ਼ਾਹੀ) ਸਮਾਨ ਤੋਂ ਬਿਨਾਂ। 

ਯਹਿ ਲਿਖ ਕਰਿ ਨਿਜ ਦਫਤਰ ਮਾਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਖਯੋ ਤਬ ਕਰਨੈਲ ਤਹਾਂ ਹੀ ॥੯੭॥ 

ਅਬ ਸੁਨਿ ਗਾਥ ਔਰ ਇਕ ਭਾਰੀ। 

ਸਿੱਖਨ ਮੈ ਜਯੋਂ ਪਰਯੋਂ ਵਿਗਾਰੀ। 
ਅੰਗੇਜ਼ਨ ਕੀ ਜਜੋਂ ਲੁਦਿਹਾਨੇ। 

ਪਰੀ ਛਾਵਨੀ ਆਇ ਮਹਾਨੇ ॥੯੮॥ 

ਦੋਹਰਾ: 

ਸਨ ਪੁਰਾਨ ਸੈ ਚੌਹਟੇ', 'ਸੰਮਤ ੧੮੬੪ ਬਿ: ਵਿੱਚ। 
ਸੀ ਰਣਜੀਤ ਮਿਰਿਗੇਸ। 

ਮੁਲਕ ਮਾਲਵੇ ਮੈ ਅਯੋ, 

ਲੈ ਨਿਜ ਸੈਨ ਵਿਸੇਸ' ॥੯੯॥ 

ਕਬਿੱਤ: 

ਛੀਨ ਕੈ' ਇਲਾਕਾ ਰਾਇਕੋਟੀਓਂ ਤੈ ਬਾਂਕਾ, ਫਿਰ 
ਲੀਓ ਹੈ ਕਪੂਰੇ ਕੋਟ ਵਾਲੀਓਂ ਤੈ' ਜਾਇ ਕੈ। 

ਔਰ ਸਾਨ੍ਹੇਵਾਲੀਏ ਅੰਬਾਲੀਏ ਤੈ ਆਦਿਕ ਜੇ, 
ਸਿੱਖਨ ਤੈ ਲੀਓ ਬਹੁ ਮੁਲਕ ਛਿਨਾਇ ਕੈ। 


॥੧੦੦॥ 

ਕੈਂਥਲੇਸ ਪਟਲੇਸ ਮਿਲੇ ਨਾਹਿ ਤਾਬਿ ਜਬ, 
ਘਾਵਦਾਦਿ ਗ੍ਰਾਮ ਲੂਟੇ ਤਿਨ ਕੇ ਅਪਾਰੇ ਹੈਂ। 

ਫੌਜ ਜੋ ਲਹੌਰੀ ਦੌਰੀ ਹੱਲਾ ਕਰ ਪੱਲਾ ਫੇਰ, 
ਪਰਗੋ ਥਰਥੱਲਾ' ਦੇਸ ਮਾਲਵੇ ਮਝਾਰੇ ਹੈ। 

ਸੁਨਿ ਪਟਲੇਸ ਪੁਨ ਸਾਹਿਬ ਮਿਿਗੇਸ ਤਬ, 

ਲੈ ਕਰਿ ਬਸੇਸ ਸੈਨ ਦੈ ਕਰਿ ਨਗਾਰੇ ਹੈਂ। 

ਜਾਇ ਢਿਗ ਛੀਂਟਾਵਾਰੇ ਮੋਰਚੇ ਲਗਾਇ ਭਾਰੇ, 
ਜੰਗ ਕੇ ਤਯਾਰੇ ਕਰਿ ਭੇਜੇ ਹਲਕਾਰੇ ਹੈਂ 
॥੧੦੧॥ 

ਤਯਾਰੀ ਸੁਨਿ ਆਹਵ' ਕੀ ਫੌਜ ਸਿੰਘ ਸਾਹਿਬ? 





74 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀ, 

ਛੋਰਿ ਲੂਟ ਲਾਹਵ ਕੀ' ਭਈ ਇਕ ਠੌਰ ਹੈ। ਲੁੱਟ ਦਾ ਲਾਭ ਛੱਡ ਕੇ। 
ਚਢ ਕੈ ਲਾਹੌਰ ਮੌਰ' ਮਨਸੂਰਪੁਰੇ ਓਰ, ਮਹਾਰਾਜਾ ਰਣਜੀਤ ਸਿੰਘ। 
ਆਯੋ ਦਲ ਜੋਰ ਕੈ ਸਜੋਰ ਕਰਿ ਦੌਰ ਹੈ। 

ਪਾਇ ਸਾਰ! ਬਰਿਆਰ£ ਮੁਲਕੀ ਕਈ ਹਜ਼ਾਰ, __'ਖ਼ਬਰ। “ਬੈਰਾੜ। 

ਬਾਂਧ ਕੈ ਹਥਯਾਰ ਆਏ ਨ੍ਰਿਪ ਓਰ ਔਰ ਹੈ। 

ਟਰੇ ਨ ਦੁਹੂੰ ਓਰ ਤੇ ਮਚਯੋ ਹੈ ਜੰਗ ਜੋਰ ਤੇ, 

ਰਹੇ ਵਕੀਲ ਹੋਰਤੇ' ਬਹੁਤ ਕਰਿ ਗੌਰ? ਹੈੱ 

॥੧੦੨॥ 

ਦੋਹਰਾ: 

ਉਤ ਤੈ ਸੀ ਰਣਜੀਤ ਹਰਿ, 

ਚਢਿ ਕਰਿ ਪੀਠ ਮਤੰਗ। 

ਬੀਚ ਅੰਬਾਰੀ ਬੈਠ ਕਰਿ, 

ਪੇਖ ਰਹਯੋ ਥਾ ਜੰਗ ॥ ੧੦੩ ॥ 

ਚੌਪਈ: 

ਯਹਿ ਪਿਖ ਖਬਰ ਪਾਇ ਪਟਲੇਸੂ। 

ਸੀ ਸਾਹਿਬ ਮ੍ਰਿਗੇਸ ਨਰੇਸੂ। 

ਜਹਾਂ ਤੋਪ ਖਾਨਾ ਦਗ ਰਹਜੋ। 

ਜਾਇ ਤਹਾਂ ਖੁਦ ਯਾ ਬਿਧਿ ਕਹਯੋ ॥੧੦੪॥ 

ਐਸਾ ਗੋਲਾ ਏਕ ਚਲਾਵਹੁ। 

ਸਿੰਘ ਸਾਹਿਬ ਕੋ ਪਤਾ ਦਿਖਾਵਹੁ। 

ਤਿਸ ਕੋ ਜਰਾ ਅਜਾਉ ਨ ਜਾਇ'। ਥੋੜ੍ਹੀ ਜਿਹੀ ਵੀ ਸੱਟ ਨ ਲੱਗੇ। 
ਕਲਸ ਅੰਬਾਰੀ' ਦੇਹੁ ਉਡਾਇ ॥ ੧੦੫ ॥ 'ਹਾਥੀ ਦੇ ਹੌਦੇ ਦਾ ਕਲਸ। 
ਜਮਾਂਦਾਰ ਇਕ ਗੋਲ ਮਦਾਜਾ'। 'ਗੋਲੈਦਾਜ਼- ਗੋਲਾ ਚਲਾਉਣ ਵਾਲਾ। 
ਕਮਰ ਅਲੀ ਖਾਂ ਥਾ ਉਸਤਾਜਾ। 

ਬਾਂਧ ਸ਼ਿਸਤ' ਉਨਿ ਤੋਪ ਚਲਾਈ। 'ਨਿਸ਼ਾਨਾ। 

ਕਲਸ ਅੰਬਾਰੀ ਦਯੋ ਉਡਾਈ ॥ ੧੦੬ ॥ 

ਪਿਖ ਪਟਲੇਸੂਰ ਅਤਿ ਖ਼ੁਸ਼ ਭਯੋ। 

ਅਧਿਕ ਇਨਾਮ ਤਾਹਿ ਕੋ ਦਯੋ। 

ਤਿਸ ਕੀ ਸੰਤਤਿ' ਬੀਚ ਪਟਯਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਹੀ 


ਹੈ ਅਬ ਲੌ ਜਨ ਲਖਤਿ' ਬਿਸਾਲੇ ॥੧੦੭॥ 


ਇਕ ਇਮਦਾਦ ਅਲੀ ਖਾਂ ਜਾਨਾ। 

ਜਿਨ ਮੈ ਸੇ ਹੈ ਭਜੋ ਦਿਵਾਨਾ'। 

ਪੁਨ ਪਟਲੇਸੂਰ ਮੋਦ ਬਢਾਈ। 

ਤੋਪ ਜ਼ੋਰ ਦੈ ਬਹੁ ਚਲਵਾਈ ॥ ੧੦੮॥ 
ਉਤ ਲਵਪੁਰ ਪਤਿ ਪਿਖ ਯਹਿ ਪਤਾ। 
ਅਚਰਜ ਭਜੋ ਉਡੀ ਮੁਖ ਸਤਾ!। 

ਉਤਰ ਪਰਯੋ ਗਜ! ਪਰ ਤੈ ਧਰਾ?। 
ਬੰਦਨ ਸਹਸ' ਗੁਰੂ ਕੋ ਕਰਾ ॥ ੧੦੯॥ 
ਨਿਜ ਲੋਗਨ ਪੁਤਿ ਬੋਲ ਸੁਨਾਯੋ। 

ਬਚੀ ਜਾਨ ਮਨਿ ਸ਼ੁਕਰ ਮਨਾਯੋ। 

ਐਸੇ ਜਿਸ ਕੇ ਗੋਲ ਮਦਾਜੂ। 


ਮਾਰਤਿ ਗੋਲੇ ਸਹਿਤ ਅੰਦਾਜੂ ॥ ੧੧੦॥ 
ਮੁਝ ਕੋ ਉਨਿ ਹੀ ਲਯੋ ਬਚਾਇ। 

ਪਤਾ ਦਯੋ ਅਚਰਜ ਦਿਖਰਾਇ। 

ਹੁਤੇ ਮੁਸਾਹਿਬ ਜਿਤਕ ਸਯਾਨੇ। 

ਉਨਿ ਢਿਗ ਤੇ ਯੌਂ ਬੈਨ ਬਖਾਨੇ ॥ ੧੧੧॥ 
ਕਹਿਤ ਫੂਲ ਕੇ ਰਾਜੇ ਜਿਨ ਕੋ। 

ਰਾਜ ਬਖਸ਼ਯੋ ਸਤਿਗੁਰਿ ਇਨ ਕੋ। 

ਇਨ ਸੌਂ ਭਲੀ ਨ ਕਰਨ ਲਰਾਈ। 


ਫਿਰ ਹਮ ਤੁਮ ਯਹਿ ਸਭਿ ਗੁਰਭਾਈ ॥ ੧੧੨॥ 


ਪੁਨਾ ਨਾਨਕੇ ਰਾਵਰ ਕੇਰੇ। 
ਰਖਨੋਂ ਚਹੀਏ ਮੇਲ ਵਧੇਰੇ। 
ਪੁਨਾ ਦੇਸ ਯਹਿ ਇਨ ਕਾ ਸਭ ਹੀ। 


ਕਈ ਲਾਖ ਨਰ ਐਹੈਂ ਅਬ ਹੀ ॥ ੧੧੩॥ 


ਸਤਿਲੂਜ ਤੈ ਇਸ ਦਿਸ ਕੋ ਵਾਲੀ। 

ਹੈਂ ਸਭ ਦੋਸਤ ਇਨੈ ਕਮਾਲੀ'। 

ਰਾਰ' ਅਧਿਕ ਜਬ ਹੀ ਬਢ ਜੈ ਹੈ। 

ਫਿਰ ਹਟ ਜੈਬੋ ਮੁਸ਼ਕਲ ਪੈ ਹੈ ॥ ੧੧੪॥ 


'ਜਾਣਦੇ ਹਨ। 


'ਵਜ਼ੀਰ। 


'ਚਿਹਰੇ ਦੀ ਲਾਲੀ। 
'ਹਾਥੀ। “ਧਰਤੀ ਤੇ। 
'ਹਜ਼ਾਰ ਵਾਰ ਗੁਰਾਂ ਨੂੰ ਨਮਸਕਾਰ ਕੀਤੀ। 


#ਉਡੀ ਮੁਖ ਸਤਾ' ਵਾਲੀ ਇਕ ਤੁਕ ਤੇ 'ਐਸੇ ਜਿਸ ਕੇ' ਤੋਂ 
'ਅਸਚਰਜ ਦਿਖਰਾਇ' ਤੱਕ ਦੀਆਂ ਚਾਰ ਤੁਕਾਂ ਦਾ ਪਾਠ 
ਅੰਮ੍ਰਿਤਸਰ ਐਡੀਸ਼ਨ 'ਚੋਂ ਲਿਆ ਗਿਆ ਹੈ। 


ਮਾਲਕ, ਰਾਜੇ। 
'ਇਨ੍ਹਾਂ ਦੇ ਪੱਕੇ ਮਿੱਤਰ ਹਨ। 
'ਲੜਾਈ। 





76 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਹ ਸਲਾਹਿ ਸੁਨ ਕੈ ਸਿੰਘ ਸਾਹਿਬ। 

ਭੂਪਤਿ ਢਿਗ ਨਿਜ ਪਠੇ ਮੁਸਾਹਿਬ'। 

ਪਟਲੇਸੂਰ ਕਾ ਤਹਾਂ ਵਕੀਲ'। 

ਦਿਜ' ਕਪੂਰ ਸਿੰਘ ਹੁਤੋ ਸੁਸ਼ੀਲ2 ॥ ੧੧੫॥ 

ਕਹਜੋ ਤਾਹਿ ਕੋ ਯੋਂ ਸਮਝਾਏ। 

ਹਮ ਮਾਮੂ ਕੋ ਮਿਲਨੇ ਆਏ। 

ਆਗੇ ਤੇ ਵਹਿ ਕਰਤਿ ਲਰਾਈ। 

ਤੋਪਾਂ ਅਨਗਨ ਰਹਯੋ ਚਲਾਈ ॥ ੧੧੬॥ 

ਜਾਇ ਭਲੇ ਤੁਮ ਅਬ ਸਮਝਾਵਹੁ। 

ਤੋਪ ਚਲਨ ਤੇ ਬੰਦ ਕਰਾਵਹੁ। 

ਮੁਲਾਕਾਤ ਮਾਮੂ ਜੀ ਸੰਗੈ। 

ਹਮ ਕਰ ਕੈ ਫਿਰ ਜੈਂਹਿ ਨਿਸੰਗੈ ॥੧੧੭॥ 

ਇਕ ਵਾਰੀ ਹਮ ਕੋ ਪਟਯਾਲਾ। 

ਦੈਹੁ ਦਿਖਾਇ ਜਾਨ ਨਿਜ ਬਾਲਾ'। 

ਜਾਇ ਵਕੀਲ ਭੂਪ ਪੈ ਜਬੈ। 

ਨੀਕੀ ਬਾਤ ਕਹੀ ਯਹਿ ਸਬੈ ॥ ੧੧੮ ॥ 

ਭੂਪ ਤਬੈ ਉੱਤਰ ਯਹਿ ਦੀਨੋ। 

ਚਾਹਤਿ ਮੁਲਾਕਾਤ ਜੇ ਕੀਨੋ। 

ਜੌ ਹਮ ਕੋ ਵਹਿ ਲਖਤਿ' ਨਾਨਕੇ। 

ਤੌ ਕਯੋਂ ਲੂਟਤਿ ਮੁਲਕ ਆਨ ਕੇ ॥ ੧੧੯॥ 

ਦੋਹਤ੍ਰਯੋਂ ਕੇ ਤੌਰ ਸੁ ਆਵੈ। 

ਜੋ ਕਿਛੁ ਹਮ ਦਿਹਂ ਸੋ ਲੈ ਜਾਵੈ। 

“ਫੌਜ ਆਪਨੀ ਤਜੇ ਇਹਾਂ ਹੀ। “ਫੌਜ ਆਪਨੀ' ਤੋਂ ਅੰਕ ੧੩੦ ਦੇ 'ਜਟੀ ਉਦਾਰੂ' ਤੱਕ ਦਾ 
ਪਾਠ ਅੰਮ੍ਰਿਤਸਰ ਐਡੀਸ਼ਨ 'ਚੋਂ ਲਿਆ ਗਿਆ ਹੈ। 

ਆਇ ਮਿਲੇ ਪਟਯਾਲੇ ਮਾਹੀਂ ॥੧੨੦॥ 

ਯਹਿ ਮੁਕੱਰਰ ਕਰਿ ਭੂਪਤਿ ਤਬ ਹੀ। 

ਅਯੋ ਪਟਯਾਲੇ ਦਲ ਲੈ ਸਭਿ ਹੀ। 

ਪੁਨ ਲਵਪੁਰ ਪਤਿ ਪਹੁੰਚਯੋ ਆਏ। 

ਫੌਜ ਖਾਸਗੀ ਸੰਗ ਲਵਾਇ' ॥ ੧੨੧॥ 

ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਮੀ 


ਮੁਲਾਕਾਤ ਪਟਲੇਸ ਨੈ, 

ਲਵਪੁਰ ਪਤਿ ਕੇ ਸੰਗ। 

ਕਿਲੇ ਵੀਚ ਬੁਲਵਾਇ ਕੈ, 

ਕੀਨੀ ਸਹਿਤ ਉਮੰਗ ॥ ੧੨੨॥ 

ਚੌਪਈ: 

ਜਬ ਸਿੰਘ ਸਾਹਿਬ ਸ਼ਹਿਰ ਮਝਾਰੀ। 

ਆਯੋ ਖਲਕਤ ਡਰੀ ਅਪਾਰੀ। 

ਭੂਪਤਿ ਮਿਲਯੋ ਆਇ ਮਧ ਪੌਰੀ'। 'ਦਰਵਾਜ਼ੇ ਵਿੱਚ। 
ਸਿੰਘ ਸਾਹਿਬ ਕੌ ਲਿਯ ਭਰਿ ਕੌਰੀ' ॥੧੨੩॥ __'ਜੱਫੀ 'ਚ ਲੈ ਲਿਆ। 
ਨਿਜ ਦਿਵਾਨ ਖਾਨੇ ਲੈ ਜਾਇ। 

ਮਸਨਦ' ਪੁਰ ਬੈਠੇ ਮੁਦ ਪਾਇ। 'ਗੱਦੀ। 
ਬਾਤੈਂ ਅਨਿਕ ਭਾਂਤਿ ਕੀ ਕਰ ਕੈ। 

ਤੋਫੇ ਖਿਲਤ' ਦਏ ਮੁਦ ਭਰ ਕੈ ॥ ੧੨੪ ॥ 

ਭੂਪਤਿ ਕਹਜੋ ਤੁਮਾਰੀ ਨਾਨੀ। 

ਪਿਖਜਯੋ ਚਹਿਤ ਤੁਮ ਕੋ ਮੁਦ ਮਾਨੀ। 
ਲਵਪੁਰਪਤਿ ਇਕ ਲੌ ਨ੍ਰਿਪ ਸੰਗੈ। 

ਗਯੋ ਮਹਲ ਕੇ ਬੀਚ ਨਿਸੰਗੈ ॥ ੨੨੫॥ 

ਨਾਖ ਪੌਰ ਤੀਸਰ' ਅਗਵਾਈ। 

ਪਕਰ ਤਾਹਿ ਨ੍ਰਿਪ ਕਹਯੋ ਸੁਨਾਈ। 

ਅਬ ਕਹੁ ਤੁਮਰਾ ਰਾਖਾ ਕੋ ਹੈ। 

ਸਿੰਘ ਸਾਹਿਬ ਭਾਖਜੋ ਤੁਮ ਹੋ ਹੈ ॥ ੧੨੬॥ 

ਯਹਿ ਸੁਨਿ ਭੂਪ ਮੋਦ ਮਨਿ ਧਰ ਕੈ। 

ਸਿੰਘ ਸਾਹਿਬ ਕੋ ਲਿਯ ਭੁਜਿ ਭਰ ਕੈ”। 

ਬਹੁ ਬਿਧਿ ਸੀਖਯਾ ਦੈ ਫਿਰ ਰਰਯੋ'। 

ਐਸਾ ਕਾਮ ਫੇਰ ਨਹਿ ਕਰਯੋ ॥੧੨੭॥ 

ਦੁਤੀ ਨ੍ਰਿਪ ਕੇ ਧਾਮ ਮਝਾਰੀ। 

ਏਕਲ ਜਾਨਾ ਭਲੀ ਨ ਕਾਰੀ। 

ਨੀਤਿ ਰੀਤਿ ਰਾਜਨ ਕੀ ਏਹੈ। 

ਇਮ ਕਹਤੇ ਪਹੁੰਚੇ ਮਧ ਗੇਹੈ ॥ ੧੨੮॥ 

ਰਾਣੀ ਆਸ ਕੌਰ' ਢਿਗ ਜਾਏ। 





78 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਵਪੁਰ ਪਤਿ ਪਗ ਪਰਿਓ ਧਾਏ। 

ਤਾਹਿ ਉਠਾਇ ਪਯਾਰ ਬਹੁ ਕੈ ਕੈ। 

ਕਰਯੋ ਨਿਛਾਵਰ' ਆਸਿਖ? ਦੈ ਕੈ ॥ ੧੨੯ ॥ 'ਵਾਰਨਾ ਕੀਤਾ। “ਅਸੀਸ। 

ਚਿੜੀਆ ਏਕ ਸੂਰਨ ਕੀ' ਚਾਰੂ”। ਸੋਨੇ ਦੀ। 'ਸੁੰਦਰ। 

ਮਨੀ ਕਨੀ ਗਨ ਜਟੀ ਉਦਾਰੂ'। ਸ੍ਰੇਸ਼ਟ ਮਣੀਆਂ ਦੀਆਂ ਸਮੂੰਹ ਕਣੀਆਂ ਜੜੀਆਂ ਹੋਈਆਂ 
ਸਨ। 

ਕੀਮਤ ਕਈ ਸਹਸ' ਥਾ ਤੌਨਾ”। 'ਹਜ਼ਾਰ। “ਤਿਸ ਦੀ। 

ਜਾਨ ਦੋਹਿਤਾ ਦਯੋ ਖਿਲੌਨਾ ॥ ੧੩੦॥ 

ਲਵਪੁਰ ਪਤਿ ਫਿਰ ਹੋਤ ਬਿਦਾਈ। 

ਮਾਂਗ ਤੋਪ ਇਕ ਲਈ ਸੁਹਾਈ ॥੧੨੧॥ 

ਦੋਹਰਾ: 

ਦਈ ਤੋਪ ਯੌਂ ਗਾਇ। 

ਨਹਿ ਤੁਮਰੇ ਯਹਿ ਰਹਿ ਪੁਨਾ, 

ਹਮ ਘਰਿ ਜੈ ਹੈ ਆਇ ॥ ੧੩੨॥ 

ਸਾਚ ਭਯੋ ਬਚ ਭੂਪ ਕੋ, 

ਪਿਖਜੋ ਨੈਨ ਹਮ ਨੀਕ। 

ਪੀਛੇ ਸਤਲੁਜ ਜੰਗ ਸੋ” 'ਭਾਵ ਮੁੱਦਕੀ ਤੇ ਸਭਰਾਵਾਂ ਦੀ ਲੜਾਈ ਤੋਂ ਪਿੱਛੋਂ। 

ਅਈ ਪਟਯਾਲੇ ਠੀਕ ॥ ੧੩੨ ॥ 

ਹੋਇ ਬਿਦਾ ਸਰਕਾਰ' ਜਬ, ਮਹਾਰਾਜਾ ਰਣਜੀਤ ਸਿੰਘ। 

ਗਏ ਓਰ ਲਾਹੌਰ। 

ਇਤ ਸੁਦਾਰਨਿ ਨ੍ਰਿਪਨਿ ਮਿਲਿ, 

ਕਰਯੋ ਮਤਾ ਜਿਸ ਤੌਰ ॥ ੧੩੪॥ 

ਹੋਇ ਬਿਦਾ ਪਟਲੇਸ ਤੈ, 

ਸੀ ਰਣਜੀਤ ਮਿਿਗੇਸ। 

ਪਹੁੰਚਯੋ ਬੀਚ ਲਹੌਰ ਵਹਿ, 

ਔਰ ਗਾਥ ਸੁਨਿ ਬੇਸ' ॥੧੩੫॥ 

ਚੌਪਈ: 

ਸੋਊ ਸੁਨੋ ਸਭੀ ਸਿੱਖਯ ਭਾਈ। 

ਜਯੋਂ ਮਲਵੱਈਅਨ ਬਯੋਂਤ ਬਨਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 79 


ਲਾਲ ਸਿੰਘ ਕੈਂਥਲ ਪਤਿ ਭਾਈ। 

ਭਾਗ ਸਿੰਘ ਨ੍ਰਿਪ ਜੀਂਦ ਕਹਾਈ ॥ ੧੩੬॥ 

ਪੁਨ ਜਸਵੰਤ ਸਿੰਘ ਨਾਭੇਸੂ'। 

ਅਰ ਅਫਗਾਨ ਮਲੇਰੀ ਬੇਸੂ'। 

ਅੰਬਾਲੇ ਪਤਿ ਸ਼ਾਹਾ ਬਾਦੀਏ। 

ਮਿਲੇ ਕਰਮ ਸਿੰਘ ਲੌ ਫਸਾਦੀਏ' ॥ ੧੩੭॥ 

ਇਨ ਸਭਹਨ ਮਿਲਿ ਬੈਠ ਪਟਯਾਲੇ। 

ਯਾ ਬਿਧਿ ਕਰੀ ਸਲਾਹਿ ਬਿਸਾਲੇ ॥੧੨੮॥ 

ਦੁਹਿ ਦਿਸ ਦੋ ਰਿਪ' ਪੁਬਲ ਮਹਾਨੇ। 

ਹੈਂ ਹਮਰੇ ਲਿਹੁ ਨੀਕ ਪਛਾਨੇ। 

ਚਾਲ ਚਲੋ ਨੀਤੀ ਕੀ ਅਬ ਤਰੋਂ। 

ਬਨੇ ਰਹੈਂ ਯਹਿ ਹਮਰੇ ਘਰ ਜਯੋਂ ॥ ੧੩੯ ॥ 

ਇਤ ਦਿਸ ਦਿਲੀ ਲੌ ਅੰਗ੍ਰੇਜ਼। 

ਪਹੁੰਚੇ ਆਇ ਪ੍ਰਬਲ ਸਹਿ ਤੇਜ'। 

ਇਤ ਤੈ ਲਵਪੁਰ ਪਤਿ ਨਿਤ ਆਵਤ। 

ਕਰਤ ਖਰਾਬੀ ਜੋਰ ਜਨਾਵਤ ॥ ੧੪੦॥ 

ਹਮਰੇ ਘਰ ਇਨ ਦੋਨੋ ਮਾਹੀ। 

ਆਇ ਫਸੇ ਹੈਂ ਕਠਨ ਕੁਠਾਹੀ'। ਔਖੀ ਤੇ ਖੋਟੀ ਜਗ੍ਹਾ ਵਿੱਚ। 
ਤਾਂ ਤੇ ਕਰੋ ਜਤਨ ਅਬ ਐਸੇ। 

ਬਨੇ ਰਹੈਂ ਹਮ ਦੁਹਿ ਮਧ ਜੈਸੇ ॥੧੪੧॥ 

ਜੁਗ ਦਾਢਨ ਮੈ' ਰਹਿਤ ਜੀਹ ਜਜੋਂ। 'ੋਹਾਂ ਜਾੜ੍ਹਾਂ ਵਿੱਚ। 
ਸੀਪੀ ਪੁਟ ਮੈਂ” ਮੋਤੀ ਰਹਿ ਤਰੋਂ। ਸਿੱਪੀ ਦੇ ਪੜਦੇ ਵਿੱਚ। 
ਦੋ ਪੁੜ ਚੱਕੀ ਮਾਹਿ ਆਇ ਸਚਾ!। 'ਸੱਚ ਜਾਣੋ। 

ਕੀਲੀ ਢਿਗ ਦਾਨਾ ਰਹਿ ਜਯੋਂ ਬਚ ॥ ੧੪੨ ॥ 

ਤਯੋਂ ਸਭ ਹਮ ਤਿਨ ਤੇ ਬਚ ਰਹੈਂ। 

ਨਹਿ ਨੁਕਸਾਨ ਜੈਸ ਕਛ ਲਹੈਂ। 

ਸੋਈ ਕਰੋ ਅਬੈ ਤਜ ਦੇਰੀ। 

ਜਯੋਂ ਤਜਵੀਜ਼ ਹੋਇ ਸਬ ਕੇਰੀ ॥ ੧੪੩ ॥ 

ਪੈ ਇਕ ਕੀ ਅਬ ਸ਼ਰਨ ਲਏ ਬਿਨ। 

ਬਨੇ ਰਹਿਨ ਹੈ ਕਠਨ ਘਰਨ ਇਨ। 'ਇਨ੍ਹਾਂ (ਰਿਆਸਤਾਂ ਰੂਪ) ਘਰਾਂ ਦਾ ਬਣੇਰਹਿਣਾ ਔਖਾ ਹੈ। 





80 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਿਰ ਅਬ ਨੀਤ ਵਿਚਾਰੋ ਪੂਰੀ। 

ਕਿਸ ਕੋ ਚਹੀਏ ਮਿਲਨ ਜਰੂਰੀ ॥ ੧੪੪ ॥ 
ਗੁਨ ਅਰ ਦੋਖ ਦੁਹਨ ਕੇ ਬਰਨੌ। 

ਜੋ ਹੂ ਨੀਕ ਗਹੈਂ ਤਿਸ ਪਰਨੋ'। 
ਆਲਮ! ਆਕਲ£ ਥੇ ਤਹਿ ਜੇਤੇ। 

ਲਗੇ ਸਲਾਹਿ ਦੈਨ ਇਮ ਤੇਤੇ ॥੧੪੫॥ 
ਮਹਾਰਾਜ ਲਵਪੁਰ ਪਤਿ ਸਾਦਰਾ। 
ਯੱਦਪਿ ਹੈ ਯਹ ਸਿੰਘ ਬਿਰਾਦਰਾ। 

ਪ੍ਰਬਲ ਪੁਤਾਪੀ ਬੀਰ ਬਹਾਦਰ। 

ਪੰਥ ਖਾਲਸੇ ਕੀ ਪਤਿ ਨਾਦਰ! ॥੧੪੬॥ 
ਪਰ ਯਹਿ ਪੁਨ ਪੁਨ ਲੈ ਦਲ ਕਾਦਰ'। 
ਉਮਡ ਉਮਤ' ਆਵਤ ਸਮ ਬਾਦਰ”। 
ਤੇਜ ਬੀਜਰੀ ਸਾਹਸ ਗੋਲੇ'। 

ਮਤ ਕਿਤ ਡਾਰ ਕਰੇ ਹਮ ਪੋਲੇ' ॥੧੪੭॥ 
ਏਕ ਬਾਰ ਗੁਰਿ ਪਤਿ ਰਖ ਦੀਨੀ। 

ਫਤੇ ਦਿਲਾਈ ਹਮ ਕੋ ਪੀਨੀ$ । 

ਆਵਨ ਉਸ ਕਾ ਬਾਰੀ ਬਾਰੀ। 

ਇਕ ਦਿਨ ਹਮਰੀ ਕਰੇ ਖੁਆਰੀ ॥ ੧੪੮ ॥ 
ਨੀਤਿ ਅਨੀਤੀ' ਅਪਨ ਪਰਾਯਾ। 

ਨਾਹ ਪਛਾਨਤ ਵਹਿ ਫਿਰ ਆਯਾ। 

ਮਤ ਕਿਤ ਕਰ ਹੈ ਅਧਿਕ ਖਰਾਬੀ। 

ਬਨ ਹੈ ਫਿਰ ਨ ਉਪਾਇ ਸ਼ਿਤਾਬੀ" ॥੧੪੯॥ 


ਕਿਆ ਸੋਨਾ ਜੋ ਕੰਨ ਦੁਖਾਵੈ। 

ਕਿਆ ਆਪਨ ਜੋ ਅਪਨ ਸੰਤਾਵੈ। 

ਜੌ ਕੰਚਨ ਕੀ' ਹੋਇ ਕਟਾਰੀ। 

ਤੌ ਕਿਆ ਚਹੀਏ ਨਿਜ ਉਰ' ਮਾਰੀ ॥੧੫੦॥ 
ਹੈ ਕਹਿਨਾਵਤ' ਯਹਿ ਜਗ ਜ਼ਾਹਰ। 

ਮਹਯਾਂ ਮਝਾਰ' ਜੱਟ ਮੱਛ ਨਾਹਰ?। 

ਯਹਿ ਜਬ ਪੁਬਲ ਬਢਤਿ ਜਗ ਮੈ ਹੈਂ। 


'ਆਸਰਾ। 
'ਵਿਦਵਾਨ। “ਅਕਲ ਵਾਲੇ। 


ਆਦਰ ਯੋਗ। 
'ਭੁਰਾ। 


'ਅਣੋਖੀ ਇੱਜ਼ਤ ਹੈ। 

'ਬਲਵਾਨ। 

'ਉੱਛਲ ਉੱਛਲ ਕੇ। “ਬੱਦਲ ਵਾਂਗ। 

'ਤੇਜ ਰੂਪ ਬਿਜਲੀ ਤੇ ਹਠ ਰੂਪ ਗੋਲੇ (ਗੜੇ)। 
'ਕਮਜ਼ੋਰ ਭਾਵਰਾਜ ਹੀਣ। 


'ਤਕੜੀ। 


#ਫਤੇ ਦਿਲਾਈ' ਵਾਲੀ ਤੁਕ ਤੇ 'ਮਤ ਕਿਤ' ਤੋਂ 'ਸ਼ਿਤਾਬੀ' ਤੱਕ 
ਦੋ ਤੁਕਾਂ ਦਾ ਪਾਠ ਅੰਮ੍ਰਿਤਸਰ ਐਡੀਸ਼ਨ ਦਾ ਹੈ। 


/ਜੋਨੇ ਦੀ। 

ਆਪਣੀ ਛਾਤੀ ਵਿੱਚ। 
(ਕਹਾਵਤ, ਅਖਾਣ। 
'ਬਿੱਲਾ। ?ਸ਼ੇਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 8] 


ਨਿਜ ਹੀ ਕੁਲ ਕੋ ਗਾਰਨ' ਚੈਹੈਂ ॥੧੫੧॥ 
ਪੁਨ ਸੁਭਾਵ ਸਿੰਘ ਸਾਹਿਬ ਜੀ ਕੋ। 

ਹੈ ਨਹਿ ਅਹਿਦ ਪਾਲ ਹੈ ਨੀਕੋਂ! ॥੧੫੨॥ 
ਦੋਹਰਾ: 

ਲਵਪੁਰ ਪਤਿ ਕੇ ਦੋਖ ਗੁਨ, 

ਯਾ ਬਿਧਿ ਭਲੇ ਸੁਨਾਇ। 
ਅੰਗ੍ਰੇਜ਼ਨ ਕੇ ਦੋਖ ਗੁਨ, 

ਲਗੇ ਕਹਿਨ ਬਹੁ ਭਾਇ” ॥ ੧੫੨ ॥ 
ਚੌਪਈ: 

ਪਾਤਸ਼ਾਹਿ ਅੰਗ੍ਰੇਜ਼ ਬਹਾਦਰ। 

ਹੈਂ ਬਡ ਪੁਸ਼ਤ ਬਪੁਸ਼ਤੀ ਨਾਦਰ'। 
ਇੰਗਲਸਤਾਨ ਵਲਾਯਤ' ਤੈ ਚਲ। 
ਹਿੰਦੁਸਤਾਨ ਮੁਲਕ ਲੀਨੋ ਭਲ ॥ ੧੫੪॥ 
ਫਿਰ ਯਹਿ ਬਾਦਸ਼ਾਹਿ ਵਡ ਭਾਰੀ। 

ਬੀਰ ਬਾਂਕੁਰੇ ਬਲੀ ਅਪਾਰੀ। 


ਪ੍ਰਗਟ ਪ੍ਰਤਾਪੀ ਗੁਣ ਗਨ ਗੀਰੇ'। 
ਪੁਨਜਵਾਨ ਦਿਲ ਦੀਰਘ ਧੀਰੇ' ॥ ੧੫੫ ॥ 
ਰਿਪ ਗਣ ਭੰਜਕ ਪ੍ਰਬਲ ਮਵਾਸੀ'। 


ਰੂਪ ਅਨੂਪ ਸੁਦੇਸ ਨਿਵਾਸੀ। 
ਆਲਮ ਆਕਲ ਫਾਜ਼ਲ' ਐਸੇ। 
ਭਯੋ ਨ ਕੋਊ ਹੂ ਹੈ ਜੈਸੇ ॥੧੫੬॥ 
ਰੱਯਤ ਕੋ ਸਭਿ ਬਿਧ ਸੁਖਦਾਈ। 
ਸੁਰ ਗੁਰ ਤੈ ਜਿਨ ਨੀਤਿ ਸਵਾਈ'। 


ਫਿਰ ਯਹਿ ਤੋਲ ਬੋਲ ਕੇ ਪੂਰੇ। 


ਕਰਤ ਅਹਿਦ ਨਹਿ ਕਬ ਹੀ ਦੂਰੇ ॥੧੫੭॥ 


ਅਤਿ ਦੁਸ਼ਮਨ ਭੀ ਜੋ ਇਨਿ ਹੋਵੈ। 

ਤਿਸ ਕੋ ਭੀ ਨਾ ਜਰ ਤੇ ਖੋਵੈ। 

ਛੀਨ ਮੁਲਕ ਯਹਿ ਜਿਸ ਕਾ ਲੈਹੈਂ। 

ਠੀਕ ਗੁਜ਼ਾਰਾ ਤਿਸ ਕੋ ਦੈਹੈਂ ॥੧੫੮॥ 


'ਗਾਲਣਾ, ਖ਼ਤਮ ਕਰਨਾ। 


ਚੰਗੀ ਤਰ੍ਹਾਂ ਇਕਰਾਰ ਤੇ ਪੱਕਾ ਰਹਿਣ ਵਾਲਾ ਨਹੀਂ ਹੈ। 


'ਬਹੁਤ ਤਰ੍ਹਾਂ। 


ਪੀੜ੍ਹੀ ਦਰ ਪੀੜ੍ਹੀ ਤੋਂ (ਨਾਦਰ) ਅਨੌਖੇ (ਗੁਣਾਂ ਵਾਲੇ ਹਨ)। 
'ਦੇਸ਼। 


'ਵੱਡੇ ਦਿਲ ਵਾਲੇ ਤੇ ਧੀਰਜ ਵਾਲੇ। 
'ਬਲਵਾਨ ਤੇ ਆਕੀ (ਹੋਏ) ਸਾਰੇ ਵੈਰੀਆਂ ਨੂੰ ਨਾਸ ਕਰਨ 
ਵਾਲੇ ਹਨ। 


'ਬਜ਼ੁਰਗ, ਸਿਆਣੇ। 


ਜਿਨ੍ਹਾਂ ਦਾ (ਨੀਤਿ) ਇਨਸਾਫ਼ ਦੇਵਤਿਆਂ ਦੇ ਗੁਰੂ 
(ਬ੍ਰਿਹਸਪਤਿ) ਤੋੱ' ਵੀ ਵਧੇਰੇ (ਚੰਗਾ) ਹੈ। 





82 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਜਿਸ ਸੋਂ ਹੋਇ ਅਹਿਦ ਪਿਮਾਨੇ”। 'ਇਕਰਾਰ ਨਾਮੇ। 

ਕਰਤ ਵਹੀ ਪਾਰਨ ਸੁਖ ਮਾਨੇ। 

ਹੁੰਨਰ' ਇਲਮ ਅਕਲ ਇਤਫਾਕ। 'ਕਾਰੀਗਰੀ ਗੁਣ। 

ਨਹਿ ਇਨ ਸਮ ਕਾਹੂੰ ਪੈ ਪਾਕ' ॥੧੫੯॥ 'ਪੱਕਾ (ਅ) ਪਵਿਤ੍ਰ 

ਅਫਲਾਤੁ' ਲੁਕਮਾਨ? ਸਿਕੰਦਰਾ। ਯੂਨਾਨ ਦਾ ਸੰਸਾਰ ਪ੍ਰਸਿੱਧ ਫ਼ਿਲਾਸਫ਼ਰ। “ਯੂਨਾਨ ਦਾ ਸੰਸਾਰ 
ਹ ਪ੍ਰਸਿੱਧ ਹਕੀਮ। 'ਯੂਨਾਨ ਦਾ ਸੰਸਾਰ ਪ੍ਰਸਿੱਧ ਬਾਦਸ਼ਾਹ। 

ਇਨ ਸਮ ਭਏ ਨ ਪੌਰਖ' ਅੰਦਰ। 'ਬਲ, ਉੱਦਮ। 

ਜਵਾਂ ਮਰਦ' ਵਡ ਦੁਰ ਅੰਦੇਸ਼ੀ?। 'ਬਹਾਦਰ। “ਦੂਰ ਦੀ ਸੋਚਣ ਵਾਲੇ। 

ਬੀਰ ਦਿਲਾਵਰ' ਬਲੀ ਬਿਸ਼ੇਸ਼ੀ ॥੧੬੦॥ 'ਦਿਲ ਵਾਲੇ। 

ਗੁਣ ਅਨੰਤ ਇਕ ਔਗੁਨ ਆਹੀ। 

ਸਨੇ ਸਨੇ ਲੇਵਤ ਸਭਿ ਕਾਹੀ ॥੧੬੧॥ 

ਦੋਹਰਾ: 


ਧਾਰ ਲੇਹੁ ਤਜ ਤੇਜ਼' ॥੧੬੨॥ 

ਚੌਪਈ: 

ਇਕ ਕੋ ਅੰਗੀਕਾਰ ਕੀਏ ਬਿਨ। 

ਬਚਨੋ ਕਠਨ ਦਿਖਤ ਹੈ ਇਨ ਦਿਨ। 

ਜਿਸ ਕੀ ਸਰਨ ਲੀਏ ਤੇ ਅਬ ਹੀ। 

ਬਨੀ ਰਹੈ ਯਹਿ ਰਜਾਸਤ ਸਭ ਹੀ ॥ ੧੬੨॥ 
ਤਿਸ ਕੋ ਮੱਦਦਗਾਰ ਬਨਾਵਹੁ। 

ਛੋਰ ਸੋਚ ਅਬ ਦੇਰ ਨ ਲਾਵਹੁ। 

ਯਹਿ ਸੁਨਿ ਗੁਨਿ ਔਗੁਨ ਦੁਹਿ ਕੇਰੇ। 

ਫਿਰ ਸਭਹਨ ਕਰਿ ਮਤਾ ਵਧੇਰੇ ॥੧੬੪॥ 
ਕਹਸੋ ਸਰਨ ਅੰਗ੍ਰੇਜ਼ਨ ਕੇਰੀ। 

ਸਬ ਬਿਧਿ ਸੁਖਦ ਭਲੇ ਹਮ ਹੇਰੀ। 

ਮਿਲ ਕਰਿ ਅਬ ਸਭਿ ਚਲ ਕੈ ਦਿੱਲੀ। 
ਲੇਹੁ ਸ਼ਰਨ ਤਿਨ ਕੀ ਬਿਨ ਢਿੱਲੀ ॥੧੬੫॥ 
ਲਜਾਇ ਚਢਾਇ ਆਪਨ ਹਮਰਾਹੈ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 83 


ਬੈਠਾਵੈਂ ਲੁਦਿਹਾਨੇ ਮਾਹੈਂ। 

ਸਾਂਪ ਸ਼ੱਤ੍ਹ ਕੀ ਛਾਤੀ ਮਾਰੈਂ। 

ਹਮ ਦੋਨੋਂ ਤੇ ਰਹੈਂ ਕਿਨਾਰੈਂ ॥੧੬੬॥ 

ਯਹਿ ਸਲਾਹਿ ਪੱਕੀ ਕਰਿ ਤਬਹੀ। 

ਦਿੱਲੀ ਮਾਹਿ ਪਹੂਚੇ ਸਭ ਹੀ। 

ਕੇਚਿਤ ਖੁਦ ਕਿਨ ਕੇ ਮੁਖਤਯਾਰੋ। 

ਗਏ ਸਰਨ ਅੰਗ੍ਰੇਜ਼ਨ ਸਾਰੇ ॥੧੬੭॥ 

ਲੋਣੀ ਅਖਟਰ ਵਡ ਕਰਨੈਲ। 

ਹੁਤੋਂ ਤਹਾਂ ਤਬ ਬਲੀ ਗੁਸੈਲ। 

ਸਾਹਿਬਾਨ ਮਿਲ ਆਲੀਸ਼ਾਨੈ”। 'ਵੱਡੇ ਅਫ਼ਸਰਾਂ ਨੇ ਮਿਲ ਕੇ। 

ਕੌਂਸਲ ਕਰੀ ਸਲਾਹਿ ਮਹਾਨੈ' ॥। ੧੬੮॥ ਵੱਡੀ ਸਲਾਹਿ (ਲਈ) ਸਭਾ ਦਾ (ਇਕੱਠ) ਕੀਤਾ। (ਅ) 
ਸਲਾਹ (ਲਈ) ਵੱਡੀ ਕੌਂਸਲ (ਪਾਰਲੀਮੈਂਟ ਦੀ ਇਕੱਤਰਤਾ) 
ਕੀਤੀ। 


ਜੋ ਮਲਵਈ ਰਈਸਨ ਕਹੀ। 
ਅਪਨੇ ਮਤਲਬ ਕੀ ਵਡ ਲਹੀ'। ਜਾਣੀ। 
ਦੁਹਿ ਦਿਸ ਤੇ ਲਿਖ ਅਹਿਦ ਪਿਮਾਨੇ'। ਪ੍ਰਤੱਗਿਆ ਦੇ ਨੇਮ, ਇਕਰਾਰਨਾਮੇ। 


ਸੰਗ ਫੌਜ ਲੈ ਅਧਿਕ ਮਹਾਨੇ ॥੧੬੯॥ 

ਲੋਣੀ ਅਖਟਰ ਪਿਖਿ ਭਲ ਤੌਰਨਾ। 'ਚੰਗੇ ਢੰਗ। 
ਲੁਦਿਹਾਨੇ ਮੈ ਪਹੁੰਚਯੋ ਫੌਰਨ'। 'ੇਤੀ। 
ਮਿਲੇ ਨ੍ਿਪ ਸਭ ਤਿਹ ਠਾਂ ਆਏ। 

ਲਿਖੇ ਅਹਿਦ ਦੁਹਿ ਦਿਸ ਮਨ ਭਾਏ ॥ ੧੭੮੦॥ 

ਪੁਨਾ ਛਾਵਨੀ ਤਹਾਂ ਪਵਾਈ। 

ਅੰਗ੍ਰੇਜ਼ਨ ਕੇ ਵਜੀ ਵਧਾਈ। 

ਫੌਜ ਅੰਗ੍ਰੇਜ਼ੀ ਕੈਂਪੂ ਏਕ'। 'ਕੈਂਪ (ਡੇਰਾ)। 
ਰਹਿਨ ਲਗਜਯੋ ਤਿਹ ਠਾਂ ਧਰਿ ਟੇਕ' ॥੧੭੧॥ __'(ਮਲਵਈ ਰਾਜਿਆਂ ਦੀ) ਓਟ ਤੱਕ ਕੇ। 
ਦੋਹਰਾ: 

$ਸਹਸ ਅਠਾਰਾਂ ਚੌਹਟ ਮੈ, 


ਝੰਡਾ ਦਯੋ ਗਡਾਇ ॥ ੧੭੨॥ 
ਚੌਪਈ: 





84 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਸ ਦਿਨ ਕੇ ਤੂਫੈਲ ਤੇ' ਜਾਨੋ। 'ਬਰਕਤ ਨਾਲ। 

ਭਏ ਸ਼ਾਹ ਅੰਗ੍ਰੇਜ਼ ਮਹਾਨੋ”। “ਸਹਸ ਅਠਾਰਾਂ' ਤੋਂ 'ਅੰਗ੍ਰੇਜ਼ ਮਹਾਨੋ' ਤੱਕ ਦਾ ਪਾਠ 
ਅੰਮ੍ਰਿਤਸਰ ਐਡੀਸ਼ਨ 'ਚੋਂ ਲਿਆ ਹੈ। 

ਫੂਲ ਬੰਸ ਨੈ ਯਹ ਉਪਕਾਰਾ। 

ਅੰਗ੍ਰੇਜ਼ਨ ਪਰ ਕੀਨੋ ਭਾਰਾ ॥ ੧੭੨॥ 

ਜਿਸ ਕਾ ਬਦਲਾ ਵਹਿ ਨਿਜ ਓਰੋਂ”। 'ਤਰਫ਼ੋਂ। 

ਜੇਤੋ ਦੈਂਹ ਤਿਤੋ ਹੈ ਥੋਰੋ। 

ਯਾ ਬਿਧਿ ਅੰਗ੍ਰੇਜ਼ਨ ਕੋ ਲਜਾਇ। 

ਲਵਪੁਰ ਪਤਿ ਕੇ ਸਮੁਖ ਬਿਠਾਇ ॥ ੧੭੪॥ 

ਭਏ ਨਿਚਿੰਤ ਫੂਲ ਕੇ ਰਾਜੇ। 

ਕਰਿ ਲੀਨੇ ਮਨ ਭਾਵਤ ਕਾਜੇ। 

ਚਾਲਾ ਚਲਯੋ ਨੀਤਿ ਕਾ ਐਸੇ। 

ਰਾਜ ਕਰਤ ਜਿਸ ਤੇ ਅਬ ਬੈਸੇ ॥੧੭੫॥ 

ਮਿਲੇ ਮਝੈਲਨ ਕੋ ਉਸਤਾਜ। 

ਕਰਯੋ ਚਹਿਤ ਜੇ ਇਨੈ ਕੁਕਾਜ। 

ਯਹਿ ਜੋ ਨਿੱਤ ਮਸ਼ਕਰੀ ਕਰਤੇ। 

ਮਲਵੱਈਅਨ ਕੋ ਢੱਗੇ ਰਰਤੇ' ॥ ੧੭੬ ॥ 

ਖਿਚਜੋ ਸੁਹਾਗਾ ਢੱਗਨ ਐਸੈ। 

ਦਲੇ ਮਝੈਲ ਗਏ ਸਭ ਜੈਸੇ। 

ਮਜ਼ਾ! ਮਸ਼ਕਰੀ ਚਾਖਯੋ ਐਸਾ। 

ਯਾਦ ਉਲਾਦ ਰਾਖ ਹੈ ਜੈਸਾ ॥੧੭੭॥ 

$ਸੁਨੋ ਅਬੈ ਇਕ ਔਰੈ ਸਾਖੀ। 

ਜਯੋਂ ਸਰਦਾਰ ਰਤਨ ਸਿੰਘ ਭਾਖੀ। 

ਅੰਗ੍ੰਜੈਂ ਜਬ ਲਿਯ ਲੁਦਿਹਾਨਾ। 


ਸਤਲੁਜ ਨਦੀ ਹੱਦ ਠਹਿਰਾਈ ॥ ੧੭੯ ॥ 
ਅੰਗ੍ੇਜ਼ਨ ਜਬ ਪੈਰ ਜਮਾਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 85 


ਮੈਣ ਦਾਬੀਏ' ਸਿੰਘ ਬੁਲਾਏ। 'ੱਘਰ ਤੇ ਜਮਨਾ ਦੇ ਵਿਚਕਾਰਲੇ ਇਲਾਕੇ ਦੇ ਹਾਕਮ। 
ਸਤਲੂਜ ਅਰ ਜਮਨਾ ਕੇ ਮਾਹੈਂ। 
ਹੁਤੇ ਰਈਸ ਜਿਤਕ ਤਬ ਵਾਹੈਂ ॥੧੮੦॥ 


ਦੋਹਰਾ: 

ਲੁਦਿਹਾਨੇ ਇਕਠੇ ਭਏ, 

ਜਬ ਸਭ ਹੀ ਸਰਦਾਰ। 

ਲੋਣੀ ਅਖਟਰ ਤਬ ਕਰਯੋ, 

ਸ੍ਰਾਲ ਵਹੀ ਨਿਰਧਾਰ ॥੧੮੧॥ 

ਚੌਪਈ: 

ਦਿਲੀਪਤਿ ਤੁਰਕੇਸ' ਜੁ ਭਾਖਾ। 

ਥਾ ਕਰਨੈਲ ਵਹੀ ਲਿਖ ਰਾਖਾ। 

ਬੂਝਯੋ ਸੋ ਸਿੰਘਨ ਤੇ ਐਸੇ। 

ਕਹੋ ਰਾਜ ਤੁਮ ਪਾਯੋ ਕੈਸੇ" ॥੧੮੨॥ “ਸੁਨੋ ਅਬੈ' ਤੋਂ 'ਪਾਯੋ ਕੈਸੇ' ਤੱਕ ਦਾ ਪਾਠ ਅੰਮ੍ਰਿਤਸਰ 
ਐਡੀਸ਼ਨ ਦਾ ਹੈ। 

ਕੈ ਗਨੀਮ' ਕੋਉ ਵਡ ਹਰ ਕੈ?। 'ਦੁਸ਼ਮਣ। ਮਾਰ ਕੇ। 

ਲੀਨੋ ਮੁਲਕ ਜੰਗ ਬਹੁ ਕਰ ਕੈ। 

ਕੈ ਕਿਨ ਸ਼ਾਹਿ ਪਟਾ ਲਿਖ ਦਯੋ। 

ਕੈ ਤੁਮ ਰੱਯਤ ਬਿਗਰ ਦਬਯੋ । ੧੮੩ ॥ 

ਰੱਯਤ ਬਿਗਰੀ ਢਿਗ ਕਬ ਰਾਜ। 

ਰਹਿਨ ਦਯੋ ਕਿਨਿ ਬਿਨਾ ਸਮਾਜਾ। (ਬਾਦਸ਼ਾਹੀ) ਸਾਮਾਨ। (ਅ) ਇਕੱਠ, ਏਕਤਾ। 

ਤਵਾਰੀਖ' ਤੁਮ ਅਪਨੀ ਭਾਰੀ। 'ਇਤਿਹਾਸ। 

ਲਿਖ ਕੈ ਦੇਹੁ ਹਮੈ ਅਬ ਸਾਰੀ ॥੧੮੪॥ 

ਯਹਿ ਸੁਨਿ ਬਹੁ ਸਰਦਾਰ ਡਰਾਨੇ। 

ਤਵਾਰੀਖ ਕਾ ਅਰਥ ਨ ਜਾਨੇ। 

ਸੁਨੀ ਨ ਪਿਖੀ ਹੁਤੀ ਜਿਨਿ ਕਾਇ'। 

ਤਵਾਰੀਖ ਕਿਆ ਹੁਤੀ ਬਲਾਇ ॥ ੧੮੫॥ 

$ਬਹੁ ਸਰਦਾਰਨਿ ਭਾਖਜੋ ਐਸੇ। 

ਤਵਾਰੀਖ ਕਾ ਮੁਹਂ ਹੂ ਕੈਸੇ'। 'ਕਿਹੋ ਜੇਹਾ ਹੋਵੇਗਾ। 

ਕਿਤਨਕ ਬਣੀ ਹੋਤ ਹੈ ਕਾਂ ਕੀ। 'ਕਿਸ (ਚੀਜ਼) ਦੀ (ਬਣੀ ਹੋਈ) ਹੁੰਦੀ ਹੈ। 

ਪਿਖੀ ਨ ਸੁਨੀ ਸ਼ਕਲ ਹਮ ਤਾਂ ਕੀ ॥੧੮੬॥ 





86 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੂਰਤਿ ਤਿਸ ਕੀ ਹਮੈ ਦਿਖਾਵੋ। 
ਹਮ ਬਨਵਾਇ ਦੈਂਹ ਕਿਸ ਥਾਵੋ”'। “ਬਹੁ ਸਰਦਾਰਨਿ' ਤੋਂ 'ਕਿਸ ਥਾਵੋਂ' ਤੱਕ ਦਾ ਪਾਠ ਅੰਮ੍ਰਿਤਸ] 


ਐਡੀਸ਼ਨ ਦਾ ਹੈ। 
ਸਾਹਿਬ ਸੁਨਿ ਪੁਨ ਭਾਖਯੋ ਹਸ ਯਹਿ। 
ਇਤੀਹਾਸ ਕੋ ਤਵਾਰੀਖ ਕਹਿਂ ॥੧੮੭॥ 
ਜਿਓ ਤੁਮ ਪਾਏ ਰਾਜ ਬਿਸਾਲੇ। 
ਸੋ ਤੁਮ ਲਿਖ ਕੈ ਦੇਹੁ ਹਵਾਲੇ। 
ਹੁਤੇ ਸਿੰਘ ਤਬ ਭੋਲੇ ਭਾਲੇ। 
ਨਹਿ ਜਾਨਤ ਥੇ ਦੈਨ ਹਵਾਲੇ ॥੧੮੮॥ 
ਵੇਖਹੁ ਪਰਮੇਸ਼ਰ ਕੇ ਸਾਜਾ। 
ਵਹਿ ਤੋ ਸਿੰਘ ਕਰਤ ਥੇ ਰਾਜ। 
ਅਬ ਜੋ ਉਨ ਹੀ ਕੇ ਹੈਂ ਨਾਤੀ'। 
ਬਹੁ ਇਲਮਨ ਮੈ ਬਹੁ ਬਖਯਾਤੀ ॥ ੧੮੯॥ 
ਇਨ ਕੋ ਮੁਸ਼ਕਲ ਮਿਲਤ ਗੁਜ਼ਾਰਾ। 
ਯਹਿ ਕੁਛ ਖੇਲ ਈਸ਼ ਕਾ ਨਯਾਰਾ। 
ਇਲਮ ਜਹਾਲਤ' ਕੇ ਨਹਿ ਤਾਲਕ”। 
ਮਿਲ ਹੈ ਤਿਸੈ ਦੇਤ ਜਿਹ ਮਾਲਕ ॥ ੧੯੦॥ 
ਆਗੇ ਸਿੰਘ ਹੁਤੇ ਸਭ ਭੋਲੇ। 
ਦੇਗ ਤੇਗ ਕੇ ਧਨੀ ਅਮੋਲੇ। 
ਰਖਤੇ ਇਕ ਸਤਿਗੁਰ ਕਾ ਪਰਣਾ'। 
ਜਤੀ ਸਤੀ ਬਚ ਕੂਰ ਨ ਕਰਣਾ ॥ ੧੯੧॥ 
ਅਬ ਜਬ ਆਲਮ ਆਕਲ ਭਏ। 
ਮਰਦਪੁਨਾ ਸੁਖ ਸਭ ਬਹਿ ਗਏ। 
ਗੈਰ ਮਜਬ ਕੇ ਦੀਨ' ਰਹੇ ਬਨ। 
ਬੈਠੇ ਖੋਇ ਸਿਦਕ ਅਪਨਾ ਧਨ ॥ ੧੯੨॥ 
ਬਲਿਕੈ ਬਡੇ ਬਡੇ ਜੋ ਦੀਸਤ। 
ਅੰਗ੍ਰੇਜ਼ਨ ਕੀ ਚੱਕੀ' ਪੀਸਤ। 
ਮਿਹਨਤ ਮਿਲਤ ਵਹੀ ਲੈ ਖੇਹੈਂ। 
ਆਟਾ' ਅੰਗ੍ਰੇਜ਼ਨ ਕੋ ਦੈਹੈਂ ॥੧੯੨॥ 
ਯਹਿ ਫਲ ਹੈ ਹੁਸ਼ਯਾਰੀ ਕੇਰਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਨੈ7 


ਸਿਦਕ ਬੀਰਤਾ ਵਹੁ ਫਲ ਹੇਰਾ। 
ਠੀਕ ਮਸਾਲ' ਮੇਲ ਨੂੰ ਮੇਲ। 

'ਖੰਡ ਮੈਂ ਘੀ ਸ਼ੱਕ੍ਰ ਮੈਂ ਤੇਲ' ॥ ੧੯੪॥ 
ਹੁਕਮ ਬਹਾਦਰ ਨਾਦਰ ਗਹੈਂ”। 


ਚਾਤਰ ਨਿਤ ਆਤਰ ਤਿਹ ਰਹੈਂ”। 

ਪੀਵਤ ਦੂਧ ਕੱਟਰੂ ਭੋਲੇ। 

ਕਾਗ ਸਯਾਨੇ ਗੋਬਰ' ਫੋਲੇ ॥੧੯੫॥ 
ਪਰ ਯਹਿ ਅਮਰ! ਨਹੀ ਇਕਤਯਾਰੀ”। 
ਤੈਸ ਬਨੈ ਜਸ ਕਰੇ ਮੁਰਾਰੀ। 

ਰੀਤਿ ਘਟੀ ਵਡ ਲੋਗਨ ਵਾਰੀ। 
ਸੂਰਬੀਰਤਾ ਫਿਰੀ ਬੁਹਾਰੀ' ॥ ੧੯੬॥ 
ਸੰਤ ਸੇਵ ਸਖਾਵਤ' ਹਾਰੀ। 

ਯਹਿ ਅੰਗ੍ਰੇਜ਼ਨ ਕਿਰਪਾ ਭਾਰੀ ॥੧੯੭॥ 
ਦੋਹਰਾ: 

ਲੋਣੀ ਅਖਟਰ ਬੂਝਯੋ, 

ਥਾ ਸਿੰਘਨ ਤੈ ਜੈਸ। 

ਉੱਤਰ ਦਯੋ ਨ ਕਿਨੈ ਜਬ, 

ਤਬ ਤਿਨ ਸੋਚਯੋ ਐਸ ॥੧੯੮॥ 
ਚੌਪਈ: 

ਸਿੰਘ ਏਹੁ ਲਾਇਲਮ' ਸਬੀ ਹੈ'। 
ਤਵਾਰੀਖ ਨਹਿ ਦੈਂਹ ਕਬੀ ਹੈਂ। 

ਸਾਥ ਸਲਾਹਿ ਕਰੀ ਕਪਤਾਨਾ। 

ਥਾ ਜੋ ਸਾਹਿਬ ਮਰੀ" ਸੁਜਾਨਾ ॥ ੧੯੯॥ 


ਤਿਸ ਕੋ ਫਿਰ ਕਰਨੈਲ ਸੁਨਾਵੋ'। 

ਤੁਮ ਤਰੀਖ ਇਨ ਕੀ ਬਨਵਾਵੋ। 

ਬੂਟੇ ਸ਼ਾਹ ਮੌਲਵੀ ਤਾਈਂ। 
ਪੇਸ਼ਕਾਰ' ਜੋ ਹੁਤੋ ਤਦਾਈਂ ॥ ੨੦੦ ॥ 
ਦਯੋ ਹੁਕਮ ਵਹਿ ਲਿਖਨੇ ਲਾਗਜੋ। 


'ਉਦਾਹਰਣ। 


ਬਹਾਦਰ ਪੁਰਖਾਂ ਦੇ ਹੁਕਮ ਨੂੰ ਅਨੌਖੇ (ਭਾਵ ਗੁਣੀ ਪੁਰਸ਼) ਵੀ 
(ਗਹੈਂ) ਮੰਨਦੇ ਹਨ। 
(ਪਰ) ਉਹ ਚਤੁਰ ਪੁਰਸ਼ ਨਿੱਤ ਦੁਖੀ ਹੀ ਰਹਿੰਦੇ ਹਨ। 


'ਗੋਹਾ। 
'ਹੁਕਮ (ਰਾਜ) ਕਰਨਾ। (ਆਪਣੇ) ਵੱਸ ਵਿੱਚ ਨਹੀਂ। 


'ਅਨਪੜ੍ਹ। 


“ਕੈਪਟਨ ਮਰੇ ਈਸਟ ਇੰਡੀਆ ਕੰਪਨੀ ਦਾ ਨੌਕਰ ਤੇ ਸਰ 
ਡੇਵਿਡ ਅਕਟਰ ਲੋਣੀ ਦੇ ਮਾਤਹਿਤ ਸੀ। ਇਹ ਲੁਧਿਆਣੇ 
ਡਾਕਟਰ ਸੀ ਤੇ ਰਾਜਸੀ ਕੰਮ ਵੀ ਕਰਦਾ ਸੀ। 

'ਲੋਣੀ ਅਖਟਰ ਨੇ ਸੁਣਾਇਆ ਭਾਵ ਕਿਹਾ। 


(ਕਪਤਾਨ ਮਰੀ ਦੇ) ਅੱਗੇ ਕੰਮ ਕਰਨ ਵਾਲਾ। 





ਨੈਕ ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੁਤੋਂ ਤੁਰਕ ਸੋ ਮਤਸਰ ਪਾਗਯੋ' ॥। ੨੦੧॥ 
ਪੁਨ ਤਹਿੰ ਥਾ ਇਕ ਬੁਧਿ ਬਰੀ ਕੋ'। 
ਰਤਨ ਸਿੰਘਾਂ ਸਰਦਾਰ ਭਰੀ ਕੋ!। 


ਉਸ ਨੇ ਕਰਯੋ ਤਬੈ ਯਹਿ ਖਯਾਲ। 

ਯਹਿ ਕਿਮ ਲਿਖ ਹੈ ਨੀਕ ਹਮ ਹਾਲ ॥੨੦੨॥ 
ਤੁਰਕ ਸਰਪ ਸਮ ਸਯਾਨੇ ਕਹੈਂ। 

ਮਾਰੇ ਬਿਨਾ ਡੰਗ ਨਹਿ ਰਹੈਂ। 

ਸਿੱਖਨ ਕਾ ਅਰ ਤੁਰਕਨ ਕੇਰਾ। 

ਬੈਰ ਆਦਿ ਤੇ ਆਹਿ ਵਧੇਰਾ ॥੨੦੩॥ 
ਯਹਿ ਤੋ ਹਾਲ ਲਿਖੇਗੋ ਐਸੇ। 

ਹੋ ਨਕਸਾਨ ਸਿੰਘਨ ਕੋ ਜੈਸੇ। 

ਸ਼ੱਤ੍ ਸ਼ੱਤ ਕੀ ਸਾਚ ਨ ਕੈ ਹੈ। 
$ਉਲਟਾ ਹੱਤਕ ਕਰਨ ਹੀ ਚੈ ਹੈ ॥ ੨੦੪॥ 
ਮਤ ਕਿਤ ਐਸੀ ਲਿਖ ਦਿਖਰਾਵੈ। 

ਜਿਸ ਤੇ ਰਾਜ ਹਮਾਰੋ ਜਾਵੇ” 


ਯਹਿ ਵਿਚਾਰ ਕਰਿ ਤਿਸ ਨੇ ਸਬ ਹੀ। 

ਕਹਯੋ ਮਰੀ ਢਿਗ ਫਿਰ ਯੋਂ ਤਬ ਹੀ ॥੨੦੫॥ 
ਸਾਚ ਸਾਚ ਸਬ ਹਾਲ ਹਮਾਰਾ। 

ਨਹਿ ਲਿਖ ਸਕੈ ਮੌਲਵੀ ਸਾਰਾ ॥੨੦੬॥ 
ਦੋਹਰਾ: 

ਅਪਨੇ ਅਪਨੇ ਮਜਬ ਕਾ, 

ਹਾਲ ਲਖਤਿ' ਸਭ ਕੋਇ। 

ਖਬਰ ਦੂਸਰੇ ਮਜਬ ਕੀ, 

ਨਹਿ ਦੂਸਰ ਕੋ ਹੋਇ ॥੨੦੭॥ 

ਚੌਪਈ: 

ਫਿਰ ਵਡ ਬੈਰ ਹਮਾਰਾ ਇਨ ਕਾ। 


ਈਰਖਾ 'ਚ ਭਰਿਆ ਹੋਇਆ। 

ਚੰਗੀ ਬੁੱਧੀ ਵਾਲਾ। 

“ਸ. ਰਤਨ ਸਿੰਘ ਭੰਗੂ ਪਿੰਡ ਭੜੀ ਤਸੀਲ ਸਮਰਾਲਾ ਜ਼ਿਲ੍ਹਾ 
ਲੁਧਿਆਣਾ ਦੇ ਵਸਨੀਕ ਸਨ। ਇਹ ਸਰਦਾਰ ਮਹਿਤਾਬ 
ਸਿੰਘ ਮੀਰਾਂ ਕੋਟੀਏ ਦੇ ਪੌਤ੍ਹੇ, ਸਰਦਾਰ ਰਾਇ ਸਿੰਘ ਦੇ ਪੁੱਤਰ 
ਅਤੇ ਸਰਦਾਰ ਸ਼ਾਮ ਸਿੰਘ ਕਰੋੜੀਏ ਦੇ ਦੋਹਿਤ੍ਰੇ ਸਨ। 'ਭੜੀ 
ਪਿੰਡ ਦਾ। 


#ਉਲਟਾ ਹੱਤਕ' ਤੋਂ 'ਹਮਾਰੋ ਜਾਵੈ' ਤੱਕ ਤਿੰਨ ਤੁਕਾਂ ਦਾ ਪਾਠ 
ਅੰ: ਐ: ਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 89 


ਬਢਯੋ ਚਲਯੋ ਆਵਤਿ ਬਹੁ ਦਿਨ ਕਾ। 

ਯਹਿ ਕਿਮ ਹਮਰੀ ਸਾਚ ਲਿਖੇ ਹੈ। 

ਬਲਿਕੈ ਉਲਟੀ ਲਿਖ ਦਿਖਰੈ ਹੈ । ੨੦੮ ॥ 

ਬਾਦਸ਼ਾਹ ਜਜੋਂ ਭਾਖੀ ਝੂਠੀ। 

ਤੈਸੇ ਯਹਿ ਭੀ ਲਿਖੇ ਅਨੂਠੀ'। 

ਤਾਂ ਤੇ ਹਮ ਸਬ ਅਪਨਾ ਹਾਲ। 

ਦਿਖਰੈ ਹੈਂ ਲਿਖ ਤੁਮੈ ਬਿਸਾਲ ॥। ੨੦੯॥ 

ਪੁਨ ਤੁਮ ਜੇਤਕ ਕੀਨੇ ਸ੍ਰਾਲ। 

ਤਿਨ ਕੇ ਉੱਤ੍ਰ ਲਿਖੋਂ ਬਿਸਾਲ। 

“ਮਾਨ ਬਾਤ ਕਪਤਾਨ ਤਬੈ ਹੀ। “ਮਾਨ ਬਾਤ' ਤੋਂ 'ਅਬੈ ਹੀ' ਤੱਕ 'ਗੁਰੂ ਨਾਨਕ' ਤੋਂ 'ਮਨ ਭਾਯੋ' 


ਤੱਕ ਦਾ ਪਾਠ ਅੰਮ੍ਰਿਤਸਰ ਐਡੀਸ਼ਨ ਦਾ ਹੈ। 
ਕਹੋ, ਦੈਹੁ ਲਿਖ ਤੁਸੀਂ ਅਬੈ ਹੀ ॥੨੧੦॥ 
ਜਿਹਿ ਬਿਧਿ ਸਿਖ ਮਜਬ ਯਹਿ ਭਯੋ। 
ਅਰ ਪੁਨ ਰਾਜ ਜਗਤ ਕਾ ਲਯੋ। 
ਜਿਹ ਹਿਤ ਕੀਨੇ ਪੰਥ ਅਖਾਰੇ। 
ਤੁਰਕਨ ਸੰਗ, ਲਿਖੋ ਵਹਿ ਸਾਰੇ ॥੨੧੧॥ 
ਗੁਰ ਨਾਨਕ ਤੇ ਲੈ ਸਭ ਹਾਲ। 
ਲਿਖੋ ਆਜ ਲੌ ਸਭੀ ਬਿਸਾਲ। 
ਯਹਿ ਆਗਯਾ ਕਪਤਾਨ ਦਈ ਜਬ। 
ਲਿਖ ਦਿਖਰਾਯੋ ਰਤਨ ਸਿੰਘ ਤਬ ॥ ੨੧੨ ॥ 
ਹੁਤੋ ਸਿੰਘ ਵਹਿ ਸਿਦਕੀ ਸੂਰਾ। 
ਹਨ ਜਪ ਤਪ ਸੰਜਮ ਕਾ ਪੂਰਾ। 
ਪੁਨ ਉਨ ਕੇ ਘਰ ਸਿੱਖੀ ਗੁਰ ਕੀ। 
ਕਈ ਪੁਸ਼ਤ ਤੈ' ਆਵਤ ਧੁਰ ਕੀ? ॥ ੨੧੨॥ 
ਫਿਰ ਤਿਸ ਕੇ ਦਾਦਾ ਅਰ ਬਾਪੂ। 
ਰਹੇ ਬਹੁਤ ਜੰਗਨ ਮੈ ਆਪੂ। 
ਉਨ ਤੈ ਗਾਥਾ ਜੰਗਨ ਕੇਰੀ। 
ਰਤਨ ਸਿੰਘ ਥੀ ਸੁਨੀ ਬਧੇਰੀ ॥। ੨੧੪॥ 
ਪੁਨ ਇਸ ਕੇ ਵਡਿਯਨ ਕਿਛ ਸਾਖੀ। 
ਅਪਨੇ ਘਰ ਮੈ ਥੀ ਲਿਖ ਰਾਖੀ। 





90 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਤਨ ਸਿੰਘ ਕੀ ਤਬ ਇਕ ਦਾਦੀ। 

ਹੁਤੀ ਜੀਵਤੀ ਸਾਲ ਸਤਾਦੀ' ॥ ੨੧੫॥ 'ਸੌ ਸਾਲ (ਦੀ ਉਮਰ) ਦੀ। 

ਤਿਸ ਨੇ ਭੀ ਥਾ ਬਹੁਤ ਜ਼ਮਾਨਾ। 

ਦਸਮ ਗੁਰੂ ਲੌ ਪਿਖਯੋ ਮਹਾਨਾ। 

ਕੁਛ ਲਿਖਯੋ ਪਿਖ ਕੁਛ ਉਸ ਤੈ ਸੁਨਿ। 

ਨਿਜ ਬੁਧਿ ਬਲ ਸੋਂ ਰਤਨ ਸਿੰਘ ਗੁਨਿ ॥ ੨੧੬॥ 

ਸੋ ਬਟੋਰ ਸਾਖੀ ਉਨ ਖਾਸੈਂ। ਗਆਪ। 

ਧਰਯੋ ਨਾਮ ਪੰਥ ਪਰਕਾਸ਼ੈਂ। 

ਜਾਇ ਮਰੀ ਕੋ ਗ੍ਰੰਥ ਦਿਖਾਯੋ। 

ਸਿੰਘ ਜੀ ਕੋ ਸਨਮਾਨ ਬਢਾਯੋ ॥ ੨੧੭॥ 

ਫਿਰ ਕਰਨੈਲ ਤਈਂ ਦਿਖਰਾਯੋ। 

ਉਭੈ ਸਾਹਿਬਨ ਕੇ ਮਨਿ ਭਾਯੋ। 

ਉਤੈ ਮੌਲਵੀ ਬੂਟੇ ਸ਼ਾਹ। 

ਤਵਾਰੀਖ ਲਿਖ ਲਯਾਯੋ ਚਾਹਿ ॥ ੨੧੮॥ 

ਆਹਿ ਫਾਰਸੀ ਵਹੈ ਜ਼ਬਾਨ। 

ਸੋ ਭੀ ਕਰਿ ਸਾਹਿਬ ਪੁਵਾਨ। 

ਦਫਤਰ ਮਾਹਿ ਰਖਾਈ ਦੋਈ। 

ਸੋਈ ਜੁਗ ਨੈਨਨ ਹਮ ਜੋਈ' ॥ ੨੧੯ ॥ 'ਉਹ ਦੋਵੇਂ (ਕਿਤਾਬਾਂ) ਅਸੀਂ (ਆਪਣੀਆਂ) ਅੱਖਾਂ ਨਾਲ 
ਦੇਖੀਆਂ ਹਨ। 


ਦੁਹੂੰ ਬੀਚ ਤੈ ਲੈ ਬਹੁ ਸਾਖੀ। 

ਏਸ ਗ੍ਰੰਥ ਮੈ ਸਬ ਹਮ ਰਾਖੀ। 

ਅਰ ਨਿਜ ਬ੍ਰਿਧਨ ਤੇ ਜੋ ਸੁਨੀ। 

ਲਿਖੀ ਬਟੋਰ ਅਧਿਕ ਵਹਿ ਗੁਨੀ ॥੨੨੦॥ 

ਦੋਹਰਾ: 

“ਰਤਨ ਸਿੰਘ ਜਿਹ ਹਿਤ ਰਚਜੋ, “ਰਤਨ ਸਿੰਘ' ਤੋਂ 'ਇਤਿ ਨੀਕ' ਤੱਕ ਦਾ ਪਾਠ ਅੰਮ੍ਰਿਤਸਰ 
ਐਡੀਸ਼ਨ ਦਾ ਹੈ। 


ਗੁੰਥ ਪੰਥ ਪਰਕਾਸ਼। 

ਸੋ ਗਾਥਾ ਮੈ ਸਭ ਕਹੀ, 

ਸੁਨੋ ਔਰ ਅਬ ਖਾਸ ॥੨੨੧॥ 
ਛੰਦ ਬੰਦ' ਤਿਸ ਗ੍ਰੰਥ ਕੋ, 

ਜਿਹ ਹਿਤ ਮੈ ਯਹਿ ਕੀਨਿ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 91 


ਸੋ ਕਾਰਣ ਸਭ ਭਾਂਤਿ ਕੋ, 
ਮੈ ਪੂਰਬ ਕਹਿ ਦੀਨਿ ॥੨੨੨॥ 
ਫਿਰ ਆਗੈ ਪ੍ਰਸੰਗ ਸਭਿ, 
ਚਲੈ ਗ੍ਰੰਥ ਕਾ ਠੀਕ। 
ਅਬ ਕਹਿ ਕਾਰਣ ਗ੍ਰੰਥ ਕਾ, 
ਧਯਾਇ ਭਯੋ ਇਤਿ ਨੀਕ$ ॥ ੨੨੩॥ 'ਚੰਗੀ ਤਰ੍ਹਾਂ ਸੰਪੂਰਨ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ ਕਥਾ ਪ੍ਰਸੰਗ ਸੂਚੀ, ਨਏ ਪੁਰਾਣੇ 
ਗੁੰਥਰਚਨ ਕੇ ਕਾਰਣ" ਬਰਨਨੰ ਨਾਮ ਦੁਤੀਓ ਬਿਸਾਮ ॥੨॥ 
“ਕਥਾ ਪ੍ਰਸੰਗ ਸੂਚੀ ਨਵੇਂ ਪੁਰਾਣੇ ਗੁੰਥ ਰਚਨ ਕੇ ਕਾਰਣ' ਪਾਠ ਦਿੱਲੀ ਐਡੀਸ਼ਨ ਦਾ ਹੈ। ਉਥੇ ਕਥਾ ਸੂਚੀ ਪ੍ਰਸੰਗ ਪਾਠ ਸੀ ਤੇ 
ਕਾਰਨ ਤੋਂ ਮਗਰੋਂ ਛਪਿਆ ਹੋਇਆ ਸੀ। ਅਸਾਂ ਉਕਤ ਪਾਠ ਲਿਖ ਕੇ ਤਰਤੀਬ ਦਰੁਸਤ ਕਰ ਦਿੱਤੀ ਹੈ। 





92 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੀਜਾ ਬਿਸ੍ਹਾਮ 
੩. (ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਕਾਰਣ) 

ਦੋਹਰਾ: 

ਗੁਰ ਨਾਨਕ ਰਵਿਰ ਸਮ ਰਵ, 

ਤਿਹ ਉਜਾਸ ਉਰ ਪਾਇ। ਸ੍ਰੀ ਗੁਰੂ ਨਾਨਕ ਦੇਵ ਰੂਪ ਸੂਰਜ ਦੀਆਂ ਬਾਣੀ ਰੂਪ ਕਿਰਨਾਂ 
ਹਨ, ਤਿਨ੍ਹਾਂ ਦਾ ਗਿਆਨ ਰੂਪ ਚਾਨਣ ਹਿਰਦੇ 'ਚ ਪਾ ਕੇ। 

ਕਥੋਂ ਕਥਾ ਗੁਰੁ ਪੰਥ ਕੀ', 'ਗੁਰੂ ਸਾਹਿਬਾਨ ਅਤੇ ਖ਼ਾਲਸਾ ਪੰਥ ਦੀ। 

ਸੁਨੋ ਸੱਜਨ ਮਨ ਲਾਇ ॥੧॥ 

ਚੌਪਈ: 

ਗੁੰਥ ਰਤਨ ਸਿੰਘ ਜਿਹ ਹਿਤ ਰਚਾ। 

ਸੋ ਕਾਰਣ ਭਾਖਯੋ ਹਮ ਸਚਾ। 

ਜਿਹ ਹਿਤ ਮੈ ਯਹਿ ਗ੍ਰੰਥ ਬਨਾਯੋ। 

ਸੋ ਕਾਰਣ ਸਬਿ ਪੂਰਬ ਗਾਯੋ ॥ ੨ ॥ 

ਅਬ ਸਤਿਗੁਰ ਕੋ ਕਰ ਕੈ ਬੰਦਨ। 

ਰਚੋਂ ਗਾਥ ਯਹਿ ਰੁਚਰ ਸੁ ਛੰਦਨਿ'। 'ਚੰਗੇ ਤੇ ਸੁੰਦਰ ਛੰਦਾਂ ਵਿੱਚ। 

ਗਣਪਤਿ' ਆਦਿ ਜਿਤੇ ਸੁਰ ਲੋਊ। 'ਗਣੇਸ਼। 

ਬਿਨ ਗੁਰੁ ਲਖਯੋ ਨ ਤਿਨ ਮੈ ਕੋਊ ॥੨॥ 

ਸਰਬ ਇਸ਼ਟ ਮਤ ਗੁਰੁ ਅਨਕੂਲਾ'। 'ਸਾਰੇ ਮੱਤ ਗੁਰਾਂ ਨੂੰ ਇਸ਼ਟ ਮੰਨਣਾ ਪ੍ਰਵਾਨ ਕਰਦੇ ਹਨ। 

ਤਾਂ ਤੇ ਗੁਰ ਮਮ ਮੰਗਲ ਮੂਲਾ'। 'ਮੰਗਲਾਂ ਦਾ ਮੁੱਢ ਹਨ। 

ਜਾਨੁ ਪਾਨ ਜੁਗ ਜੋਰਿ ਸ ਅੰਜਲਿ। 'ਗੋਡੇ (ਟੇਕ ਕੇ) ਤੇ ਦੋਵੇਂ ਹੱਥ ਬੁੱਕ ਵਾਂਗ ਜੋੜ ਕੇ। 

ਬੰਦੋਂ ਗੁਰਿ ਪਦ ਪਦਮ ਸੁ ਮੰਜਲ' ॥੪॥ 'ਉੱਜਲ ਚਰਨ ਕਮਲ। 

ਜਾਸ ਪੁਤਾਪ ਅਨਲ ਕੇ ਮਾਹੀ'। 'ਿਨ੍ਹਾਂ ਦੇ ਪੁਤਾਪ ਦੀ ਅੱਗ ਵਿੱਚ। 

ਅਨਿਕ ਬਿਘਨ ਪਾਰਦ ਹੂੰ ਜਾਹੀ'। ਪਾਰੇ (ਵਾਂਗ) ਹੋ ਕੇ (ਉੱਡ) ਜਾਂਦੇ ਹਨ। 

ਬਰਨੋ ਅਪਰ ਕਹਾਂ ਜਸ ਕੇਤੂ'। 'ਨਿਸ਼ਾਨ ਰੂਪ (ਸਤਿਗੁਰਾਂ) ਦਾ ਜਸ। 

ਜਾਸ ਨਾਮ ਭਵ ਬਾਰਧਿ ਸੇਤੂ' ॥੫॥ 'ਸੰਸਾਰ ਸਮੁੰਦਰ (ਪਾਰ ਕਰਨ ਲਈ) ਪੁਲ ਹੈ। 

ਜਾ ਪਦ ਪੰਕਜ ਰਜ ਕਰਿ ਅੰਜਨਾ!। ਜਿਨ੍ਹਾਂ ਦੇ ਚਰਨਾਂ ਦੀ ਧੂੜੀ ਦਾ ਸੁਰਮਾ ਬਣਾ ਕੇ। 

ਭੇ ਤਿਕਾਲ ਦਰਸੀ ਦੁਖ ਭੰਜਨਾ। (ਉਹ) ਤਿੰਨਾਂ ਸਮਿਆਂ ਨੂੰ ਦੇਖਣ ਵਾਲੇ ਤੇ ਦੁੱਖਾਂ ਨੂੰ ਭੰਨਣ 
ਵਾਲੇ ਹੋ ਗਏ। 

ਮਹਿਮਾ ਗੰਗ ਭੰਗ ਕਲਮਲ ਕਰਿ'। (ਗੁਰਾਂ ਦੀ) ਮਹਿਮਾ ਰੂਪ ਗੰਗਾ ਪਾਪਾਂ ਦੇ ਨਾਸ ਕਰਨ ਵਾਲੀ 
ਹੈ। 


ਬਾਨੀ ਬਜਾਰ ਮਦਾਦਿ ਮੇਘ ਹਰ' ॥੬॥ '(ਜਿਨ੍ਹਾਂ ਦੀ) ਬਾਣੀ ਰੂਪ ਹਵਾ ਹੰਕਾਰ ਆਦਿ ਬੱਦਲਾਂ ਨੂੰ ਦੂਰ 
ਕਰ ਦੇਣ ਵਾਲੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 93 


ਪਾਪ ਪਹਾਰਨ ਹਿਤ ਪੁਤਾਪ ਪਵਿ'। 
ਹਾਨਕ ਤਮ ਅਗਜਯਾਨ ਸੁਜਸ ਰਵਿ'। 


ਯਾ ਹਿਤ ਮੈ ਅਬ ਹੋਇ ਅਸ਼ੰਕਾ'। 
ਬਰਨੋਂ ਗੁਰ ਘਰ ਕਾ ਜਸ ਡੰਕਾ' ॥ ੭ ॥ 
ਗਾਥ ਪੰਥ ਕੀ ਆਹਿ ਅਪਾਰੀ। 

ਪਾਰੀ ਜਾਨਾ ਚਹੋਂ ਉਚਾਰੀ'। 


ਚਾਰੀ ਛੰਦ ਨ ਉਕਤੀ ਨੀਕੀ'। 
ਨੀਕੀ ਯੁਕਤਿ' ਨ ਫੁਰ ਹੈ ਠੀਕੀ ॥੮॥ 
ਠੀਕੀ ਜਮਕ ਦਮਕ ਰਸ ਰੀਤੀ'। 


ਰੀਤੀ ਬਾਨਿ ਯਾਹਿ ਤੈ ਭੀਤੀ'। 
ਭੀਤੀ ਕੀ ਚੀਤੀ ਸਮ ਚੀਤੀ'। 
ਚੀਤੀ ਕੀ ਪਿਖ ਅਧਿਕ ਪਰੀਤੀ' ॥ ੯॥ 


ਰੀਤੀ ਗਨੈ ਨ ਸਜਨ ਬਿਨੀਤੀ'। 
ਨੀਤੀ' ਗ੍ਰੰਥ ਰਚਨ ਕੀ ਕੀਤੀ। 


ਕੀਤੀ ਚਹੌਂ ਖਬਰ ਗੁਰ ਘਰ ਕੀ"। 


ਘਰ ਕੀ ਬੁਧਿ ਯਹਾਂ ਨੌ ਘਰਕੀ' ॥ ੧੦॥ 


ਤਾਂ ਤੇ ਗੁਰਿ ਪਦ ਬੰਦਨ ਕਰਹੌਂ। 

ਜਿਹ ਬਲ ਪਾਇ ਗ੍ਰੰਥ ਯਾਹਿ ਰਰਹੋਂ। 
ਕਵਿ ਕੋਵਿਦ ਗੁਰ ਸਿਖਨ ਮਹਾਨੀ। 
ਬੰਦਨ ਕਰੈਂ ਸ ਪ੍ਰੇਮ ਸ ਬਾਨੀ ॥੧੧॥ 
ਅੱਖਰ, ਅਰਥ, ਛੰਦ, ਪੁਸੰਗਾ। 


'ਪਾਪਾਂ ਦੇ ਪਹਾੜਾਂ ਨੂੰ ਨਾਸ ਕਰਨ ਲਈ (ਗੁਰਾਂ ਦਾ) ਪ੍ਰਤਾਪ 
ਬੱਜਰ (ਵਾਂਗ) ਹੈ। 

(ਗੁਰਾਂ ਦਾ) ਸ੍ਰੇਸ਼ਟ ਜਸ ਰੂਪ ਸੂਰਜ ਅਗਿਆਨ ਦੇ ਹਨੇਰੇ ਨੂੰ 
ਨਾਸ ਕਰਨ ਵਾਲਾ ਹੈ। 

'ਸ਼ੰਕਾਰਹਿਤ। 

ਡੰਕੇ (ਦੀ ਚੋਟ) ਵਾਂਗ ਭਾਵ ਗੱਜ ਵੱਜ ਕੇ। 


'ਉਚਾਰਨ ਕਰਨ ਰੂਪ (ਬੇੜੀ ਤੇ ਚੜ੍ਹ ਕੇ) ਪਾਰ ਜਾਣਾ ਚਾਹੁੰਦਾ 
ਹਾਂ। 

ਨ ਛੰਦ ਸੁੰਦਰ ਹਨ ਤੇ ਨ ਹੀ ਕਥਨ ਚੰਗਾ ਹੈ। 

'ਜੁਗਤੀ, ਦਲੀਲ। 

ਜਮਕ, ਦਮਕ ਰਸ ਤੇ ਰੀਤੀ ਦੇ ਅਰਥਾਂ ਲਈ ਦੇਖੋ ਬਿਸ੍ਰਾਮ 
੧ ਦੇ ਅੰਕ ਦੀਆਂ ਟਿੱਪਣੀਆਂ ੧, ੨, ੫, ੧੧, ੨੨। 

ਮੇਰੀ ਬਾਣੀ (ਕਵਿਤਾ, ਕਾਵਿ ਗੁਣਾਂ ਤੋਂ) ਖਾਲੀ (ਹੋਣ ਕਰ ਕੇ 
ਮੈਨੂੰ) ਭੀਤੀ (ਭੇ) ਹੋ ਰਿਹਾ ਹੈ। 

(ਭੀਤੀ) ਕੰਧ (ਉੱਪਰ ਚਿਤਰੀ) ਚਿਤ੍ਰਕਾਰੀ ਵਾਂਗ (ਮੈਂ ਇਹ 
ਕਵਿਤਾ) ਚਿਤ੍ਰੀ ਹੈ। 

'(ਬਿਨੀਤੀ) ਨਿੰਮੂਤਾ (ਆਦਿ ਗੁਣਾਂ) ਵਾਲੇ ਸੱਜਣ (ਪੁਰਸ਼) 
ਚਿੱਤ ਦੀ ਬਹੁਤੀ ਪ੍ਰੀਤੀ ਹੀ ਵੇਖਦੇ ਹਨ (ਛੰਦ ਦੀ ਚਾਲ 
ਆਦਿ) ਕਾਵਿਰੀਤੀ ਨੂੰ (ਬਹੁਤਾ ਚੰਗਾ) ਨਹੀਂ ਗਿਣਦੇ। 
(ਬਿਨੀਤੀ) ਨਿੰਮੂਤਾ (ਆਦਿ ਗੁਣਾਂ) ਵਾਲੇ ਸੱਜਣ (ਪੁਰਸ਼) 
ਚਿੱਤ ਦੀ ਬਹੁਤੀ ਪ੍ਰੀਤੀ ਹੀ ਵੇਖਦੇ ਹਨ (ਛੰਦ ਦੀ ਚਾਲ 
ਆਦਿ) ਕਾਵਿਰੀਤੀ ਨੂੰ (ਬਹੁਤਾ ਚੰਗਾ) ਨਹੀਂ ਗਿਣਦੇ। 
ਨੀਅਤ, ਇੱਛਾ, ਮਨਸ਼ਾ। 

#ਉਪਰੋਕਤ ਕਾਵਿ ਕਵੀ ਜੀ ਦੀ ਸੁੰਦਰ ਕਾਵਿ-ਕਲਾ ਦਾ 
ਅਦਭੁਤ ਨਮੂਨਾ ਹੈ। 

'[ਘਰ) ਅੰਤਹਕਰਣ (ਵਿੱਚ ਰਹਿਣ) ਵਾਲੀ ਬੁੱਧੀ ਏਥੋਂ ਤੱਕ 
(ਘਬਰਾ ਗਈ ਹੈ ਕਿ [ਘਰਕੀ) ਘਰਕਣ (ਹੌਂਕਣ) ਲੱਗ ਪਈ 
ਹੈ। 





94 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੂਟੈ ਜਹਾਂ ਤਹਿਂ ਧਰੋ ਨਿਸੰਗਾ। 

ਜਹਿਂ ਕਿਤ ਹੋਇ ਬਿਰੁੱਧ ਅਸੁੱਧਾ। 

ਪੇਖ ਤਾਹਿਂ ਲਿਖੀਓ ਕਰਿ ਸੁੱਧਾ ॥ ੧੨॥ 
ਗੁਰਿ ਘਰ ਕੀ ਅਤਿ ਗਾਥ ਮਹਾਨੈ। 
ਨਹਿ ਸਰਬੱਗਯ ਸੁ ਹਮ ਸਭਿ ਜਾਨੈ। 
ਜੇਤਕ ਸੁਨੀ ਪਿਖੀ ਹਮ ਕਥਾ। 

ਕਹੀ ਜਥਾਮਤ ਤੁਮ ਢਿਗ ਤਥਾ ॥ ੧੨ ॥ 
$ਅਰ ਪੁਨ ਰਤਨ ਸਿੰਘ ਜੋ ਗਾਈ। 

ਸੋ ਸਭ ਗਾਥਾ ਲਿਖੋ ਬਨਾਈ। 

ਜੇਤਕ ਸ੍ਰਾਲ ਰਤਨ ਸਿੰਘ ਪਾਸ। 

ਮਰੀ ਫਰੰਗੀ ਕੀਨੇ ਖਾਸ ॥ ੧੪॥ 

ਸੋ ਸਭਿ ਯਹਾਂ ਹੋਹਿੰਗੇ ਨੀਕੇ। 

ਸਿੰਘ ਪੰਥ ਹਿਤ ਜਾਨੋ ਠੀਕੇ"। “ਅਰ ਪੁਨ' ਤੋਂ 'ਠੀਕੇ' ਤੱਕ ਦੀ ਰਚਨਾ ਅੰਮ੍ਰਿਤਸਰ ਐਡੀਸ਼ਨ 


ਦੀ ਹੈ। 
ਜੇਤਕ ਹੈ ਸਿੰਘਨ ਕਾ ਮਜਬ। 
ਭਯੋ ਜਗਤ ਜਾਹਰ ਅਤਿ ਅਜਬ ॥ ੧੫॥ 
ਇਤੀਹਾਸ ਸਭ ਕਰੋਂ ਪੁਕਾਸ਼ਨ। 
ਕਰੇ ਜੰਗ ਜਿਮ ਪੰਥ ਬਿਲਾਸਨ। 
ਦਸ ਗੁਰ ਭਏ ਅਚਾਰਯ' ਤਿਨ ਕੇ। 
ਪਰਾਕ੍ਰਮ' ਜਗਿ ਜ਼ਾਹਰ ਜਿਨ ਕੇ ॥੧੬॥ 
ਰਾਜ ਜੋਗ ਜਿਨਿ ਅਧਿਕ ਕਮਾਏ। 
ਸਾਚੇ ਪਾਤਿਸ਼ਾਹਿ ਕਹਿਲਾਏ ॥੧੭॥ 
ਦੋਹਰਾ: 
ਯਹਿ ਸੁਨਿ ਪੁਨ ਸ਼ੰਕਾ ਕਰੀ', 
ਮਰੀ ਸਾਹਿਬ ਕਪਤਾਨਿ। 
"ਕਹੋਂ ਕਵੀ ! ਗੁਰੁ ਕਿਮ ਭਏ 
ਪਾਤਸ਼ਾਹਿ ਜਗ ਜਾਨਿ ॥੧੮॥ 
ਚੌਪਈ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 95 


ਸਭਿ ਸਮਾਜ' ਪਤਿਸ਼ਾਹੀ ਕੇਰਾ। 

ਹੁਤੋਂ ਨ ਗੁਰ ਢਿਗ ਨਹਿ ਕਿਨਿ ਹੇਰਾ ॥੧੯॥ 
ਬੀਸ ਪਚਾਸਕ ਗਰਾਮਨ ਮਾਹੀ। 

ਭਯੋ ਰਾਜ ਭੀ ਉਨ ਕਾ ਨਾਹੀ। 

ਕਰੀ ਬੰਦਗੀ ਈਸ਼ਰ ਕੇਰੀ। 

ਤਿਸ ਤੇ ਬਰਕਤ ਭਈ ਘਨੇਰੀ ॥ ੨੦॥ 
ਪਿਖ ਬਰਕਤ ਤਿਨ ਕੀ ਅਤਿ ਭਾਰੀ। 
ਖਾਦਮ' ਖਲਕਤ ਭਈ ਅਪਾਰੀ। 

ਪੰਥ ਚਲਯੋ ਉਨ ਕਾ ਹੈ ਤਾਂ ਤੇ। 

ਤੁਮ ਪਤਸ਼ਾਹ ਵਖਾਨੇ ਕਾਂ ਤੇ' ॥੨੧॥ 
ਰੱਯਤ ਭਈ ਨ ਉਨ ਕੀ ਕੋਊ। 

ਕਿਹ ਬਿਧਿ ਕਹੇ ਸ਼ਾਹਿ ਤੁਮ ਸੋਊ। 

ਪੁਨ ਸਿੰਘਨ ਜੋ ਮੁਲਕ ਦਬਾਯੋ। 

ਸੋ ਭੀ ਉਨ ਕੇ ਪੀਛੇ ਪਾਯੋ ॥੨੨॥ 

ਨਹਿ ਸਿੰਘਨਿ ਢਿਗ ਹੁਤੋ ਸਮਾਜੂ। 
ਰੱਯਤ ਬਿਗਰ ਕਰਯੋ ਨਿਜ ਕਾਜੂ। 

ਜਬ ਤੁਰਕੇਸਨ ਕੇ ਬਲ ਹਾਰੇ। 

ਸਿੰਘਨ ਕਰਿ ਇਤਫਾਕ ਅਪਾਰੇ ॥੨੨॥ 
ਜੋਰ ਪਰਯੋ ਤਬ ਜਿਸ ਕਾ ਜੇਤਾ। 

ਮੁਲਕ ਦਬਾਇ ਲਯੋ ਤਿਨਿ ਤੇਤਾ। 

ਯਾ ਬਿਧਿ ਸਿੱਖ ਭੂਪ ਕਹਿਲਾਏ। 

ਤੁਮ ਕਿਮ ਗੁਰੁ ਪਤਿਸ਼ਾਹਿ ਬਤਾਏ" ॥ ੨੪॥ 
ਦੋਹਰਾ: 

ਜੋ ਪੁਸ਼ਨ ਤੈ ਕੀਨ। 

ਗੁਰੂ ਭਏ ਪਤਿਸ਼ਾਹਿ ਜਿਮ, 
ਵਿ ॥੨੫॥ 


=ਜ ਦਗ ਵਿਦ ਦਜਨ= ਦਾ ਮਤੇ“ 





96 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੌਰਾ ਕਰ ਗੌਰਾ' ਦਿਸ ਦਸਹੂੰ ਕੋ ਬਿਜੈ ਕੀਨ”, 
ਦੈ ਕੈ ਉਪਦੇਸ ਵੇਸ! ਧਰਮ ਦਿਢਾਯੋ ਹੈ। 
ਦੰਭੀ ਦਗੇਦਾਰ ਯਾਰ ਚੋਰ ਜੋ ਲਵਾਰ' ਜਨ, 
ਹਰਿ ਤੈ ਬਿਮੁੱਖ ਜੋਊ ਰਹਿਨੋ ਨ ਪਾਯੋ ਹੈ। 
ਫੇਰ ਗੁਰੂ ਅੰਗਦ ਅਮਰਦਾਸ ਰਾਮਦਾਸ, 
ਤੀਨੋ ਪਤਿਸ਼ਾਹਿਨ ਸੁ ਜਗਤ ਨਿਵਾਯੋਂ ਹੈ ॥੨੬॥ 
ਭਏ ਸਮਰੱਥ' ਵਹਿ ਜੱਦਸਪਿ ਸਕਲ ਬਿਧਿ, 
ਤੱਦਸਪਿ ਗਰੀਬੀ ਤਿਨ ਈਸਾ ਸਮ ਪਾਰੀ ਹੈ'। 
ਪਾਤਿਸ਼ਾਹਿ ਪੰਚਮ ਬਯਾਸ ਕਰਿ ਬਜਾਸ ਸਮ', 
ਰਚਿ ਕੈ ਗ੍ਰੰਥ ਮਰਯਾਦ ਬਿਸਤਾਰੀ ਹੈ। 

ਪੀਛੇ ਪਤਿਸ਼ਾਹਿ ਗੁਰ ਖਸ਼ੂਹਮ ਬਲਿਸ਼ੂ ਸਿਸ੍ਹਿ', 
ਕ੍ਰਿਪਾ ਦ੍ਰਿਸ੍ਹਿ ਬ੍ਿੱਸ਼ਹ ਕਰਿ ਸੰਗਤ ਉਧਾਰੀ ਹੈ। 
ਬਿਨਾ ਦੰਡ ਦਬਤ ਨ ਦੁਸ਼ੂ ਜਨ ਪੁਸ਼ੂ ਮਨ', 
ਚਿਤ ਮੈ ਵਿਚਾਰ ਏਹੁ ਗਹੀ ਤੇਗ ਭਾਰੀ 
॥੨੭॥ 

ਤਜ ਤੈ ਗਰੀਬੀ ਮਗ ਸਜ ਕੈ ਮੁਹੰਮਦ ਜਨਜੋਂ, 
ਕਰ ਕੈ ਅਖਾਰੇ ਭਾਰੇ ਸ਼ੱਤਰੂ ਸੰਘਾਰੇ ਹੈਂ। 

ਜਬ ਸਬ ਜਨ ਤਿਨ ਹੀ ਤੇ ਧੂਮ ਧਨ ਦੋਊ, 
ਪਾਵਤ ਭਏ ਸੋ ਜਗ ਜ਼ਾਹਰ ਅਪਾਰੇ ਹੈਂ] 

ਭਬ ਹੀ ਤੈ ਲੋਗ ਭਏ ਪਰਜਾ ਸਬ ਉਨ ਹੀ ਕੀ, 
ਭੈਂਸ ਦੰਡ ਵਾਰੇ ਕੀ' ਕਹਤਿ ਜਨ ਸਾਰੇ ਹੈਂ। 
ਫੇਰ ਹਰਿਰਾਇ ਗੁਰ ਤਯਾਗਜੋ ਹੈ ਵਖੇਰਾ ਫੁਰ', 
ਹਰੀ ਕ੍ਰਿਸ਼ਨ ਬਾਲ ਬਪੁ! ਵੈਸ ਹੀ ਪਧਾਰੇ ਹੈੱ 
॥੨੮॥ 

ਦੋਹਰਾ: 

ਫਿਰ ਨੌਮੇ ਪਾਤਸ਼ਾਹਿ ਗੁਰ, 

ਭਏ ਬਲੀ ਅਵਤਾਰ। 

ਰੁਚਯੋ ਵਖੇਰਾ ਨਾਹਿ ਤਿੰਹ, 

ਰਹੇ ਤੁਰਕ ਝਖ ਮਾਰ ॥੨੯॥ 

ਚੌਪਈ: 


'ਵੱਡਾ ਦੌਰਾ ਕਰਕੇ। “ਫਤਹ ਕੀਤਾ। 
'ਚੰਗਾ। 
'ਬਕਵਾਦੀ, ਝੂਠੇ ਇਕਰਾਰ ਕਰਨ ਵਾਲੇ। 


'ਸ਼ਕਤੀ ਵਾਲੇ। 
ਪਾਲੀ ਹੈ। 
ਬਿਆਸ ਵਾਂਗ ਗੁਰਬਾਣੀ ਦਾ ਵਿਸਥਾਰ ਕੀਤਾ। 


'ਸੰਸਾਰ ਵਿੱਚ ਮਹਾਂਬਲੀ। 
'ਵਰਖਾ। 
ਮੋਟੇ ਮਨਾਂ ਵਾਲੇ (ਹੰਕਾਰ ਤੇ ਜ਼ਾਲਮ)। 


'ਭਾਵ ਬਲੀ ਪੁਰਖ ਦੇ ਅਧੀਨਰਾਜ ਹੈ। 
'ਛ਼ੇਤੀ। 
ਸਰੂਪ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 97 


ਥੀ ਤਬ ਉਨ ਕੀ ਏਹੋ ਮਰਜੀ। 

ਹਮ ਹੈਂ ਹਿੰਦੁ ਧਰਮ ਕੇ ਗਰਜੀ'। 'ਹਿੰਦੂ ਧਰਮ ਦੀ (ਰੱਖਿਆ) ਦੇ ਚਾਹਵਾਨ। 

ਤੇਗ ਹਮਾਰੀ ਖਿਮਾ ਗਰੀਬੀ। 

ਯਵਨਹਿ' ਕਰ ਹੈ ਮੰਦ ਨਸੀਬੀ? ॥ ੩੦॥ ਤੁਰਕਾਂ ਨੂੰ। ਅੰਦੇ ਭਾਗਾਂ ਵਾਲੇ। 

ਬਿਨ ਅਪਰਾਧ ਮਾਰਨਾ ਕੋਊ। 

ਨਹੀ ਨੇਤ' ਈਸੂਰ ਕੀ ਲੋਊ”। ਮਰਜ਼ੀ। ਇਸ ਲੋਕ ਵਿੱਚ। 

ਬਾਲੀ', ਰਾਵਣ, ਕੈਰਵ, ਕੰਸ। 'ਸੂਗੂੀਵ ਦਾ ਵੱਡਾ ਭਰਾ ਜੋ ਦੱਖਣ ਦੀ ਬਾਨਰ ਕੌਮ ਦਾ ਰਾਜਾ 
ਸੀ, ਜਿਸ ਨੂੰ ਰਾਮ ਚੰਦਰ ਜੀ ਨੇ ਮਾਰ ਕੇ ਸੁਗ੍ਰੀਵ ਨੂੰ ਗੱਦੀ 'ਤੇ 
ਬਿਠਾਇਆ। 

ਦੋਸ਼ੀ ਹੇਰ ਹਰੇ ਜਦ ਅੰਸ' ॥੩੧॥ 'ਜਾਦਵਾਂ ਦੀ ਬੰਸ (ਆਦਿ ਸਾਰੇ) ਦੋਸ਼ੀ ਜਾਣ ਕੇ ਮਾਰੇ। 

ਜੋ ਜਾ ਕੋ ਝੇਰੇ' ਮੈ ਡਾਰੇ। 'ਖਾਤੇ, ਟੋਏ। 

ਤਾਂ ਕੋ ਆਗੇ ਕੂਪ' ਤਿਆਰੇ। 'ਖੂਹ। 

ਘੋੜਾ ਦਗੇਬਾਜ਼ ਕਾ ਰੌੜੇ। 

ਪੌੜਤ ਹੈ' ਦੌੜੇ ਬਿਨ ਦੌੜੇ ॥ ੩੨॥ 'ਰੌੜ ਵਿੱਚ ਹੀ ਔਖੜ ਕੇ ਡਿੱਗ ਪੈਂਦਾ ਹੈ। 

ਜਬ ਤੁਰਕੇਸਨ ਜ਼ੁਲਮ ਅਪਾਰੀ। 

ਗੁਰੂਅਨ ਸੰਗ ਕਰੇ ਬਹੁ ਬਾਰੀ। 

ਯਾਂ ਤੇ ਪਿਖਿ ਤੁਰਕਨ ਕਾ ਦੋਸ। 

ਦਸਮੇ ਪਾਤਿਸ਼ਾਹਿ ਧਰਿ ਰੋਸ ॥੩੩॥ 

ਮਾਰੇ ਤੁਰਕ ਜੰਗ ਕਰਿ ਭਾਰੇ। 

ਪੁਨ ਸਿੰਘਨ ਮਿਲ ਬਹੁਤ ਪਛਾਰੇ। 

ਭਏ ਭੂਪ ਯੌਂ ਸਿੰਘ ਅਪਾਰੇ। 

ਰੱਯਤ ਬਿਗਰੀ ਕਾਂਹਿ ਉਚਾਰੇ ॥ ੩੪॥ 

ਯੌ ਪਤਿਸਾਹਿ ਭਏ ਗੁਰ ਸਾਚੇ। 

ਕਰੇ ਕਾਮ ਸ਼ਾਹਿਨ ਤੈਂ ਆਛੇ। 

ਚਿੜੀਅਨ ਤੈ ਜਿਨ ਬਾਜ ਤੁੜਾਏ। 

ਅਜਾ ਸੁਤਨ ਤੈ' ਸ਼ੇਰ ਕੁਹਾਏ ॥ ੩੫ ॥ 'ਬੱਕਰੀਆਂ ਦੇ ਪੁੱਤਰਾਂ (ਮੇਮਣਿਆਂ) ਤੋਂ। 

ਦੋਹਰਾ: 

ਕਹੁ ਰੱਯਤ ਤੁਰਕਾਨ ਕੀ, 

ਸਿੰਘ ਭਏ ਕਿਸ ਭਾਂਤਿ। 

ਜਬ ਯਹਿ ਦੋ ਸੈ ਸਾਲ ਸੈਂ 

ਲਰਤ ਰਹੇ ਵੱਖਸਾਤ ॥ ੩੬ ॥ 





98 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਹਿ ਰੱਯਤ ਉਨ ਕੀ ਰਹੇ, 

ਜਿਨ ਕੀ' ਮਦਦ ਪਾਇ। 

ਜੰਗਨ ਮੈ ਹਤ ਸ਼ੱਤ ਗਨ', 
ਲੀਨੋ ਰਾਜ ਦਬਾਇ ॥੩੭॥ 

ਦਸ ਦਸ ਲਖ ਤੁਰਕਾਨ ਸੌਂ, 

ਲਰੇ ਗੁਰੂ ਜਬ ਨੀਕ। 

ਤਬ ਕਹੁ ਕਿਮ ਪਤਿਸ਼ਾਹਿ ਵਹੁ, 

ਭਏ ਨ ਸਾਚੇ ਠੀਕ ॥ ੩੮ ॥ 

ਏਕ ਰੀਤਿ ਯਹਿ ਕਹਿ ਦਈ, 

ਦੂਸਰ ਸੁਨਿ ਅਬ ਔਰ। 
ਬਿਦਤ' ਭਏ ਜਗਿ ਗੋਰ? ॥ ੨੯॥ ਪ੍ਰਗਟ, ਮਸ਼ਹੂਰ। “ਬਹੁਤੇ। 
ਚੌਪਈ: 

ਚਾਰ ਭਾਂਤਿ ਕੇ ਹੈਂ ਨਰਨਾਹਿ। 'ਰਾਜੇ। 
'ਸ਼ਾਹਿਨਸ਼ਾਹਿ ਸ਼ਾਹਿਂ ਇਕ ਆਹਿ। 
'ਸ਼ਾਹਿਨਸ਼ਾਹਿਂ' ਦੂਸਰੇ ਜਾਨੋ। 

ਤੀਸਰ 'ਪਾਤਿਸ਼ਾਹਿ' ਪੁਮਾਨੋ' ॥੪੦॥ 
ਚਤਰਥ 'ਭੂਪ' ਕਹਾਵਤ ਔਰੈਂ। 

ਸੁਨਿ ਇਨ ਕੇ ਅਬ ਲੱਖਣ ਗੌਰੈ” 
'ਸ਼ਾਹਿਨਸ਼ਾਹਿ ਸ਼ਾਹਿ' ਪਰਮੇਸੁਰ। 

ਜਿਸ ਪਰ ਔਰ ਨਹੀ ਕੋ ਏਸੁਰ' ॥੪੧॥ 
ਪੁਨ ਅਵਤਾਰ ਪੀਰ ਪੈਕੰਬਰ। 
ਸ਼ਾਹਿਨਸ਼ਾਹਿ ਆਹਿ ਇਨਿ ਲੈਬਰ'। 
ਇਕ ਪਰਮੇਸ਼ਰ ਕੋ ਯਹਿ ਮਾਨਤਿ। 

ਔਰ ਕਿਸੀ ਕੀ ਕਾਣ ਨ ਠਾਨਤਿ ॥੪੨॥ 
ਬਿਚਰਤ ਚੌਦਸ ਭਵਨਿ ਮਝਾਰੀ। 

ਰੋਕ ਸਕਤਿ ਨਹਿ ਕੋਊ ਅਗਾਰੀ। 
ਰੰਕਹਿ' ਸ਼ਾਹ, ਸ਼ਾਹ ਤੈ ਰੰਕ। 

ਜਿਸੈ ਚਹੈਂ ਤਿਸ ਕਰੈਂ ਨਿਸੰਕ ॥੪੩॥ 
ਤੀਸਰ ਪਾਤਸ਼ਾਹਿ ਜਗ ਜੇਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 99 


ਨਿਜ ਨਿਜ ਮੁਲਕ ਮਾਹਿ ਰਹਿਂ ਤੇਈ। 

ਨਾਹਿ ਸੁਤੰਤਰ ਫਿਰਨੇ ਪਾਵਤਿ। 

ਅਨਿਕ ਦੁਖਨ ਕਰਿ ਦੁਖੀ ਰਹਾਵਤਿ ॥ ੪੪ ॥ 

ਹੁੰਮਸ ਧੁੰਮਸ' ਕਰਿ ਦਿਨ ਚਾਰ। ਡੰਡਰੌਲਾ। 

ਜੁੰਮਸ਼ ਬਿਨ ਖੁੰਮਸ ਬਿਨ ਬਾਰ'। (ਭਾਦੋਂ ਦੀ) ਖੁੰਬ ਵਾਂਗ ਛੇਤੀ ਹੀ (ਜੁੰਬਸ਼) ਜੋਸ਼ ਤੋਂ ਬਿਨਾਂ ਹੋ 


ਜਾਂਦੇ ਭਾਵ ਮਰ ਜਾਂਦੇ ਹਨ। 
ਮਰ ਕਰਿ ਦੰਡ ਸਹਤਿ ਜਮ ਕੇਰੇ। 
ਭੋਗਤਿ ਦੁਖ ਨਿਜ ਕਰਮਨਿ ਹੇਰੇ' ॥ ੪੫॥ 'ਦੇਖੀਦੇ ਹਨ। 
ਚਤਰਥ ਜੇ ਜਗ ਭੂਪ ਕਹਾਵਤਿ। 
ਪਤਿਸ਼ਾਹਿਨ ਕੇ ਦੀਨ' ਰਹਾਵਤਿ। 'ਅਧੀਨ। 
ਏਕ ਬਾਤ ਮੈ ਭੂਪਤਿ ਆਛੇ। 
ਪਤਿਸ਼ਾਹਿਨ ਤੈ ਰਹਿ ਹੈਂ ਪਾਛੇ ॥੪੬॥ 
ਜਬ ਪਤਿਸ਼ਾਹੀ ਬਦਲਤ ਔਰ। 
ਵਹਿ ਦੂਸਰ ਕੀ ਕਰਿ ਹੈਂ ਗੌਰ' ॥੧੫॥ 'ਖਿਆਲ ਨਾਲ ਦੂਜੇ (ਪਾਤਸ਼ਾਹਿ) ਦੀ (ਅਧੀਨਗੀ ਧਾਰਨ) 


ਕਰ ਲੈਂਦੇ ਹਨ। 
ਸ਼ਾਹਿਨ ਕੇ ਨਹਿ ਰਹਿਤ ਨਿਸ਼ਾਨ। 
ਭੂਪ ਰਹਿਤ ਸਦ ਅਮਨ ਅਮਾਨ ॥ ੪੭॥ 
ਦੋਹਰਾ: 
ਚਾਰ ਭੇਦ ਜੋ ਯਹਿ ਕਹੇ, 
ਨਰ ਨਾਹਿਨ ਕੇ! ਨੀਕ। 
ਤਿਨ ਮੈ ਲੈਬਰ ਦੂਸਰਾ, 
ਰਹਯੋ ਗੁਰੁਨ ਕੋ ਠੀਕ ॥ ੪੮ ॥ 
ਚੌਪਈ: 
ਯਾ ਬਿਧਿ ਭੀ ਦਸ ਗੁਰੁ ਜਗ ਆਛੇ। 
ਸ਼ਾਹਨਸ਼ਾਹ ਭਏ ਅਬ ਸਾਚੇ। 
ਪੀਰ, ਫਕੀਰ, ਬਲੀ, ਅਵਤਾਰੂ। 
ਭਏ ਗੁਰੁਨ ਮੈ ਯਹਿ ਗੁਨ ਚਾਰੂ' ॥ ੪੯ ॥ 


ਅਬ ਲੌ ਕਹਿ ਹੈਂ ਜਨ ਜਗ ਮਾਹਿ। 
ਹੈ ਸਹਾਇ ਨਿਜ ਸਿੱਖਨ ਪੈ ਉਨਿ। 
ਲੈ ਦੀਨੋ ਬਹੁ ਰਾਜ ਧਰਾ ਪੁਨ ॥੫੦॥ 





100 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਬੀ ਜਹੁਦਨ ਕੋ ਜਯੋਂ ਕਰਿ ਛੈ'। 'ਜਿਵੇਂ ਮੁਹੰਮਦ ਸਾਹਿਬ ਨੇ ਯਹੂਦੀਆਂ ਨੂੰ ਮਾਰ ਕੇ। 

ਨਿਜ ਉੱਮਤ ਕੋ' ਰਾਜ ਦਯੋ ਲੈ। 'ਆਪਣੀ ਕੌਮ ਨੂੰ 

ਜਯੋਂ ਹਰਿਰਾਮ ਕ੍ਰਿਸ਼ਨ ਅਵਤਰ ਕੈ। 

ਬਹੁ ਬਿਧਿ ਦੁਸ਼ਟ ਜਨਨ ਕੋ ਹਰ ਕੈ ॥੫੧॥ 

ਨਿਜ ਭਗਤਨ ਕੋ ਰਾਜ ਦਿਵਾਯੋ। 

ਤੋਂ ਸਿੱਖਨ ਕੋ ਗੁਰੁਨਿ ਦਿਲਾਯੋ ॥ ੫੨ ॥ 

ਦੋਹਰਾ: 

ਗੁਰੁ ਨਾਨਕੁ ਅਵਤਾਰ ਹਰਿ, 

ਭਏ ਜਗਤਿ ਵਖਯਾਤ। 

ਨਾਦੀ ਸੁਤ ਲਖ ਸਾਤ! ॥ ੫੨੩॥ 'ਸੱਚ ਜਾਣੋਂ ਇਹ ਨਾਦੀ ਪੁੱਤਰ ਹਨ। (ਨਾਦੀ-ਪੁੱਤਰ- ਨਾਦ 
(ਉਪਦੇਸ਼ ਦੁਆਰਾ ਜਿਸ ਦਾ ਗੁਰੂ ਨਾਲ ਪੁੱਤਰ ਭਾਵ ਉਤਪੰਨ 
ਹੋਵੇ। )) 

ਕਰੀ ਅਸ਼ੰਕਾ' ਐਸ। 'ਸੰਸਾ, ਪ੍ਸ਼ਨ। 

ਗੁਰੁ ਨਾਨਕੁ ਅਵਤਾਰਿ ਹਰਿ, 

ਭਯੋ ਕਹੋ ਤੁਮ ਕੈਸ ॥੫੪॥ 

ਪੁਗਟ ਹਰਿ ਅਵਤਾਰ। 

ਕਹਿ ਪ੍ਰਮਾਣ ਉਦਾਰ' ॥੫੫॥ 'ਚੰਗੇ ਸਬੂਤ। 

ਲਿਖਜਯੋ ਜੈਸ ਅਵਿਤਾਰ ਗੁਰੁ, 

ਬਚਨ ਸੁਨੋ ਵਹਿ ਖਾਸ। 

ਬੇਦ ਪੁਰਾਣ ਗੁਰੁ ਗ੍ਰੰਥ ਮੈਂ” ਸ੍ਰੀ ਗੁਰੂ ਗੁੰਥ ਸਾਹਿਬ ਵਿੱਚ। 

ਪੁਨ ਭਾਈ ਗੁਰਦਾਸ ॥ ੫੬ ॥ 

ਤਥਾ ਹੀ: ਗੋਪਾਲ ਤਾਪਨੀ' ਉਪਨਿਸ਼ਦ" ਕਾ ਪ੍ਰਮਾਣ:ਤਥਾ ਹੀ: ਗੋਪਾਲ ਤਾਪਨੀ' ਉਪਨਿਸ਼ਦ” ਕਾ ਪ੍ਰਮਾਣ: 

(ਕ੍ਰਿਸ਼ਨ ਜੀ ਦੇ ਸਤਿਕਾਰ ਵਿੱਚ ਲਿਖੀ ਇਕ ਉਪਨਿਸ਼ਦ ਜੋ ਬਿਬਲੀ ਉਬਿਕਾ ਇੰਡੀਕਾ ਵਿੱਚ ਪ੍ਰਕਾਸ਼ਤ ਹੋ ਚੁੱਕੀ ਹੈ। 

#ਵੇਦ ਬ੍ਰਾਹਮਣਾਂ ਦੇ ਉਹ ਭਾਗ ਜਿਨ੍ਹਾਂ ਵਿੱਚ ਆਤਮ-ਵਿਦਿਆ ਦਾ ਵਰਣਨ ਹੈ। ਇਨ੍ਹਾਂ ਗ੍ਰੰਥਾਂ ਦੀ ਗਿਣਤੀ ੧੭੦ ਹੈ, ਪਰ ਮੁਖ ੧੦ ਹਨ। 

#'ਸਚਦਾਨੰਦਰੂਪਾਯ ਕ੍ਰਿਸ੍ਾਯ ਕਲਿਸ਼ਹ ਕਰਮਣੇਂ ॥ 

“ਸਤਿ ਚਿਤ ਅਨੰਦ ਸਰੂਪ, ਕ੍ਰਿਸ਼ਨ ਸਰੂਪ, ਕਠੋਰ ਕਰਮਾਂ ਵਾਲੇ, ਵੇਦਾਂਤ ਨੂੰ ਜਾਨਣ ਵਾਲੇ, ਬੁੱਧੀ ਦੇ ਸਾਖੀ ਨੂੰ ਨਮਸਕਾਰ ਹੈ। 

ਨਮੋਂ ਬੇਦਾਂਤ ਵੇਦਸਾਯ, ਗੁਰੁ ਵੇ ਬੁਧਿ ਸਾਖਣੈ ॥" 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 101 


ਔਰ- ਗੁਰੂ ਗੀਤਾ ਪੁਮਾਣ- 

"'ਗੁਰੂਰ ਬੂਹਮਾ ਗੁਰੂਰ ਬਿਸ੍ਹ ਗੁਰੂਰ ਦੇਵ ਮੇਹਸ਼੍ੂਰ: ॥ 

“ਗੁਰੂ ਹੀ ਬੂਹਮਾ ਹੈ ਗੁਰੂ ਹੀ ਵਿਸ਼ਨੂੰ ਹੈ ਗੁਰੂ ਹੀ ਸ਼ਿਵ ਹੈ ਤੇ ਗੁਰੂ ਹੀ ਪਾਰਬ੍ਰਹਮ ਹੈ [ਤਸ ਮੈ] ਇਸ ਵਾਸਤੇ ਸ੍ਰੀ ਗੁਰੁਦੇਵ ਨੂੰ (ਮੇਰੀ) 
ਨਮਸਕਾਰ ਹੈ। 

ਗੁਰੂਰੇਵ ਪਰੰਬ੍ਰਹਮ ਤਸ ਮੈ ਸ੍ਰੀ ਗੁਰੁ ਵੇ ਨਮ: ॥" 

ਯਹਿ ਗੁਰੂ ਸ਼ਬਦ ਕੀਰੂਢੀ ਸ਼ਕਤੀ', ਬਿਨਾ ਗੁਰੂ ਨਾਨਕ ਜੀ ਸੈਂ ਹੋਰ ਕਿਸੀ ਅਵਤਾਰ ਯਾ ਅਚਾਰਯ£ ਮੈ ਨਹੀ, ਜੋਗਕ ਹੈ”। 
'ਸ਼ਬਦ ਦੇ ਅਰਥ ਦੀ ਉਹ ਸ਼ਕਤੀ ਜੋ ਧਾਤੂ, ਪ੍ਰਤਸ ਦੇ ਅਰਥ ਦੀ ਪ੍ਰਵਾਹ ਨ ਕਰ ਕੇ ਸ਼ਬਦ ਵਿੱਚ ਪ੍ਰਸਿੱਧ ਅਰਥ ਦਾ ਗਿਆਨ ਕਰਵਾਵੇ। 
“ਧਰਮ ਦਾ ਉਪਦੇਸ਼ ਦਾਤਾ। 

#ਜੋਗਕ ਹੈ' ਪਾਠ ਅੰਮ੍ਰਿਤਸਰ ਐਡੀਸ਼ਨ ਦਾ ਹੈ, ਦਿੱਲੀ ਤੇ ਲਾਹੌਰ ਐਡੀਸ਼ਨਾਂ 'ਚ ਇਹ ਪਾਠ ਨਹੀਂ ਹੈ। 
#ਪੂਨਹ- ਭਾਗਵਤ ਕਾ ਪੁਮਾਣ 

#ਪੂਨਾ' ਤੋਂ 'ਨਹੀਂ ਲਿਖਾ' ਤੱਕ ਪਾਠ ਦਿੱਲੀ ਐਡੀਸ਼ਨ ਦਾ ਹੈ। 

"ਅਥ ਸੌ ਯੁਗ ਸੰਧਯਾਯ ਦਸਜੂ ਪ੍ਰਾਯੇਖਰਾਜਸੂ' ॥ 

'ਹੁਣ ਸੌ ਯੁਗਾਂ ਦੇ (ਸੰਧਜਾਯਾ) ਛਪ ਜਾਣ ਭਾਵ ਪੂਰੇ ਹੋ ਜਾਣ (ਤੋਂ ਬਾਦ) ਦਸ ਹਜ਼ਾਰ ਤੱਕਰਾਜ ਸੂ ਯੱਗ (ਕਰਨ ਤੋਂ) 

ਜਨਤਾ ਬਿਸ਼੍ਹ ਯਸ ਸੋ ਨਾਮਨਾ ਕਲਕੀ ਜਗਤਿ ਪਤਿ' ॥" 

'(ਨਾਮਨਾ) ਪੁਸਿੱਧ ਜਗਤ ਪਤੀ ਕਲਕੀ (ਅਵਤਾਰ) ਵਿਸ਼ਨੂੰ ਯਸ਼ (ਦੇ ਘਰ ਪੁੱਤਰ) ਪੈਦਾ ਹੋਵੇਗਾ। 

ਇਸ ਸਲੋਕ ਸੈਂ ਭੀ ਬਜਾਕਰਣ ਕੀ ਰੀਤਿ ਸੈਂ ਸ੍ਰੀ ਗੁਰੂ ਨਾਨਕ ਜੀ ਕਾ ਬਿਸ਼ਨ ਅਵਤਾਰ ਖਤ੍ਰੀਓਂ ਕੀ ਕੁਲ ਮੈ ਹੋਣਾ ਨਿਕਸੇ ਹੈ 
ਗੁਰੂ ਕੌਮੁਦੀ' ਮੈ ਉਕਤ ਬਚਨ ਸੈ ਭਲੀ ਪਰਕਾਰ ਅਵਤਾਰ ਗੁਰੂ ਨਾਨਕ ਜੀ ਕਾ ਹੋਣਾ ਸਿੱਧ ਕੀਆ ਹੈ ਜੋ ਦੇਖਣਾ ਚਾਹੈਂ ਸੋ ਵਹਾਂ ਸੈ 
ਦੇਖ ਲੇਵੈਂ। ਈਹਾਂ ਬਿਸਤਾਰ ਕੇ ਭਯ ਸੈਂ ਅਰਥ ਉਕਤ ਬਚਨੋ ਕਾ ਨਹੀਂ ਲਿਖਾ। 

'ਰਾਮ ਨਰਾਯਣ ਕ੍ਰਿਤ ਇਕ ਸੰਸਕ੍ਰਿਤ ਗ੍ਰੰਥ ਜਿਸ ਵਿੱਚ ਗੁਰੂ ਨਾਨਕ ਦੇਵ ਅਤੇ ਸਤਿਗੁਰਾਂ ਨੂੰ ਹਿੰਦੂ ਸ਼ਾਸਤ੍ਰਾਂ ਦੇ ਪ੍ਰਮਾਣਾਂ ਅਨੁਸਾਰ ਸਿੱਧ 
ਕੀਤਾ ਹੈ। 

ਔਰ ਭਵਿਖਤ ਪੁਰਾਣ ਮੈ ਪੂਰਨ ਅਵਿਤਾਰ ਸ੍ਰੀ ਗੁਰੂ ਨਾਨਕ ਜੀ ਕਾ ਹੋਣਾ ਲਿਖਾ ਹੈ। ਅਠਾਈਸਮੇ' ਅਧਯਾਇ ਮੈ ਤੇਤੀਸਮੇਂ 
ਸ਼ਲੋਕ ਸੇ ਲੇ ਕਰ ਚੌਤਾਲੀਸਮੇ ਸ਼ਲੋਕ ਤੱਕ ਬਾਰਾਂ ਸ਼ਲੋਕੋਂ ਮੇਂ ਸ੍ਰਾਮਿ ਕਾਰਤਕ ਜੀ ਕੇ ਪ੍ਰਸ਼ਨ ਕਰਨੇ ਪਰ ਜੋ ਬੂਹਮਾ ਜੀ ਨੇ ਉੱਤਰ 
ਦੀਆ ਹੈ। ਵੋਹ ਸ਼ਲੋਕ” ਯਹਿ ਹੈਂ'- ਏਵੰ ਵੈ ਧਰਮਯ ਪ੍ਰਾਚੁਰਯੰ ਭਵਿਸ਼ਯਤਿ ਯਦਾ ਕਲੌ ॥ ੩੩॥ ਤਦਾ ਵੈ ਲੋਕਰਖਯਾਰਥੰ 
ਮਲੇਛਾਨਾ ਨਾਸ਼ ਹੇਤਵੇ ॥ ਪਸਿਚਮੇ ਤੁ ਸ਼ੁਭੇ ਦੇਸ਼ੇ ਵੇਦੀ ਵੰਸ਼ੇ ਚ ਨਾਨਕੌ ॥੩੪॥ ਨਾਮਨਾ ਭੁਵਿਰਾਜ ਰਿਖੀ ਬ੍ੂਹਮ ਗਯਾਨੈਕ 
ਮਾਨਸ: ॥ ਭਵਿਸ਼ਯਤਿ ਕਲੌ ਸਕੰਦ ਤਤ੍ਹ ਬਿੱਤਜ ਕਲਿਯਾ ਹਰੇ ॥੩੫॥ ਸ ਸ੍ਰੀ ਮਨਰਾਜ ਸਾਰਦੂਲਾਨੁਪਦਿੱਸ਼ਯਤਿ ਪੁਨਾ ॥ 
ਮਲੇਛਾਨ ਹਨਿਸ਼ਯੰਤਿ ਸਕੰਦ ਧਰਮ ਤੱਤੋਪਦੇਸ਼ ਕਿਤ । ੩੬॥ ਤੇਨੋਪਦਿਸੂੰ ਮਾਰਗ ਵੈ ਯੇ ਗੁਹੀਸਯੰਤਿ ਭੂਮਿ ਪਾ: ॥ ਤੇ ਵੈਰਾਜ 
ਕਰਿਸ਼ਯੰਤਿ ਤਸਯਾ ਸਿਖਯਾਨੁਸਾਰਿਤਾ ॥ ੩੭॥ ਧਰਮੇਣਰਾਜਯ ਬ੍ਰਿਧਿਸਜ਼ ਕਲੋ ਤੇਸਾਂ ਭਵਿਸ਼ਯਤਿ ॥ ਤੇਸਾਂਰਾਜਯਾਂਤ ਪਰੇ 
ਕਾਲੇ ਮਲੇਛਾ ਗੌਰ ਮੁਖਾ ਨ੍ਰਿਪਾ: ॥ ੩੮॥ ਪੁਬਲਾਸੰ ਭਵਿਸ਼ਯੰਤਿ ਸਕੰਦ ਪੁਜਾਰਖਯਣ ਤਤਪਰਾ ॥ ਅਲਪ ਕਾਲੇਨ ਤੇਸਾਂ 
ਤੁਰਾਜਯ ਬ੍ਰਿਧਿ ਭਵਸ਼ਯਤਿ ॥ ੩੯॥ ਨ੍ਰਿਪਬਲੈ ਹਿਰਸਯੰਤਿ ਗੌਰ ਵਰਣਾ ਗਯਾਯਨ ਗਾ: ॥ ਅਸ਼ੀਤਿ ਸ਼ਤਰਾਜਯੰਤੇ ਨੀਤਿ 
ਸ਼ਾਸਤ੍ਰਾਨੁਸਾਰਤਾ: ॥੪੦॥ ਕ੍ਰਿਤ੍ਹਾ ਪਸਚਿਮ ਦੇਸ਼ੀਯੇ ਨ੍ਰਿਪੈਰ ਯਾਸਯੰਤਯ ਦਰਸ਼ਨੰ ॥ ਯਦਾ ਬੇਦੇ ਚ ਬ੍ਰਿਪੇ ਚ ਬੈਰਮਬੇ ਚ 
ਵਿਸ਼ੁਯਧ ਧੀ ॥੪੧॥ ਤਦਾ ਨ੍ਰਿਪਾ ਬਿਜਯੰਤਿ ਮਲੇਛਾਨ ਧੁਮੰ ਪਰਾਜਨੁਖਾਨ ॥ ਤਸਮਿਨ ਕਾਲੇ ਖੰਡ ਨਾਥਾ ਸ਼ਤਸਸੂ 
ਸਹੱਸੂਸਾ: ॥੪੨॥ ਭਵਿਸ਼ਯੰਤਿ ਕਲੌ ਸਕੰਦਰਾਜਜ ਪਾਲਨਾ ਤਤਪਰਾ ॥ ਰਾਜ ਰਿਖਿ ਮਤ ਮਾਰਗੀਣਾ ਮਾਗਯਾ ਲੋਕੇ 
ਭਵਿਸ਼ਯਤਿ ॥੪੩॥ ਏਵ ਸਤ ਤ੍ਰਯੰਰਾਜਯੰ ਕ੍ਰਿਤ੍ਹਾ ਪਚਾਸ ਉਤਰੰ ॥ ਧ੍ਰਮੇਣੈਵ ਕਲੌ ਸਕੰਦ ਤਤ: ਸੰਸਯਾ ਗਮਿਸਯਤਿ: 
॥੪੪॥ 

'(ਏਵੰ ਵੈ) ਇਸ ਪ੍ਰਕਾਰ (ਧਰਮਜਯ ਪ੍ਰਾਚੁਰਯੰ) ਜਦ ਧਰਮ ਦੀ ਸੱਤਾ ਕਮਜ਼ੋਰ ਹੋ ਰਹੀ ਹੋਵੇਗੀ ! (ਭਵਿਖਯਤਿ) ਆਉਣ ਵਾਲੇ ਸਮੇਂ ਵਿੱਚ ! ! 
(ਯਦਾ ਕਲੌ) ਜਦ ਕਲਜੁਗ ਹੋਵੇਗਾ ॥ ੩੩॥ (ਤਦਾ ਵੈ) ਤਾਂ ਉਸ ਸਮੇਂ [ਲੋਕਰਖਯਾਰਥੰ) ਲੋਕਾਂ ਦੀ ਰੱਖਿਆ ਲਈ ਅਤੇ (ਮਲੇਛਾਨਾ ਨਾਸ਼ 
ਹੇਤਬੇ) ਮਲੇਸ਼ ਪੁਣੇ ਦੇ ਨਾਸ ਵਾਸਤੇ ॥੩੪॥ (ਪਸਚਮੇ ਤੁ) ਤਾਂ ਪੱਛਮ ਦਿਸਾ ਦੇ (ਸ਼ੁਭੇ ਦੇਸੇ) ਉੱਤਮ ਦੇਸ਼ (ਪੰਜਾਬ) ਅੰਦਰ (ਬੇਦੀ ਬੰਸੇ 





102 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਚ) ਬੇਦੀ ਬੰਸ ਵਿੱਚ (ਨਾਨਕੌ) ਨਾਨਕ... ॥੩੪॥ [ਨਾਮਨਾ) ਨਾਮ ਦੇ ਰਾਜ ਰਿਖੀ ਦਾ (ਭੁਵਿ) ਅਵਤਾਰ ਹੋਵੇਗਾ ਜੋ (ਬੂੁਹਮ ਗਯਾਨੈਕ) 
ਬੁਹਮ ਤੋਂ ਹੀ ਗਿਆਨ (ਦੀਖਯਾ) ਲੈ ਕੇ ਆਵੇਗਾ (ਮਾਨਸ:) ਉਸ ਦਾ ਮਨੁੱਖ ਜਾਮਾ ਹੋਵੇਗਾ। ਉਹ (ਭਵਿਸ਼ਮਤਿ ਕਲੌ) ਆਉਣ ਵਾਲੇ 
ਕਲਜੁਗੀ ਸਮੇਂ ਦੇ (ਸਕੰਦ]) ਝਗੜਿਆਂ (ਤਤ੍ਰ] ਉਸ ਸਮੇਂ ਦੇ ਜੀਵਾਂ ਦੇ (ਬਿੱਤਯ) ਦੁੱਖਾਂ ਅਤੇ (ਕਲਯਾ) ਕਲੇਸ਼ਾਂ ਨੂੰ (ਹਰ) ਨਾਸ ਕਰੇਗਾ 
॥੩੫॥ (ਸ ਸ੍ਰੀ ਮਨ) ਉਸ (ਗੁਰੂ ਨਾਨਕ) ਨੂੰ ਸ਼੍ਰੋਮਣੀ ਸਤਿਗੁਰੂ ਮੰਨਣ ਵਾਲੇ (ਸ਼ਾਰਦੂਲਾਨ) ਜੋ ਸਿੰਘ ਹੋਣਗੇ (ਪਦਿੱਸ਼ਯਤਿ ਪੁਨਾ) 
(ਪੰਜਾਬ ਦੀਆਂ) ਉਪ ਦਿਸ਼ਾਂ ਵਿੱਚ ਬਾਰ ਬਾਰ। (ਮਲੇਛਾਨਾਂ) ਮਲੇਛਾਂ ਦਾ (ਹਿਨਸ਼ਯੰਤਿ) ਨਾਸ ਕਰਨਗੇ ਹੇ ਸਕੰਦ ! (ਧਰਮ ਤੱਤੋਪਦੇਸ਼ 
ਕ੍ਰਿਤ] ਧਰਮ ਰੂਪੀ ਤੱਤ ਵਸਤੂ ਦਾ ਉਪਦੇਸ਼ ਕਰਨਗੇ ॥ ੩੬॥ (ਤੇਨੋਪਦਿਸੂੰ) ਤਾਂ ਉਸ ਗੁਰੂ ਦੇ ਦੱਸੇ ਹੋਏ (ਮਾਰਗ ਵੈ) ਮਾਰਗ (ਉਪਦੇਸ਼) 
ਨੂੰ (ਯੇ ਗ੍ਹੀਸ਼ਯੰਤਿ ਭੂਮਿ ਪਾ:) ਗੁਹਣ ਕਰੇਗਾ ਉਸ ਕੌਮ ਦਾ ਬਾਦਸ਼ਾਹ (ਮਹਾਰਾਜਾ ਰਣਜੀਤ ਸਿੰਘ) (ਤੇ ਵੈਰਾਜਯੰ ਕਰਿਸ਼ਯੰਤਿ) ਉਹਰਾਜ 
ਕਰੇਗਾ (ਤਸਯ ਸਿਖਯਾਨੁਸਾਰਿਤਾ) ਉਸ (ਗੁਰੂ) ਦੀ ਸਿੱਖਿਆ ਅਨੁਸਾਰ ॥੩੭॥ (ਧਰਮੇਣਰਾਜਯ ਬ੍ਰਿਧਿਸਚ) (ਉਹ) ਧਰਮ ਨਾਲ 
(ਆਪਣੇ) ਰਾਜ ਨੂੰ ਵਧਾਵੇਗਾ (ਕਲੌ ਤੇਸ਼ਾਂ ਭਵਿਸ਼ਯਤਿ) ਇਸ ਪ੍ਰਕਾਰ ਆਉਣ ਵਾਲੇ ਸਮੇਂ ਕਲਜੁਗ ਵਿੱਚ। (ਤੇਸਾਂਰਾਜਯਾਂਤ ਪਰੇ ਕਾਲੇ) 
ਉਸ ਦੇ ਰਾਜ ਦੇ ਅੰਤ ਤੋਂ ਕੁਝ ਸਮਾਂ ਬਾਦ (ਮਲੇਛਾ ਗੌਰ ਮੁਖਾ ਨ੍ਰਿਪਾ:) ਗੋਰੇ ਮੂੰਹਾਂ ਵਾਲੇ ਮਲੇਛ (ਅੰਗ੍ਰੇਜ਼) ਰਾਜੇ ਹੋਣਗੇ ॥ ੨੮॥ (ਪੁਬਲਾਸੰ 
ਭਵਿਸ਼ਯੰਤਿ) ਉਹ ਬਹੁਤ ਬਲੀ ਹੋਣਗੇ (ਸਕੰਦ) ਹੇ ਸਕੰਦ ! (ਪੁਜਾਰਖਸਣ ਤਤਪਰਾ) ਅਤੇ ਪਰਜਾ ਦੀ ਰੱਖਿਆ ਲਈ ਤਿਆਰ-ਬਰ- 
ਤਿਆਰ (ਰਹਿਣਗੇ)। (ਅਲਪ ਕਾਲੇਨ ਤੇਸਾਂ) ਥੋੜ੍ਹੇ ਸਮੇਂ ਵਿੱਚ ਹੀ ਤਿਨਾ ਦਾ (ਤੁਰਾਜਯ ਬ੍ਰਿਧਿ ਭਵਿਸ਼ਯਤਿ) ਤਾਂਰਾਜ ਵਧ ਜਾਵੇਗਾ ਅੱਗੋਂ 
ਲਈ ॥੩੯॥ (ਨ੍ਰਿਪਬਲੈ ਹਰਿਸਯੰਤਿ) ਬਲਵਾਨਰਾਜਿਆਂ ਨੂੰ ਨਾਸ ਕਰਨਗੇ (ਗੌਰ ਵਰਣਾ ਗਯਾਯਾਨ ਗਾ:) ਗੋਰੇਰੰਗ ਵਾਲੇ (ਅੰਗ੍ਰੇਜ਼) 
ਵਿਦਵਾਨ (ਜੋ ਹਨ)। (ਅਸ਼ੀਤ ਸ਼ਤਰਾਜਯੰਤੇ) ਇਕ ਸੌ ਅੱਸੀ ਸਾਲਰਾਜ (ਨੀਤੀ ਸ਼ਾਸਤ੍ਰਨੁਸਾਰਤਾ) ਨੀਤੀ ਸ਼ਾਸਤੁ ਦੇ ਅਨੁਸਾਰ ॥੪੦॥ 
(ਕ੍ਰਿਤ੍ਹਾ ਪਸਚਮ ਦੇਸ਼ੀਯੇ ਨ੍ਰਿਪੈਰ) ਪੱਛਮ ਦੇਸ਼ ਦੇ ਰਾਜੇ (ਭਾਵ ਅੰਗ੍ਰੇਜ਼) ਕਰਨਗੇ (ਯਾਸਯੰਤਯ ਦਰਸਨ) ਸ਼ਾਸਤ੍ਰਾਂ ਦੇ ਅਨੁਕੂਲ ਹੁਕਮ। 
(ਯਦਾ ਬੇਦੇ ਚ ਵਿਪ੍ਹੇ ਚ) ਜਿਸ ਤਰ੍ਹਾਂ ਵੇਦਾਂ ਵਿੱਚ ਬੂਹਮਣ (ਗ੍ਰੰਥਾਂ) ਵਿੱਚ (ਬੈਰਮਬੇ ਚ ਵਿਸ਼ੁਯਧ ਧੀ) ਵੈਸ਼ਨਵ (ਗ੍ਰੰਥਾਂ) ਵਿੱਚ ਸ਼ੁੱਧ ਬੁੱਧੀ 
ਵਾਲਿਆਂ ਨੇ (ਲਿਖਿਆ ਹੋਇਆ) ਹੈ ॥੪੧॥ (ਤਦਾ ਨ੍ਿਪਾ ਬਿਜਯੰਤਿ) ਉਸ ਤੋਂ ਉਪ੍ਹਾਂਤ (ਦੇਸੀ) ਰਾਜਿਆਂ ਉਪਰ ਜਿੱਤ ਪ੍ਰਾਪਤ 
ਕਰਨਗੇ। (ਮਲੇਛਾਨ ਧੁਮੰ ਪਰਾਜਯਨੁਖਾਨ) ਮਲੇਛ (ਅੰਗ੍ਰੇਜ਼) ਜੋ ਧਰਮ ਤੋਂ ਬੇਮੁਖ ਹਨ। (ਤਸਮਿਨ ਕਾਲੇ) ਉਸ ਸਮੇਂ ਵਿੱਚ (ਖੰਡ ਨਾਥਾ) 
ਖੰਡਾਂ (ਰਿਆਸਤਾਂ) ਦੇ ਰਾਜੇ (ਸ਼ਤਸਸੂ ਸਹੱਸੂਸਾ:) ਸੈਂਕੜੇ ਤੇ ਹਜ਼ਾਰਾਂ ਹੀ ॥੪੨॥ (ਭਵਿਸ਼ਯੰਤਿ) ਹੋ ਜਾਣਗੇ (ਕਲੌ) ਕਲਜੁਗ ਵਿੱਚ 
(ਸਕੰਦ) ਹੇ ਸਕੰਦ (ਰਾਜਸ ਪਾਲਨਾ ਤਤਪਰਾ)ਰਾਜ (ਦੇ ਲੋਕਾਂ) ਦੀ ਪਾਲਣਾ ਕਰਨ ਵਿੱਚ ਤਿਆਰ-ਬਰ-ਤਿਆਰ। (ਉਸ ਤੋਂ ਬਾਦ) (ਰਾਜ 
ਰਿਖਿ ਮਤ ਮਾਰਗੀਣਾ]ਰਾਜ ਰਿਖੀ (ਗੁਰੂ ਨਾਨਕ) ਦੇ ਮਤ ਦੇ ਮਾਰਗ 'ਤੇ ਚੱਲਣ ਵਾਲੇ (ਸਿੱਖਾਂ) ਦੀ (ਮਾਗਯਾ) ਆਗਿਆ ਵਿੱਚ (ਲੋਕੇ 
ਭਵਿਸ਼ਯਤਿ) ਲੋਕ ਹੋਣਗੇ (ਭਾਵ ਸਿੰਘਾਂ ਦਾ ਰਾਜ ਹੋਵੇਗਾ) ॥੪੩॥ (ਏਵ) ਇਸ ਤਰ੍ਹਾਂ (ਸਤ ਤੁਯੰ) ਤਿੰਨ ਸੌ ਸਾਲ (ਸਿਖ) (ਰਾਜਯੰ 
ਕ੍ਰਿਤ੍ਹਾ)ਰਾਜ ਕਰਨਗੇ (ਪਚਾਸ ਉਤਰੰ) ਪੰਜਾਹ (੫੦) ਸਾਲ ਉਪਰ (ਭਾਵ ਤਿੰਨ ਸੌ ਪੰਜਾਹ ਸਾਲ)। (ਧੁਮੇਣੈਵ) ਧਰਮ ਦਾ (ਰਾਜ) (ਕਲੌ 
ਸਕੰਦ) ਕਲਜੁਗ ਵਿੱਚ ਹੇ ਸਕੰਦ ! (ਤਤ: ) ਤਿਸ (ਸਮੇਂ) (ਸੰਸਜਾ ਗਮਿਸਯਤਿ:] ਸੰਸੇ ਚਲੇ ਜਾਣਗੇ (ਭਾਵ ਦੂਰ ਹੋ ਜਾਣਗੇ) ॥ ੪੪ ॥ 
“ਭਵਿਖਤ ਪੁਰਾਣ ਦੇ ਇਨ੍ਹਾਂ ਸ਼ਲੋਕਾਂ ਦਾ ਪਾਠ ਅਸਾਂ ਲਾਹੌਰ ਐਡੀਸ਼ਨ, ਅੰਮ੍ਰਿਤਸਰ ਐਡੀਸ਼ਨ ਅਤੇ ਤਵਾਰੀਖ ਗੁਰੂ ਖਾਲਸਾ ਨਾਲ ਮੇਲ ਕੇ 
ਲਿਖੇ ਹਨ ਜੋ ਗਿਆਨੀ ਜੀ ਦੀ ਮੌਜੂਦਗੀ 'ਚ ਛਪੇ ਸਨ। 

ਪਦ ਅਰਥ ਇਨ ਸ਼ਲੋਕੋਂ ਕਾ ਬਹੁਤ ਹੈ ਵਿਦਵਾਨ ਆਪ ਹੀ ਸਮਝ ਲੇਵੇਂਗੇ ਭਾਵ-ਅਰਥ ਕਿੰਚਤ' ਯਹਿ ਹੈ ਜੋ ਸੁਬੱਗਯ ਮੁਨੀ 
ਬਿਆਸ ਜੀ ਨੇ ਕਹਾ ਹੈ ਭਵਿਖਤ ਕਥਾ ਕੇ ਪ੍ਰਸੰਗ ਮੇ, ਕਲਜੁਗ ਕੇ ਪੁਥਮ ਚਰਣ ਮੈ ਧੁਮਰਖਯਾ ਕੇ ਲੀਏ ਭਗਤੀ ਸਹਿਤ ਬੁਹਮ 
ਗਯਾਨ ਮਤ ਪ੍ਰਚਾਰ ਕਰਨੇ ਵਾਲੇ ਪੱਛਮ ਦੇਸ ਬੇਦੀ ਬੰਸ ਮੈ ਸ੍ਰੀ ਗੁਰੂ ਨਾਨਕ ਜੀ ਪਰਮੇਸਰ ਕਾ ਅਵਤਾਰ ਹੋਨਗੇ। ਤਿਸ ਕੇ 
ਅਨੁਸਾਰੀ ਸਿੰਘ ਕੁਛ ਦਿਨਰਾਜ ਕਰਨਗੇ। ਫਿਰ ਤਿਨੋ ਤੇ ਗੋਰੇ ਮੁੰਹ ਵਾਲੇ ਮਲੇਛਰਾਜ ਖੋਸ ਕਰ ਬਹੁਤ ਸ਼ੀਘੁ ਅਪਨਾ ਪੁਤਾਪ 
ਬਢਾ ਲੇਵੇਂਗੇ ਪੁਜਾ ਕੀਰਖਯਾ ਕਰੇਂਗੇ ਏਕ ਸੌ ਅੱਸੀ ਬਰਸ ਤਕ ਪੰਜਾਬ ਮੈਂ, ਔਰ ਹਿੰਦ ਮਾਤ ਮੈ ੩੫੦ ਬਰਸਰਹੇਂਗੇ ਫਿਰ ਉਨ 
ਕੇ ਪੀਛੇਰਾਜ ਰਿਖੀ ਕੇ ਸਿਸੋਂ ਕਾਰਾਜ ਹੋਵੇਗਾ। ਐਸੇ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਂ ਭੀ ਬਹੁਤ ਬਚਨ ਸ੍ਰੀ ਗੁਰੂ ਜੀ ਕੋ 
ਹਰੀ ਅਵਤਾਰ ਕਥਨ ਕਰਤੇ ਹੈਂ। ਯਥਾ- "ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥" (ਮਾਰੂ ਸੋਲਹੇ 
ਮਹਲਾ ੧, ਪੰ: ੧੦੪੩) "ਸਬਦੇਰਵਿਰਹਿਆ ਗੁਰਰੂਪਿ ਮੁਰਾਰੇ ॥ " (ਤੁਖਾਰੀ ਮਹਲਾ ੧, ਪੰ: ੧੧੧੨) "ਗੁਰ ਨਾਨਕ ਦੇਵ 
ਗੋਵਿੰਦਰੂਪ ॥ " (ਬਸੰਤ ਮਹਲਾ ੫, ਪੰ: ੧੧੯੨) 'ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆਰੇ।" 
(ਸੋਰਠਿ ਮਹਲਾ ੫, ਪੰ: ੬੧੨) ਪੁਨਾ, ਸ਼ਰੈਯੋਂ ਮੈਂ ਲਿਖਾ ਹੈ- "ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ 
ਨਿਰੰਕਾਰਿ ਆਕਾਰੁ ਜੋਤਿ ਜਗ ਮੰਡਲਿ ਕਰਿਯਉ ॥ " (ਸਵਯੇ ਮਹਲੇ ੩ ਕੇ, ਪੰ: ੧੩੯੫) ਔਰ- ਸਤਿਜੁਗਿ __ ਤੈ 
ਮਾਣਿਓ ਛਲਿਓ ਬਲਿ ਬਾਵਨ ਭਾਇਓ ॥ ਤ੍ਰੈਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ ਦੁਆਪਰਿ ਕ੍ਰਿਸਨ ਮੁਰਾਰਿ ਕੰਸੁ 
ਕਿਰਤਾਰਥੁ? ਕੀਓ ॥ ਉਗੁਸੈਣ ਕਉਰਾਜੁ ਅਭੈ ਭਗਤਹ ਜਨ ਦੀਓ ॥ " (ਸਵਯੇ ਮਹਲੇ ਪਹਿਲੇ ਕੇ, ਪੰ: ੧੩੯੦) ਔਰ ਭਾਈ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 103 


ਗੁਰਦਾਸ ਜੀ ਨੇ ਭੀ ਲਿਖਾ ਹੈ- ਸੁਣੀ ਪੁਕਾਰਿ ਦਾਤਾਰ ਪਰ੍ਭ ਗੁਰੁ ਨਾਨਕ ਜਗ ਮਾਹਿ ਪਠਾਇਆ ॥ (ਵਾਰ ੧. ਪੰ: ੨੩) ਔਰ- 
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਧ ਜਗਿ ਚਾਨਣ ਹੋਆ ॥ (ਵਾਰ ੧, ਪੰ: ੨੭) ਔਰ- ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 
ਕੋ ਭੀ ਜੋ ਅਵਤਾਰ ਧਾਰਣ ਦੇ ਵਾਸਤੇ ਅਕਾਸ਼ ਬਾਣੀ ਹੋਈ ਸੀ ਸੋ ਓਹ ਆਪਣੀ ਕ੍ਰਿਤ ਬਚਿੱਤੁ ਨਾਟਕ ਨਾਮ ਗ੍ਰੰਥ ਮੇਂ ਇਸ ਤੌਰ ਸੇ 
ਲਿਖੀ ਹੈ- ਸੀ ਅਕਾਲ ਪੁਰਖ ਵਾਚ- ਚੌਪਈ: 

ਥੋੜ੍ਹਾ ਜਿਹਾ, ਸੰਖੇਪ ਮਾੜ੍ੂ। “ਸਫਲ, ਮੁਕਤ। ਮੈ ਅਪਨਾ ਸੁਤ' ਤੋਹਿ ਨਿਵਾਜਾ। ਪੰਥ ਪਰਚੁਰ ਕਰਬੇ ਕਉ ਸਾਜਾ। ਜਾਹ ਤਹਾ ਤੈ 
ਧਰਮ ਚਲਾਇ। ਕੁਬੁਧਿ ਕਰਨ ਤੇ ਲੋਕ ਹਟਾਇ ॥ ੨੯॥ ਸੋ ਅਬ ਬਿਚਾਰ ਕਰ ਦੇਖਹੁ ਜਬ ਅਕਾਲ ਪੁਰਖ ਨੇ ਅਪਨਾ ਫਰਜ਼ੰਦ 
ਠਹਿਰਾ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋ ਧਰਮ ਪੰਥ ਕੇ ਬ੍ਰਿਧ ਕਰਨੇ ਕੌ ਜਗਤ ਮੈ ਭੇਜਿਆ ਸੋ ਪਿਤਾ ਪੁੱਤਰ ਏਕ ਹੀਰੂਪ ਹੋਤੇ 
ਹੈਂ। 

'ਪੁੱਤਰ। 

ਜੈਸੇ- 'ਆਤਮਾ ਵੈਜਾਯਤੇ ਪੁਤ੍ਰਾ:' ' ਯਹ ਸੂਤੀ? ਹੈ। ਔਰ ਸ੍ਰੀ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਏਕ 
ਹੀਰੂਪ ਮਾਨੇ ਜਾਤੇ ਹੈਂ ਜੈਸੇ ਕਿ ਦਸਮ ਪਾਤਸ਼ਾਹ ਜੀ ਕਾ ਬਚਨ ਹੈ- "ਆਦਿ ਅੰਤ ਏਕੈ ਅਵਤਾਰਾ। 

'ਜਿਸ ਨੂੰ ਆਤਮਾ ਪੈਦਾ ਕਰਦਾ ਹੈ ਉਹ ਪੁੱਤਰ ਹੈ। “ਵੇਦ ਦੀ ਤੁਕ। 

ਸੋਈ ਗੁਰੂ ਸਮਝੀਅਹੁ ਹਮਾਰਾ ॥" ਇਸ ਕਾ ਅਰਥ ਇਹ ਹੈ ਕਿ ਜੋ ਏਕ ਪ੍ਰਮੇਸਰ ਹਮੇਸ਼ੈ ਅਵਤਾਰ ਧਾਰਤਾਰਹਾ ਹੈ ਔਰ ਧਾਰੇਗਾ 
ਵੋਹੀ ਸ੍ਰੀ ਗੁਰੂ ਨਾਨਕ ਜੀ ਹਮਾਰਾ ਗੁਰੂ ਸਮਝੋ। 

ਇਸ ਸੈਂ ਭੀ ਗੁਰੂ ਨਾਨਕ ਜੀ ਕਾ ਹਰੀ ਅਵਤਾਰ ਹੋਣਾ ਸਿੱਧ ਹੂਆ। 

ਔਰ ਗੀਤਾ ਮੇਂ ਭੀ ਸ੍ਰੀ ਕ੍ਰਿਸ਼ਹ ਭਗਵਾਨ ਨੇ ਕਿਹਾ ਹੈ ਕਿ ਜਬ ਜਬ ਧਰਮ ਕੀ ਹਾਨੀ ਹੋਤੀ ਹੈ ਤਬ ਤਬ ਮੈ ਅਵਤਾਰ ਧਾਰ ਕਰ ਦਸੋ 
ਕੋ ਦੂਰ ਕਰ ਸਾਧੂਆਂ ਕੀ ਪਾਲਨਾ ਵੈਦਕ ਧਰਮ' ਕੀ ਬ੍ਰਿਧੀ ਕਰਤਾ ਹੂੰ। ਇਸ ਤੇ ਬੀ ਠੀਕ ਸਹੀ ਹੈ ਜੋ ਉਸ ਸਮੇਂ ਅਧਰਮ ਬਹੁਤ 
ਬਢਰਹਾ ਥਾ ਔਰ ਧਰਮ ਬਿਲਕੁਲ ਦਬਰਹਾ ਥਾ ਜੈਸੇ ਗੁਰੂ ਜੀ ਕਾ ਬਚਨ ਹੈ- ਕਲਿ ਕਾਤੀਰਾਜੇ ਕਾਸਾਈ ਧਰਮੁ ਪੰਖ ਕਰਿ 
ਉਡਰਿਆ । ਕੂੜੁ ਅਮਾਵਸ ਸਚੁ ਚੰਦੂਮਾ ਦੀਸੈ ਨਾਹੀ ਕਹ ਚੜਿਆ ॥ (ਵਾਰ ਮਾਝ ਸਲੋਕ ਮਹਲਾ ੧, ਪੰ: ੧੪੫) ਓਸ ਵਖਤ 


ਇਹ ਦਸ਼ਾ ਠੀਕ ਹੋਰਹੀ ਥੀ ਸ੍ਰੀ ਗੁਰੂ ਨਾਨਕ ਜੀ ਨੇ ਅਪਨੀ ਬਾਣੀ ਕੀ ਬਰਕਤ ਸੈਂ ਸਭ ਲੋਗੋਂ ਕੋ ਪਰਮੇਸਰ ਕੀ ਤਰਫ਼ ਲਗਾ ਕਰ 
ਧਰਮ ਕੇਰਾਹ ਪਰ ਚਲਾਯਾ। ਔਰ ਕਾਮ ਭੀ ਗੁਰੂ ਸਾਹਿਬੋਂ ਨੇ ਐਸੇ ਐਸੇ ਕੀਏ ਹੈਂ ਜੋ ਸਿਵਾਇ ਈਸ਼੍ੂਰਾਵਤਾਰ ਸੈਂ ਔਰ ਕੋਈ ਨ 
ਕਰ ਸਕੇ, ਇਸ ਸੇ ਭੀ ਗੁਰੂ ਜੀ ਕਾ ਹਰੀ ਅਵਤਾਰ ਹੋਣਾ ਸਹੀ ਹੈ। 


ਸਬੂਤ 
ਉਹ ਪੁਰਾਣਾਂ ਦੇ ਪ੍ਰਮਾਣ ਗੌਣ ਪੁਮਾਣ ਹਨ (ਗੌਣ=ਸਧਾਰਨ, 
ਸਮਾਨ, ਜੋ ਮੁੱਖ ਨ ਹੋਵੇ।) 
'ਇਹ ਸ੍ਰੀ ਗੁਰੂ ਗੁੰਥ ਸਾਹਿਬ ਦੇ ਪ੍ਰਮਾਣ ਮੁੱਖ ਪ੍ਰਮਾਣ ਜਾਣੋਂ। 
ਪੁਨ ਸਹੀ ਮਾਨ ਦਿਲ ਠਾਨ' ਰਖੋ ॥੫੭॥ 'ਟਿਕਾ ਕੇ। 
ਜਿਮ ਬੇਦ ਹਰੀ ਕ੍ਰਿਤ ਲੋਗ ਲਹੈਂ”। ਪਿ 
ਹਨ। 
ਪੁਨ ਤਾ ਮਹਿ' ਬੇਦ ਪ੍ਰਮਾਨ ਕਹੈਂ। 'ਤਿਸ (ਦੀ ਪੁਸ਼ਟੀ) ਵਿੱਚ। 
ਤਿਮ ਗੁਰੂਅਨ ਕੇ ਅਵਤਾਰ ਵਿਖੇ। 
ਹਮ ਗ੍ਰੰਥ ਗੁਰੂ ਪ੍ਰਮਾਨ ਲਿਖੇ ॥੫੮ ॥ 
ਜਿਮ ਰਾਮ ਕ੍ਰਿਸ਼ਨ ਅਵਤਾਰ ਭਏ। 





104 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹੁ ਭਾਂਤਿ ਤਿਨੋ ਕੇ ਗ੍ਰੰਥ ਕਏ'। 

ਤਿਨ ਵੀਚ ਵਹੀ ਅਵਤਾਰ ਭਨੇ। 

ਤਿਮ ਜੈਨਨ ਕੇ ਇਮ ਲੇਹੁ ਗਨੇ ॥੫੯॥ 
$ਜਿਮ ਈਸਾ ਹੇਤ ਅੰਜੀਲ ਭਨੇ। 

ਪ੍ਰਭ ਕਾ ਸੁਤ ਮਾਨਤਿ ਤਾਂਹਿ ਤਿਨੇ। 

ਅਰ ਕਹਜੋ ਮੁਹੰਮਦ ਵੀਚ ਕੁਰਾਂ”। 
ਪੈਗੰਬਰ ਮਾਨਤਿ ਮੁਸਲਮਾਂ" ॥੬੦॥ 


ਤਿਮ ਗੁਰ ਨਾਨਕ ਅਵਤਾਰ ਹਰੀ। 

ਲਖ ਸਿੱਧ ਭਯੋ ਸਭਿ ਭਾਂਤਿ ਭਰੀ'। 
ਜਿਸ ਕਾਰਣ ਹਰਿ ਗੁਰ ਰੂਪ ਧਰਾ। 

ਵਹਿ ਹੇਤੁ' ਸੁਨੋ ਅਬ ਕਹੋਂ ਖਰਾ ॥੬੧॥ 
ਜਬ ਹੋਇ ਸੁ ਧੁਮ ਕੀ ਹਾਨ ਪਰੈ'। 

ਤਬ ਹੀ ਤਬ ਈਸ ਸਰੂਪ ਧਰੈ। 

ਜਗ ਧਰਮ ਬਿਰੁੱਧਨ ਕੋ ਹਨ ਕੈ। 

ਕਰਿ ਰੱਛਿ ਸੁ ਧਰਮੈ ਨਿਜ ਜਨ ਕੈ ॥੬੨॥ 
ਯਹਿ ਰੀਤਿ ਸਨਾਤਨ' ਆਤਿ ਜ਼ਲੀ। 
ਬਹੁ ਗੁੰਥਨ ਵੀਚ ਲਿਖੀ ਸੁ ਭਲੀ। 
ਕਬਹੂੰ ਗਹਿ ਖੱਗ' ਸੁਧਾਰਤਿ ਹੈ। 

ਕਬਿ ਹੋਇ ਅਚਾਰਯ ਪਾਰਤਿ ਹੈ! ॥੬੩॥ 
ਜਿਹਿ ਹੇਤ ਹਰੀ ਨਿਜ ਰੂਪ ਧਰੇ। 

ਵਹਿ ਨਾਮ ਤਨਕ' ਅਬ ਕਹੋਂ ਭਰੇ?। 
ਸੁਨਿ ਕੈ ਜਿਹ ਸੰਕ' ਤੁਮਾਰ ਨਸੈ। 

ਗੁਰ ਕਾ ਅਵਤਾਰ ਸੁ ਚਿੱਤ ਬਸੈ ॥੬੪॥ 
ਜਬ ਯਾ ਜਗ ਮੈ ਹਿਰਨਾਛ' ਭਯੋ। 
ਧਰਨੀ' ਬਹੁ ਦੂਖ ਅਪਾਰ ਦਯੋ। 

ਧਰਿ ਰੂਪ ਬਰਾਹਿ' ਹਨਯੋ” ਤਿਸ ਕੋ। 
ਫਿਰ ਔਰ ਭਯੋ ਦੁਖਦਾ ਬਿਸੁ ਕੋ! ॥ ੬੫॥ 
ਨਰ ਸਿੰਘਰੂਪ ਹੂੰ ਤਾਹਿ ਦਲਯੋ। 

ਪੁਨ ਬਾਵਨ ਹੈ ਬਲਿ ਕੋ ਸੁ ਛਲਯੋ। 


ਕੀਤੇ ਹੋਏ, ਬਣਾਏ ਹੋਏ। 


'ਕੁਰਾਨ। 
ਐਡੀਸ਼ਨ ਦੀਆਂ ਹਨ। 


ਜਾਣੋ ਸਭ ਤਰ੍ਹਾਂ ਭਲੀ ਪ੍ਰਕਾਰ ਸਿੱਧ ਹੋ ਗਿਆ ਹੈ। 


'ਕਾਰਨ। 
।ਧੁਰਮ ਦੀ ਹਾਨੀ ਹੋਣ ਲੱਗ ਪਵੇ। 


'ਆਦਿ ਸਮੇਂ ਤੋਂ। 


'ਤਲਵਾਰ ਪਕੜ ਕੇ। 
'ਧੁਰਮ ਦਾ ਉਪਦੇਸ਼ਕ ਹੋ ਕੇ ਪਾਲਦਾ ਹੈ। 


'ਬੋੜੇ ਜਿਹੇ। “ਭਲੀ ਤਰ੍ਹਾਂ। 
'ਸੰਸਾ। 


'ਹਰਨਾਖਸ਼ ਦਾ ਭਰਾ ਹਿਰਣਕੱਛਪ। 
ਸ੍ਰਿਸ਼ਟੀ ਨੂੰ। 

'ਸੂਰ। “ਆਰਿਆ। 

'ਸੰਸਾਰ ਨੂੰ ਦੁਖ ਦੇਣ ਵਾਲਾ (ਹਰਨਾਖਸ਼)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 105 


ਪੁਨ ਪਰਸਰਾਮ ਹ੍ਹੇ ਪੁੱਸ' ਧਰਯੋ। ਕੁਹਾੜਾ। 

ਨ੍ਰਿਪ ਸਹੰਸੂ ਬਾਹੁ ਕੋ' ਦੂਰ ਕਰਯੋ ॥੬੬॥ 'ਹਜ਼ਾਰ ਬਾਹਾਂ ਵਾਲੇ ਰਾਜੇ ਨੂੰ। 
ਰਘੁਵੰਸ਼ਨ ਮੈਂ ਬਰ ਰਾਮ ਭਯੋ। 

ਦਸ ਆਨਨ ਕੋ ਰਨਿ ਹਾਨ ਕਯੋ'। 'ਦਸਾਂ ਮੂੰਹਾਂ ਵਾਲੇ ਰਾਵਣ ਨੂੰ ਜੰਗ ਵਿੱਚ ਮਾਰਿਆ। 
ਜਦੁ ਨੰਦਨ ਹੂ ਕਰਿ' ਕੰਸ ਹਰਾ। ਕ੍ਰਿਸ਼ਨ ਹੋ ਕੇ। 

ਕਰਿ ਭਾਰਥ' ਕੈਰਵ ਬੰਸ ਦਰਾ ॥੬੭॥ ਮਹਾਂ ਭਾਰਤ ਦਾ ਜੰਗ। 
ਫਿਰ ਬਯਾਸ ਬਪੂ ਧਰਿ ਬੇਦ ਮਥੇ'। 'ਵਿਚਾਰੇ। 

ਦਸ ਆਠ ਪੁਰਾਨ' ਮਹਾਨ ਕਥੇ। ਅਠਾਰਾਂ ਪੁਰਾਣ। 

ਬਹੁ ਭੂਪਨ ਕੇ ਇਤੀਹਾਸ ਭਨੇ। 

ਨਿਜ ਸਿਖ ਜਹਾਂ ਤਹ ਕੀਨ ਘਨੇ ॥੬੮॥ 

ਪਿਛਲੇ ਬਿਵਹਾਰ' ਹਟਾਇ ਸਭੀ। 

ਮਨ ਭਾਵ ਤਰਾਹਿ ਚਲਾਇ ਤਬੀ। 

ਅਬਿ ਲੌ ਜਗ ਜ਼ਾਹਰ ਆਹਿ ਜਿਤੇ। 

ਯਹਿ ਬਯਾਸ ਕਰੇ ਬਿਵਹਾਰ ਤਿਤੇ ॥੬੯॥ 

ਇਕ ਈਸ਼ਰ ਨਾਹਿ ਬਿਧਾਨ' ਕਰਜੋ। ਪੱਕਾ ਨਿਯਮ। 


ਰਮਏਸ਼', ਮਹੇਸ਼?, ਗਨੇਸ਼ ਰਰਜੋ। ਵਵਿਸ਼ਨੂੰ। “ਸ਼ਿਵ। 

ਸ਼ਕਤੀ, ਰਵਿ ਪਾਂਚ ਉਪਾਸ' ਥਪੇ। ਜਿਨ੍ਹਾਂ ਦੀ ਉਪਾਸ਼ਨਾ ਕੀਤੀ ਜਾਵੇ, ਈਸ਼ਰ। 

ਇਨ ਕੇ ਸਭ ਹੀ ਜਨ ਜਾਪ ਜਪੇ ॥ ੭੦॥ 

ਅਰਚਾ ਅਵਤਾਰ ਸਿਲਾਦਿ ਘਨੇ'। 'ਪੂਜਾ ਅਵਤਾਰਾਂ ਤੇ ਪੱਥਰਾਂ ਆਦਿ ਦੀ ਬਹੁਤੇ (ਲੋਗ ਕਰਨ 


ਲਗ ਪਏ)। 
ਉਨ ਬੀਸ ਪਚੀਸਕ ਈਸ ਭਨੇ। 
ਬਿਧਿ ਔਰ ਅਨੇਕਨ ਜਾਲ ਰਚੇ। 
ਜਨ ਕੋਇਕ ਜਿਨ ਤੇ ਨਾਹਿ ਬਚੇ ॥ ੭੧॥ 
ਇਮ ਈਸ ਘਨੇ ਠਟ' ਸੇਵ ਕਰੈਂ। 
ਜਨ ਆਪਸ ਮਾਂਹਿ ਬਿਬਾਦ ਧਰੈਂ। 
ਇਕ ਈਸ਼ ਉਪਾਸ਼ਨ ਛੂਟ ਗਈ। 
ਸਭ ਹੀ ਜਨ ਕੀ ਮਤਿ ਮੂਠਿ ਗਈ' ॥ ੭੨॥ 
ਫਿਰ ਬੁੱਧ' ਭਯੋ ਨ੍ਰਿਪ ਯਾ ਜਗ ਮੈ। 
ਤਿਨ ਲੋਗ ਕਰੇ ਬਹੁ ਸ੍ਰੈ ਮਗ ਮੈ। 
ਅਪਨੋ ਪਰਤਾਪ ਦਿਖਾਇ ਭਲੇ। 





106 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਭਿ ਲੋਗਨ ਕੇ ਮਨ ਖੂਬ ਛਲੇ ॥ ੭੩ ॥ 

ਤਿਹ ਚਾਰ ਵਾਕੀਏ' ਬੋਧ? ਭਏ। 'ਚਾਰ ਵਾਕ ਨਾਮ ਦੇ ਮੁਨੀ ਦਾ ਚਲਾਇਆ ਮੱਤ ਮੰਨਣ ਵਾਲੇ। 
ਇਹ ਨਾਸਤਕ ਹਨ, ਦੇਹ ਤੋਂ ਵੱਖਰਾ ਆਤਮਾ ਨਹੀਂ ਮੰਨਦੇ। 
ਸੰਸਾਰ 'ਚ ਸੁਖ ਭੋਗਣਾ ਮੁਖ ਪੁਰਸ਼ਾਰਥ ਹੈ। ਚਾਰ ਤੱਤਾਂ ਤੋਂ 
ਸਾਰੀ ਸ੍ਰਿਸ਼ਟੀ ਤੇ ਚੇਤਨਤਾ ਦੀ ਉਤਪਤੀ ਮੰਨਦੇ ਹਨ, ਪ੍ਰਲੋਕ 
ਤੇ ਦੂਜਾ ਜਨਮ ਨਹੀਂ, ਮਰ ਜਾਣਾ ਹੀ ਮੁਕਤੀ ਮੰਨਦੇ ਹਨ। 
“ਬੁੱਧ ਮੱਤ ਨੂੰ ਮੰਨਣ ਵਾਲੇ। 

ਜਗ ਜੈਨ' ਢੁਡੀਏ£ ਪੁਜ” ਛਏ”। 'ਚਿਸ਼ਭ ਦੇਵ ਦੇ ਮੱਤ ਨੂੰ ਮੰਨਣ ਵਾਲੇ। “ਚਿਟ ਕਪੜੀਏ ਜੈਨੀ 

ਲੂ ਲੂ ਸਾਧੂ। “ਜੈਨ ਮਤ ਦਾ ਸਾਧੂ ਜਿਸ ਨੂੰ ਜੈਨੀ ਗ੍ਰਿਹਸਥੀ ਪੂਜਨੀਕ 

ਮੰਨਦੇ ਹਨ। "ਫੈਲ ਗਏ। 

ਬੁਤ ਤੀਰਥ ਦੇਵ ਸਥਾਨ ਲੁਪੇ'। ਛੁਪ ਗਏ। 

ਨਿਗਮਾਗਮ ਕੇ ਸਬਿ ਗੈਲ ਗੁਪੇ' ॥ ੭੪॥ 'ਵੇਦਾਂ ਸ਼ਾਸਤ੍ਰਾਂ ਦੇ ਸਾਰੇ ਮਾਰਗ ਗੁਪਤ ਹੋ ਗਏ। 

ਪਰਗੇ ਬਸ ਮਾਰਗ ਅੰਤੂਨ ਮੈਂ। 'ਹੋਰ ਮੱਤਾਂ ਦੇ ਵੱਸ ਵਿੱਚ ਪੈ ਗਏ। 

ਮਤ ਬੌਧਨ ਕੋ ਜਗ ਛਾਯ ਗਯੋ। 

ਇਕ ਈਸ਼ਰ ਸੇਵਨ ਲੋਪ ਭਯੋ ॥ ੭੫ ॥ 

ਫਿਰ ਸ਼ੰਕਰ' ਰੂਪ ਭਏ ਤਬ ਹੀ। 

ਮਤ ਖੰਡਿ ਪਖੰਡਨ ਕੇ ਸਬ ਹੀ। 

ਮਤ ਬੈਦਕ ਫੇਰ ਉਬਾਰ ਧਰਜੋ। 

ਉਪਦੇਸ਼ ਬਿਦਾਂਤ ਸਿਧਾਂਤ ਕਰਯੋ । ੭੬॥ 

ਸ਼ਿਵਲਿੰਗ ਸੁ ਪੂਜਨ ਹੇਤ ਥਪਜੋ। 

ਸ਼ਿਵਹੰ ਸ਼ਿਵਹੰ' ਯਹਿ ਜਾਪ ਜਪਜੋ। ਮੈਂ ਸ਼ਿਵ ਹਾਂ। 

ਬਹੁ ਲੌਗ ਨਿਜੰ ਸ਼ਿਵ ਰੂਪ ਲਹੈਂ। 

ਬਧ ਗਜਾਨ' ਗਹਯੋ ਹਰਿ ਗਜਾਨ ਕਹੈਂ ॥੭੭॥ _ 'ਚੁੱਚ ਗਿਆਨ, ਕਥਨੀ ਦਾ ਗਿਆਨ। 

ਪੁਨ ਭੇਖ ਸਨਯਾਸ ਜੁ ਖਾਸ ਕਯੋ!। (ਸ਼ੰਕਰਾਚਰਯ ਨੇ) ਆਪ ਧਾਰਨ ਕੀਤਾ। 

ਉਨਿ ਆਪਹਿ ਕੋ ਬਡ ਮਾਨ ਲਯੋ। 

ਕਿਛੁ ਸੰਕ ਸੁਭਾਸੁਭ ਕੀ' ਨ ਰਹੀ। 'ਚੰਗੇ ਮਾੜੇ ਦਾ ਫਰਕ। 

ਭਵ ਭੋਗਨ ਮੈ ਬਹੁ ਬਿਸੂ ਬਹੀ' ॥ ੭੮ ॥ ਸ੍ਰਿਸ਼ਟੀ ਰੁੜ ਗਈ। 

ਸ਼ਿਵਲਿੰਗ ਸਿਲਾ ਸਭਿ ਲੋਕ ਜਜੈਂ'। 'ਪੂਜਦੇ ਹਨ। 

ਇਕ ਈਸ਼ਰ ਕੋ ਨਹਿ ਕੋਇ ਭਜੈ ॥ ੭੯॥ 

ਦੋਹਰਾ: 

ਯਹਿ ਮਤ ਜਬ ਜਗ ਅਤਿ ਬਢਹੋ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 107 


ਭਈ ਭਗਤ ਹਰਿ ਲੋਪ। 
ਰਾਮਾਨੁਜ' ਫਿਰ ਬਿਦਤ ਹ੍ਹੈ, 
ਮਤੋਂ ਚਲਾਯੋ ਗੋਪ! ॥ ੮੦॥ 
ਚੌਪਈ: 
ਰਾਮਾਨੁਜ ਕਾ ਸਿੱਖ ਮਹਾਨੇ। 
ਰਾਮਾਨੰਦ! ਭਯੋ ਜਗ ਜਾਨੇ। 
ਬਿਸ੍ਹ ਸ੍ਹਾਮੀ' ਮਾਧ੍ਰਾਚਾਰਯ”। 


ਨਿੰਮਾਰਕ' ਲੌ ਭਏ ਜੁ ਆਰਯ” ॥ ੮੧॥ 


ਤਿਨ ਭੀ ਨਿਜ ਨਿਜ ਪੰਥ ਚਲਾਯੋ। 
ਨਹਿ ਅਕਾਲ ਕਾ ਹਾਲ ਜਨਾਯੋ। 

ਅਪਨ ਅਪਨ ਪ੍ਰਤਾਪ ਦਿਖਾਏ। 

ਲੋਗ ਘਨੇ ਨਿਜ ਸਿੱਖ ਬਨਾਏ ॥ ੮੨॥ 


ਪੂਜਾ ਸਾਲਗ੍ਰਾਮ ਬਿਸਥਾਰੀ'। 

ਕੰਠੀ ਕੰਠਿ ਕਾਠ ਕੀ ਡਾਰੀ। 

ਤਪਤ ਚੱਕਰ ਤਨ ਚਿੰਨ੍ਹ' ਲਗਾਯੋ। 

ਬੇਦ ਬਾਦ ਉਪਦੇਸ਼ ਦਿਢਾਯੋ' ॥੮੨॥ 


ਪ੍੍‌ਤਮਾ' ਪੱਥਰ ਕੀ ਬਹੁ ਰਚੀ। 

ਤਿਨਿ ਪੂਜਨ ਮੈਂ ਦੁਨੀਆ ਖਚੀ'। 

ਉਸੀ ਜ਼ਮਾਨੇ ਮੈ ਫਿਰ ਗੌਰਖ। 

ਹੋਇ ਬਿਦਤ ਕੀਨੋ ਬਡ ਪੌਰਖ' ॥੮੪॥ 
ਭੂਪਤਿ ਚੇਲੇ ਕਰੇ ਅਪਾਰੀ। 
ਪਾਤੰਜਲ ਕੀ ਰੀਤਿ ਬਿਥਾਰੀ'। 

ਤਿਨਿ ਭੀ ਅਪਨਾ ਭੇਖ ਚਲਾਯੋ। 

ਨਹਿ ਈਸ਼ਰ ਕੋ ਨਾਮ ਜਪਾਯੋ ॥੮੫॥ 
ਪ੍ਾਣਾਯਾਮ' ਕਰਨ ਜਨ ਲਾਏ। 


ਲਾਇ ਸਮਾਧਿ ਜੁਗੇਸ਼ ਕਹਾਏ। 


'ਵੈਸ਼ਨਵਾਂ ਦਾ ਅਚਾਰਯ। 
ਗ਼ੁਪਤ ਮੱਤ। 


ਬੈਰਾਗੀਆਂ ਦਾ ਅਚਾਰਯ। 
'ਸਭ ਤੋਂ ਪਹਿਲਾ ਵਿਸ਼ਨੂੰ ਉਪਾਸ਼ਕ ਤੇ ਵਿਸ਼ਨੂੰ ਸੁਆਮੀ ਮਤ 


ਵਿੱਚੋਂ ਇਕ ਸ਼ਾਖ ਦੇ ਮੁਖੀ ਜਿਨ੍ਹਾਂ ਦੀ ਬ੍ਰਿੰਦਾਬਨ ਪਾਸ ਧੂਵ 
ਨਾਮ ਦੀ ਪਹਾੜੀ ਤੇ ਹੁਣ ਗੱਦੀ ਹੈ। “ਗ਼ਰੇਸ਼ਟ। 


'ਗੰਡਕਾ ਨਦੀ ਦੇ ਪੱਥਰ ਦੀ ਪੂਜਾ ਫੈਲਾਈ। 


'ਛਾਪਾ। 

'ਇਹ ਦ੍ਰਿੜ੍ਹ (ਪੱਕਾ) ਕਰਵਾਇਆ ਕਿ ਵੇਦਾਂ ਦਾ ਉਪਦੇਸ਼ 
ਬਿਅਰਥ ਹੈ। 

'ਮੂਰਤੀਆਂ। 

'ਖੱਚਤ ਹੋ ਗਈ। 


'ਉੱਦਮ। 
'ਜੋਗ ਮੱਤ ਫੈਲਾਇਆ। 


ਪ੍ਰਾਣਾਂ ਦੇ ਚੜਾਉਣ ਠਹਿਰਾਉਣ ਤੇ ਉਤਰਾਉਣ ਦਾ 
ਅਭਿਆਸ। 





108 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਨ ਫਾਰਿ ਮੁੰਦਰਾ ਪਹਿਰਾਈ। 

ਮੂੰਡ ਮੂੰਡਿ ਤਨਿ ਭਸਮ ਰਮਾਈ' ॥੮੬॥ 
ਯਾ ਬਿਧਿ ਤਿਨਿ ਭੀ ਪੰਥ ਚਲਾਯੋ। 

ਪੁਭੁ ਕਾ ਮਾਰਗ ਨਾਹਿ ਜਨਾਯੋ। 

ਜਿਨਿ ਜਿਨਿ ਤਨਕ ਸਿਧ' ਜਗਿ ਪਾਈ। 


ਤਿਨਿ ਤਿਨਿ ਅਪਨੀ ਰੀਤਿ ਚਲਾਈ ॥੮੭॥ 


ਆਪ ਆਪ ਕੋ ਈਸ ਕਹਾਏ। 
ਆਪ ਆਪਨੇ ਰਾਹ ਚਲਾਏ। 
ਦੂਸਰ ਕਾ ਮਤ ਦੂਸਰ ਖੰਡੇ। 
ਚਰਚਾ ਕਰੈਂ ਤੁ ਜਲਪ' ਬਤੰਡੇ ॥੮੮॥ 


ਜੈਨ ਕਹੈਂ ਤੁਮ ਬਰਤ ਰਖੀਜੋ। 

ਪੂਜ' ਕਹੈਂ ਮੁਖ ਪੱਟੀ ਦੀਜੋ। 

ਕਹੈਂ ਕਪਾਲੀ' ਪੀਉ ਸ਼ਰਾਬ। 
ਆਮਿਖ' ਖਾਏ ਛੁਟੈਂ ਅਜਾਬ2 ॥੮੯॥ 
ਚਾਰ ਵਾਕਯ ਕਹਿਂ ਆਤਮ ਦੇਹੂ'। 
ਵਿਸ਼ੇ ਭੋਗ ਪੁਰਸ਼ਾਰਥ' ਏਹੂ। 
ਤਤ੍ਰਮਸੀ' ਕੋਊ ਕਹਿ ਬਾਨੀ। 

ਤਿਨ ਤੇ ਭਏ ਬਹੁਤ ਬਧ ਗਸਾਨੀ' ॥ ੯੦॥ 
ਪੂਜਹੁ ਸਿਲਾ ਕਹੈਂ ਬੈਰਾਗੀ। 

ਕਹੈਂ ਸੰਨਯਾਸੀ ਹੋਵਹੁ ਤਯਾਗੀ। 

ਸਿਖਾ' ਸੂਤ” ਤਜਿ ਮੂੰਡ ਮੁੰਡੀਜੈ”। 
ਦੰਡ' ਕਮੰਡਲ ਏਕ ਰਖੀਜੈ ॥ ੯੧॥ 
ਜੋਗੀ ਕਹੈਂ ਕਾਨ ਫਰਵਾਵਹੁ'। 

ਤਬ ਹੀ ਸਿੱਧਨ ਕਾ ਪਦ ਪਾਵਹੁ। 

ਯਾ ਬਿਧਿ ਨਿਜ ਨਿਜ ਕਰਿ ਉਪਦੇਸੈਂ। 
ਜਨ ਪਰਤਾਰਣ' ਕਰੇ ਅਸੇਸੈਂ2 ॥ ੯੨॥ 
ਏਕ ਅਦੁਤੀ ਈਸ ਹੈ ਜੋਈ। 

ਤਾਹਿ ਪਰਾਇਣ' ਕਰੈ ਨ ਕੋਈ। 

ਜੋ ਪ੍ਭ ਏਕ ਜਗਤ ਕਾ ਕਰਤਾ। 


ਸਿਰ ਮੁੰਨ ਕੇ ਸ਼ਰੀਰ ਤੇ ਸੁਆਹ ਲਿੱਪ ਲਈ। 


'ਥੋੜ੍ਹੀ ਜਿਹੀ ਸ਼ਕਤੀ। 


'ਜਿਸ ਚਰਚਾ ਵਿੱਚ ਆਪਣੇ ਮੱਤ ਦੀ ਪੁਸ਼ਟੀ ਲਈ ਦੂਜੇ ਦੀ 
ਦਲੀਲ ਨੂੰ ਰੱਦ ਕੀਤਾ ਜਾਵੇ। “ਦੂਜੇ ਦਾ ਪੱਖ ਡੇਗਣ ਲਈ ਛਲ 
ਕਪਟ, ਈਰਖਾ ਤੇ ਹਠ ਨਾਲ ਕੀਤੀ ਗਈ ਚਰਚਾ। 


ਸੈਨੀਆਂ ਦਾ ਇਕ ਫਿਰਕਾ। 
'ਖੋਪਰੀ ਰੱਖਣ ਵਾਲਾ ਇਕ ਮੱਤ। 
ਮਾਸ। “ਦੁੱਖ। 

'ਦੇਹ ਹੀ ਆਤਮਾ ਹੈ। 

ਪੁਰਸ਼ ਦੇ ਉੱਦਮ ਦਾ ਵਿਸ਼ਾ। 
'ਈਸ਼ਰ ਤੇ ਜੀਵ, ਬ੍ਰਹਮ ਰੂਪ ਹਨ। 
(ਕਰਨੀ ਹੀਣ ਗਿਆਨੀ। 


'ਬੋਦੀ। “ਜਨੇਊ। “ਸਿਰ ਮੁਨਾਉ। 
'ਡੰਡਾ। 
'ਕੰਨ ਪੜਵਾ ਲਉ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 109 


ਸਰਣਾਗਤ ਕੇ ਬੰਧਨ ਹਰਤਾ ॥ ੯੨ ॥ 

ਤਾ ਕੀ ਭਗਤੀ ਕੋਇ ਨ ਕਰੇ। 

ਨਿਜ ਨਿਜ ਮਤ ਮੈ ਸਭਿ ਫਸ ਪਰੇ। 

ਬਿਨ ਪੂਰੇ ਗੁਰ ਕੈ ਉਪਦੇਸ਼ੈਂ। 

ਕੈਸੇ ਕਾਟੈਂ ਜੀਵ ਕਲੇਸ਼ੈਂ ॥੯੪॥ 

ਦੋਹਰਾ: 

ਈਸ ਪਰਾਇਣ ਹੋਨ ਕਾ, 

ਕਹੁ ਮਾਰਗ ਹੈ ਕੌਨ। 

ਛੂਟੈਂ ਬੰਧਨ ਜੀਵ ਕੇ, 

ਲਖੈਂ ਭਲੈਂ ਹਮ ਤੌਨ' ॥ ੯੫॥ 

ਚੌਪਈ: 

ਸੁਨੋਂ ਸ੍ਰੋਤਾ ਗਨ ! ਮਨ ਲਾਈ। 

ਮਤਾ ਜਥਾਰਥ' ਦੈਹੁਂ ਸੁਨਾਈ। 

ਏਕ ਬੂਹਮ ਕੀ ਜੌਨ ਉਪਾਸ਼ਨ। 

ਹੈ, ਸੋ ਸਭ ਅਥਿ ਕਰੋਂ ਪੁਕਾਸ਼ਨ ॥ ੯੬॥ 

ਜਪਨੋ ਨਾਮ ਪ੍ਰੇਮ ਅਤਿ ਧਰਿ ਕੈ। 

ਮਨ ਬਾਨੀ ਕਾ ਪਰਾ ਨਿਹਰ ਕੈ'। ਪੂਰਾ ਰੂਪ ਦੇਖ ਕੇ। 

ਅਸਤੀ' ਭਾਤੀ? ਪ੍ਰਿਯ ਸਰੁਪੰ”। 'ਹੋਂਦ ਦਾ ਭਾਵ, ਹੋਂਦ, ਸੱਤਾ। “ਪ੍ਰਤੀਤੀ ਮਾੜ੍ਹ, ਗਿਆਨ 

ਲੁ ਸਰੂਪ। “ਪਿਆਰ ਸਰੂਪ। ਅਨੰਦ ਸਰੂਪ। 

ਸਰਬ ਬ੍ਰਹਮ ਹੀ ਲਖੋ ਅਨੂਪੰ ॥ ੯੭॥ 

ਮਿਲੈ ਨਾਮ ਤੈ ਨਾਮੀ ਨੀਕੇ। 

ਨਾਮ ਬਿਨਾ ਸਬ ਸਾਧਨ ਫੀਕੇ। 

ਕੁਕਸ' ਕੁਟਨ ਕਣ? ਬਿਨ ਜੈਸੇ। 'ਤੁਹ, ਚੌਲਾਂ ਦਾ ਫੂਸ। “ਦਾਣੇ। 

ਬਿਨਾ ਭਜਨ ਸਭਿ ਸਾਧਨ ਐਸੇ" ॥੯੮॥ ਉਪ੍ਰੋਕਤ ਦੋ ਤੁਕਾਂ ਵਿੱਚ ਕਵੀ ਜੀ ਹੇਠ ਲਿਖੀਆਂ ਗੁਰਬਾਣੀ 
ਦੀਆਂ ਤੁਕਾਂ ਦਾ ਹੀ ਅਨੁਵਾਦ ਕਰ ਰਹੇ ਹਨ: ਕਣ ਬਿਨਾ ਜੈਸੇ 
ਥੋਥਰ ਤੁਖਾ ॥ ਨਾਮ ਬਹੂਨ ਸੂਨੇ ਸੇ ਮੁਖਾ ॥ (ਗਉੜੀ ਮਹਲਾ 
ਮਪ ਬਿ) 


ਕਲਿ ਮਹਿ ਮੁਕਤਿ ਨਾਮ ਤੇ ਪੈ ਹੈ। 
ਕੋਵਿਦ' ਨਿਗਮਾਗਮ? ਸਭਿ ਕੈ ਹੈਂ। ਵਵਿਦਵਾਨ। “ਵੇਦ ਸ਼ਾਸਤ੍। 
ਕਹਯੋ ਮੁਹੰਮਦ ਵੀਚ ਕੁਰਾਨ। 





110 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਮ ਜਪੇ ਬਿਨ ਨਹਿ ਦੁਖ ਹਾਨ ॥੯੯॥ 

ਈਸਾ ਬੀਚ ਅੰਜੀਲ ਪੁਕਾਰਾ। 

ਬਿਨਾ ਭਜਨ ਨਾਹੀ ਨਿਸਤਾਰਾ। 

ਨੇਕ ਕਾਮ ਗਹਿ ਬਦ' ਸਭਿ ਤਯਾਗੋ। 

ਧਾਰਿ ਗਰੀਬੀ ਨਾਮਹਿ ਲਾਗੋ ॥੧੦੦॥ 

ਮੂਸੇ ਕਹਯੋ ਮੱਧ ਤੌਰੇਤਾ। 

ਨਾਮ ਜਪੌ ਹਰਿ ਸੌਂ ਕਰਿ ਹੇਤ। 

ਸਿਲ ਪੂਜਨ ਲੌ ਕ੍ਰਿਯਾ ਜੇਤੀ। 

ਇਨ ਸਭਿਹਨਿ ਨਿੰਦੀ ਵਹੁ ਤੇਤੀ ॥੧੦੧॥ 
ਇਤਜਯਾਦਿਕ ਜੇ ਭਏ ਪੈਗੰਬਰ। 

ਤਿਨ ਭੀ ਗਹਜਯੋ ਨਾਮ ਕਾ ਲੈਬਰ'। 

ਸੋ ਜਬਿ ਭਯੋ ਲੋਪ ਜਗ ਵੀਚ। 

ਦੰਭੀ ਲੋਗ ਬਢੇ ਬਹੁ ਨੀਚ ॥ ੧੦੨ ॥ 

ਬਢੀ ਪਰਸਪਰ ਅਧਿਕ ਸਪਰਧਾ'। 'ਈਰਖਾ। 
ਸਮ' ਦਮਾਦਿ” ਮੈ ਰਹੀ ਨ ਸ਼ਰਧਾ। ਨ ਦਾ ਰੋਕਣਾ। “ਇੰਦਰੀਆਂ ਦਾ ਰੋਕਣਾ ਆਦਿ। 
ਜੋ ਪਰਮੇਸੂਰ ਸਭਿ ਕਾ ਕਰਤਾ। 
ਸਰਨਾਗਤ ਕੇ ਬੰਧਨ ਹਰਤਾ ॥ ੧੦੨ ॥ 

ਬੁਹਮਾ ਬਿਸ਼ਨ ਮਹਾਂਦੇਵਾਦਿ। 

ਰਚੇ ਜਾਂਹਿ ਹਿਤ ਜਗਿ ਮੁਯਾਦ। 

ਤਾ ਕਾ ਨਾਮ ਜਪੈ ਨਹਿ ਕੋਈ। 

ਲਗੀ ਸਿਲਾ ਪੂਜਨ ਸਭਿ ਲੋਈ' ॥ ੧੦੪॥ ਸ੍ਰਿਸ਼ਟੀ। 
ਨਾਮ ਜਪਾਵਨ ਵਾਰੋ ਜੋਊ। 

ਰਹਯੋ ਨ ਜਗਤਮਾਹਿ ਤਬ ਕੋਊ। 

ਯਾ ਬਿਧਿ ਪਿਖਯੋ ਜਬੈ ਜਗ ਕਾਰਕ'। 'ਜਗਤ ਦੇ ਕਰਤੇ (ਵਾਹਿਗੁਰੂ ਜੀ) ਨੇ। 
ਧਰਯੋ ਰੂਪ ਗੁਰ ਕਾ ਜਨਿ ਤਾਰਕ ॥ ੧੦੫ ॥ 

ਗੁਰ ਅਵਤਾਰ ਹਰੀ ਜਿਮ ਭਯੋ। 

ਸੋ ਕਾਰਣ ਹਮ ਦਿਢ ਕਹਿ ਦਯੋ। 

ਏਤਕ ਗਾਥ ਗਾਇ ਇਸ ਥਾਇ। 

ਇਤੀ ਭਯੋ ਯਹਿ ਤ੍ਰਿਤੀ ਅਧਕਾਇ ॥ ੧੦੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 111 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ ਸ੍ਰੀ ਗੁਰੂ ਅਵਤਾਰ ਕਾਰਣ 
ਬਰਨਨੈ ਨਾਮ ਤ੍ਰਿਤੀਓ ਬਿਸਾਮ ॥੩॥ 





112 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਥਾ ਬਿਸਰਾਮ 


੪. (ਭਾਰਤ ਦੀ ਪਹਿਲੀ ਦਸ਼ਾ, ਗੁਰੂ ਜੀ ਦਾ ਅਵਤਾਰ ਧਾਰਨਾ) 


<< 


ਦੋਹਰਾ: 


ਦੁਤੀ ਦੁਤੀ ਜਨ ਚੰਦ'। 


ਸਿਸ ਸਸ ਪੋਖਕ ਸ਼ਾਤਿ ਕਰਿ, 
ਸੋਖਕ ਤਾਪ ਮੁਕੰਦ' ॥੧॥ 


ਕਬਿੱਤ: 
ਸੰਪਟ ਸੁਧਾ ਕੇ, ਬਸੁਧਾ ਕੇ ਸੁਖਦਾਯਕ ਜੇ, 
ਲਾਯਕ ਜਗ ਬੰਦਨ ਭਵ ਫੰਦਨ ਹਰਨ ਹੈ”। 


ਚਿੰਤਾਮਨਿ ਪੂਰਨ ਕਰੱਯਾ ਮਨ ਚਿੰਤਾ ਕੇ, 

ਦਾਸਨ ਨਿਜ ਹੇਤ ਪੋਤ ਤਾਰਨ ਤਰਨ ਹੈਂ”। 
ਕਰੁਨਾ ਕੇ ਕੰਜ ਮੰਜ ਪੁੰਜ ਪਾਪ ਘਾਯਕ ਹੈਂ, 
ਦਾਯਕ ਮੁਕਤਿ ਦੀਨ ਸੰਤਨ ਸਰਨ ਹੈੱ”। 


ਆਨੰਦ ਕੇ ਕੰਦ ਹੈਂ ਸੁਛੰਦ ਬਿੱਸੂ ਬੰਦਨੀਯਾ', 


ਗਯਾਨ ਸਿੰਘ ਬੰਦੋਂ ਗੁਰ ਅੰਗਦ ਚਰਨ ਹੈਂ ॥੨ ॥ 
ਦੋਹਰਾ: 
ਅਬ ਸਭਿ ਸਿੱਖਨ ਸਜਨ ਕੋ, 


%ਅੰਕ ਨੰ: ੬ ਤੇ ੭ ਲਾਹੌਰ ਐਡੀਸ਼ਨ ਛਾਪਾ ਪੱਥਰ 'ਚ ਅੰਕ 
ਨੰ: ੧ ਅਤੇ ੨ 'ਤੇ ਛਪੇ ਹੋਏ ਹਨ। ਏਸੇ ਤਰ੍ਹਾਂ ਉਪਰਲੇ ਅੰਕ 
ਨੰ: ੧ ਤੇ ੨, ਅੰਕ ਨੰ: ੩ ਤੇ ੪ 'ਤੇ ਛਪੇ ਹੋਏ ਹਨ ਅਤੇ ਏਥੇ 
ਅੰਕ ਨੰ: ੩, ੪ ਤੇ ੫, ਉਥੇ ਅੰਕ ਨੰ: ੫. ੬ ਅਤੇ ੭ 'ਤੇ ਛਪੇ 
ਹੋਏ ਹਨ। ਇਹ ਤਰਤੀਬ ਕਵੀ ਜੀ ਦੀ ਬਾਕੀ ਬਿਸ੍ਹਾਮਾਂ 'ਚ 
ਰੱਖੀ ਤਰਤੀਬ ਅਨੁਸਾਰ ਗਲਤ ਸੀ। ਕਿਉਂਕਿ ਕਵੀ ਜੀ ਨੇ 
ਹਰ ਬਿਸ੍ਹਾਮ ਵਿੱਚ ਮੰਗਲ ਨੂੰ ਪਹਿਲ ਦਿੱਤੀ ਹੈ। ਇਹ ਅੰਕ 
ਗ਼ਲਤੀ ਨਾਲ ਅੱਗੇ ਪਿੱਛੇ ਛਪ ਗਏ ਜਾਪਦੇ ਹਨ। ਅਸਾਂ ਇਨ੍ਹਾਂ 
ਦੀ ਤਰਤੀਬ ਦਰੁੱਸਤ ਕਰ ਦਿੱਤੀ ਹੈ। 

ਸ੍ਰੀ ਗੁਰੂ ਅੰਗਦ ਦੇਵ ਜੀ ਉੱਜਲ ਚੰਦਰਮਾ ਹਨ ਮਾਨੋ ਸੋਭਾ ਵਾਲੇ 
ਦੂਜ ਦੇ ਚੰਦੂਮਾ ਹਨ। 


'ਸਿੱਖਾਂ ਰੂਪ ਖੇਤੀਆਂ ਨੂੰ ਪਾਲ ਕੇ ਸ਼ਾਂਤ ਕਰਦੇ ਹਨ, ਤਿੰਨ ਤਰ੍ਹਾਂ 
ਦੇ ਤਾਪਾਂ (ਆਧਿ, ਬਿਆਧਿ ਤੇ ਉਪਾਧਿ) ਨੂੰ ਮੇਟ ਕੇ ਮੁਕਤੀ 
ਦੇਂਦੇ ਹਨ। 


(ਸਰੀ ਗੁਰੂ ਅੰਗਦ ਦੇਵ ਜੀ) ਅੰਮ੍ਰਿਤ ਦੇ ਡੱਬੇ, ਧਰਤੀ 
(ਸ੍ਰਿਸ਼ਟੀ) ਨੂੰ ਸੁਖ ਦੇਣ ਵਾਲੇ, ਜਗਤ ਦੇ ਬੰਦਨਾ ਕਰਨ ਯੋਗ 
ਤੇ ਸੰਸਾਰ ਦੇ ਮੋਹ ਦੀਆਂ ਫਾਹੀਆਂ ਕੱਟਣ ਵਾਲੇ ਹਨ। 


ਨ ਦੀਆਂ ਇੱਛਾ ਪੂਰੀਆਂ ਕਰਨ ਲਈ ਚਿੰਤਾਮਣੀ (ਵਾਂਗ) 
ਹਨ, ਅਤੇ ਆਪਣੇ ਦਾਸਾਂ ਨੂੰ (ਸੰਸਾਰ ਸਮੁੰਦਰ ਤੋਂ) ਤਾਰਨ 
ਵਾਸਤੇ (ਪੋਤ) ਤੇਜ਼ ਚੱਲਣ ਵਾਲੇ (ਤਰਨ) ਜਹਾਜ਼ ਹਨ। 


'ਕਿਰਪਾ ਦੇ ਉੱਜਲ ਕਵਲ, ਸਾਰੇ ਪਾਪਾਂ ਨੂੰ ਮੇਟਣ ਵਾਲੇ, 
ਮੁਕਤੀ ਦਾਤੇ ਗਰੀਬਾਂ ਤੇ ਸੰਤਾਂ ਨੂੰ ਸ਼ਰਨ (ਦੇਣ ਵਾਲੇ) ਹਨ। 
'ਅਨੌਦ ਦੇ ਦਾਤੇ ਤੇ ਸੁਤੰਤਰ ਹਨ ਅਤੇ ਸਾਰੇ ਜਗਤ ਦੇ ਬੰਦਨਾ 
ਕਰਨ ਯੋਗ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 113 


ਹਾਥ ਜੋਰਿ ਸਿਰ ਨਾਇ'। 

ਜੋ ਅਧੁਮ' ਜਗ ਪਿਖ ਹਰੀ, 
ਧਰਯੋ ਗੁਰੂ ਬਪੁ' ਆਇ ॥੨੩॥ 
ਸੋ ਸਬ ਏਸ ਅਧਯਾਇ ਮੈ, 
ਦੈਹੋਂ ਠੀਕ ਦਿਖਾਇ। 

ਜਿਹ ਪਿਖਿ ਗੁਰ ਉਪਕਾਰ ਮੈ, 
ਸੰਸੈ ਸਕਲ ਬਿਲਾਇ ॥੪॥ 
ਸੰਮਤ' ਏਕ ਹਜ਼ਾਰ ਤੈ, 

ਬਾਦ ਅਏ ਤੁਰਕੇਸ। 

ਜੁਲਮ ਅਤੁਲਮ' ਕਮਾਇ ਤਿਨਿ, 
ਲੂਟ ਉਜਾਰਯੋ ਦੇਸ ॥੫॥ 
ਤੁਰਕੇਸਨਿ ਦੇਸਨ ਵਿਖੈ, 
ਹਿੰਦੁਨਿ ਜਜੋਂ ਦੁਖ ਦੀਨ। 
ਅਨਾਚਾਰ' ਸੰਸਾਰ ਮੈ, 

ਬਢਜਯੋ ਜੈਸ ਅਤਿ ਪੀਨ' ॥੬॥ 
ਸੋ ਸਬ ਅਬ ਦਿਖਰਾਇ ਹੋਂ, 
ਚਤੁਰਥ ਧਜਾਇ ਮਝਾਰ। 

ਸੁਨੋ ਸ੍ਰੋਤਾ ਸੁਵਨ ਦੈ, 

ਗੁਰੁ ਗਾਥਾ ਸੁਖਕਾਰ ॥ ੭ ॥ 
ਚੌਪਈ: 

ਪ੍ਰਥਮ ਗਜ਼ਨਵੀ ਅਯੋ ਮਮੂਦਾ'। 
ਗਯਾਰਾਂ ਬੇਰ ਹਿੰਦ ਪਰ ਕੂਦ। 
ਏਕ ਲਾਖ ਤੈ ਜ਼ਯਾਦੇ ਫੌਜ। 

ਸੰਗ ਲਯਾਵੇ ਜਨ ਸਿੰਧੁ ਮੌਜ' ॥੮॥ 
ਬਾਂਧ ਪਚਾਸ ਕੋਸ ਮੈ ਪੱਲਾ'। 
ਕਰਵਾਵੈ ਯਵਨੋ ਕਾ” ਹੱਲਾ। 
ਆਗੇ ਤਿਨ ਕੈ ਨੱਗਰ ਜੁ ਆਵੈ। 
ਲੂਟ ਸੁ ਮਾਰ ਉਜਾਰ ਕਰਾਵੈ ॥੯॥ 
ਆਮ ਕਤਲ ਵਹਿ ਕਰਤੇ ਜਾਹੀਂ। 
ਪਰੈਂ ਭਾਜੜਾਂ ਦੇਸਨ ਮਾਂਹੀ। 





114 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਈ ਲਾਖ ਯੌ ਕਤਲ ਕਰੈ ਕੈ। 

ਮੰਦਰ ਦੇਵਨ ਕੇਰ ਗਿਰੈ ਕੈ ॥੧੦॥ 
ਜ਼ਰ ਕੇ' ਗਾਡੇ ਉੱਟ ਲਦੈ ਕੈ। 

ਖੁਰਦ ਉਮਰ' ਨਰ ਨਾਰਿ ਫੜੇ ਕੈ। 

ਲੈ ਜਾਵੈਂ ਨਿਜ ਦੇਸ ਮਝਾਰੇ। 

ਕਰੈਂ ਗੋਲੀਆਂ ਗੋਲੇ ਸਾਰੇ ॥੧੧॥ 

ਕਰੇ ਜ਼ੁਲਮ ਤਿਸ ਨੇ ਤਬ ਜੈਸੇ। 

ਹਮ ਸੈ ਲਿਖੇ ਨ ਜਾਵਤ ਤੈਸੇ। 

ਯਾਦ ਕਰਨ ਤੈਂ ਛਤੀਆਂ ਫਰ ਹੈ”। 

ਕਰ ਕਾਂਪਤਿ' ਅਖੀਆਂ ਜਲ ਭਰਿ ਹੈਂ ॥੧੨॥ 
ਪੁਨ ਸੰਮਤ ਗਜਾਰਾਂ ਸੌ ਛਿਆਸੀ। 
ਮਾਹਿ ਅਯੋ ਗੌਰੀ' ਦੁਖਰਾਸੀ। 

ਨਾਮ ਸ਼ੁਹਾਬੁਲਦੀਨ ਸੁ ਖਾਨੇ'। 

ਹਿੰਦੁਨ ਕੌ ਦੁਖ ਦੀਏ ਮਹਾਨੇ ॥੧੩॥ 
ਹੁਤੋ ਹਿੰਦ ਕਾ ਤਬ ਮਹਾਰਾਜਾ। 

ਗੋਤ ਚੁਹਾਣ ਸੁ ਪ੍ਰਿਯੂ ਰਾਜਾ। 

ਰਾਇ ਪਥੌਰਾ ਭੀ ਤਿਹ ਨਾਮ। 

ਲੈ ਬਹੁ ਨ੍ਰਿਪਹਿੰ ਕਿਯ ਸੰਗ੍ਰਾਮ' ॥ ੧੪॥ 
ਆਖਰ ਹਾਰ ਭਯੋ ਗ੍ਰਿਫਤਾਰਾ। 

ਮੁਲਕ ਹਿੰਦ ਤੁਰਕਿੰਦ' ਸੰਭਾਰਾ। 

ਦਿਲੀ ਬੀਚ ਤਖਤ ਪਰ ਬੈਠਾ। 

ਸਭਿ ਭੂਪਨ ਕਾ ਸੂਤਿ ਤਿਹਿਂ ਐਂਠਾ' ॥੧੫॥ 
ਗੌਰੀ ਅਫਗਾਨੋ ਨੈ' ਰਾਜ। 
ਗਜਯਾਰਾਂ ਪੀਢੀ ਕਰਯੋ ਦਰਾਜਾ। 

ਤੇਰਾਂ ਸੌ ਛੈਤਾਲੀ ਗਯੋ। 

ਫਿਰ ਫਰੋਜ ਸ਼ਾਹ ਖਿਲਜੀ' ਭਯੋ ॥ ੧੬॥ 
ਉਨਿ ਭੀ ਹਿੰਦੁਨ ਕੋ ਦੁਖ ਭਾਰੇ। 

ਦਏ, ਕਰੇ ਫਰਿ ਤੁਰਕ ਅਪਾਰੇ। 

ਛੈ ਪੀਢੀ ਤਿਨ ਕੀਨੀ ਸ਼ਾਹੀ। 

ਪੁਨ ਤੇਰਾ ਸੋ ਅੱਸੀ ਮਾਹੀਂ ॥੧੭॥ 


'ਸੋਨੇ ਦੇ (ਅ) ਧਨ ਦੇ। 
ਛੋਟੀ ਉਮਰ ਦੇ। 


'ਜੰਗ। 

'ਤੁਰਕਾਂ ਦੇ ਬਾਦਸ਼ਾਹ (ਮੁਹੰਮਦ ਗ਼ੌਰੀ) ਨੇ। 

ਉਸ ਨੇ ਸਾਰੇ ਰਾਜਿਆਂ ਦੇ ਕੰਨ ਖਿੱਚੇ ਭਾਵ ਤਾੜਿਆ। 
ਪਠਾਣਾਂ ਨੇ। 

'ਲੈਬਾ (ਸਮਾਂ) 


'ਗੌਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 115 


ਤੁਗਲਕ ਗੋਤ ਅਲਾਉਲ ਦੀਨ। 

ਬਾਦਸਾਹ ਹੋਯੋ ਬਦ ਪੀਨ'। 

ਇਸ ਹੀ ਕੇ ਤਬ ਅਹਿਦ ਮਝਾਰੇ'। 

ਤਿਮੁਲੰਗ ਲੈ ਸੈਨ ਅਪਾਰੇ ॥ ੧੮॥ 

ਦੁਤੀ ਨਾਮ ਅਮੀਰ ਤਹਿਮੂਰ। 

ਆਯੋ ਮਾਨੋ ਪ੍ਰਲੈ ਫਤੂਰ'। 

ਜਿਨ ਸੈਨਾ ਕਾ ਪਰ੍ਹਾ ਬਨ੍ਹਾਇਾ। 

ਕੋਸ ਪਚਾਸਕ ਮੈ ਚੌੜਾਇ ॥ ੧੯॥ 

ਜੋਊ ਜੀਵ ਤਿਨ ਆਗੇ ਆਵੈਂ। 

ਕਤਲ ਆਮ ਵਹਿ ਕਰਤੇ ਜਾਵੈਂ। 

ਆਗ ਲਗਾਇ ਗ੍ਰਾਮਨ ਜਾਰੈਂ”। 

ਕਰਯੋ ਮੁਲਕ ਤਿਨਿ ਐਸ ਉਜਾਰੈਂ ॥੨੦॥ 

ਅਬ ਲੌ ਤਬ ਕੇ ਥੇਹ ਹਜਾਰੈਂ। 

ਪਰੇ ਪੇਖੀਅਤ ਹਿੰਦੁ ਮਝਾਰੈਂ। 

ਯਦਪਿ ਪੈਰ ਜਮੇਂ ਤਿਹ ਨਾਹੀ। 

ਤਦਪਿ ਮੁਲਕ ਗਯੋ ਵਹਿ ਗਾਹੀ' ॥੨੧॥ 'ਗਾਹ ਕੇ, ਉਜਾੜ ਕੇ। 

ਬਾਲ ਉਮਰ ਲਾਖੋਂ ਨਰ ਨਾਰੀ। 

ਪਕਰਿ ਲੈ ਗਯੋ ਸੁਦੇਸ ਮਝਾਰੀ। 

ਲੂਟ ਮਾਰ ਦੌਲਤ ਬਹੁ ਲੈ ਕਰਿ। 

ਸਮਰਕੰਦ' ਮੇ ਗਯੋ ਲੌਟ ਫਿਰ ॥੨੨॥ 'ਸਮਰ ਬਾਦਸ਼ਾਹ ਦਾ ਵਸਾਇਆ ਤੁਰਕਿਸਤਾਨ ਵਿੱਚ ਬੁਖ਼ਾਰੇ 
ਪਾਸ ਇਕ ਪੁਸਿੱਧ ਸ਼ਹਿਰ। 

ਤੁਗਲਕ ਕਰਾ ਪੁਸ਼ਤ ਨੌ' ਰਾਜ। ਨੌਂ ਪੀੜ੍ਹੀਆਂ। 

ਪੁਨ ਸੱਯਦ ਭੇ ਦੁਸ਼ਟ ਦਰਾਜ'। 'ਬਹੁਤੇ। 

ਚੌਦਾਂ ਸੈ ਸੁ ਬਹੱਤਰ ਗਯੋ। 

ਸ਼ਾਹਿ ਖਿਜ਼ਰ ਖਾਂ ਸੱਯਦ ਭਯੋ ॥ ੨੨ ॥ 

ਜੋ ਦੁਖ ਹਿੰਦੁਨ ਕੋ ਇਨ ਦਏ। 

ਸੋ ਹਮ ਤੇ ਨਹਿ ਜਾਤ ਗਿਨਏ। 

ਚਾਰ ਪੁਸ਼ਤ ਤਿਨ ਸ਼ਾਹੀ ਕਰੀ। 

ਫੇਰ ਲੋਦੀਓ' ਕੇ ਕਰ ਚਰੀ' ॥ ੨੪ ॥ 

ਪੰਦਰਾਂ ਸੌ ਅੱਠ ਸੰਮਤ ਮਾਹੀ। 

ਭਯੋ ਸ਼ਾਹਿ ਬਹਿਲੋਲ ਸੁ ਆਹੀ। 





116 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਂ ਕੋ ਤਾਂ ਕੇ ਪੂਤ ਸਿਕੰਦਰ। 

ਮਾਰ ਰਾਜ ਲਿਯ ਨਿਜ ਕਰ ਅੰਦਰ! ॥੨੫॥ 
ਪੰਦਰਾਂ ਸੋ ਪੱਚੀ ਕੇ ਮਾਹੀ। 

ਬੈਠਯੋ ਵਹੈ ਤਖਤ ਪਰ ਚਾਹੀ'। 

ਜ਼ੋਰ ਜੁਲਮ ਉਨਿ ਅਤਿਸੈ ਕਰਿਯੋ। 

ਹਾ ਹਾ ਕਾਰ ਹਿੰਦੁ ਮੈਂ ਪਰਿਯੋ ॥ ੨੬॥ 
ਹਿੰਦੁਨ ਮੈਂ ਜੇ ਭਗਤ ਫਕੀਰ। 

ਥੇ ਤਬ ਪਰਗਟ ਗੁਨੀ ਗਹੀਰ'। 

ਤਿਸ ਨੇ ਪਕਰਿ ਕੈਦ ਮੈ ਡਾਰੇ। 

ਕਾਮ ਕਰਾਵੈ ਤਿਨ ਤੇ ਸਾਰੇ ॥੨੭॥ 

ਰਾਮਾ ਨੰਦ ਕਬੀਰ ਸੁ ਨਾਮਾਂ'। 

ਤਾਹੀਂ ਸਮੇਂ ਹੁਤੇ ਗੁਨਿ ਧਾਮਾਂ। 

ਇਨ ਕੋ ਭੀ ਉਨਿ ਪਕਰਿ ਮੰਗਾਯੋ। 

ਬਾਂਧਿ ਫੀਲ' ਆਗੇ ਗਿਰਵਾਯੋ ॥ ੨੮॥ 'ਹਾਥੀ। 
ਕਰਾਮਾਤ ਦਿਖਰਾਇ ਸੁ ਛੂਟੈ'। 


ਦੁਸਰ ਬੈਠੇ ਮਾਟੀ ਕੁਟੈ। ਮਿੱਟੀ ਕੁਟਦੇ ਹਨ ਭਾਵ ਬਿਨਾਂ ਮਜੂਰੀ ਤੋਂ ਔਖੇ ਕੰਮ ਕਰਦੇ 


ਹਨ। 
ਹਿੰਦੂ ਕਰੇ ਤੁਰਕ ਤਿਨ ਲਾਖੈਂ। 
ਲਿਖੀ ਕਿਤਾਬਨ ਮੈਂ ਯਹਿ ਸਾਥੇਂ! ॥੨੯॥ 'ਗਵਾਹੀਆਂ। 
ਅਤਿ ਦੁਖੀ ਹੂ ਹਿੰਦੁ ਅਪਾਰੈਂ'। 'ਸਾਰੇ ਹਿੰਦੂਆਂ ਨੇ। 
ਹਿਤ ਰਖਿਆ ਢਿਗ ਈਸ ਪੁਕਾਰੈ। 
ਗੁਰ ਨਾਨਕ ਤਬ ਹੀ ਅਵਿਤਰਿਯੋ। 
ਦੈ ਉਪਦੇਸ ਸੁਦੇਸ ਸੁਧਰਯੋ' ॥ ੩੦॥ 'ਆਪਣਾ ਦੇਸ ਸੁਧਾਰਿਆ। 
ਦੋਹਰਾ: 
ਭਯੋ ਸਿਕੰਦਰ ਕੀ ਜਗ੍ਹਾ, 
ਇਬਰਾਹੀਮ ਜੁ ਆਹਿ। 
ਬਾਬਰ ਤਿਸ ਕੋ ਫਤੇ ਕਰਿ, 
ਆਪ ਭਯੋ ਪਤਿਸ਼ਾਹਿ ॥੩੧॥ 
ਚੌਪਈ: 
ਪੰਦ੍ਹਾ ਸੈ ਅਠੱਤ੍ਰੇ ਮਾਹੀ। 
ਲਈ ਚੁਗੱਤੇ ਮੁਗਲੋਂ” ਸ਼ਾਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 117 


ਸਾਤ ਪੁਸ਼ਤ ਇਨਹੀ ਨੈ ਰਾਜੂ। 

ਕਰਸੋ ਫੇਰ ਕੁਛ ਭਯੋ ਕੁਕਾਜੂ ॥ ੩੨ ॥ 
ਸ਼ਾਹਿ ਮਹੰਮਦ ਕੇ ਪੁਨ ਵਕਤ। 

ਆਯੋ ਨਾਦਰ ਜੁਲਮੀ' ਸਖਤ। 

ਸਤ੍ਰਾ ਸੈ ਸਤਾਨਵੇ ਮਾਹੀ। 

ਗਈ ਚੁਗੱਤਯੋ ਤੈ ਪਤਿਸ਼ਾਹੀ ॥ ੩੨॥ 
ਕਈ ਬਾਰ ਗਿਲਜਯੋ ਕੀ ਸੈਨਾ!। 
ਅਹਿਮਦ ਸ਼ਾਹ ਦੁਰਾਨੀ ਐਨਾ'। 

ਲੈ ਕਾਬਲ ਤੇ ਆਯੋ ਦੌਰੈਂ। 

ਹਿੰਦ ਉਜਾਰ ਕਰਿ ਗਜੋ ਗੋਰੈ' ॥੨੪॥ 
ਯੌਂ ਤੁਰਕਨਿ ਸਾਤ ਕ ਸੈ ਸਾਲੈ। 
ਹਿੰਦੁਨ ਕੋ ਦੁਖ ਦਯੋ ਬਿਸਾਲੈ। 

ਜੋ ਆਵੈ ਸੁ ਲੂਟੈ ਮਾਰੈ। 

ਹਿੰਦੂ ਕਰੇ ਅਧਿਕ ਦੁਖਿਆਰੈ ॥ ੩੫॥ 
ਕਈ ਲਾਖ ਗਹਿ ਤੁਰਕ ਬਨਾਏ। 
ਦੇਵਨ ਕੇ ਮੰਦੁ ਗਿਰਵਾਏ। 

ਤੀਰਥ ਪਰਬ' ਲੋਪ” ਕਰਵਾਏ। 
ਨਿਗਮਾਗਮ' ਕੋ ਪਫਨ ਨ ਪਾਏ ॥੨੬॥ 
ਹਿੰਦੁਸਤਾਨ ਦੇਸ ਮੈਂ ਹਿੰਦੂ। 

ਰਾਜਾ ਰਹਯੋ ਨ ਏਕ ਬੁਲਿੰਦੂ'। 

ਦੀਨ ਮੁਹੰਮਦ ਕਾ ਅਤਿ ਬਾਢਾ। 

ਦਯੋ ਹਿੰਦੂਅਨ ਕੋ ਦੁਖ ਗਾਢਾ ॥੨੩੭॥ 
ਗੋ ਗਰੀਬ ਕੋ ਬਧ ਕਰਿ ਸੂਟੈਂ। 

ਧਨੀ ਦੇਖਿ ਧਨ ਤਾ ਕਾ ਲੂਟੈਂ। 

ਕਰੈਂ ਜੁਲਮ ਜੋ ਕਹੇ ਨ ਜੈ ਹੈਂ। 

ਤੁਰਕ ਹਿੰਦੁ ਕੋ ਕਰਨਾ ਚੈ ਹੈਂ ॥ ੩੮॥ 
ਰਾਜਨੀਤਿ ਰਾਜਨ ਤੇ ਛੂਟੀ। 

ਨਿਸ ਦਿਨ ਕਰੈਂ ਕੁਕ੍ਰਿਤ ਅਨੂਠੀ'। 
ਦੁਰਾਚਾਰਿ ਮੰਤ੍ਰੀ ਸਬ ਹੋਏ। 

ਲੋਲਪ', ਲੋਭੀ, ਕਾਮ ਵਿਗੋਇ” ॥ ੩੯ ॥ 


'ਤਿਉਹਾਰ। "ਅਲੋਪ, ਬੰਦ। 
'ਬੇਦ ਸ਼ਾਸਤ੍। 


'ਵੱਡਾ। 


ਮਾਰ ਕੇ ਸੁੱਟ ਦੇਂਦੇ ਹਨ। 


'ਖੋਟੀ ਤੇ ਉਲਟੀ ਕਾਰ। 


'ਸਾਰੇ ਵਜ਼ੀਰ ਮੰਦ-ਕਰਮੀ ਹੋ ਗਏ। 
'ਬਹੁਤੇ ਲਾਲਚੀ। “ਬਹੁਤੇ ਕਾਮੀ। 





118 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛੁਟੀ ਧਰਮ ਕੀ ਸਬਿ ਮਰਯਾਦਾ। 

ਪਰਜਾ ਕੀ ਨ ਸੁਨੈਂ ਫਰਿਆਦਾ। 

ਕਾਜੀ ਬਾਢੀ ਖਾਇ ਬਿਗਾਰੈਂ”। 

ਸਾਚੇ ਕੋ ਝੂਠਾ ਕਰਿ ਮਾਰੈਂ ॥੪੦॥ 
ਕਾਮੀ, ਕਪਟੀ, ਚੋਰ, ਜੁਆਰੀ। 
ਦੁਖਦਾਈ ਜਨ ਬਢੇ ਅਪਾਰੀ। 

ਪਰ ਅਕਾਜ! ਮਨ ਤਨ ਦੈ ਕਰਹੀਂ। 

ਜਯੋਂ ਮਾਖੀ ਨਿਜ ਤਨ ਪਰਹਰਹੀ' ॥੪੧॥ 


ਕਲਮਲ ਮੈ ਮਤਿ' ਹੀਨ ਵਿਚਾਰੂ। 
ਨਿਸਦਿਨ ਕਰੈਂ ਕੁਕਹਮ ਅਪਾਰੂ। 

ਛੱਤੀ ਛਿਤਪਤਿ' ਰਹਿਨ ਨਾ ਪਾਏ। 
ਜਹਿ ਤਹਿ ਤੁਰਕ ਨ੍ਿਪ ਜਗ ਛਾਏ ॥੪੨॥ 
ਤਿਨ ਦੁਸ਼ਟਨ ਅਸ ਗਹੀ ਕੁਕਰਨੀ। 
ਧਰਨੀ! ਕਰਯੋ ਚਹੈਂ ਇਕ ਬਰਨੀ”। 
ਜ਼ਾਲਮ ਜੁਲਮ ਅਤੁਲਮ' ਗੁਜਾਰੈ'। 

ਗੋ! ਗਰੀਬ ਕੋ ਬਧ ਕਰਿ ਡਾਰੈਂ2 ॥ ੪੨॥ 
ਬਦਲ ਇਮਾਨ' ਅਦਲ? ਤਜ ਦੀਨਾ। 
ਗਦਲ' ਜਦਲ£ ਤੈ ਡਰੈਂ ਰਤੀ ਨਾ। 

ਸੁੰਦੂ ਪਿਥੈਂ ਜੁ ਹਿੰਦੁਨਿ ਤਰਨੀ'। 

ਪਕਰਿ ਕਰੈਂ ਬਲ ਸੋਂ ਨਿਜ ਘਰਨੀ' ॥੪੪॥ 
ਨੀਕੀ ਵਸਤੁ ਜਗਤ ਮੈਂ ਜੇਤੀ। 

ਦੈਂਹ ਨ ਬਰਤਨਿ ਹਿੰਦੁਹਿ ਤੇਤੀ। 

ਬੈਦਕ ਮਗ ਜਗ ਲੋਪ ਕਰਾਯੋ। 

ਚਹੈਂ ਦੀਨ ਨਿਜ ਈਨ' ਮਨਾਯੋ ॥੪੫॥ 
ਦੈਂਹ ਅਜਾਬ' ਗਜਾਬ£ ਗੁਜਾਰੈਂ। 
ਬਹਿਮਨਿ ਜਯੋਂ” ਮਨ ਰਹਿਮ? ਨ ਧਾਰੈਂ। 
ਜਥਾ ਨਿਰਪ ਹੈ ਪਰਜਾ ਤਥਾ। 

ਹੈ ਮਸ਼ਹੂਰ ਮਿਸਲ' ਯਹਿ ਕਥਾ ॥੪੬॥ 
ਯਵਨ!' ਅਵਨਿ? ਪਰ ਜਥਿ ਅਸ ਛਏ। 


ਵੱਢੀ ਲੈ ਕੇ (ਕੰਮ) ਵਿਗਾੜ ਦੇਂਦੇ ਹਨ। 


।ਪਰਾਇਆ ਨੁਕਸਾਨ। 

'ਜਿਵੇਂ ਮੱਖੀ (ਪਰਾਏ ਦੇ ਨੁਕਸਾਨ ਲਈ) ਆਪਣਾ ਸ਼ਰੀਰ 
ਤਿਆਗ ਦੇਂਦੀ ਹੈ। 

'ਪਾਪ ਰੂਪ ਬੁੱਧੀ। 


'ਰਾਜੇ। 


ਧਰਤੀ ਭਾਵ ਸ੍ਰਿਸ਼ਟੀ। “ਇਕ ਵਰਨ ਦੀ ਭਾਵ ਤੁਰਕ। 
'ਬਹੁਤਾ। 

'ਗਊ। ਆਰ ਕੇ ਸੁੱਟ ਦੇਂਦੇ ਹਨ। 

ਬੇਈਮਾਨ ਹੋ ਕੇ। “ਇਨਸਾਫ਼। 

ਗ਼ਦਰ, ਗੜਬੜ। “ਜੰਗ। 

'ਇਸਤ੍ਰੀ। 

'ਪਤਨੀ। 


ਆਪਣੇ ਮਜ਼੍ਹਬ ਦੀ ਤਾਬੇਦਾਰੀ। 
'ਦੁੱਖ। “ਕਹਿਰ। 
ਬ੍ਰਾਹਮਣਾਂ ਵਾਂਗ। “ਤਰਸ। 


'ਮਿਸਾਲ, ਉਦਾਹਰਣ। 
'ਤੁਰਕ। ?ਧਰਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 119 


ਹਿੰਦੂ ਪਿਖ ਮਨਿੰਦ ਤਿਨਿ' ਭਏ। 

ਨਿਜ ਨਿਜ ਧਰਮ ਕਰਮ ਸੁਭ ਤਜਿ ਕੈ। 
ਬ੍ਰਿਤ ਕੁਕ੍ਰਿਤ' ਗਹੀ ਰਜ ਰਜ ਕੈ ॥੪੭॥ 
ਕਲਿਮਲ ਮੈ ਦਿਲ, ਹੀਨ ਬਿਚਾਰੂ। 

ਲੋਲਪ, ਲੈਪਟ', ਲੋਭਿ, ਲਵਾਰੂ”। 

ਨਿੰਦਕ, ਪਿਸਨ ਸਜਨ', ਗੁਰੁ ਦਹੀ: ॥ ੪੮॥ 
ਤਸਕਰ', ਬਾਟ-ਪਾਰ? ਠਗ ਕਾਮੀ। 
ਹਿੰਸਕ', ਘਾਤੀ?, ਬੁਰੇ, ਹਰਾਮੀ। 

ਧਰ ਪਰ ਨਰ ਭਰਗੇ ਜਬਿ ਐਸੇ। 
ਦੁਕ੍ਰਿਤਿ' ਬਢੇ ਸੁਕ੍ਰਿਤਿ” ਛਪਿ ਬੈਸੇ ॥੪੯॥ 
ਸੁਰੀ ਸੰਪਤਾ' ਦੁਰੀ” ਜਾਇ ਕਿਤ। 

ਗਏ ਅਸੁਰ ਗੁਨ! ਪਸਰ ਜਿਤੈ ਤਿਤ। 

ਹੋਇ ਦੁਖਸਾਰੀ ਧਰਾ” ਬਿਚਾਰੀ। 

ਧਾਇ ਸੁਰਨ ਢਿਗ!' ਜਾਇ ਪੁਕਾਰੀ ॥੫੦॥ 
ਬੁਹਮਾਦਿਕ ਦੇਵਨਿ ਮਿਲ ਤਬ ਹੀ। 

ਕਰੀ ਹਰੀ ਢਿਗ ਬਿਨਤੀ ਜਬ ਹੀ। 

ਸੁਨਿ ਕਰਤਾਰ ਮਾਨ ਮਨਿ ਲਈ। 

ਗਗਨ ਗਿਰਾ' ਯਾ ਬਿਧਿ ਪੁਨ ਭਈ ॥੫੧॥ 
ਅਹੋ ਦੇਵਗਨ ! ਧਰ ਧਰਿ ਧੀਰਜ। 

ਨੇਤ ਸਨਾਤਨ ਲਖੋ ਸਬੀਰਜਾ। 

ਜਬ ਜਬ ਹੋਵਤਿ ਧਰਮ ਗਿਲਾਨੀ'। 

ਤਬਿ ਤਬਿ ਮੈਂ ਤਨ ਧਰੌਂ ਮਹਾਨੀ ॥੫੨॥ 
ਅਬਿ ਖੱਤ੍ਰੀ ਕੁਲ ਮੈ ਅਵਤਰਹੋਂ। 

ਧਰਮ ਬਿਥਾਰ ਅਧਰਮ ਬਿਦਰਹੌ”। 

ਦਸ ਬਪੁ ਥਪ ਕਰਿ' ਗੁਰੂ ਕਹਾਵੋਂ। 

ਲੋਗਨ ਕੌ ਸ਼ੁਭ ਪੰਥ ਚਲਾਵੋ' ॥ ੫੩ ॥ 
ਸੁਕ੍ਰਿਤ ਭਗਤੀ ਆਤਮ ਗਯਾਨੇ। 

ਜਨਹਿ ਦਿਢਾਇ ਕਰੋਂ ਕਲਯਾਨੇ। 

ਸੁਧ ਬੁਧਿ ਕਲਿ ਜੀਵਨਿ ਕਾਰਨਾ। 


ਉਨ੍ਹਾਂ (ਤੁਰਕਾਂ) ਵਰਗੇ। 
'ਖੋਟੇ ਕੰਮਾਂ ਦਾ ਰੁਜ਼ਗਾਰ। 


'ਵਿਕਾਰੀ। “ਝੂਠੇ ਵਾਅਦੇ ਕਰਨ ਵਾਲੇ। 

ਕ੍ਰੋਧੀ। 

'ਚੁਗਲਾਂ ਦੇ ਮਿੱਤੂ। “ਗੁਰਾਂ ਨਾਲ ਛਲ ਕਰਨ ਵਾਲੇ। 
'ਚੋਰ। “ਰਾਹ ਮਾਰ। 

ਜੀਆਂ ਨੂੰ ਮਾਰਨ ਵਾਲੇ। “ਦਾਅ ਮਾਰਨ ਵਾਲੇ। 


ਪਾਪੀ। “ਪੁੰਨੀ। 

ਚੰਗੇ ਗੁਣ (ਸਤ ਸੰਤੋਖ ਆਦਿ)। “ਛੁਪ ਗਏ। 
ਅਉਗਣ (ਕਾਮਾਦਿ)। 

'ਧੁਰਤੀ। 

'ਦੌੜ ਕੇ ਦੇਵਤਿਆਂ ਕੋਲ। 


'ਅਕਾਸ਼ ਬਾਣੀ। 

ਹੇ ਸਾਰੇ ਦੇਵਤਿਓ ਤੇ ਧਰਤੀ ! ਧੀਰਜ ਧਾਰੋ। 
ਮੁੱਢ ਤੋਂ ਹੀ ਇਹ ਪੁਰਾਣੀ [ਨੇਤ) ਹੋਣਹਾਰ ਜਾਣੋ। 
'ਧਰਮ ਤੋ' ਨਫ਼ਰਤ। 


।ਧਰਮ ਫੈਲਾਵਾਂਗਾ ਤੇ ਪਾਪ ਨਾਸ ਕਰਾਂਗਾ। 
'ਦਸ ਸਰੂਪ ਧਾਰ ਕੇ। 





120 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੇਦਹਿ ਭਾਸ਼ਾ! ਕਰੋਂ ਉਚਾਰਨ ॥੫੪॥ 
ਜਿਹ ਪਢਿ ਸੁਨਿ ਜਨ ਦਰਸ਼ਨ ਕਰ ਕੈ। 
ਪੈ ਹੈਂ ਕੈਵਲਯ ਮੋਖ ਸੁਧਰ ਕੈ। 

ਯਾ ਬਿਧਿ ਭਾਰ ਧਰਾ ਕਾ ਹਰਹੋਂ। 

ਸਿੱਖਯ ਪੰਥ ਜਗ ਮੈਂ ਬਿਸਤਰਹੈਂ ॥੫੫॥ 
ਭਗਤਿ ਗਜਾਨ ਪਥ' ਮੁਕਤੀ ਵਾਰੋ। 

ਬੂਡ ਰਹਯੋ' ਜੋ ਤਿਸੈ ਉਬਾਰੈਂ”। 

ਤੁਮ ਭੀ ਇਸੀ ਪੰਥ ਮੈਂ ਜਾਵਹੁ। 

ਨਰ ਤਨ ਧਰਿ ਕਰਿ ਸਿੱਖ ਕਹਾਵਹੁ ॥੫੬॥ 
ਗਯਾਨ ਭਗਤਿ ਹਰਿ ਨਾਮ ਦ੍ਰਿਢਾਵਹੁ। 
ਸੂਮ ਬਿੱਤ ਜਿਮ' ਨਿਤ ਬਢਾਵਹੁ। 

ਯਹਿ ਸੁਨਿ ਦੇਵ ਜੈਤ ਜੈ ਕਰਿ ਕੈ'। 

ਨਿਜ ਨਿਜ ਲੋਕ ਗਏ ਮੁਦ' ਭਰਿ ਕੈ ॥੫੭॥ 
ਦੇਵ ਧਰਾ ਪਿਖ ਜਗਤ ਵਿਰਾਮੀ'। 

ਅਤਿ ਕ੍ਰਿਪਾਲ ਹੈ ਤਬਿ ਜਗ ਸ੍ਹਾਮੀ। 
ਪਾਲਨ ਹੇਤੁ ਸਨਾਤਨ ਨੇਤੈ”। 

ਬੈਦਕ ਧਰਮ ਬਿਥਾਰਨ ਹੇਤੈ ॥੫੮॥ 
ਪ੍ਰਭ ਜੀ ਆਪ ਗੁਰੂ ਬਪੁ ਧਰਿ ਕੈ। 

ਪਰਗਟ ਭਏ ਜਗ ਸਮ ਦਿਨਕਰ ਕੈ'। 
ਸੰਮਤ ਥਾ ਪੰਦ੍ਹਾਂ ਸੈ ਛੱਬੀ। 

ਕਾਤਕ ਮਾਸ ਪੂਨਯੋ" ਫੱਬੀ ॥੫੯॥ 
ਜ਼ਿਲੇ ਲਾਹੌਰ ਨਗਰ ਤਲਵੰਡੀ। 

ਜਾਂਹਿ ਸੁ ਕੀਰਤਿ ਜਗ ਮਹਿ ਮੰਡੀ'। 
ਬਾਰਿ ਦੇਸ ਜੋ ਸਹਜ ਸੁਹਾਵਨ। 


ਨਿਰਛਲ ਜਨ ਜਹਿੰ ਸਭਿ ਮਨ ਪਾਵਨ ॥੬੦॥ 


ਐਰਾਵਤੀ' ਏਕ ਦਿਸ ਬਹਿਹੀ। 

ਚੰਦੂ ਭਗਾ' ਦੂਸਰਿ ਦਿਸ ਲਹਿਹੀ। 
ਧਰਯੋ ਰੂਪ ਤਿਸ ਦੇਸ ਮਝਾਰੀ। 

ਗੁਰੁ ਹਰਿ ਭਏ ਸਮਾਨ ਤਮਾਰੀ' ॥੬੧॥ 


'ਆਤਮ ਗਿਆਨ ਨੂੰ ਆਪਣੀ ਬੋਲੀ ਵਿੱਚ। 


'ਰਸਤਾ। 
ਡੁੱਬ ਰਿਹਾ। “ਬਚਾਵਾਂਗਾ। 


'ਸੂਮ ਦੇ ਧਨ ਵਾਂਗ। 
ਸੀ ਹੋ ਜੈ ਹੋ ਕਹਿ ਕੇ। 
'ਅਨੰਦ 'ਚ। 
'ਬੇਚੈਨ। 


ਪੁਰਾਣੀ ਮਰਯਾਦਾ। 


'ਸੂਰਜ ਦੇ ਵਾਂਗ 


“ਪੁਰਾਤਨ ਜਨਮ ਸਾਖੀ ਅਤੇ ਜਨਮ ਸਾਖੀ ਭਾਈ ਮਨੀ ਸਿੰਘ 
ਜੀ ਵਿੱਚ ਜਨਮ ਵੈਸਾਖ ਦੀ ਤ੍ਰਿਤੀਆ ਲਿਖਿਆ ਹੈ। 


'ਫ਼ਬ ਰਹੀ ਹੈ। 


'ਰਾਵੀ (ਨਦੀ)। 
'ਝਨਾ (ਨਦੀ)। 


'ਸੂਰਜ ਵਾਂਗ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 121 


ਤਮ ਅਬਿਵੇਕ' ਧੁੰਦ ਬਡ ਦ੍ਰੇਸੰ। 

ਨਾਸ ਭਈ ਜਢਤਾ ਹਿਮ' ਤੈਸੰ। 

ਨਿੰਦਯਾ ਨੀਂਦ ਘਟੀ ਇਕ ਵਾਰਾ। 
ਗਹਯੋ ਸਬਨ ਨਿਜ ਧਰਮ ਬਿਹਾਰਾ! ॥੬੨॥ 
ਨਿਸਚਰ' ਕਾਮਾਦਿਕ ਖਿਸਿਆਨੇ?। 
ਦੁਕ੍ਰਿੱਤ ਨਖੱਤ ਦੁਰੇ ਦਰਮਿਆਨੇ'। 
ਮਦਨਿ' ਧਨਖ ਬਲ ਤੁਰਕਨ ਟੂਟਯੋ। 
ਦੁਸ਼ਟ ਸੁਭਾਵ ਦਰਿਦ੍ ਛੂਟਯੋ ॥੬੨॥ 
ਕੁਮਤੀ ਜਨ ਕੁਮਦੀ ਸੁਕਚਾਨੇ'। 

ਸਦ ਜਨ' ਮਨ ਸੁ ਕਮਲ ਬਿਗਸਾਨੇ। 
ਮਤ ਪਾਖੰਡ ਉਲੂਕ ਦੁਰਏ'। 

ਪਥਕ' ਜਗਯਾਸੂ ਸਦ ਪਥ” ਪਏ ॥੬੪॥ 
ਤੇਜ ਧਰਮ ਧਰਿ ਫੈਲਯੋ ਤੂਰਨ। 

ਹਰਿ ਗੁਰੁ' ਪਣ ਕੀਓ ਨਿਜ ਪੂਰਨ। 
ਬਿਧਿਵਤ ਕਰਮ ਧਰਮ ਗੁਰੁ ਬਰਨੌ”। 
ਜਪਨੋ ਨਾਮੁ ਕੀਰਤਨ ਕਰਨੋ ॥੬੫॥ 
ਸਤਿ ਸੰਗਤ ਸੰਤਨ ਕੀ ਸੇਵਾ। 

ਕਰੇ, ਮਿਲਤਿ ਫਲ ਚਾਰ ਅਭੇਵਾ'। 

ਮਤ ਪਖੰਡ ਖੰਡਨ ਕਰਿ ਸਭਿ ਹੀ। 
ਭਗਤਿ ਗਯਾਨ ਪੱਥ ਥਾਪਯੋ ਤਬਿ ਹੀ ॥੬੬॥ 
ਦਸ ਅਵਤਾਰ ਧਰੇ ਜਗ ਸ੍ਹਾਮੀ। 

ਨਾਮ ਤਿਨੋਂ ਕੋ ਸੁਨਿ ਅਭਿਰਾਮੀ। 

ਸੀ ਗੁਰੁ ਨਾਨਕ ਚੰਦ ਅਮੰਦੀ'। 

ਸਾਂਤਿ ਬਿਗਾਸ ਦਾਇ ਸੁਖ ਕੰਦੰ ॥੬੮॥ 
ਅੰਗਦ ਅਵਨਿ ਪਵਨ ਸਮ ਭਏ'। 

ਮੇਘ ਮਲੀਨ ਕਰਮ ਉਚਟਏ'। 

ਬਰਣ' ਗੁਰੁਮੁਖੀ ਰਚੇ" ਰੁਚਰ ਬਰ?। 


ਤਰ ਹੈਂ, ਤਰੇ ਅਪਾਰ ਜਿਨੇ ਪਰ' ॥੬੮॥ 
ਅਮਰ ਅਮਰ ਗੁਰ ਅਮਰ ਨਯੰਤਾ!। 


'ਅਗਿਆਨ ਦਾ ਅਨ੍ਹੇਰਾ। 
'ਜਢਤਾ ਦੀ ਬਰਫ਼। 


'ਧਰਮ ਰੂਪ ਕੰਮ। 

'ਰਾਤ ਨੂੰ ਫਿਰਨ ਵਾਲੇ ਉੱਲੂ ਆਦਿ। ”ਖਿਝ ਗਏ। 
ਪਾਪਾਂ ਦੇ ਤਾਰੇ ਵਿੱਚ ਹੀ ਛੁਪ ਗਏ। 

'ਕਾਮ ਦਾ। 


'ਪੁਰਸ਼ਾਂ ਦੀਆਂ ਖੋਟੀਆਂ ਮੱਤਾਂ ਰੂਪ ਕਮੀਆਂ ਮੁਰਝਾ ਗਈਆਂ। 
'ਚੰਗੇ ਪੁਰਸ਼ਾਂ ਦੇ। 
ਉੱਲੂ ਛੁਪ ਗਏ। 


'ਰਾਹੀ। “ਚੰਗੇਰਾਹ। 


'ਹਰੀ ਨੇ ਗੁਰੂ ਰੂਪ ਹੋ ਕੇ। 
ਗੁਰਾਂ ਨੇ ਕਹੇ ਹਨ। 


'ਇਕਰਸ, ਸਦਾ। 


'ਉੱਜਲ। 

ਸੂਖ ਫਲ। 

ਧਰਤੀ ਤੇ ਹਵਾ ਵਾਂਗ (ਨਿਰਲੇਪ) ਹੋਏ। 

ਮਾੜੇ ਕਰਮਾਂ ਦੇ ਬੱਦਲ ਉੱਡ ਗਏ। 

'ਅੱਖਰ। “ਚੰਗੇ ਸੁੰਦਰ। "ਗੁਰਮੁਖੀ ਅੱਖਰਾਂ ਦੇ ਰਚਨ ਬਾਰੇ ਦੇਖੋ 
ਪੂਰਬਾਰਧ ਦੇ ਪਹਿਲੇ ਬਿਸ੍ਹਾਮ ਦੇ ਛੰਦ ਨੰ: ੧੧ ਦਾ ਭਾਵ 


ਸ੍ਰੀ ਗੁਰੂ ਅਮਰ ਦਾਸ ਜੀ ਦਾ ਹੁਕਮ ਦੇਵਤਿਆਂ ਨੂੰ ਪ੍ਰੇਰਨ 





[ਇਆ ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਵਿ ਪੁੁਤਾਪ ਗਿਰ ਪਾਪਨਿ ਹੰਤਾ'। 


ਰਾਮ ਦਾਸ ਹੂ ਖਾਸ ਰਾਮ ਵਰਾ। 

ਅਸੁਰ ਆਸੁਰੀ ਮਸਰ ਧਰੇ ਧਰ' ॥੬੯॥ 
ਸੀ ਅਰਜਨ ਬਪੁ ਬਯਾਸ ਪੁਮਾਨੋਂ”। 

ਗ੍ਰੰਥ ਸੇਤੁ' ਕਿਯਿ ਸੁਖਦ ਮਹਾਨੋ। 

ਹਰਿ ਗੋਬਿੰਦ ਹਰਿ ਇੰਦੁ' ਸੀ ਗੁਰੁ। 

ਦਰੇ ਗਜਿੰਦ ਤ੍ਰਕਿੰਦ ਬ੍ਰਿੰਦ ਫੁਰ' ॥ ੭੦॥ 


ਸੀ ਹਰਰਾਇ ਰਾਇ' ਜਗ ਮਾਲਕ। 
ਜਿਨਿ ਢਰਿ' ਕਰੇ ਰੰਕ ਭੁਵ ਪਾਲਕ। 
ਸੀ ਹਰਿ ਕ੍ਰਿਸ਼ਨ ਕ੍ਰਿਸ਼ਨ ਭੇ ਨੀਕੇ”। 


ਚਰਿਤ' ਕਰਿਤ ਭਵ” ਪਾਰ ਜਿਨੀ ਕੇ ॥ ੭੧॥ 
ਤਯਾਗ ਬਹਾਦਰ ਨਾਦਰ ਕਾਦਰਾ। 

ਚਾਦਰ ਹਿੰਦੁ' ਰਖੀ ਜਿਨਿ ਸਾਦਰ”। 

ਸੀ ਗੁਰੁ ਗੋਬਿੰਦ ਸਿੰਘ ਸਿੰਘਨਿ ਪਤਿ'। 
ਕੋਹੀ ਕਰੀ ਤੁਰਕ ਬਦ ਕਿਯਿ ਹਤ! ॥ ੭੨ ॥ 
ਥਾਪਿ ਅਖੰਡ ਅਡੰਡ ਪੰਥ ਬਰ'। 

ਮੰਡ ਘਮੰਡ ਖੰਡ ਦਈ ਅਰਿ ਜਰ'। 
ਮਾਰਤੰਡ ਪ੍ਰਚੰਡ ਮੰਡ ਧੁਮ'। 

ਛੰਡਿ' ਪਖੰਡ ਬਿਹੰਡਿ” ਅੰਧ ਕਰਮ ॥ ੭੨ ॥ 
ਤੁਰਕ ਤਰੁਨ ਕੀ ਜਰ' ਗੁਰੁ ਨੌਮੇਂ। 

ਕਰਿ ਜੁ ਗਏ ਥੇ ਖੋਖੀ ਭੋਮੇ'। 

ਪਵਨ ਪ੍ਰਬਲ' ਦਸਮੇਂ ਗੁਰ ਬਨੇ। 

ਧਰੀ ਉਖੇਰ ਰਹੇ ਕੁਛ ਤਨੇ ॥ ੭੪ ॥ 


ਵਾਲਾ ਹੈ। 

(ਜਿਨ੍ਹਾਂ ਦੇ) ਪ੍ਰਤਾਪ ਦਾ ਬੱਜਰ ਪਾਪਾਂ ਦੇ ਪਹਾੜ ਨੂੰ ਨਾਸ 
ਕਰਨ ਵਾਲਾ ਹੈ। 

ਆਪਰਾਮ ਤੋਂ ਵੀ ਚੰਗੇ ਹੋ ਕੇ। 

'ਅਉਗਣਾਂ ਦੇ ਦੈਂਤ ਮਲ ਕੇ ਧਰਤੀ 'ਤੇਰੱਖ ਦਿੱਤੇ। 
'ਬਿਆਸ ਰੂਪ ਜਾਣੋ। 

ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਪੁਲ। 

'ਹਰਨਾਂ ਦਾ ਰਾਜਾ, ਸ਼ੇਰ। 

'ਗੂਰਾਂ ਨੇ (ਫੁਰ) ਛੇਤੀ ਹੀ ਤੁਰਕਾਂ ਦੇ ਸਾਰੇਰਾਜਿਆਂ ਰੂਪ ਹਾਥੀ 
ਦਲ ਦਿੱਤੇ। 

'ਰਾਜਾ ਰੂਪ। 

'ਕ੍ਰਿਪਾਲੂ ਹੋ ਕੇ ਕੰਗਾਲ ਰਾਜੇ ਕਰ ਦਿੱਤੇ। 

'ਚੰਗੇ ਕ੍ਰਿਸ਼ਨ ਹੋਏ ਹਨ। “ਗੁਰੂ ਸਾਹਿਬਾਨ ਨੂੰ ਰਾਮ, ਬਿਆਸ 
ਤੇ ਕ੍ਰਿਸ਼ਨ ਨਾਲ ਉਪਮਾ ਦੇਂਦਿਆਂ ਕਵੀ ਜੀ ਸਤਿਗੁਰਾਂ ਨੂੰ 
ਉਨ੍ਹਾਂ ਨਾਲੋਂ ਮਹਾਨ ਵਰਨਣ ਕਰਨ ਲਈ ਵਰ ਤੇ ਨੀਕੋ ਆਦਿ 
ਸ਼ਬਦਾਂ ਦੀ ਵਿਸ਼ੇਸ਼ਣਾਂ ਦੇ ਤੌਰ 'ਤੇ ਵਰਤੋਂ ਕਰਦੇ ਹਨ। ਜੇ 
ਸਮਾਨ ਉਪਮਾ ਵੀ ਕੋਈ ਸਮਝੇ ਤਾਂ ਉੱਜਲ ਚੰਦ, ਹਵਾ ਤੇ ਸ਼ੇਰ 
ਆਦਿ ਨਾਲ ਦਿੱਤੀ ਉਪਮਾ ਵਾਂਗ ਇਕ-ਅੰਗੀ ਅਲੰਕਾਰਕ 
ਉਪਮਾ ਹੀ ਸਮਝਣੀ ਚਾਹੀਦੀ ਹੈ। 

'ਕੌਤਕ। “ਸੰਸਾਰ ਤੋਂ। 

'ਅਣੌਖੀ ਸ਼ਕਤੀ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ। 
ਹਿੰਦ ਦੀ ਇੱਜ਼ਤ। ”ਨਿੱਡਰ ਹੋ ਕੇ। 

ਬੱਬਰ ਸ਼ੇਰ (ਹੋ ਕੇ)। 

'ਪਹਾੜੀਆਂ ਰੂਪ ਹਾਥੀਆਂ ਤੇ ਤੁਰਕਾਂ ਰੂਪ ਸੂਰਾਂ ਨੂੰ ਮਾਰਿਆ। 
ਨ ਟੁੱਟਣ ਵਾਲਾ ਡੰਡ ਰਹਿਤ ਉੱਤਮ ਪੰਥ ਰਚ ਕੇ। 

ਜੰਗ ਰਚਿ ਕੇ ਵੈਰੀਆਂ ਦੀ ਜੜ੍ਹ ਪੁੱਟ ਦਿੱਤੀ। 

'ਸੂਰਜ ਰੂਪ ਤਿੱਖੇ ਧਰਮ ਨੂੰ ਚਮਕਾ ਕੇ। 

'ਦੂਰ ਕਰ ਦਿੱਤੇ। “ਨਾਸ ਕੀਤੇ। 

'ਤੁਰਕਾਂ ਰੂਪ ਬ੍ਰਿਛਾਂ ਦੀ ਜੜ੍ਹ। 

ਧਰਤੀ ਵਿੱਚੋਂ ਖੋਖਲੀ। 

'ਤੇਜ਼ ਹਵਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 123 


ਫਿਰ ਬਰ ਧਰਿ ਕਰਿ' ਗੁਰ ਕੇ ਬੰਦੇ। 

ਲਗ ਬੰਦਾ ਤਰੁ ਤੁਰਕ ਨਿਕੰਦੇ'। 

ਪੁਨ ਸ਼ਸਤ੍ਰ ਗਹਿ ਪੰਥ ਖਾਲਸਾ। 

ਦੁਰਜਨ ਕੌ ਹੈ ਮਿਲਯੋ ਕਾਲ ਸਾ' ॥ ੭੫॥ 
ਤੁਰਕ ਤਰੁਨ ਕੇ ਤਨੇ ਕਾਟ ਕੇ। 

ਕਰੇ ਦੂਰ ਸਭਿ ਕੂਟ ਫਾਟ ਕੇ। 

ਜ਼ਾਲਮ ਜੁਲਮੀ ਬਦ ਇਨਸਾਫੀ। 

ਡੰਡੇ ਸਭੀ ਨ ਛੰਡੇ ਮਾਫੀ! ॥ ੭੬॥ 
ਤੁਰਕਨ ਕੌ ਭਲ ਭਾਂਤਿ ਬਿਦਾਰਯੋ। 

ਰਾਜ ਧਰਾ ਕਾ ਪੰਥ ਸੰਭਾਰਯੋ। 

ਬਦ ਕਰਮੀ ਬਦ ਅਘੀ ਏਣ' ਤਬਿ। 

ਭਏ ਸ਼ਿਕਾਰ ਖਾਲਸੇ ਕੇ ਸਭਿ ॥ ੭੭॥ 
ਸੁਕ੍ਰਿਤ ਲਗੇ ਕਰਨ ਨਰ ਨਾਰੀ। 

ਜਰ ਅਧਰਮ ਕੀ ਪਰਮ ਉਪਾਰੀ'। 
ਬੈਦਕ ਮਗ ਜੁ ਰਹਯੋ ਥਾ ਦਬ ਕੈ। 

ਸੋ ਪਰਚੁਰ' ਕੀਨੋ ਬਿਧਿ ਸਬਿ ਕੈ ॥੭੮॥ 
ਬਰਣ ਖਾਲਸਾ ਕ੍ਰਿਤਮ ਛੱਤ੍ਰੀ'। 


ਆਸ਼ੁਮ ਬੁਹਮ ਚਰਯ ਯਹਿ ਅਤ੍ਰੀ। 
ਛੱਤ੍ਰੀ ਜ਼ਾਹਰ ਸ਼ਸਤ੍ਰ ਧਾਰੀ। 
ਪਢੈਂ ਨਿਰਮਲੇ ਸੂਤ ਬ੍ਰਹਮ ਚਾਰੀ' ॥ ੭੯॥ 


ਗੁਰ ਦੁਆਰੀਏ ਸਿਖ ਅਚਾਰਯ'। 

ਯਾ ਬਿਧਿ ਪੰਥ ਭਯੋ ਗੁਰਿ ਆਰਯ'। 

ਔਰ ਸਿੱਖ ਸਿਦਕੀ ਜੇ ਨਾਮੀ'। 

ਭਏ ਮਨੀ ਸਿੰਘ ਲੌ ਅਭਿਰਾਮੀ' ॥੮੦॥ 
ਜਿਨਿ ਜਿਨਿ ਸੀ ਗੁਰੁ ਪੰਥ ਬ੍ਰਿਧਾਨੋ'। 
ਵਹੈ ਅਮਰ ਅਵਤਾਰ ਪੁਮਾਨੋ'। 

ਨਾਮੁ ਸਬੀ ਕੇ ਅਬਿ ਜੇ ਗਾਊਂ। 

ਬਢੈ ਗ੍ਰੰਥ ਫਿਰ ਪਾਰ ਨ ਪਾਊ ॥੮੧॥ 
ਜਹਿਂ ਜਹਿਂ ਕਥਾ ਉਨੋੱ' ਕੀ ਐਹੈਂ। 


'ਬਲ ਧਾਰ ਕੇ। 
'ਤੁਰਕਾਂ ਰੂਪ ਬ੍ਰਿੱਛਾਂ ਨੂੰ ਅੰਬਰ ਵੇਲ ਵਾਂਗ ਲੱਗ ਕੇ ਨਾਸ ਕੀਤਾ। 


'ਕਾਲ ਵਰਗਾ। 


ਮਾਫ਼ੀ (ਮੰਗਣ ਤੇ ਵੀ) ਨ ਛੱਡੇ। 


'ਪੁੱਟ ਦਿੱਤੀ। 


ਪ੍ਰਚਲਤ, ਚਾਲੂ। 

ਗੁਰਾਂ ਦਾ (ਕ੍ਰਿਤਮ) ਬਣਾਇਆ ਹੋਇਆ ਖਾਲਸੇ ਦਾ ਵਰਣ 
ਛੱਤ੍ਰੀ ਹੈ। 

(ਸ਼ਸਤ੍) ਅਸਤੁ ਧਾਰੀ ਖਾਲਸੇ ਦਾ। 


ਬੇਦ (ਸ਼ਾਸਤਰ ਆਦਿ ਗਿਆਨ ਦੇ ਪੁਸਤਕ) ਪੜ੍ਹਨ ਵਾਲੇ 
ਨਿਰਮਲੇ ਬ੍ਰਹਮਚਾਰੀ ਹਨ। 

'ਸਿੱਖ ਧਰਮ ਦਾ ਉਪਦੇਸ਼ ਕਰਨ ਵਾਲੇ। 

ਸਸ਼ਟ। 

ਅਸ਼ਹੂਰ। 

ਸੁੰਦਰ। 

'ਵਧਾਇਆ। 

'ਦੇਵਤਿਆਂ ਦੇ ਅਵਤਾਰ ਮੰਨੋ। 





124 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਮ ਕਾਮ ਤਿੰਹਿ ਜਾਨੇ ਜੈ ਹੈਂ] 

ਸੀ ਗੁਰੁ ਰੂਪ ਪੰਥ ਗੁਰੁ ਸਬਿ ਹੈ। 

ਮਮ ਬੰਦਨ ਸਬਿ ਆਗੇ ਅਬਿ ਹੈ ॥੮੨॥ 
ਹਾਥ ਜੋਰ ਕਰਿ ਮਾਥ ਝੁਕੈ ਕੈ। 

ਸੀ ਵਾਹਿਗੁਰੂ ਫ਼ਤੇ ਗਜੈ ਕੈ। 

ਦਸ ਗੁਰੁ ਹੈ ਪੂਰਨ ਅਵਤਾਰੂ। 

ਆਪ ਹਰੀ ਖੰਡਯੋ ਧਰ ਭਾਰੂ' ॥੮੩॥ 
ਤਿੰਹ ਚਰਨਨ ਨਿਤ ਬੰਦਨ ਮੇਰੀ। 

ਕਾਟ ਦਈ ਜਿਨਿ ਬੰਧਨ ਬੇਰੀ'। 

ਦੈਸਕ ਬੀਰ ਮ੍ਰਿਗੇਸ ਗੁਰੇਸੂਰ'। 


ਬਿਦਜਾ ਗੁਰੁ ਸਰੀ ਨਖੱਤ ਮ੍ਰਿਗਸੇਰ' । ੮੪ ॥ 


ਤਿਨ ਕੇ ਪਦ ਪੰਕਜ ਪਰ! ਧਰਿ ਸਿਰ। 
ਅਭਿ ਬੰਦਨ ਕਰਿ' ਰਚੋਂ ਗ੍ਰੰਥ ਫਿਰ। 
ਗਾਥ ਗੁਰੂ ਕੀ ਅਤਿ ਮੁਦ ਦਾਤੀ। 


ਮਾਤ ਬਾਲ ਸਮ ਪਾਲ ਦਿਖਾਤੀ ॥੮੫॥ 
ਆਹਿ ਭਗਤਿ ਦਸ ਬਿਧਿ ਕੀ ਥਾਤੀ'। 
ਬੁਹਮ ਗਯਾਨ ਬਿਗਯਾਨ' ਪੁਦਾਤੀ। 
ਸੁਭਿ ਮਤਿ ਕੇਰ ਹੇਰ ਸੰਗਾਤੀ'। 

ਕੁਮਤਿ ਕੁਕੂਮਨ ਕੇ ਹਿਤ ਕਾਤੀ' ॥ ੮੬॥ 
ਰਾਮ ਨਾਮ ਕੀਰਤਿ ਰਤਿ ਰਾਤੀ'। 

ਸਤਿ ਚਿਤ ਆਨੰਦਰੂਪ ਕ੍ਰਾਂਤੀ 

ਪਾਪ ਤਾਪ ਸੰਤਾਪ ਨਿਪਾਤੀ'। 

ਚਾਰ ਪਦਾਰਥ ਸ੍ਰਾਰਥ' ਦਾਤੀ ॥੮੭॥ 
ਮੋਖ ਭੋਗ ਭੰਡਾਰ ਦਿਲਾਤੀ। 

ਹਰਿ ਸਨੇਹ ਦੀਪਕ ਕੀ' ਬਾਤੀ। 
ਘਾਯਕ' ਤ੍ਰਿਸਨਾ ਦਾਯਕ ਸ਼ਾਂਤੀ। 

ਗੁਰੁ ਸਿਖੀ ਕੀ ਸਖੀ ਸੰਗਾਤੀ' ॥੮੮॥ 
ਮੋਦ' ਪ੍ਰਮੋਦ? ਪੁਮਾਨੈਦ ਮਾਤੀ”। 

ਕਾਮ ਕੋਹ' ਮਦ? ਮਤਸਰ” ਹਾਤੀ”। 


'ਧਰਤੀ ਦਾ ਭਾਰ ਦੂਰ ਕੀਤਾ। 


(ਮੋਹ ਦੇ) ਬੰਧਨ (ਤੇ ਮਮਤਾ ਦੀ) ਬੇੜੀ। 


(ਸੰਤ) ਬੀਰ ਸਿੰਘ ਜੀ ਮੇਰੇ ਉਪਦੇਸ਼ ਦਾਤਾ ਈਸ਼ਰ ਰੂਪ ਗੁਰੂ 


(ਗੁਰਮੁਖ) ਹਨ। 


(ਪੰਡਿਤ) ਤਾਰਾ ਸਿੰਘ ਜੀ (ਨਰੋਤਮ ਮੇਰੇ) ਵਿਦਿਆ-ਦਾਤ 


ਹਨ। 
'ਚਰਨ ਕੰਵਲਾਂ ਉਪਰ। 
ਦਿਲੋਂ ਨਮਸਕਾਰ ਕਰਕੇ। 


'ਦਸ ਪੁਕਾਰ ਦੀ ਭਗਤੀ ਦੀ ਥੈਲੀ ਹੈ। 
ਪ੍ਰਤੱਖ ਗਿਆਨ ਦੀ। 

'ਸਾਥਣ ਦੇਖੀਦੀ ਹੈ। 

'ਕੈਂਚੀ। 

ਪ੍ਰੀਤੀ 'ਚਰੰਗੀ ਹੋਈ। 
'ਚਮਕ ਹੈ, ਸੋਭਾ ਹੈ। 
'ਨਾਸ ਕਰਨ ਵਾਲੀ। 

ਆਪਣਾ ਮਤਲਬ। 


'ਹਰੀ ਦੇ ਪ੍ਰੇਮ ਰੂਪ ਦੀਵੇ ਦੀ। 

'ਨਾਸ ਕਰਨ ਵਾਲੀ। 

'ਸਹੇਲੀ ਤੇ ਸਾਥਣ ਹੈ। 

ਅਨੰਦ। “ਵਿਸ਼ੇਸ਼ ਅਨੰਦ। “ਮਸਤ ਹੈ। 

ਕ੍ਰੋਧ। “ਹੌਕਾਰ। “ਈਰਖਾ ਨੂੰ। "ਨਾਸ ਕਰਨ ਵਾਲੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [95 


ਦੈਵੀ ਗੁਨ' ਜਾਂ ਕੇ ਸੁਤ ਨਾਤੀ?। 

ਰਿੱਧ ਸਿੱਧ ਨਵਨਿੱਧ ਰਖਾਤੀ ॥੮੯॥ 
ਅਸੁਰ ਗੁਨਨ ਕੌ ਬਾਘਨ ਘਾਤੀ'। 

ਗੁਰ ਘਰ ਜਸ ਕੀ ਧੂਜਾ ਲਸਾਤੀ'। 

ਨੌਬਤ ਗੁਰਮਤਿ ਕੀ ਗਰਜਾਤੀ" ॥ ੯੦॥ 


ਮਤ ਪਖੰਡ ਮੇਘਨ ਕੌ ਬਯਾਰੀ'। 

ਸੰਸੇ ਸਲ ਭਨ ਸਾਪਨਿ ਕਾਰੀ'। 

ਗਰਦ ਅਸ਼ਰਧਾ ਕੌ ਘਟ ਕਾਰੀ'। 

ਕਟੁ ਕਨੋਰਤਾ ਕਾਨਹਿ ਆਰੀ' ॥੯੧॥ 
ਸ਼ੁਭ ਇੱਛਾ ਉਪਜਾਵਨ ਕਯਾਰੀ। 

ਤਾਪ ਪਾਪ ਕੌ ਹਿਮ ਸਮ ਗਾਰੀ'। 

ਕਾਲ ਜਵਾਲਹਿ ਪਾਵਸ ਭਾਰੀ'। 


ਕੁਮਤਿ ਬਿਪਤਿ ਹਿਤ ਸੰਪਤਿ ਚਾਰੀ' ॥ ੯੨॥ 


ਗੁਰ ਸਿੱਖੀ ਕ੍ਰਿਖੀ ਕੌ ਬਾਰੀ'। 

ਸਿੱਖ ਸੁਤਨ' ਪਾਲਨ ਮਹਿਤਾਰੀ”। 

ਸੰਸੇ ਬਿਹੰਗਨ ਕੌ ਕਰ ਤਾਰੀ'। 

ਦਿਢ ਅਗਯਾਨ ਗਢ ਕੋ ਬਡ ਨਾਰੀ' ॥ ੯੨॥ 


ਕੂੜੇ ਕਲਪਨ ਹੇਤ ਬੁਹਾਰੀ'। 
ਦੈਵਿ ਗੁਨਨ ਕੌ ਦਿਤੀ ਨਿਹਾਰੀ'। 


ਗੁਰੂ ਚਰਿਤ ਚਿਮਨਨ ਕੀ ਬਾਰੀ'। 

ਸੁਜਸ ਗੰਧਿ ਕੀ ਜਨ ਫੁਲਵਾਰੀ ॥ ੯੪॥ 
ਹੇਤ ਹੌਸਲੇ ਮਦ ਦੋ ਬਾਰੀ'। 

ਬੁਹਮ ਲੋਕ ਹਿਤ ਸੇੇਣੀ' ਭਾਰੀ। 

ਕਰਨ ਗਤੀ ਤ੍ਰਿਬੇਣੀ ਚਾਰੀ'। 

ਬਨੀ ਅਸਰਧਾ ਹੇਤ ਕੁਠਾਰੀ' ॥ ੯੫॥ 
ਪਰਨ ਬਿਕਾਰਨ ਸਿਸਰ ਬਿਚਾਰੀ'। 


'ਚੰਗੇ ਗੁਣ। “ਪੁੱਤਰ ਪੋਤਰੇ ਹਨ। 


'ਅਉਗਣਾਂ ਨੂੰ ਸ਼ੇਰਨੀ ਵਾਂਗ ਨਾਸ ਕਰਨ ਵਾਲੀ ਹੈ। 

'ਚਮਕਦੀ ਧੁਜਾ ਹੈ। 

#ਇਸ ਤੋਂ ਅੱਗੇ ਇਕ ਤੁਕ ਲਾਹੌਰ ਐਡੀਸ਼ਨ ਛਾਪਾ ਪੱਥਰ 'ਚ 
ਛਪਣੋ ਰਹਿ ਗਈ ਹੈ। ਇਸ ਲਈ ਇਹ ਬੰਦ ਤਿੰਨਾਂ ਤੁਕਾਂ ਦਾ 
ਹੀ ਰਹਿ ਗਿਆ ਹੈ। 

ਪਖੰਡੀ ਮਤਾਂ ਰੂਪ ਬੱਦਲਾਂ ਨੂੰ (ਉਡਾਉਣ ਲਈ) ਹਵਾ (ਵਾਂਗ) 
ਹੈ। 

'ਸੰਸਿਆਂ ਦੇ ਭਮੱਕੜਾਂ ਨੂੰ (ਖਾਣ ਲਈ) ਕਾਲੀ ਸਪਣੀ ਹੈ। 
'ਕਾਲੀ ਘਟਾ ਹੈ। 

'ਕੁੜੱਤਣ ਤੇ ਕਠੋਰਤਾ ਦੇ ਕਾਠ ਨੂੰ (ਕੱਟਣ ਲਈ) ਆਰੀ ਹੈ। 


'ਬਰਫ਼ ਵਾਂਗ ਗਾਲਣ ਵਾਲੀ ਹੈ। 

'ਕਾਲ ਦੀ ਅੱਗ ਨੂੰ (ਠੰਡਾ ਕਰਨ ਲਈ) ਭਾਰੀ ਵਰਖਾ ਦੀਰੁੱਤ 
ਹੈ। 

'ਖੋਟੀ ਮਤਿ ਦੀ ਬਿਪਤਾ ਨੂੰ (ਮੇਟਣ ਲਈ) ਸੁੰਦਰ ਸਮੱਗ੍ਹੀ ਹੈ। 

'ਖੇਤੀ ਲਈ ਪਾਣੀ ਹੈ। 

ਪੁੱਤਰਾਂ ਦੇ। ਮਤਾ (ਵਾਂਗ) ਹੈ। 

'ਜੰਸਿਆਂ ਰੂਪ ਜਾਨਵਰਾਂ ਦੇ (ਉਡਾਉਣ ਨੂੰ) ਹੱਥ ਦੀ ਤਾੜੀ ਹੈ। 
'ਅਗਿਆਨ ਦੇ ਪੱਕੇ ਕਿਲ੍ਹੇ ਨੂੰ (ਤੋੜਨ ਲਈ) ਵੱਡੀ ਨਾਲੀ 
(ਵਾਲੀ ਤੋਪ) ਹੈ। 

'ਕਲਪਣਾ ਦੇ ਕੂੜੇ ਨੂੰ (ਹੂੰਝਣ ਲਈ) ਝਾੜੂ ਹੈ। 

'ਚੰਗੇ ਗੁਣਾਂ ਨੂੰ (ਪੈਦਾ ਕਰਨ ਲਈ ਦੇਵਤਿਆਂ ਦੀ ਮਾਂ) ਦਿੱਤੀ 
ਦੇਖੀਦੀ ਹੈ। 

'ਗੁਰਾਂ ਦੇ ਕੌਤਕਾਂ ਰੂਪ ਫੁੱਲਾਂ ਦੀ ਬਗ਼ੀਚੀ ਹੈ। 


'ਦੂਜੀ ਵਾਰ ਦੀ (ਪੀਤੀ) ਸ਼ਰਾਬ (ਵਾਂਗ) ਹੈ। 

ਪਉੜੀ। 

'ਕਲਿਆਣ ਕਰਨ ਨੂੰ ਸੁੰਦਰ ਤ੍ਰਿਬੇਣੀ ਹੈ। 

'ਅਸ਼ਰਧਾ ਦੀ ਬਗ਼ੀਚੀ (ਕੱਟਣ ਨੂੰ) ਕੁਹਾੜੀ ਹੈ। 

'ਵਿਕਾਰਾਂ ਦੇ ਪੱਤੇ (ਝਾੜਨ ਨੂੰ) ਪੱਤਝੜਰੁੱਤ ਵਿਚਾਰੀ ਦੀ ਹੈ। 





126 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਮ ਕੋਹ ਮਦ ਕੌ ਜਮਧਾਰੀ'। 

ਭੀਮ ਭਵਾਂਬੁਧ ਕੌ ਤਰਿ ਤਾਰੀ'। 

ਜਨਮ ਮਰਨ ਭਵ ਕੌ ਦਵ ਨਾਰੀ' ॥ ੯੬॥ 
ਮਨ ਮਹਿਖਾਸੁਰ ਹਿਤ ਦੁਰਗਾ ਸੀ। 

ਪਾਪ ਪਤੰਗਨਿ ਦੀਪ ਸਿਖਾ ਸੀ'। 


ਆਧਿ ਬਯਾਧਿ ਹਿਤ ਅਮਯ ਜਰੀ ਸੀ। 


ਬਸੀ ਕਰਨ ਕੌ ਮੰਤੁ ਪਰੀ ਸੀ: ॥੯੭॥ 
ਸੁਭ ਇੱਛਯਾ ਕੌ ਕਾਮਧੇਨ ਸੀ। 

ਦਿਲ ਖੈਂਚਨ ਕੌ ਕ੍ਰਿਸ਼ਨ ਬੇਨ ਸੀ'। 

ਸੁਧ ਕਰਨ ਕੌ ਗੰਗਧਾਰ ਸੀ। 

ਭੁਗਤਿ ਮੁਕਤਿ ਦਾ ਜਨ ਬਨਾਰਸੀ' ॥੯੮॥ 
ਸਹਿਨ ਸੀਲਤਾ ਦੇਤਿ ਛਿਮਾ ਸੀ'। 
ਸਿੱਖਨ ਪਾਲਨ ਹੇਤ ਰਮਾ ਸੀ'। 

ਦੇਤਿ ਕਾਮਨਾ ਕਾਮਮਨੀ ਸੀ'। 

ਸਬਨਿ ਸੁਖਦ ਸੁਰਤਰੂ ਬਨੀ ਸੀ' ॥ ੯੯॥ 
ਗੁਰ ਸਿੱਖਨ ਹਿਤ ਰਤਨਾਕਰ ਸੀ'। 
ਘਨਾਨੰਦ ਪਦ ਲਵਨਾਕਰ ਸੀ'। 

ਸੀ ਗੁਰੂ ਕੇ ਯਹਿ ਚਰਿਤ ਸੁਹੇਲੇ'। 

ਕਰੀ ਕੁਕਰਮਨ ਹੇਤ ਬਘੇਲੇ' ॥ ੧੦੦ ॥ 
ਪਾਪ ਸਾਂਪ ਜੇਤਕ ਜਨ ਕੇਰੇ। 

ਤਿਨ ਕੌ ਗਰੁੜ ਚਰਿਤ ਗੁਰ ਹੇਰੇ। 

ਉਰ ਕਵਲਨ ਕੌ ਤੋਖਕ ਦਿਨਕਰ'। 


ਮਤਿ ਕਵੀਅਨ ਕੌ ਪੋਖਕ ਹਿਮਕਰ' ॥ ੧੦੧॥ 


ਸਿੱਖ ਹੰਸਨਿ ਹਿਤ ਮਾਨ ਸਰੋਵਰ। 
ਜਨ ਬਿਹੰਗਨ ਹਿਤ ਸਫਲ ਤਰੋਵਰ'। 
ਯਹ ਕਿਛ ਉਪਮਾ ਨਾਹਿ ਉਚਾਰੀ"। 


ਜਥਾ ਪਿਖੀ ਹਮ ਤਥਾ ਦਿਖਾਰੀ । ੧੦੨॥ 


'ਦੋ ਮੂੰਹੀ ਕਟਾਰ ਹੈ। 

ਭਿਆਨਕ ਸੰਸਾਰ ਸਮੁੰਦਰ ਤੋਂ ਤਾਰਨ ਲਈ ਬੇੜੀ ਹੈ। 

'ਸੰਸਾਰ (ਜੰਗਲ ਸਾੜਨ ਲਈ) ਡਉੱ ਅਗਨੀ ਹੈ। 

ਨ ਰੂਪ ਮਹਿਖਾਸੁਰ ਨੂੰ (ਮਾਰਨ ਲਈ) ਚੰਡੀ ਵਰਗੀ ਹੈ। 
ਪਾਪਾਂ ਦੇ ਭਮੱਕੜਾਂ ਨੂੰ (ਸਾੜਨ ਲਈ) ਦੀਵੇ ਦੀ ਲਾਟ ਵਰਗੀ 
ਹੈ। 

'ਆਧੀ ਬਿਆਧੀ (ਆਦਿਰੋਗਾਂ ਦੇ ਮੇਟਣ) ਲਈ ਅੰਮ੍ਰਿਤ ਬੂਟੀ 
ਵਰਗੀ ਹੈ। 

ਪਰੀਆਂ ਦੇ ਮੰਤ੍ਰ ਵਰਗੀ ਹੈ। 


'ਬੰਸਰੀ ਵਰਗੀ। 


'ਲੋਕਾਂ ਨੂੰ ਪਦਾਰਥ ਤੇ ਮੁਕਤੀ ਦੇਣ ਲਈ ਬਨਾਰਸ ਵਰਗੀ ਹੈ। 
'ਸਹਾਰਨ ਦੇ ਸੁਭਾਉ ਨੂੰ ਦੇਣ ਲਈ ਖਿਮਾ ਵਰਗੀ ਹੈ। 
'ਲੱਛਮੀ ਵਰਗੀ। 

'ਕਾਮਨਾ ਪੂਰੀਆਂ ਕਰਨ ਨੂੰ ਚਿੰਤਾਮਣੀ ਵਰਗੀ ਹੈ। 

'ਕਲਪ ਬ੍ਰਿਛਾਂ ਦੀ ਬਗ਼ੀਚੀ ਵਰਗੀ ਹੈ। 
'ਰਤਨਾਂ ਦੀ ਖਾਣ ਵਰਗੀ। 

'ਅਧਿਕ ਅਨੰਦ ਦੇਣ ਲਈ ਲੂਣ ਦੀ ਖਾਣ ਵਰਗੀ ਹੈ। 
ਸੁਖਦਾਈ ਕੌਤਕ। 

'ਖੋਟੇ ਕਰਮਾਂ ਦੇ ਹਾਥੀਆਂ ਨੂੰ (ਮਾਰਨ ਲਈ) ਸ਼ੇਰ ਹਨ। 


'ਹਿਰਦੇ ਕਵਲਾਂ ਦੇ ਖਿੜਾਉਣ ਨੂੰ ਸੂਰਜ ਹਨ। 
'ਬੁਧੀਆਂ ਰੂਪ ਕਮੀਆਂ ਨੂੰ ਖਿੜਾਉਣ ਲਈ ਚੰਦਰਮਾ ਹਨ। 


'ਦਾਸਾਂ ਰੂਪ ਪੰਛੀਆਂ ਲਈ ਫਲਦਾਰ ਦਰੱਖ਼ਤ ਹਨ। 

“ਕਵਿ ਜੀ ਰਚਿਤ ਉਪ੍ਰੋਕਤ ਸਿੰਘਾਵਿਲੋਕ ਚੌਪਈਆਂ ਕਥਾ ਦੀ 
ਮਹਿਮਾ ਦੇ ਅਦਭੁੱਤ ਛੰਦ ਹਨ। ਜੋ ਕਵੀ ਜੀ ਦੀ ਵਿਦਵਤਾ, 
ਵਾਕਫ਼ੀਅਤ, ਕਥਾ ਬਾਰੇ ਅਨੁਭਵ ਅਤੇ ਉਨ੍ਹਾਂ ਦੀ ਕਾਵਿ 
ਨਿਪੁਨਤਾ ਦਾ ਅਦੁੱਤੀ ਨਮੂਨਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਗਾਥਾ ਕੇ ਜਸ ਕੀ ਗਾਥਾ। 
ਕਹਿ ਨ ਸਕਤਿ ਸਬਿ ਬਿਧਿ ਅਹਿਨਾਥਾ'। 
ਬਾਨੀ ਕਹਿ ਕਹਿ ਥਕਤਿ ਸਾਰਦਾ'। 


ਚਕਿਤ' ਛਕਿਤ? ਰਹਿ ਬਿਧੀ _ਨਾਰਦਾ? 
॥੧੦੩॥ 

ਜਿਨ ਕੇ ਜਸ ਕਹਤੇ ਸੁਰ' ਥਾਕੈਂ। 

ਅਸ ਕਵਿ ਕੌਨ ਜੁ ਸਬ ਕਹਿ ਸਾਕੈ। 
ਬਿਧਿ' ਸਮ ਬੁਧਿ ਹੋਵੈ ਪੁਨ ਜਾਂਕੀ। 

ਧੜ ਪਰ ਬਦਨ ਕੋਟ ਹੂ ਬਾਂਕੀ' ॥੧੦੪॥ 
ਇਕ ਇਕ ਮੁਖ ਮੈਂ ਪੁਨਾ ਪਛਾਨੋ। 

ਕੋਟਿ ਕੋਟਿ' ਹੂੰ ਜਿਹਵਾ ਮਾਨੋ। 

ਇਕ ਇਕ ਜਿਹਵਾ ਪਰ ਬਿਸਾਰਦਾ'। 
ਕੋਟਿ ਕੋਟਿ ਹੈ ਸਿਥਤਿ ਸਾਰਦਾ' ॥ ੧੦੫॥ 
ਕੋਟਿ ਕਲਪ ਲੌ' ਆਲਸ ਤਜ ਕੈ। 


ਨਿਸਦਿਨ ਗੁਰ ਜਸ ਗਾਵੈ ਗਜ ਕੈ। 
ਤਦਪਿ ਅੰਤ ਨਹੀ ਵਹਿ ਪਾਵੈ। 

ਗੁਰੁ ਘਰ ਕਾ ਜਸ ਪਰੈਰਹਾਵੈ' ॥ ੧੦੬॥ 
ਫਿਰ ਹਮ ਕਵਿ ਕੋਵਿਦ' ਨ ਕਹਾਵਤ। 
ਚਾਲ ਕਵਿਨ ਕੀ ਲਵਨ ਨਾ ਆਵਤਾ। 


ਤੁੱਛ ਬੁਧਿ ਆਲਸ ਕੇ ਭਰੇ। 

ਦਿਢ ਹੰਗਤਾ ਮਮਤਾ ਮੈ ਜਰੇ' ॥੧੦੭॥ 
ਉਕਤਿ' ਜੁਗਤਿ? ਨਹਿ ਫੁਰਤ ਵਖਤ ਪਰ। 
ਕਾਬਿ ਕੋਸ਼' ਨਹਿ ਪਢੇ ਸੁਨੇ ਤਰ”। 


ਸਬਥਿ ਬਿਧਿ ਨਿਰਨੇ ਕਰਿ ਨਿਰਖਾਹੀ'। 
ਕਿਸੀ ਭਾਂਤਿ ਹੋਂ ਲਾਇਕ ਨਾਹੀ ॥੧੦੮॥ 


127 


'ਸ਼ੇਸ਼ਨਾਗ। 

'ਸਰੁਸਤੀ ਵੀ !ਬਾਨੀ) ਕਵਿਤਾ (ਦੁਆਰਾ) ਕਹਿ ਕਹਿ ਕੇ ਥੱਕ 
ਜਾਂਦੀ ਹੈ। 

'ਚੱਕਤ। “ਹੈਰਾਨ। “ਨਾਰਦ ਦੀ ਦੱਸੀ ਹੋਈ ਕੀਰਤਨ ਭਗਤੀ 
ਦੀ ਬਿਧੀ। 


ਦੇਵਤੇ। 


'ਬ੍ਹਮਾ। 
ਇਕ ਧੜ ਤੇ ਕਰੋੜਾਂ ਸੁੰਦਰ ਮੁਖ ਹੋਣ। 


ਕੋੜ ਕ੍ੋੜ। 

ਬਹੁਤ ਉੱਤਮ। 

'ਸਰੁਸਤੀਆਂ ਬੈਠੀਆਂ ਹੋਣ। 

'ਕੋੜਾਂ ਕਲਪਾਂ ਤੱਕ। (ਕਲਪ- ਪੁਰਾਣਾਂ ਅਨੁਸਾਰ ਬੁਹਮਾ ਦਾ 
ਇਕ ਦਿਨ, ਜੋ ਸਾਡੇ ੪ ਅਰਬ ੩੨ ਕ੍ਰੋੜ ਸਾਲ ਦਾ ਹੁੰਦਾ ਹੈ। 
(ਅ) ਮੱਕੇ ਦੀ ਗੋਸ਼ਟ ਅਨੁਸਾਰ ਕਲਪ ਬ੍ਰਿੱਛ ਦਾ ਇਕ ਪੱਤਾ 
ਝੜਨ ਤੋਂ ਕਲਪ ਤੇ ਸਾਰੇ ਪੱਤੇ ਝੜਨ ਤੋਂ ਮਹਾਂ ਕਲਪ 
ਅਰਥਾਤ ਪੁਲੋ ਹੁੰਦੀ ਹੈ)। 


'ਭਾਵ ਬੇਅੰਤ ਹੈ। 

'ਵਿਦਵਾਨ ਕਵੀ। 

'ਕਵੀਆਂ ਦਾ ਕਵਿਤਾ ਕਰਨ ਦਾ ਢੰਗ ਥੋੜ੍ਹੇ ਮਾੜ੍ਹ ਵੀ ਨਹੀਂ 
ਆਉਂਦਾ। 


ਸੜੇ ਹੋਏ। (ਅ) ਜੜੇ ਹਾਂ। 

'ਕਥਨ। “ਦਲੀਲ। 

'ਕਵਿਤਾ ਦੇ ਕੋਸ਼, ਸਮ ਅਰਥ ਕੋਸ਼ (ਅ) ਕਵਿਤਾ ਅਤੇ ਹੋਏ 
ਕੋਸ਼ (ਸ਼ਬਦ ਭੰਡਾਰ)। “ਬਹੁਤੇ। 

'ਦੇਖ ਲਿਆ ਹੈ। 





128 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰ ਦਿਲ ਮੈਂ ਯਹਿ ਸ਼ੌਕ ਰਹਾਵਤਿ। 
ਰਹੌਂ ਰੈਨ ਦਿਨ ਗੁਰੁ ਜਸ ਗਾਵਤਿ। 
ਨਿਪਟ' ਢੀਠਤਾ ਹੈ ਯਹਿ ਮੇਰੀ। 


ਜਯੋਂ ਪਿੰਗੁਲ' ਚਹਿ ਸਭਿ ਧਰ ਹੇਰੀ ॥ ੧੦੯॥ 


ਚੀਟੀ' ਸਿੰਧੂ” ਪਾਰ ਚਹਿ ਜਾਯਾ। 

ਚਹਿਤਿ ਮਸ਼ਕ' ਜਿਮ ਮੇਰੁ” ਉਠਾਯਾ। 
ਫਿਰ ਭਰੋਸ ਮੁਝ ਕੌ ਇਕ ਆਵੈ। 

ਲਾਜ ਬਿਰਦ' ਕੀ ਗੁਰੂ ਰਖਾਵੈ ॥ ੧੧੦॥ 
ਤਾਂ ਤੇ ਨਿਜ ਜਨ ਸਰਨ ਪਰੇ ਕੀ। 

ਲਾਜ ਰਾਖ ਹੈਂ ਪਰਨ' ਕਰੇ ਕੀ। 

ਯਾਹੀ ਤੇ ਪੁਨ ਪੁਨ ਕਰ ਜੋਰੀ'। 
ਕਰਿਹੌਂ ਅਰਜ਼ ਨਿਹੋਰ ਨਿਹੋਰੀ' ॥ ੧੧੧॥ 
ਹੇ ਸਤਿਗੁਰ ! ਕਰੁਨਾ ਨਿਧਿ' ਸਮਰਥ”। 
ਤਾਰਨ ਤਰਨ' ਬਿਥਾਰਨ ਸੂਤਿ ਪਥ”। 


“ਨਦੀ ਬਗੇਂਦੀ' ਥਲ? ਤੁਮ ਕਰਤੇ। 


ਜਲ ਅਸਗਾਹ' ਥਲੋਂ ਮੈਂ ਭਰਤੇ ॥ ੧੧੨॥ 
ਕੀੜਾ ਥਾਪਿ ਦੇਤਿ ਪਤਿਸ਼ਾਹੀ। 
ਪਤਿਸ਼ਾਹਿਨ ਕੌ ਕਰਿਹੌ ਘਾਹੀ। 

ਲਸ਼ਕਰ ਲਾਖਹੁੰ ਖਾਕ ਮਿਲਾਵਤਿ। 


ਮਸ਼ਕਨ ਤੈ' ਤੁਮ ਸੈਲ? ਤੁੜਾਵਤਿ ॥ ੧੧੩॥ 


ਮਮ ਉਰ ਨਭ ਤੇ ਮੇਘ ਮਲਿਨਤਾ'। 
ਦੈਹੁ ਦੂਰ ਕਰਿ ਕ੍ਰਿਪਾ ਪਵਨਤਾ'। 
ਤੁੱਛ ਬੁਧਿ ਹਮਰੀ ਸਮ ਸਵਰੀ'। 


'ਕੇਵਲ, ਸਰਾਸਰ, ਬਿਲਕੁਲ। 
'ਪਿੰਗਲਾ, ਲੂਲ੍ਹਾ। 

'ਕੀੜਾ। “ਸਮੁੰਦਰ। 

ਮੱਛਰ। ਸੁਮੇਰ ਪਰਬਤ। 


ਸਿੱਖ, ਮੁਰੀਦ (ਅ) ਧਾਰਮਿਕ ਚਿੰਨ੍ਹ ਭਾਵ ਬਾਣੇ ਦੀ। 


ਪ੍ਰਤੱਗਿਆ। 

ਹੱਥ ਜੋੜ ਕੇ। 

'ਬਹੁਤ ਨਿੰਮੂਤਾ ਨਾਲ। 

'ਕਿਰਪਾ ਦੇ ਸਮੁੰਦਰ। “ਸਰਬ ਸ਼ਕਤੀਮਾਨ। 

'ਤਾਰਨ ਲਈ (ਤਰਨ) ਜਹਾਜ਼ ਰੂਪ। “ਵੇਦ (ਗਿਆਨ) ਮਾਰਗ 
ਫੈਲਾਉਣ ਵਾਲੇ। 

'ਵਗਦੀ ਨਦੀ (ਦੀ ਥਾਂ)। “ਚੇਤ ਦੇ ਟਿੱਬੇ। “ਇਹ ਤੁਕਾਂ, ਜਿਨ੍ਹਾਂ 
ਗੁਰਬਾਣੀ ਦੀਆਂ ਤੁਕਾਂ ਦਾ ਅਨੁਵਾਦ ਹੈ, ਉਹ ਤੁਕਾਂ ਇਹ 
ਹਨ - ਨਦੀਆਂ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ 
ਕੀੜਾ ਥਾਪਿ ਦੇਇ ਪਤਿਸਾਹੀ ਲਸਕਰ ਕਰੇ ਸੁਆਹ ॥ (ਵਾਰ 
ਮਾਝ, ਪੰ: ੧੪੪) 

ਡੂੰਘਾ ਪਾਣੀ। 


ਮੱਛਰਾਂ ਤੋਂ। “ਪਹਾੜ। 

'ਮੇਰੇ ਹਿਰਦੇ ਦੇ ਅਕਾਸ਼ ਤੋ' ਮਲੀਨਤਾ ਦੇ ਬੱਦਲਾਂ ਨੂੰ। 
(ਕਿਰਪਾ ਰੂਪ ਹਵਾ ਨਾਲ। 

'ਭੀਲਣੀ ਵਾਂਗ। (ਸਵਰ ਗੋਤ ਦੀ ਹੋਣ ਕਰ ਕੇ ਨਾਮ ਸਵਰੀ ਹੋ 
ਗਿਆ। ਪੰਪਾ ਸਰ ਦੇ ਕਿਨਾਰੇ ਸੇਵਾ ਕਰਦੀ ਨੂੰ ਨੀਚ ਜ਼ਾਤ ਦੀ 
ਸਮਝ ਕੇ ਰਿਖੀਆਂ ਨੇ ਮਾਰਿਆ, ਭਗਤਣੀ ਹੋਣ ਕਰਕੇਰਾਮ 
ਚੰਦਰ ਜੀ ਨੇ ਦਰਸ਼ਨ ਦੇ ਕੇ ਨਿਹਾਲ ਕੀਤਾ। ਪ੍ਰੇਮ ਵਿੱਚ ਇਸ 
ਦੇ ਜੂਠੇ ਬੇਰ ਖਾਣ ਦਾ ਜ਼ਿਕਰ ਵੀ ਕਈ ਕਵੀ ਕਰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੇ ਗੁਰਰਾਮ ! ਦੈਹੁ ਕਰਿ ਗਵਰੀ' ॥ ੧੧੪ ॥ 


ਭਗਤਿ ਭਾਵ ਯੂਤ' ਕਰਿ ਦਿਹੁ ਮੀਠਾ। 

ਕਹਰ ਜ਼ਹਰ ਮਯ' ਮਮ ਮਨ ਰੀਠਾ। 

ਚਲ ਦਲ ਜਿਮ ਮਨ ਮੁਝ ਮੰਦਨ ਕਾ'। 

ਸਦ ਗੁਨਿ ਚਿਨ੍ਹ' ਕਰਿ ਦਿਹੁ ਚੰਦਨ ਕਾ 
॥੧੧੫॥ 

ਮਮ ਮਤਿ ਦੁਪਦਾ ਗਹੀ ਦੁਸਾਸਨ'। 


ਯੁਕਤੀ ਚੀਰ ਬਢਾਵਹੁ ਰਾਸਨ'। 

ਮਮ ਉਰ ਊਖਰ ਮੈਂ! ਪਗ ਧਾਰੀ। 
ਚਿਸ਼ਮਾਂ ਬਾਰ ਕਰੋਂ ਗੁਨਿ ਜਾਰੀ' ॥ ੧੧੬॥ 
ਰਿਖਿ ਤਿਯ ਸਿਲਾ ਬੁੱਧਿ ਜਢ ਮੇਰੀ'। 


ਕਰੋਂ ਬਿਸੁੱਧ ਹਰੋ ਭਵ ਬੇਰੀ' ॥ ੧੧੭॥ 


<< 


ਦੋਹਰਾ : 
ਬਲੀ ਕੰਧਾਰੀ ਕਲੀ ਕੇ, 
ਪਾਪ ਪਹਾਰ ਹੰਕਾਰ'। 


੮੮ .੩$ <-2.>੨ 


ਪੰਜੋ ਦੈ ਭੰਜੋ ਗਰਬ', 

ਦੈਹੁ ਸਰਬ ਸੁਖ ਸਾਰ' ॥੧੧੮॥ 
ਅਹੰਕਾਰ ਕੌਡੇ ਗਹਯੋ, 

ਮਨ ਮਰਦਾਨਾ ਦਾਸਾ। 

ਤੇਲ ਤਮਾ, ਤ੍ਰਿਸਨਾ ਅਗਿਨਿ, 
ਕਰੋ ਸ਼ਾਂਤਿ ਗੁਰੁ ਖਾਸ' ॥ ੧੧੯॥ 
ਮਨ ਗਜ ਗ੍ਰਾਹਿ ਗੁਰੂਰ ਤੇ', 
ਚਿਤਵਨਿ ਚੱਕਰ ਸਾਥ'। 

ਲਿਹੁ ਉਬਾਰ ਸੁਖ ਸਾਰ ਦਿਹੁ, 
ਨਾਥ ਪੰਥ ਜਦੁ ਨਾਥ' ॥੧੨੮੦॥ 


129 


ਇਸੇ ਦੇ ਚਰਨ ਪਾਉਣ ਨਾਲ ਪੰਪਾ ਸਰ ਦੇ ਕਿਰਮ ਨਾਸ਼ ਹੋਏ 
ਸਨ।] 
'ਹੇ ਗੁਰੂ ਰੂਪਰਾਮ ਜੀ ਇਸ ਨੂੰ ਭਾਰੀ (ਗੁਣਾਂ ਵਾਲੀ) ਕਰ 
ਦਿਉ 


| 
ਘ੍ਰੇਮ ਭਗਤੀ (ਦੀ ਮਿਠਾਸ) ਸਹਿਤ। 
ਦੁਖਦਾਈ ਜ਼ਹਿਰ ਰੂਪ। 
ਮੇਰੇ ਭੈੜੇ ਦਾ ਮਨ ਪਿੱਪਲ ਦੇ ਹਿਲਦੇ ਪੱਤੇ ਵਾਂਗ ਹੈ। 
ਚੰਗੇ ਗੁਣਾਂ ਦਾ ਨਿਸ਼ਾਨ ਲਗਾ ਕੇ। 


'ਮੇਰੀ ਬੁੱਧੀ ਰੂਪ ਦ੍ਰੋਪਤੀ ਖੋਟੇ ਸੰਸਿਆਂ ਦੇ ਦੁਸਾਸਨਾਂ ਨੇ ਪਕੜ 
ਲਈ ਹੈ। 

'ਦਲੀਲਾਂ ਦੇ ਬਹੁਤੇ ਬਸਤੁ ਵਧਾ ਦਿਉ। 

'ਮੇਰੇ ਹਿਰਦੇ ਰੂਪ ਕੱਲਰ ਦੇ ਖੇਤ ਵਿੱਚ। 

'ਗ਼ੁਣਾਂ ਦੇ ਪਾਣੀ ਦਾ ਸੋਮਾ ਜਾਰੀ ਕਰ ਦਿਉ। 

ਮੇਰੀ ਜੜ ਬੁੱਧੀ ਗੋਤਮ ਰਿਖੀ ਦੀ ਇਸਤ੍ਰੀ (ਅਹੱਲਿਆ ਵਾਂਗ) 
ਪੱਥਰ (ਬਣੀ ਹੋਈ ਹੈ)। 

'ਇਸ ਨੂੰ ਚੇਤੰਨ ਕਰ ਦਿਉ ਤੇ ਜੰਮਣ ਮਰਨ ਦੀ ਬੇੜੀ ਕੱਟ 
ਦਿਉ। 


'ਕਲਜੁਗ ਰੂਪ ਵਲੀ ਕੰਧਾਰੀ ਦੇ ਪਾਪ ਤੇ ਹੰਕਾਰ ਰੂਪ ਪਹਾੜ 
ਨੂੰ। 

'ਪੂੰਨ ਰੂਪ ਪੰਜਾ ਦੇ ਕੇ ਹੰਕਾਰ ਨੂੰ ਭੰਨੋ। 

'ਸ੍ਰੇਸ਼ਟ। 

(ਮੈਂ) ਦਾਸ ਦਾ। 

'ਆਪ (ਆ ਕੇ)। 

ਨ ਰੂਪ ਹਾਥੀ ਨੂੰ ਹੰਕਾਰ ਰੂਪ ਤੰਦੂਏ ਤੋਂ। 


(ਕ੍ਰਿਪਾ) ਦ੍ਰਿਸ਼ਟੀ ਰੂਪ (ਸੁਦਰਸ਼ਨ) ਚੱਕ ਨਾਲ। 


'ਹੇ ਸੂਰੀ ਗੁਰੂ ਗੋਬਿੰਦ ਸਿੰਘ ਰੂਪ ਵਿਸ਼ਨੂੰ ਜੀ! (ਜਦੁ 
ਨਾਥ=ਕ੍ਰਿਸ਼ਨ ਭਾਵ ਵਿਸ਼ਨੂੰ)। 





130 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਅਜ਼ਾਦ ਗੁਰੁ ਆਦਿ। 

ਹਰਨਕਸਪ' ਹੰਕਾਰ ਤੇ, 

ਰਾਖਹੁ ਸਮ ਪ੍ਰਹਿਲਾਦ ॥ ੧੨੧॥ 

ਮੇਰੇ ਪੈਂਡੇ' ਪਰਰਹੇ, 

ਪੈਂਡੇ' ਪਾਪ ਅਪਾਰ। 

ਪੈਂਡੇ ਜਿਮ' ਤਿਨ ਕੌ ਹਰੋ, ਪੈਂਦੇ ਖਾਂ (ਪਠਾਣ) ਵਾਂਗ। 
ਹਰਿ ਗੋਬਿੰਦ ਗੁਰੁ ਭਾਰ ॥ ੧੨੨॥ 

ਅੰਧ ਕੁਪ ਤਮ ਮੈ' ਪਰਯੋ, 'ਅਗਿਆਨ ਦੇ ਅੰਨ੍ਹੇ ਖੂਹ ਵਿੱਚ। 
ਮਹਾ ਪਤਿਤ ਬਿਕਰਾਲਾ। 'ਭਿਆਨਕ। 
ਅਪਨੀ ਲਾਜ ਪਛਾਨ ਕੈ, 

ਕਾਢ ਲੇਹੁ ਪੁਭੁ ਦਸਾਲ ॥ ੧੨੩ ॥ 

ਬਾਵਰ' ਅਧਮ? ਉਧਾਰਿਆ, 

ਗਾਵਰ' ਔਰ ਅਪਾਰ। 


<੨੪ 


ਮੇਰੀ ਬਾਰ' ਅਬਾਰ£ ਕ੍ਯੋਂ, 


ਮੈ ਹੂੰ ਅਧਮ ਸਲਾਰ' ॥੧੨੪॥ 

ਮੋ ਮੈਂ ਗੁਨ ਏਕੋ ਨਹੀ, 

ਸਭਿ ਬਿਧਿ ਭਰਜਯੋ ਗੁਨਾਹ। 

ਅਪਨਾ ਬਿਰਦ ਪਛਾਨਿ ਕੈ, 

ਮੇਰੀ ਕਰੋ ਪਨਾਹ ॥ ੧੨੫॥ 'ਰਖਿਆ। 

ਚੋਰ ਚੱਤੁਭੁਜ' ਕੀ ਕਥਾ, 'ਰਾਜੇ ਦੀ ਕੰਨਿਆਂ ਨਾਲ ਸ਼ਾਦੀ ਕਰਾਉਣ ਦੇ ਲਾਲਚ ਵਿੱਚ 


ਬਣਾਉਟੀ) ਚਾਰ ਬਾਹਾਂ (ਬਣਾ ਕੇ ਵਿਸ਼ਨੂੰ ਬਣਨ ਵਾਲਾ) ਚੋਰ। 
ਲਖੋ ਗੁੀਬ ਨਿਵਾਜ। 
ਜਦਯਪਿ ਪੂਤ ਕਪੂਤ ਹੈਂ, 
ਬਹੁਤ ਪਿਤਾ ਤੁਹਿ ਲਾਜ ॥ ੧੨੬॥ 
ਸਭਿ ਬਿਧਿ ਸਾਜ ਸੀਗਾਰੀਆ, 
ਕੰਜ ਸਿ ਨਾਹੜੀਆਂਹਾ। ((ਜਗਿਆਸੂਆਂ ਦੀਆਂ ਬੁਧੀਆਂ ਰੂਪ) ਪਿਆਰ ਮੱਤੀਆਂ 


(ਕੰਜ): ਨੌਜਵਾਨ ਕੁੜੀਆਂ। 
ਜੇ ਸਹ ਕੰਠ ਨਾ ਲਗੀਆ, 


ਜਲਨਿ' ਸਿ ਬਾਹੜੀਆਹ”" ॥ ੧੨੭॥ '(ਕਲਪਣਾ ਦੀ ਅੱਗ ਵਿੱਚ) ਸੜਦੀਆਂ ਹਨ। “(ਬ੍ਰਿਤੀਆਂ 
ਰੂਪ) ਬਾਹਾਂ। “ਇਹ ਦੋਨੋ ਹੀ ਸਤਰਾਂ ਗੁਰਬਾਣੀ ਦੀਆਂ ਤੁਕਾਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 131 


ਹਨ, ਜਿਨ੍ਹਾਂ ਦਾ ਸ਼ੁੱਧ ਪਾਠ ਐਉਂ ਹੈ- "ਜੋ ਸਹ ਕੰਠਿ ਨ 
ਲਗੀਆ ਜਲਨੁ ਸਿ ਬਾਹੜੀਆਹਾ।" (ਪੰਨਾ ੫੫੮) 

ਅੰਗਨਿ ਰੰਗਨਿ ਰੰਗੀਆ', (ਜਿਨ੍ਹਾਂ ਨੇ) ਅੰਗਾਂ ਨੂੰ ਰੰਗਾਂ ਨਾਲ ਰੰਗਿਆ ਹੋਇਆ ਹੈ। 

ਗਰਬ ਗਹੇਲੜੀਆਹਾ। 'ਹੰਕਾਰ ਵਿੱਚ ਮਸਤ ਹਨ। 

ਜੇ ਸਹਿ ਨਹਿ ਮਨ ਭਾਈਆ, 

ਜਰਨਿ ਨਵੇਲੜੀਆਹ' ॥ ੧੨੮॥ 'ਨਵੇਂ ਜੋਬਨ ਵਾਲੀਆਂ। 

ਸਭਿ ਬਿਧਿ ਮੈ ਅਬਿ ਤੇਰੀਆ, 

ਅੰਗੁਨ ਨਾਹਿ ਚਿਤਾਰ। 

“ਜੇ ਤੁ ਖਸਮ ਅਸਾਡੜਾ, ਗੁਰਬਾਣੀ ਦੀਆਂ ਤੁਕਾਂ ਹਨ: 'ਜੇ ਤੂ ਮਿਤ ਅਸਾਡੜਾ, ਹਿਕ 

ਰੇ ਭੋਰੀ ਨ ਵੇਛੋੜਿ।" (ਪੰਨਾ ੧੦੯੪) 

ਭੋਰੀ' ਮਨ ਨ ਬਿਸਾਰ ॥ ੧੨੯॥ ਥੋੜ੍ਹਾ ਜਿਹਾ ਚਿਰ ਵੀ। 

ਤੋ ਸੋਂ ਦੀਨ ਦਯਾਲ ਨਹਿ, 

ਮੋ ਸੋਂ ਸਾਧੁ ਗ੍ੀਬ। 

ਰਾਵਰ ਦਾਸਨ ਚਰਣ ਗਹਿ, 

ਭਏ ਨਸੀਬ ਨਜੀਬ!' ॥ ੧੩੮॥ 

ਸੀ ਸਤਿਗੁਰੁ ਗੁਰੁ ਗ੍ਰੰਥ ਪੁਨ, 

ਪੰਥ ਖਾਲਸਾ ਸਾਰ। 

ਪਦ ਪੰਕਜ ਪਰ ਸਬਨ ਕੇ, 

ਕਰਿ ਬਹੁ ਬਾਰ ਜੁਹਾਰ' ॥ ੧੩੧॥ 

ਕਥਾ ਜਥਾ ਅਵਤਾਰ ਗੁਰੁ, 


ਧਾਰਨ ਕੀ ਸਬਿ ਗਾਇ। 
ਉਤੁਰਥੋਂ! ਥਿਰ ਭਯੋ? ਅਬਿ, (ਖਿਆਲ ਰੂਪ) ਰਥ ਤੋ' ਉਤਰ ਕੇ। “ਟਿਕ ਕੇ ਬੈਠ ਗਿਆ ਹੈ 


ਭਾਵ ਸਮਾਪਤ ਹੋ ਗਿਆ ਹੈ। 
ਆਹਿ ਚੁਤ੍ਥੋ ਧਯਾਇ ॥ ੧੩੨॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਤੇ ਪਰਜਾ ਅਚਰਣ, ਗੁਰੁ ਅਵਤਾਰ 
ਧਰਣ, ਪ੍ਰਸੰਗ ਬਰਨਨੰ ਨਾਮ ਚਤੁਥੰ ਬਿਸ੍ਰਾਮ ॥੪॥ 





[੬4 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫. (ਸ੍ਰੀ ਗੁਰੂ ਜੀ ਦੀ ਬਾਲ-ਲੀਲ੍ਹਾ, ਸੱਪ ਨੇ ਛਾਂ ਕਰਨੀ, ਖੇਤ ਹਰਾ ਕੀਤਾ, ਪਾਂਧੇ ਨੂੰ ਉਪਦੇਸ਼, ਵੈਦ ਦਾ ਉਧਾਰ, 
ਖਰਾ ਸੌਦਾ, ਮੋਦੀਖ਼ਾਨਾ, ਸ਼ਾਦੀ, ਸੱਚਖੰਡ, ਜੰਗਲ 'ਚ ਮੰਗਲ, ਮਸੀਤ 'ਚ ਨਿਮਾਜ਼ ਪੜ੍ਹਨ ਗਏ) 

“ਕਵਿ ਜੀ ਨੇ ਮੂਲ ਪਾਠ ਵਿੱਚ ਬਿਸ੍ਹਾਮ ਤੋਂ ਪਹਿਲਾਂ ਕਿਸੇ ਥਾਂ ਵੀ ਬਿਸ੍ਾਮ ਦਾ ਨੰਬਰ ਅੰਕਾਂ ਵਿੱਚ ਨਹੀਂ ਦਿੱਤਾ ਤੇ ਨਾ ਹੀ ਬਿਸ੍ਹਾਮ 

ਦੇ ਨੰਬਰ ਦੀ ਕੋਈ ਮੋਟੀ ਸੂਚਨਾ ਅੱਖਰਾਂ ਵਿੱਚ ਹੀ ਲਿਖੀ ਹੈ। ਉਨ੍ਹਾਂ ਨੇ ਪ੍ਰਾਚੀਨ ਕਵੀਆਂ ਵਾਂਗ ਹਰ ਬਿਸ੍ਰਾਮ ਦੇ ਅੰਤ ਵਿੱਚ ਇਤਿ 
ਪੰਚਮੋ ਥਿਸਰਾਮ ਆਦਿ ਲਿਖਿਆ ਹੈ। ਅਸੀਂ ਜੋ ਹੁਣ ਤੱਕ ਪਾਠਕਾਂ ਦੇ ਸੌਖ ਲਈ ਹਰ ਬਿਸ੍ਰਾਮ ਦੇ ਮੁੱਢ ਵਿੱਚ 

ਪਹਿਲਾ 

ਸਫੇ ਦੇ ਉਪਰ ਲੀਕ ਤੋਂ ਬਾਹਰ ਲਿਖਿਆ ਬਿਸ੍ਰਾਮ ਦਾ ਨੰਬਰ ਬਿਸਰਾਮ ਲੱਭਣ ਵਿੱਚ ਸਹਾਈ ਹੋਵੇਗਾ ਅਤੇ ਹਰ ਬਿਸਾਮ ਦੇ ਆਦਿ 

ਵਿੱਚ ਉਸ ਬਿਸਾਮ ਵਿੱਚ ਆਉਣ ਵਾਲੇ ਪੁਸੰਗ ਤੇ ਬਿਸਰਾਮ ਦਾ ਨੰਬਰ ਬਰੀਕ ਅੱਖਰਾਂ ਵਿੱਚ ਦੇਂਦੇ ਜਾਵਾਂਗੇ। 

ਦੋਹਰਾ: 

ਅਮਰ ਅਮਰ ਗੁਰ ਅਮਰ ਕੇ, 

ਪਦ ਅਰਬਿੰਦ ਮਨਾਇ। (ਅਮਰ) ਦੇਵਤਿਆਂ ਨੂੰ ਵੀ (ਅਮਰ) ਮੁਕਤ ਕਰਨ ਵਾਲੇ ਸ੍ਰੀ 

ਗੁਰੂ ਅਮਰ ਦਾਸ ਜੀ ਦੇ ਚਰਨ ਕੰਵਲਾਂ ਨੂੰ ਮਨਾ ਕੇ। (ਅ) 
ਦੇਵਤਿਆਂ ਤੇ ਵੀ (ਅਮਰ) ਹੁਕਮ ਕਰਨ ਵਾਲੇ। 
ਬਾਲ ਚਰਿਤ' ਗੁਰ ਆਦਿ ਕੇ, 'ਬਾਲ ਸਮੇਂ ਦੇ ਕੌਤਕ। 
ਹੋਂ ਮੱਧ ਇਸ ਧਜਾਇ ॥੧॥ 

ਛਪੈ: 

ਦੋਸ਼ ਬਿਦਾਰ' ਸ਼ਿੰਗਾਰ ਕਾਬਿ, 

ਫਲ ਚਾਰ ਦਿਵੱਯਾ। 

ਮੋਦ ਮਨ ਚਿੰਦ ਬਢੱਯਾ”। 'ਮਨ ਇੱਛਤ ਅਨੰਦ ਵਧਾਉਣ ਵਾਲੇ। 

ਇੰਦੁ ਦਨਿੰਦ ਮਨਿੰਦਾ, 'ਚੰਦ ਤੇ ਸੂਰਜ ਵਾਂਗ। 

ਜਗਤਿ ਪੁਕਾਸ਼ ਕਰਨ ਵਰ'। 'ਕਰਨ ਵਾਲੇ ਹਨ। 

ਕੰਦ ਅਨੰਦ' ਮੁਕੰਦ, 'ਅਨੰਦ ਦੇ ਬੱਦਲ। “ਮੁਕਤੀ ਦਾਤੇ। 

ਬ੍ਰਿੰਦ ਅਘ ਬਿਘਨ ਦਰਨ ਕਰਿ'। 'ਨਾਸ ਕਰਨ ਵਾਲੇ ਹਨ। 

ਜੋ ਸੁਨੈ ਪੇਮ ਧਰਿ ਨਾਰਿ ਨਰ, 

ਆਦਿ ਗੁਰੂ ਕੇ ਚਰਿਤ ਯਹਿ। 

ਆਤਮ ਗਿਆਨ ਹਰਿ ਭਗਤਿ ਯੁਤ, 

ਸਭਿ ਸੁਖ ਸੰਪਤਿ' ਪਾਇ ਵਹਿ ॥੨॥ 

ਸੀ ਨਾਨਕ ਅਵਤਾਰ ਧਾਰਿ, 

ਜੋ ਚਰਿਤ ਕਰੇ ਬਹੁ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 133 


ਜੇ ਅਬ ਸਭਿ ਵਹਿ ਲਿਖੋਂ, 
ਗ੍ਰੰਥ ਬਢੈ ਨ ਪਾਰ ਲਹੁਂ। 
ਦਿਗ' ਦਰਸ਼ਨ ਹੀ ਮਾਤ, ਸੂਖਮ ਦਰਸ਼ਨ ਮਾਤ ਹੀ ਭਾਵ ਸੰਖੇਪ ਰੂਪ ਵਿੱਚ। (ਅਰਬੀ- 


ਦਿਕ, ਦਿਗ- ਸੂਖਮ।] 
ਤਾਂਹਿ ਤੇ ਇਹਾਂ ਲਿਖੈਹੋਂ। 
ਜੋ ਸਭਿ ਪੇਖਯੋ ਚਹੈ, 
ਭਾਨ ਪ੍ਰਕਾਸ਼' ਪਿਖੈਹੌਂ। ਸੂਰਜ ਪ੍ਰਕਾਸ਼ ਭਾਵ ਸ੍ਰੀ ਗੁਰ ਪੁਤਾਪ ਸੂਰਜ। 
ਅਬ ਤਨਕ ਤਨਕ ਕਹਿਹੌਂ ਭਲੇ, 
ਸੁਨੋ ਸੋਤਾ ਸੁਮਤਿ ਵਰਾ। 'ਚੰਗੀ ਮਤਿ ਵਾਲੇ। 
ਇਸ ਇਤੀਹਾਸ ਮਹਿ ਜਿਤਕ ਵਹਿ, 
ਚਹੀਅਤ ਹੈ ਸੋ ਦੈਹੁਂ ਧਰਿ ॥੨॥ 
ਤਲਵੰਡੀ ਪੁਰ ਮੱਧ ਖੱਤਰੀ 
ਜਾਤਿ ਬਸਤਿ ਤਰਾਂ। 
ਬੇਦੀ ਗੋਤ ਬਖਯਾਤ', 
ਨਾਮ ਕਾਲੂ ਸਸਿ ਵਡ ਨਰ। 
ਰਾਇ ਬੁਲਾਰ ਇਕ ਨਾਮ, 


ਪ੍ਰਗਟੇ ਨਾਨਕ ਰੂਪ ਹਰਿ ॥ ੪ ॥ 
ਰਾਮ ਦਯਾਲ ਦਿਜ!' ਗਨਕ”, 
ਜਨਮ ਪੜ੍ਹੀ ਗੁਰੁ ਕੇਰੀ। 

ਲਿਖਿ ਕਾਲੂ ਸਸਿ ਪਾਸ, 
ਲਯਾਇ ਕਰਿ ਯਾ ਬਿਧਿ ਟੇਰੀ'। 
ਸੁਤ' ਤੁਮਰੋ ਯਹਿ ਭਯੋ, 

ਬਲੀ ਕੋਊ ਅਵਤਾਰੀ। 





134 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਲਕ ਮਾਨੈਗੀ ਸਾਰੀ। 
ਪੁਨ ਢੁਰੈ ਚਵਰ ਸਿਰਿ ਛਤ੍ਹ ਵਰ, 
ਕਰੈ ਦਿਗ ਵਿਜੈ ਧਰਮ ਧਰਾ। ਧਰਤੀ (ਦੀਆਂ ਸਾਰੀਆਂ) ਦਿਸ਼ਾਂ ਵਿੱਚ ਧਰਮ ਦੀ ਜਿੱਤ 


ਕਰੇਗਾ। 
ਇਸ ਪੀਛੇ ਹਿੰਦੂ ਤੁਰਕ ਬਹੁ, 
ਭਵ ਸਾਗਰ ਕੋ ਜਾਹਿ ਤਰ ॥੫॥ 
ਇਸ ਕੇ ਜਨਮ ਸਥਾਨ, 
ਪਰੇ ਗੁਹਿ ਐਸੇ ਨੀਕੇ। 
ਜੇ ਲੱਖਨ ਮੈਂ ਕਹੇ, 
ਬਰਤਿ ਹੈਂ ਸਭਿ ਹੀ ਠੀਕੇ। 
ਸੁਨਿ ਕਰਿ ਕਾਲੂ ਚੰਦ, 
ਦਯੋ ਧਨ ਬਹੁ ਦਿਜ ਤਾਈਂ। 
ਉਤਸ਼ਵ ਕਰਯੋ ਅਪਾਰ, 
ਨਗਰ ਮੈਂ ਵਜੀ ਵਧਾਈ। 
ਫਿਰ ਦਿਜਵਰ ਸੁਤਿ ਸੋਧ ਕਰਿ', ਵੇਦਾਂ ਨੂੰ ਵਿਚਾਰ ਕੇ। 
ਧਰਯੋ ਨਾਮ ਨਾਨਕ ਵਰੰ। 


ਨਹਿ ਦੁੱਖ ਜਾਹਿ ਮੈ ਅਨਿਕਤਾ, 

ਸੋ ਕਹੀਅਤ ਨਾਨਕ ਨਰੰ' ॥੬॥ 'ਜਿਸ ਵਿੱਚ ਦੁੱਖ ਤੇ ਅਨੇਕਤਾ ਨਹੀਂ ਹੈ ਤਿਸ ਪੁਰਸ਼ ਨੂੰ ਨਾਨਕ 
ਕਹੀਦਾ ਹੈ। (ਨਾ-ਅਨ- ਅੱਕ=ਨਾ- ਪੁਰਸ਼। ਅਨ- ਨਹੀਂ 
ਅੱਕ- ਦੁਖ=ਜਿਸ ਪੁਰਸ਼ ਵਿੱਚ ਦੁੱਖ ਨਹੀਂ ਹੈ ਭਾਵ ਸੁਖ 
ਸਰੂਪ। (ਅ) ਨਾ“ਅਨਿਕ ਜਿਸ ਵਿੱਚ ਅਨੇਕਤਾ ਨਹੀਂ ਹੈ 
ਭਾਵ ਅਦੁੱਤੀ ਬ੍ਰਹਮ 'ਅਨਿਕਰਹਿਤ ਪ੍ਰਮਾਤਮ ਜੋਈ। ਨਾਨਕ 
ਨਾਮ ਕਹਾਵੈ ਸੋਈ'।) 


ਫੈਲ ਗਈ। 
'ਬੱਦਲ। “ਪਾਣੀ। 
'ਆਸਰੇ। 


ਅੰਦ-ਕਰਮੀ। “ਛਲੀਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 135 


ਭੀਤੀ ਰਹੀ ਨ ਚੀਤਿ ਕਿਸਿ। ਅਤੇ ਸੱਤ ਈਤਾਂ ਦੇ (ਭੀਤਿ) ਭੈ ਦਾ (ਭੀਤੀ) ਡਰ ਕਿਸੇ ਦੇ ਵੀ 
ਚਿੱਤ ਵਿੱਚ ਨ ਰਿਹਾ। (ਸੱਤ ਈਤਾਂ- ਖੇਤੀ ਨਾਸ਼ਕ ਸੱਤ 
ਵਿਘਨ- ੧. ਬਹੁਤ ਮੀਂਹ। ੨. ਮੀਂਹ ਨ ਪੈਣਾ। ੩. ਚੂਹਿਆਂ 
ਦਾ ਵੱਧ ਜਾਣਾ। ੪. ਟਿੱਡੀ ਦਲ (ਆਹਣ)। ੫. ਗੜੇ। ੬. 
ਦੁਸ਼ਮਣ ਦੀ ਫੌਜ ਦਾ ਲੋਘਣਾ। ੭. ਤੇਲਾ, ਕੁੰਗੀ ਆਦਿਰੋਗ।) 

ਨਰ ਧਰਮ ਕ੍ਰਿਤ ਕਰਿ ਖਾਹਿਂ ਸਭਿ, 

ਕਰੈਂ ਭਗਤਿ ਹਰਿ ਦਯੋਸ ਨਿਸਿ' ॥ ੭॥ 'ਦਿਨਰਾਤ। 

ਯਹਿ ਪੁਤਾਪ ਤਬ ਭਯੋ, 

ਗੁਰੂ ਕਾ ਪ੍ਰਥਮ ਦੇਸ ਪਰ। 

ਰਵਿ' ਪ੍ਰਗਟੇ ਤੈ ਨਸਤਿ, 'ਸੂਰਜ। 

ਜੈਸ ਤਮ' ਦੁਖਦ? ਤਮੀਚਰਾ। ਅਨ੍ਹੇਰਾ। “ਦੁਖਦਾਈ। “ਰਾਤ ਨੂੰ ਵਿਚਰਨ ਵਾਲੇ, ਉੱਲੂ, ਚੋਰ 
ਆਦਿ। 

ਸਿਸ ਲੀਲਾ' ਗੁਰੂ ਅਨਿਕ, 'ਬਾਲ ਚੋਜ। 

ਭਾਂਤਿ ਕੀ ਦਿਨ ਦਿਨ' ਕਰਹੀਂ। 'ਹਰਰੋਜ਼। 

ਮਾਤ ਤਾਤ' ਪਿਖ ਪੁਰ ਜਨ? 'ਪਿਤਾ। “ਸ਼ਹਿਰ ਦੇ ਲੋਕ। 

ਸਭਿ ਹੀ ਮਨਿ ਮੁਦ' ਧਰਹੀਂ। ਅਨੰਦ 

ਨਰ ਨਾਰਿ ਪਿਖੈਂ ਇੱਕ ਬਾਰ ਜੋ, 

ਪੁਨ ਪੁਨ ਲਲਚਾਵੈਂ ਪਿਖਨ ਹਿਤ। 

ਸੁਠ ਮਦਨ ਕੋਟਿ ਰਵਿ ਬਾਲ ਸਮ', ਕ੍ਰੋੜਾਂ ਸੁੰਦਰ ਕਮਦਵਾਂ ਅਤੇ ਚੜ੍ਹਦੇ ਸੂਰਜਾਂ ਵਾਂਗ। 

ਤੇਜ ਦਿਪੈ' ਤਨ ਪੈ ਅਮਿੱਤ ॥੮॥ 'ਚਮਕਦਾ ਹੈ। 

ਕਰੈਂ ਚੇਸ਼ਟਾ! ਐਸ. 'ਹਰਕਤ, ਕ੍ਰਿਆ। 

ਜੈਸ ਨਰ ਧਰਮ ਧੁਰੰਧਰਾ। ਧਰਮ ਦਾ ਭਾਰ ਚੁੱਕਣ ਵਾਲਾ ਭਾਵ ਧਰਮ ਦਾ ਰਾਖਾ। 

ਜੋ ਕੁਛ ਘਰ ਤੇ ਮਿਲੈ, 

ਦੈਂਹ ਦੀਨਨਿ ਕੇ ਕਰ ਧਰਿ। (ਗ਼ਰੀਬਾਂ ਦੇ ਹੱਥ ਤੇਰੱਖ ਦੇਂਦੇ ਹਨ। 

ਜਿਨ ਲਰਕਨ ਸੌਂ ਖੇਲ, 

ਕਰੈਂ ਮਿਲ ਕਰਿ ਨਿਤ ਨੀਕੈ। 

ਤਿਨ ਕੋ ਯਾ ਬਿਧਿ ਖੇਲ, 

ਵੀਚ ਉਪਦੇਸ਼ੈਂ ਠੀਕੈ। 

ਆਸਨ ਲਗਾਇ ਲੋਚਨ ਮਿਲਾਇ', 

ਧਯਾਨ ਧਰਾਇੰ ਪੁਨ ਈਸ਼ ਕੋ। 

ਨਿਜ ਕਰਿ ਮਨ ਇਸਥਿਤ ਬੂਹਮ ਮੈ, 





136 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੈਸਹਿਂ ਜੈਸ ਜੁਗੀਸ਼ ਕੋ ॥੯॥ 

ਬਯਾਸ' ਕਪਲ? ਸੁਕ” ਬਾਮਦੇਵ”', 'ਵੇਦਾਂਤ ਸ਼ਾਸਤਰ ਦਾ ਕਰਤਾ। “ਸ਼ਾਂਖ ਸ਼ਾਸਤ੍ਰ ਦਾ ਕਰਤਾ। 
'ਸੁਕਦੇਵ-ਬਿਆਸ ਦਾ ਪੁੱਤਰ। "ਇਕ ਵੈਦਕ ਰਿਖੀ। 

ਰੱ ਹ 'ਸੰਨਿਆਸੀਆਂ ਦਾ ਗੁਰੂ। “ਰਾਮ ਚੰਦਰ। 

ਦਾਉਦ', ਮੁਸਾ”, ਨੁਹ”, ਮੁਹੰਮਦ”, ਮੁਸਲਮਾਨਾਂ ਦਾ ਇਕ ਪੈਗ਼ੰਬਰ। “ਤੌਰੇਤ ਦੇ ਪਰਗਟ ਕਰਨ 

ਦੀ ਵਾਲਾ ਯਹੂਦੀਆਂ ਦਾ ਧੈਗ਼ੰਬਰ। “ਇਕ ਪੈਗ਼ੰਬਰ ਦਾ ਨਾਮ, 

ਇਸੇ ਨੂੰ ਹਿੰਦੂ ਮਤ ਅਨੁਸਾਰ 'ਮਨੂੰ' ਭੀ ਕਹਿੰਦੇ ਹਨ। 
ਇਸਲਾਮ ਧਰਮ ਦਾ ਬਾਨੀ, ਕੁਰਾਨ ਨੂੰ ਪ੍ਰਗਟ ਕਰਨ ਵਾਲਾ 
ਮੁਸਲਮਾਨਾਂ ਦਾ ਧੈਗ਼ੰਬਰ। 

ਈਸਾ' ਸਮ ਮਤਿ”। 'ਈਸਾਈ ਮਤ ਨੂੰ ਤੇ ਅੰਜੀਲ ਨੂੰ ਪ੍ਰਗਟ ਕਰਨ ਵਾਲਾ 
ਈਸਾਈਆਂ ਦਾ ਪੈਗ਼ੰਬਰ। “ਵਰਗੀ ਅਕਲ ਹੈ। 

ਰਹੈਂ ਗਰੀਬ ਬਿਰੱਕਤ', 'ਤਿਆਗੀ। 

ਮਸਤਿ ਸੋ ਮਸਤ' ਰੈਨਿ ਦਿਨੁ। (ਨਾਮ ਦੀ) ਮਸਤੀ ਨਾਲ (ਬਹੁਤੇ) ਮਸਤ। 

ਦੁਖੀ ਦਾਰਦੀ ਦੇਖ, 

ਤਾਂਹਿ ਦੁਖ ਹਰਹੈਂ ਤਤਛਿਨ। 

ਪੁਨ ਏਕ ਸਮੇਂ ਸਮ ਕ੍ਰਿਸ਼ਨ ਕੇ, 

ਗੋਧਨ' ਚਾਰਨ ਕੌ ਗਏ। 

ਤਹਿ ਸੁਨੋ ਚਰਿਤ ਜੋ ਕਰਿਯੋ ਗੁਰੁ, 

ਜੰਗਲ ਮੈਂ ਮੰਗਲ ਛਏ' ॥ ੧੦॥ 

ਹੁਤੇ ਜਿਤਕ ਗੋਪਾਲ ਬਾਲ', 

ਤਬਿ ਸਭਿ ਉਪਦੇਸੇ। 

ਥਿਰੇ ਸਮਾਧੀ ਲਾਇ, 

ਭਜਨ ਮੈਂ ਜੁਰੇ ਬਿਸੇਸੇ”। 

ਹੁਤੀ ਭੈਸ ਅਰ ਗਊ, 

ਜਿਤਕ ਤਹਿੰ ਸਭਿ ਤਿਨਹੀ ਕੀ। 

ਕ੍ਰਿਖੀ' ਵੀਚ ਪ੍ਰਵਿਸ਼ੀ, 

ਜਾਇ' ਇਕ ਠੌਰ ਨਜੀਕੀ?। 

ਵਹਿ ਖੇਤ ਕਨਕ ਕਾ ਹੁਤੋ ਤਰੁ', 

ਮਧੂ ਮਾਸ' ਮੈਂ ਫਬਯੋ ਭਲ। 

ਸਭਿ ਕੀਨੋ ਖਾਇ ਉਜਾਰ ਜੌ, 

ਤਬਿ ਤਹਿ ਅਯੋ ਕ੍ਰਿਸਾਨ ਚਲ ॥੧੧॥ 

ਪਿਖ ਕਰਿ ਧਰਿ ਉਰ ਰੋਸ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਖੀ ਹੋ ਜਾਟ ਅਪਾਰੇ। 
ਗੋਧਨ ਸਭੀ ਸਕੇਲ', 

ਲੈ ਗਯੋ ਰਾਜ ਦ੍ਰਾਰੇ। 
ਹਾਕਮ ਰਾਇ ਬੁਲਾਰ, 

ਪਾਸ ਵਹਿ ਜਾਇ ਪੁਕਾਰਯੋ। 

ਸੁਨਿ ਹਾਕਮ ਕੇ ਜਾਇ 
ਆਦਮੀ ਖੇਤ ਨਿਹਾਰਯੋ। 

ਤਬਿ ਧਰਿ ਸਮਾਧਿ ਗੋਪਾਲ ਜਹਿੰ, 
ਬੈਸੇ ਥੇ ਗੁਰ ਸਹਤਿ ਸਭਿ। 

ਵਹਿ ਪਕਰਿ ਸਿਪਾਹੀ ਸਭਿਨ ਕੌ, 
ਲਯਾਯੋ ਹਾਕਮ ਪਾਸ ਜਬਿ ॥੧੨॥ 
ਰਾਇ ਬੁਲਾਰ ਸਕੋਪ', 'ਗੁੱਸੇ ਨਾਲ 
ਬਾਲਕਨਿ ਤਈਂ' ਉਚਾਰਾ'। 'ਉਜਾੜੇ ਦਾ (ਹਰਜਾਨਾ)। 
ਦੈਹੋਂ ਤੁਮ ਕੋ ਸਜ਼ਾ, 

ਔਰ ਭਰ ਲੈਹੁੰ ਉਜਾਰਾ। 

ਯਹਿ ਸੁਨਿ ਨਾਨਕ ਦੇਵ, 

ਭੂਪ ਪ੍ਰਤਿ ਸਾਫ ਉਚਾਰ੍ਯੋ। 
ਉਪਾਲੌਭ' ਕਯੋਂ ਦੇਤ? 

ਨਾਹਿ ਹਮ ਖੇਤ ਉਜਾਰਜੋ। 

ਵਹਿ ਪਿਖੋਂ ਜਾਇ ਕੈ ਅਥਿ ਸਹੀ', 
ਨਹੀ ਏਕ ਤ੍ਰਿਣ' ਨਸਯੋ ਕਿਤਿ। 
ਯਹਿ ਸੁਨ ਕਰਿ ਰਾਇ ਬੁਲਾਰ ਫਿਰ, 
ਪਠੇ ਲੋਗ ਬਹੁ ਪਿਖਨ ਹਿਤ ॥ ੧੨॥ 
ਜਾਇ ਪਿਖਜੋ ਜਬਿ ਖੇਤ, 

ਬਹੁਤ ਲੋਗਨਿ ਮਿਲਿ ਠੀਕੈ। 

ਹਰੋ ਭਰੋਂ ਸੁਠ ਖਰੋ”, 
ਅਧਿਕ ਔਰਨ ਤੇ ਨੀਕੈ। 

ਪਿਖ ਕਰਿ ਅਚਰਜ ਮਾਨਿ, 

ਰਾਇ ਢਿਗ ਆਇ ਸੁਨਾਯੋ। 

ਯਹਿ ਪਰਚਾ' ਗੁਰੁ ਆਦਿ ਕੇਰ, 


137 





138 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਗ ਅਤਿ ਬਿਦਤਾਯੋ'। 

ਫਿਰ ਕਿਤਿਕ ਕਾਲ ਬੀਤਯੋ ਜਬੈ, 
ਗੁਰ ਏਕ ਦਿਵਸੁ ਤਿਸ ਬਨ ਵਿਖੇ। 
ਕਿਤ ਜਾਇ ਸੁਤੰਤ ਇਕੰਤ ਭਲ', 
ਧਰਿ ਸਮਾਧਿ ਪੌਢੇ' ਪਿਖੇ ॥੧੪॥ 


'ਜਿਵੇਂ ਸ਼ੇਸ਼ ਨਾਗ ਵਿਸ਼ਨੂੰ ਉਪਰ (ਛਾਂ ਕਰੀ) ਰੱਖਦਾ ਹੈ। 


'ਰੋਗ-ਨਾਸ਼ਕ ਸਤਿਗੁਰੂ। 
ਸਾਵਧਾਨ ਹੂ ਥਿਰੇ ਤਹਿਂ ॥੧੫॥ 
ਧਾਇ ਜਾਇ ਲਪਟਾਇ, 
ਰਾਇ ਗੁਰੁ ਚਰਨ ਰਹਯੋ ਗਹਿ। 
ਭਲੀ ਭਾਂਤਿ ਦਿਢ ਨਈ ਬਾਤ, 
ਕੋ ਬਲੀ ਭਯੋ ਯਹਿ। 
ਆਇ ਧਾਮ' ਗੁਰੂ ਪਿਤ ਬੁਲਾਇ, 'ਘਰ। 
ਸਬਿ ਬਾਤ ਸੁਨਾਈ। 
ਮਹਤਾ' ਤੂੰ ਭੌ? ਧੰਨ੍ਯ, 'ਹੇ ਕਾਲੂ ਜੀ ! ਹੋ ਗਿਆ ਹੈਂ। 
ਜਾਂਹਿ ਸੁਤ ਬਲੀ ਮਹਾਂਈ। 
ਪੁਰ, ਦੇਸ ਔਰ ਮੈਂ ਧੰਨਯ ਭੋਂ, 
ਅਬਿ ਤੂੰ ਮੁਝ ਕੌ ਤਿਹ ਦਾਸ ਲਖਾ। 
ਨਹਿ ਕਰੀਏ ਕਬਹੀ ਰੰਜ' ਤਿਹ; 
ਧਨ ਚਹੀਏ ਜਿਤੋਂ ਲੇਜਾਇ ਰਖ ॥ ੧੬॥ 
ਜੈਸ ਸਿੰਧੁ' ਤੈ ਪੁਗਟ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 139 


ਹੋਤਿ ਹੈਂ ਜਲ" ਤਰੰਗ' ਬਹੁ। 'ਲਹਿਰਾਂ। “ਇਸ ਤੁਕ ਦੀਆਂ ਕੇਵਲ ੨੦ ਮਾਤ੍ਰਾਂ ਹੀ ਹਨ ਜਦ 
ਕਿ ੨੪ ਚਾਹੀਦੀਆਂ ਸਨ। ਜਾਪਦਾ ਹੈ ਕਿ ਇਥੇ ਪਾਠ 'ਹੈੱ 
ਜਲ' ਮੂਲ ਵਿੱਚ ਛਪਣੋ ਰਹਿ ਗਿਆ ਹੈ ਅਸਾਂ ਇਹ ਪਾਠ 
ਆਪਣੇ ਕੋਲੋਂ ਵਧਾਇਆ ਹੈ ਜਿਸ ਨਾਲ ੨੪ ਮਾਤ੍ਹਾਂ ਪੂਰੀਆਂ ਹੋ 
ਗਈਆਂ ਹਨ। 

ਜੇਤਿਕਾ ਜੋਵਤਿ” ਜੋਇ? 'ਜਿਤਨੀਆਂ। “ਦੇਖਦਾ ਹੈ। “ਜਿਹੜਾ। 

ਕਹਤਿ ਹੈ ਤਿਤਿਕ" ਸੋਇ ਵਹੁ'। 'ਉਤਨੀਆਂ ਕੁ ਉਹ ਕਹਿ ਦੇਂਦਾ ਹੈ। “ਇਸ ਤੁਕ ਵਿੱਚ 
'ਤਿਤਿਕ' ਪਾਠ ਮੂਲ ਵਿੱਚ ਛਪਣੋ ਰਹਿ ਗਿਆ ਸੀ। ਮਾਤ੍ਰਾਂ 
ਹੈ। 

ਤਯੋਂ ਸਤਿਗੁਰੁ ਕੀ ਕਰਾਮਾਤ 

ਜਿਨ ਜਿਤਿਕ ਨਿਹਾਰੀ। 

ਕੀਨੀ ਪਰਗਟ ਤਿਤੀ, 

ਰਹੀ ਪੁਨ ਗੋਪ ਅਪਾਰੀ'। ਬਹੁਤੀਆਂ (ਕਰਾਮਾਤਾਂ) ਗੁਪਤ ਰਹੀਆਂ। 

ਦਿਨੁ ਰੈਨਿ ਸਮਸਤ ਅਲਮਸਤ ਰਹਿ”, ਸਾਰਾ ਦਿਨ ਤੇ ਸਾਰੀਰਾਤ ਬਹੁਤ ਮਸਤ ਰਹਿੰਦੇ ਹਨ। 

ਗੁਰੁ ਹਸਤਿ ਕਬੀਰੋਦਨ' ਕਰੈਂ। 'ਰੋਣਾ। 

ਹਰ ਵਕਤ ਰੰਗੇ ਰਹਿ ਰੰਗ ਹਰਿ, 

ਪ੍ਰਵਾਹਿ ਨ ਕਾਹੂੰ ਕੀ ਧਰੈਂ ॥੧੭॥ 

ਦੋਹਰਾ: 

ਪੁਨ ਇਕ ਦਿਨੁ ਪਿਤ ਨੇ ਪਠੇ, 

ਪਢਿਨ ਹੇਤ ਚਟਸਾਲਾ। 

ਪਾਂਧੇ ਜਬ ਗੁਰੁ ਕੋ ਕਹਜੋ, 

ਪਢੋ ਬੈਠਿ ਤੁਮ ਬਾਲ ॥ ੧੮॥ 

ਚੌਪਈ: 

ਯੌ ਸੁਨਿ ਗੁਰਿ ਤਬਿ ਬਚਨ ਉਚਾਰੇ। 

ਵੋਹੁ ਬਿੱਦਸਾ ਹਮ ਪਢੀ ਉਦਾਰੇ। 

ਜਾਹਿ ਪਢੇ ਕੁਛ ਔਰਹਿ ਪੜ੍ਹਨਾ। 

ਬਾਕੀ ਰਹਯੋ ਨ ਜਗ ਮੈ ਕੜਨਾ' ॥ ੧੯॥ 

ਤਾਂਹਿ ਪੁਤਾਪ ਲਾਭ ਵਹਿ ਪਾਯੋ। 

ਜਿਹ ਆਗੇ ਸਬਿ ਲਾਭ ਬਿਲਾਯੋ'। 

ਜਿਹ ਬਲਿ ਪਿਖੀ ਵਸਤੁ ਹਮ ਸੋਈ। 

ਜਿਹ ਪਿਖ ਪਿਖ ਨੋ ਰਹਾ ਨ ਕੋਈ ॥੨੦॥ 





140 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਂਹਿ ਅਗਾਰੀ ਔਰਹਿਂ ਬਿੱਦਯਾ। 
ਬੇਦ ਸੰਤ ਕਹਿ ਸਬੀ ਅਬਿੱਦਯਾ'। 
ਔਰ ਇਲਮ ਸਬਿ ਹੀ ਤਿਸ ਮੈ ਹੈਂ। 


ਜਯੋਂ ਗਜ ਪਗ ਮਧ' ਪਗ ਸਬਿ ਐਹੈਂ ॥੨੧॥ 


ਯਹਿ ਸੁਨਿ ਪਾਧੇ ਅਚਰਜ ਮਾਨਾ। 
ਕਹਯੋ ਕਰੋ ਕੁਛ ਮੁਝੈ ਸੁਨਾਨਾ। 
ਜੇਤਕ ਬਿਦਜਯਾ ਪਾਂਧਯੋਂ ਕੇਰੀ। 


ਪ੍ਰਿਥਮ ਗੁਰੂ ਸਬਿ ਬਹੁ ਬਿਧਿ ਟੇਰੀ' ॥ ੨੨ ॥ 


ਜ਼ਾਹਰ! ਗੈਬ2 ਇਲਮ ਪੁਨ ਜੇਤੇ। 
ਹੈਂ ਜਗਿ, ਪੁਨਾ ਸੁਨਾਏ ਤੇਤੇ। 

ਦਾਨੀ ਭੁਗਤਿ ਮੁਕਤਿ ਨਿਜ ਬਾਨੀ। 
ਗੁਰੂ ਸੁਨਾਈ ਪੁਨ ਗੁਨਖਾਨੀ ॥ ੨੩ ॥ 
ਥਿਤੀ" ਪੱਟੀ" ਨਾਮ ਬਖਾਨਤਿ। 


ਗੁਰੂ ਗੁੰਥ ਮੈਂ ਹੈਂ ਸਿੱਖ ਜਾਨਤਿ। 

ਸੁਨਿ ਪਾਂਧੇ ਤਿਹ ਸਿੱਖਨਿ ਅਪਾਰਾ'। 
ਗੁਰੁ ਕੋ ਲਖਯੋ ਰੂਪ ਕਰਤਾਰਾ ॥ ੨੪ ॥ 
ਲੈ ਉਪਦੇਸ਼ ਕਲੇਸ਼ ਨਿਵਾਰੇ। 

ਭਯੋ ਬਿਰੱਕਤ ਸੁ ਜਗਤਿ ਕਿਨਾਰੇ'। 
ਸਹਿਜ ਸੁਭਾਇ ਕਥੈਂ ਗੁਰੁ ਐਸੇ। 
ਭਗਤੀ ਗਯਾਨ ਲਹੈਂ ਸਬਿ ਜੈਸੇ ॥ ੨੫॥ 
ਹਿੰਦੂ ਹਰਿ ਅਵਤਾਰ ਪ੍ਰਮਾਨੈਂ”। 
ਮੁੱਸਲਮਾਨ ਵਲੀ' ਅਨੁਮਾਨੈਂ?। 


ਇਕ ਦਿਨ ਫਿਰ ਗੁਰੁ ਬਿਪਨ' ਮਝਾਰੇ। 
ਇਕ ਬਨ ਛਾਯਾ ਤਰੇ ਸਕਾਰੇ' ॥ ੨੬॥ 
ਪੌਢੇ ਜਾਇ ਮੌਜ ਮਨਿ ਆਈ। 

ਜਾਮ' ਤੀਨ ਦਿਨ ਬਿਤਯੋ ਤਹਾਂਈ। 


'ਅਨਪੜ੍ਹਤਾ, ਮੂਰਖਤਾ, ਅਗਿਆਨਤਾ। 


'ਜਿਵੇਂ ਹਾਥੀ ਦੇ ਪੈਰ ਵਿੱਚ। 


#ਇਹ ਬਾਣੀ 'ਬਿਲਾਵਲ ਮਹਲਾ ੧ ਥਿਤੀ ਘਰ ੧੦ ਜਤਿ' ਦੇ 
ਸਿਰਲੇਖ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੩੮ ਤੋਂ ਸ਼ੁਰੂ 
ਹੁੰਦੀ ਹੈ। “ਇਹ ਬਾਣੀ 'ਰਾਗ ਆਸਾ ਮਹਲਾ ੧ ਪਟੀ ਲਿਖੀ' 
ਦੇ ਸਿਰਲੇਖ ਨਾਲ ਸ੍ਰੀ ਗੁਰੂ ਗੁੰਥ ਸਾਹਿਬ ਦੇ ਪੰਨਾ ੪੩੨ ਤੋਂ 
ਸ਼ੁਰੂ ਹੁੰਦੀ ਹੈ।` 


ਬਹੁਤੀਆਂ ਸਿਖਿਆਵਾਂ ਨੂੰ। 


ਮੰਨਦੇ ਹਨ। 

'ਅੱਲਾਹ ਦਾ ਪਿਆਰਾ। (ਅ) ਕਰਾਮਾਤੀ। “ਅਨਮਾਨ ਲਾਉਂਦੇ 
ਹਨ। 

'ਜੰਗਲ। 

'ਵਣ (ਦੇ ਦਰੱਖ਼ਤ) ਦੀ ਛਾਂ ਹੇਠ ਸਵੇਰੇ। 


'ਪਹਿਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 141 


ਛਾਯਾ ਥਿਰੀਰਹੀ ਇਕ ਥਾਏ। 


ਰਾਇ ਆਇ ਪਿਖਿ ਗੋ ਬਿਸਮਾਏ' ॥੨੭॥ 


ਅਜ਼ਮਤ ਅਧਿਕ ਪੇਖ ਸਿਜਦਾ! ਕਰਿ। 
ਹੋਇ ਮੋਦ ਪ੍ਰਮੋਦ' ਗਯੋ ਘਰਿ। 

ਜਬ ਯਹਿ ਬਾਤ ਅਨਤ' ਸੁਨ ਪਾਈ। 
ਪੇਖਨ ਹੇਤ ਅਏ ਜਨ ਧਾਈ ॥੨੮॥ 
ਪੇਖ ਬਿਸੇਖ' ਰਹੇ ਬਿਸਮਾਈ”। 


ਭਾਂਤਿ ਇਸੀ ਤਬਿ ਬਾਤ ਹਜਾਰੈਂ”। 
ਕਰਾਮਾਤ ਪੁਰਿ ਲੋਗ ਨਿਹਾਰੈਂ ॥੨੯॥ 
ਰੁਜੀ' ਅਨਿਕ ਨਿਤ ਗੁਰੁ ਢਿਗ ਆਹੀ”। 
ਲੈ ਪਗ ਖਾਕ' ਪਾਕ” ਹੂ ਜਾਹੀਂ ॥। ੩੦॥ 
ਦੋਹਰਾ: 

ਇਕ ਦਿਨ ਜ਼ੇਵਰ' ਪਹਿਨ ਕੁਛ, 

ਲੈ ਲੋਟਾ ਕਰ ਮਾਹਿ'। 

ਗਏ ਸੁਚੇਤੇ' ਠਗ ਮਿਲੇ, 

ਲਯੋ ਉਤਾਰ ਤਿਨਾਹਿ ॥੨੧॥ 

ਅੰਧ ਭਏ ਸੂਝੈ ਨਹੀ', 

ਪਰੇ ਪਗੀ' ਪੁਨ ਆਇ। 

ਕਹਸੋ ਗੁਰੂ ਲੇ ਜਾਹੁ ਅਬਿ, 

ਫੇਰ ਗਏ ਵਹਿ ਧਾਇ ॥ ੩੨॥ 

ਕਬੀ ਕਬੀ ਜੰਗਲ ਵਿਖੇ, 
ਜਾਹਿਂ ਨ ਆਵਹਿ ਫੇਰ। 

ਦੂਸਰ ਤੀਸਰ ਦਿਵਸੁ ਪੁਨ, 

ਲੋਗ ਲਿਆਵਹਿਂ ਹੇਰ ॥੩੨॥ 

ਆਤਮ ਸੁਖ ਮੈਂ ਮਗਨਿ ਗੁਰੁ; 

ਪਰੇ ਰਹੈਂ ਘਰਿ ਮਾਂਹਿ। 

ਖਾਨ ਪਾਨ ਕੁਛ ਨਾ ਚਹੈਂ; 

ਬੋਲੈਂ ਕਿਸਿ ਸੋਂ ਨਾਹਿ ॥੩੪॥ 

ਰੋਗ ਭਯੋ ਕੁਛ ਲਖ' ਪਿਤਾ: 


(ਹੈਰਾਨ ਹੋ ਗਿਆ। 
(ਨਮਸਕਾਰ। 
'ਬਹੁਤ ਅਨੰਦ ਲੈ ਕੇ। 
ਹੋਰ (ਲੋਕਾਂ) ਨੇ। 


'ਬਹੁਤੇ। “ਏਥੇ ਵੀ ੨੯ ਨੰ: ਅੰਕ ਦੀ ਪਹਿਲੀ ਜਾਂ ਦੂਜੀ ਤੁਕ 
ਮੂਲ 'ਚ ਛਪਣੋ ਰਹਿ ਗਈ ਹੈ। ਇਸ ਲਈ ਇਹ ਅੰਕ ਤਿੰਨਾਂ 
ਹੀ ਤੁਕਾਂ ਦਾ ਰਹਿ ਗਿਆ ਹੈ। 
ਗੱਲਾਂ ਰਾਹੀਂ ਹਜ਼ਾਰਾਂ ( ਵਾਰ)। 


'ਰੋਗੀ। “ਆਉਂਦੇ ਹਨ। 
'ਚਰਨ ਧੂੜ। “ਪਵਿੱਤ੍ਰ। 


'ਗ਼ਹਿਣੇ। 


'ਟੱਟੀ। 





142 


ਲਯਾਯੋ ਬੈਦ ਬੁਲਾਇ। 
ਨਾੜੀ' ਪੇਖਨ ਲਗੋ ਜਬਿ; 
ਤਬਿ ਗੁਰੁ ਕਹਯੋ ਤਿਨਾਇ' ॥ ੩੫ ॥ 


“ਜਾਹਿ ਬੈਦ ਘਰ ਆਪਣੇ; ਮੇਰੀ ਆਹਿ' ਨ ਲੇਹਿ 
| 

ਹਮ ਰਤੇ ਸਹੁ ਆਪਣੇਂ; ਤੂ ਕਿਸ ਦਾਰੂ ਦੇਹਿ ॥ 
ਕਾਯਾ' ਰੋਵੈ ਹੰਸ? ਪੁਕਾਰੇ; ਦਾਰੂ ਕਰੈ ਨ ਕੋਇ ॥ 
ਜਿਨ ਕਰਤੇ ਦੁਖ ਲਾਇਆ; ਨਾਨਕ ਖੋਵੈ ਸੋਇ 
| 

ਦੋਹਰਾ: 

ਇਸੀ ਭਾਂਤਿ ਕੇ ਸਬਦ ਬਹੁ; 


ਭਯੋ ਸਿੱਖ ਯੁਤ ਚਾਹਿ' ॥ ੩੬॥ 
ਗੇਰ ਹੇਰ ਸਬਿ ਦਵਾ” ਵਹਿ : 

ਏਰ ਫੇਰ ਜਗਿ ਤਯਾਗ। 

ਭਯੋ ਬਿਰੱਕਤ ਸੁ ਮਸਤ ਤਬਿ, 
ਗਯੋਂ ਬਿਪਨ ਦਿਸ! ਭਾਗ ॥ ੩੭॥ 
#ਕਾਬਯ ਛੰਦ: 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


।ਨਬਜ਼। 

'ਤਿਸ (ਵੈਦ) ਨੂੰ। 

#ਇਹ ਦੋ ਤੁਕਾਂ ਗੁਰਬਾਣੀ ਹੈ। (ਵਾਰ ਮਲਾਰ, ਸਲੋਕ ਮਹਲਾ 
੧, ਪੰਨਾ ੧੨੭੯)। 

ਇਲਾਜ ਵਾਸਤੇ। 


'ਚੀਸ, ਚੁਭਵੀਂ ਪੀੜ। 


'ਬਦ ਅਸੀਸ। "ਇਹ ਚਾਰੇ ਤੁਕਾਂ ਸ੍ਰੀ ਗੁਰੂ ਗੂੰਥ ਸਾਹਿਬ ਵਿੱਚ 
ਨਹੀਂ ਹਨ। ਇਸ ਲਈ ਗੁਰਬਾਣੀ ਨਹੀਂ ਹਨ। 


'ਦੇਹ। “ਜੀਵਾਤਮਾ। 
'ਉਹੋ ਦੂਰ ਕਰੇਗਾ। 


'ਉਤਸ਼ਾਹ ਨਾਲ। 
(ਗੁਰਾਂ ਦੇ ਦਰਸ਼ਨ) ਵੇਖ ਕੇ ਤੇ ਸਾਰੀਆਂ ਦਵਾਈਆਂ ਸੁੱਟ ਕੇ। 


'ਜੰਗਲ ਦੀ ਤਰਫ਼। 

“ਕਾਬਯ ਜਾਂ ਕਾਵਯ, ਰੋਲੇ ਦਾ ਹੀ ਦੂਜਾ ਨਾਮ ਹੈ। ਇਸ ਛੰਦ ਨੂੰ 
ਬੱਬੂ ਭੀ ਆਖਦੇ ਹਨ। ਇਸ ਦਾ ਲੱਛਣ ਹੈ ਚਾਰ ਚਰਨ, ਪ੍ਰਤਿ 
ਚਰਨ ੨੪ ਮਾਤ੍ਹਾਂ, ੧੧-੧੩ ਪਰ ਬਿਸੁਾਮ, ਕੁੰਡਲੀਆਂ ਛੰਦ 
ਦੇ ਪਿਛਲੇ ਚਾਰ ਚਰਨ ਅਤੇ ਛਪਯ ਦੇ ਪਹਿਲੇ ਚਾਰ ਚਰਨ 
ਕਾਬਯ ਛੰਦ ਦਾ ਰੂਪ ਹੈ। ਇਸ ਛੰਦ ਦੇ ਹਰੇਕ ਚਰਨ ਵਿੱਚ 
ਗਿਆਰਵੀਂ ਮਾਤ੍ਹਾ ਲਘੁ ਹੋਣੀ ਚਾਹੀਦੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 143 


ਕੀਜੋ ਕੁਛ ਬਿਵਹਾਰ' 

ਬਾਤ ਨਹਿ ਬਨਿ ਹੈ ਬੈਸੇ। 

ਲੈ ਹਮ ਤੈ ਯਹਿ ਬਿੱਤ', 

ਜਾਇ ਤੁਮ ਸੌਦਾ ਲਯਾਵੋ। 

ਨਫਾ ਹੋਇ ਜਿਸ ਮਾਹਿ, 

ਅਧਿਕ ਪੁਨ ਸੁਖ ਭੀ ਪਾਵੇ ॥੩੮॥ 

ਮਾਨਿ ਪਿਤਾ ਕਾ ਬਚਨ, 

ਚਲੇ ਗੁਰ ਸੌਦਾ ਕਰਨੇ। 

ਬਾਲਾ ਨਾਮ ਇਕ ਲਯੋ, 

ਭ੍ਰਿਤ' ਨਿਜ ਸੰਗ ਸੁਵਰਨੇ?। 'ਦਾਸ। “ਚੰਗਾ ਆਗਿਆਕਾਰ। (ਵਰਨ=ਆਗਿਆ ਕਰਨਾ। 
ਵਰਨੇ=ਆਗਿਆਕਾਰ।] 


ਲੀਨੋਂ ਧਨ ਬਹੁ ਸੰਗ, 
ਤਰਫ ਲਾਹੌਰ ਪਧਾਰੇ। 
ਭੂਖੇ ਸਾਧੂ ਪਰੇ ਪੇਖਿ, 
ਇਕ ਗਾਉਂ ਕਿਨਾਰੇ ॥ ੩੯॥ 


ਪਿਤਾ ਹਮਾਰੇ ਕਹਜੋ, 

ਨਫੇ ਕਾ ਸੌਦਾ ਕੱਈਓ ॥੪੮੦॥ 
ਉਨ ਸੰਤਨ ਮੈ ਹੁਤੋ, 

ਏਕ ਮਾਹੰਤ ਮਹਾਨੀ। 
ਸੰਤਰੇਣ ਤਿਹ ਨਾਮ, 

ਬ੍ਰਿਧ ਸਭਿ ਸਦ ਗੁਣ ਖਾਨੀ। 
ਤਿਸ ਆਗੇ ਵਹਿ ਸਭੀ ਬਿੱਤ, 
ਗੁਰੁ ਨਾਨਕ ਧਰਿਜੋ। 

ਲਯੋ ਫਕੀਰਨ ਖਾਇ, 





144 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੱਕ ਭੋਜਨ ਬਹੁ ਕਰਿਯੋ ॥੪੧॥ 
ਹੌਇ ਮੋਦ ਪ੍ਰਮੋਦ', 

ਗੁਰੂ ਘਰ ਕੋ ਫਿਰ ਆਏ। 
ਅਧਿਕ ਮਨ ਮੈ ਖੁਨਸਾਏ”। 
ਤਬਿ ਗੁਰੁ ਨਾਨਕ ਕਹਜੋ, 

ਐਸ ਕਾਲੂ ਸਸਿ ਤਾਈਂ। 
ਪੇਖਹੁ ਆਂਖ ਮਿਲਾਇ, 

ਤਾਤ' ਧਨ ਲਿਹੁ ਮਨ ਭਾਈ ॥ ੪੨॥ 
ਪੁਨਿ ਕਾਲੂ ਸਸਿ ਨੈਨ, 

ਮੂੰਦਿ ਕਰਿ ਪੇਖਯੋ ਜਬ ਹੀ। 
ਜਿਤਕ ਧਰਨ' ਅਰ ਸਦਨ?, 
ਪਿਖੇ ਹਾਟਕ' ਕੇ ਸਬਿ ਹੀ। 
ਜਯੋਂ ਜਸੁਧਾ' ਕੋ ਕ੍ਰਿਸ਼ਨ ਦੇਵ, 
ਸਬ ਬਿਸਵ' ਦਿਖਾਈ। 

ਧਰ ਹੇਮ ਲਖਾਈ' ॥ ੪੨ ॥ 
ਪੁਨ ਇਕ ਦਿਨ ਗੁਰੁ ਰਹੇ ਸੋਇ, 
ਨਿਜ ਸਦਨ ਮਝਾਰੀ। 
ਟਹਲਨੀ ਗੁਰੁ ਕੀ ਚਾਰੀ'। 

ਗੁਰ ਜਨਨੀ” ਨੈ ਪਠੀ, 
ਜਗਾਵਨ ਹਿਤ ਸੋ ਜਬਿ ਹੀ। 
ਬਦਨ ਮਦਨ ਮਦ ਕਦਨ', 
ਪਿਖਯੋ ਤਿਨ ਜਾ ਜਬਿ ਸਭਿ ਹੀ ॥੪੪॥ 
ਏਕ ਚਰਨ ਮੈ ਕੀਚ', 

ਲਗਜਯੋ ਪੁਨ ਤਾਹਿ ਨਿਹਾਰਾ। 
ਨਿਜ ਰਸਨਾ ਕੇ ਸੰਗ, 

ਪ੍ਰੇਮ ਧਰਿ ਭਲੇ ਉਤਾਰਾ। 
ਦਿੱਬਯ ਦ੍ਰਿਸ਼ਟਿ' ਤਿਹ ਭਈ, 


'ਧਰਤੀ। “ਘਰ। 

'ਸੋਨੇ ਦੇ। 
ਕ੍ਰਿਸ਼ਨ ਜੀ ਦੀ ਮਾਤਾ। 
੍ਰਿਸ਼ਟੀ। 


'ਧਰਤੀ ਸੋਨੇ ਦੀ ਦਿਖਾ ਦਿੱਤੀ। 


'ਦਾਸੀ। 
ਾਤਾ। 


'ਕਾਮ ਦੇ ਹੰਕਾਰ ਨੂੰ ਕੱਟਣ ਵਾਲਾ (ਸੁੰਦਰ ਗੁਰਾਂ ਦਾ) ਮੁਖ। 


'ਚਿੱਕੜ। 


ਅਲੌਕਕ ਦ੍ਰਿਸ਼ਟੀ, ਦੇਵ ਦ੍ਰਿਸ਼ਟੀ (ਜਿਸ ਨਾਲ ਸਾਰੇ ਗੁਪਤ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਯੋ ਤਿਨਿ ਅਜਬ ਤਮਾਸ਼ਾ। 
ਚੌਦਸ ਲੋਕਨ ਕੇਰ ਹਾਲ, 
ਸਭਿ ਤਾਹਿ ਪੁਕਾਸ਼ਾ ॥੪੫॥ 
ਬੂਡਤਿ' ਏਕ ਜਹਾਜ, 

ਸਿੰਧੁ' ਤੇ ਗੁਰੂ ਨਿਕਾਸ੍ਯੋ। 
ਗੁਰਿ ਜਨਨੀ ਢਿਗ ਆਇ, 
ਵਹੀ ਦਾਸੀ ਨੈ ਭਾਸਯੋ'। 

ਜਗੇ ਫੇਰ ਜਬਿ ਗੁਰੂ, 
ਕਹਯੋ ਜਨਨੀ ਨੈ ਐਸੇ। 

ਤੁਮ ਜਹਾਜ ਕਿਸ ਕੇਰ, 

ਗਏ ਥੇ ਕਾਢਣ ਕੈਸੇ ॥੪੬॥ 
ਯੌਂ ਸੁਨਿ ਪੁਨ ਗੁਰੁ ਕਹਜੋ, 


ਇਤਯਾਦਿਕ ਬਹੁ ਕਰਾਮਾਤ, 

ਗੁਰੁ ਕੀ ਜਗਿ ਹੇਰੀ। 

ਜੇ ਸਭਿ ਕਹੋਂ ਗੁੰਥ ਬਢੈ, 

ਕਹਿ ਸਕੋਂ ਨ ਫੇਰੀ। 

ਪੁਨ ਬਡ ਭਗਨੀ' ਹੁਤੀ ਗੁਰੂ ਕੀ, 
ਸਦ ਗੁਨ ਸਾਗਰਾ। 

ਨਾਮ ਨਾਨਕੀ ਤਾਂਹਿ, 

ਸਰਬ ਬਿਧਿ ਸੁੰਦਰ ਨਗਰਿ' ॥੪੮॥ 
ਤਾਂ ਕੀ ਸ਼ਾਦੀ ਭਈ 

ਦੇਸ ਦ੍ਰਾਬੇ ਮੈਂ ਜਾਨੋ। 


145 





146 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੇਈਂ ਨਾਮ ਸੁ ਨਦੀ ਤੀਰ', 

ਮਧ ਪੁਰ ਸੁਲਤਾਨੋ। 

ਲੋਦੀ ਦੌਲਤ ਖਾਨ ਤਹਾਂ, 
ਸੂਬਾ ਤਬ ਰਹਿਹੀ। 

ਤਾਂ ਕਾ ਹੁਤੋ ਦੀਵਾਨ, 

ਨਾਮ ਜੈਰਾਮ ਸੁ ਕਹਿਹੀਂ ॥੪੯॥ 
ਤਿਸ ਸੌਂ ਸ਼ਾਦੀ ਭਈ 
ਨਾਨਕੀ ਕੀ ਜਬ ਨੀਕੈ। 

ਨਿਜ ਭਗਨੀ ਕੇ ਸੰਗ 

ਗਏ ਗੁਰੁ ਤਿਸ ਪੁਰ ਠੀਕੈ। 
ਰਹਿਨ ਲਗੇ ਜਬ ਤਹਾਂ 

ਫੇਰ ਜੈਰਾਮ ਬਿਚਾਰੋ। 

ਗੁਰੁ ਨਾਨਕ ਤੇ ਤਈਂ 
ਸੈਂਪੀਏ ਕਿਛੁ ਬਿਯਾਪਾਰੋ ॥੫੦॥ 
ਕਬਿਤ: 


ਤਰ 
ਤੇ ਨਾਨਕ ਕੋ ਮੋਦੀਖਾਨਾ' ਲੋਦੀ ਕਾ” ਦਿਲਾ ਦਯੋ। 


ਜਬੈ ਗੁਰੁ ਕਾਰ ਬਾਰ ਕਰਨੈ ਆਪਾਰ ਲਾਗੇ, 
ਫੇਰ ਇਕ ਐਸ ਹੀ ਅਚਾਰ ਧਾਰ ਹੈ ਲਯੋ। 
ਜੈਸੀ ਏ ਰਸਦ' ਦੇਵੈਂ ਫੌਜ ਐ ਨੁਵਾਬ ਤਾਂਈ, 
ਤੈਸ ਹੀ ਗਰੀਬਨ ਕੋ ਸਦਾ ਬੂਤ' ਲਾ ਦਯੋ। 
ਕਾਹੂੰ ਤਬ ਚੁਗਲੀ ਉਗਲੀ' ਜਾਇ ਲੋਦੀ ਢਿਗ, 
ਮੋਦੀਖਾਨਾ ਨਾਨਕ ਨੈ ਤੁਮਰਾ ਲੁਟਾ ਦਯੋ ॥੫੧॥ 
ਕੀਓ ਤਬਿ ਲੋਦੀ ਨੈ ਹਿਸਾਬ ਜਬਿ ਮੋਦੀ” ਸੰਗ, 
ਲੈਣਾਂ ਫਿਰ ਮੋਦੀ ਕਾ ਹੀ ਲੋਦੀ ਓਰ ਨਿਕਸੋ'। 
ਦੀਓ ਤਬਿ ਨ੍ਰਿਪ ਨੈ ਸੁ ਬਿੱਤ' ਬਹੁ ਨਾਨਕ ਕੌ, 
ਸੁਨਿ ਕੈ ਦਿਵਾਨ ਜੈਰਾਮ ਮਨ ਬਿਕਸੋ'। 

ਫੇਰ ਗੁਰੂ ਅਸਨ' ਬਸਨ£ ਬਹੁ ਦੀਨਨਿ ਕੋ, 
ਦਿਨ ਦਿਨ ਦੂਨਾ ਦੈਨ ਲਾਗੈ ਦਾਨ ਇਕਸੋ'। 


ਜੈਰਾਮ ਜੀ। 
ਅੰਨ ਆਦਿ ਦਾ ਭੰਡਾਰ, ਗੋਦਾਮ, ਸਟੋਰ। “ਦੌਲਤ ਖ਼ਾਂ ਲੋਧੀ 
ਦਾ। 


'ਕਰਤੱਬ। 

'ਖਾਣ-ਪੀਣ ਦੀ ਸਮੱਗ੍ਹੀ। 

ਅੰਨ ਆਦਿ ਦੇ ਦਾਨ ਦੇ ਨਿੱਤ ਹੋਣ ਦਾ ਭਾਵ। 
'ਕਹੀ। 


'ਗੁਰੂ ਨਾਨਕ ਜੀ। 
'ਨਿਕਲਿਆ। 

'ਧਨ। 

'ਖਿੜ ਗਿਆ। 

'ਭੋਜਨ। “ਬਸਤ੍। “ਗਰੀਬਾਂ ਨੂੰ। 
ਇਕਸਾਰ, ਲਗਾਤਾਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਸ ਦੇਸ ਵੀਚ ਜਸ ਫੈਲ ਗਯੋ ਭਾਰ ਸਾਰ', 
ਆਵੈ ਜਨ ਜਾਚਕ! ਅਪਾਰ ਦਿਕ ਦਿਕਸੋਂ? 
॥੫੨॥ 

ਕਈ ਬਾਰ ਲੇਖਾ ਭਯੋ ਸੇਖ” ਗੁਰ ਹੀ ਕੋ ਰਹਯੋ, 
ਪੇਖ ਨ੍ਰਿਪ ਨਾਨਕ ਕੌ ਬਲੀ ਲੋਕ ਜਾਨਯੋ। 
ਪੱਖੋ ਨਾਮ ਗ੍ਰਾਮ ਏਕ ਨੇਕ ਹੈ ਰੰਧਾਵਨ ਕੋ, 
ਤਹਾਂ ਮੂਲ ਚੰਦ ਨਾਮ ਖੱਤਰੀ ਮਹਾਨਯੋ। 

ਹੁਤੀ ਏਕ ਤਿਸਕੀ ਕੁਮਾਰੀ ਵਰ ਲੱਖਣੀ', 
ਸੁਲਖਣੀ ਥੋ ਨਾਮ ਜਾਂਹਿ ਨੀਕ ਕਰਿ ਮਾਨਯੋ'। 
ਤਾਹਿ ਸੰਗ ਗੁਰੂ ਕਾ ਸੁ ਭਯੋ ਹੈ ਬਿਵਾਹਿ ਤਬਿ, 
ਪੰਦ੍ਹਾਂ ਸੈ ਚਾਲੀ ਚਾਰ ਸਨ ਪੁਰਮਾਨਯੋ' ॥੫੨॥ 
ਧਾਮ ਅਭਿਰਾਮ ਰਚਿ' ਪੁਰ ਸੁਲਤਾਨ ਮਧ, 
ਦੰਪਤਿ' ਸੁ ਸੰਪਤਿ” ਅਕੰਪਤਿ” ਬਸਾਯੋ ਹੈ”। 


ਸਾਲ ਪੰਦ੍ਹਾਂ ਸੈ ਇੱਕਵੰਜੇ ਵੀਚ ਸਿਰੀਚੰਦ, 


ਸੁਤ ਗੁਰ ਧਾਮ ਗੁਨ ਧਾਮ ਬਿਦਤਾਯੋ ਹੈ'। 

ਉਭੈ” ਸਾਲ ਪਾਛੇ ਫਿਰ ਲਖਮੀ ਸੁ ਚੰਦ ਆਛੇ, 
ਆਨਦ ਕੋ ਕੰਦ' ਦੁਤੀ ਚੰਦ ਪ੍ਰਗਟਾਯੋ ਹੈ। 

ਘਰ ਮੈ ਨਿਵਾਸ ਕਰਿ ਬਿਬਿਧ' ਬਿਲਾਸ ਕਰਿ, 
ਭੋਗ ਜਗਿ ਰਾਸ ਤੈ! ਉਦਾਸ ਹੋਨ ਭਾਯੋ ਹੈ 


॥੫੪॥ 

ਗੀਤਕਾ ਛੰਦ: 

ਅਬਿ ਸੁਨੋ ਗਾਥਾ ਔਰ ਬਿਧਿ ਪਰ 

ਚਲੀ ਗੁਰੁ ਕੀ ਜੈਸ ਹੈ। 

ਗੁਰੁ ਲਗੇ ਨਾਵਣ ਪੈਸ ਹੈਂ। 

ਦਿਲ ਮਾਹਿ ਤਬਿ ਯਹਿ ਆ ਗਈ, 
ਅਬਿ ਤਯਾਗ ਕਰਨੋਂ ਚਾਹੀਏ। 

ਪਰ ਪਹਲ ਹੀ ਹਰਿ ਲੋਕ ਜਾ ਕਰਿ, 
ਦਰਸ ਪਰਸ ਉਮਾਹੀਏ' ॥ ੫੫ ॥ 


147 


ਚੰਗੇ ਲੱਛਣਾਂ ਵਾਲੀ ਲੜਕੀ। 
'ਜਿਸ ਨੂੰ ਚੰਗੀ ਕਰ ਕੇ ਮੰਨਿਆ ਜਾਂਦਾ ਸੀ। 


'ਸੰਮਤ ੧੫੪੪ ਬਿ: ਮੰਨੋ। 

'ਸੁੰਦਰ ਘਰ ਬਣਾ ਕੇ। 

'ਇਸਤ੍ਰੀ ਤੇ ਪਤੀ (ਮਾਤਾ ਸੁਲੱਖਣੀ ਜੀ ਤੇ ਗੁਰੂ ਜੀ)। “ਚੰਗੀ 
ਸਮੱਗਰੀ ਸਹਿਤ। “ਬਿਨਾਂ ਭੈ ਤੋਂ। "ਵੱਸਣ ਲੱਗ ਪਏ। 


'ਗ਼ੁਰਾਂ ਦੇ ਘਰ ਗੁਣਾਂ ਦਾ ਘਰ ਪੁੱਤਰ ਪਰਗਟ ਹੋਇਆ ਹੈ। 
'ਦੋ। 

'ਬੱਦਲ। 

'ਅਨੇਕ ਤਰ੍ਹਾਂ ਦੇ। 

ਜਗਤ ਦੇ ਸਾਰੇ ਭੋਗਾਂ ਤੋਂ। 





148 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਉਂ ਹੋਇ ਹੁਕਮ ਅਕਾਲ ਤਿਉਂ 
ਫਿਰ ਆਇ ਮਤ ਬਿਸਤਾਰੀਏ'। 
ਉਪਦੇਸ ਮੰਤ੍ਰ ਤਹੀਂ ਤੈ ਲੈ, 

ਜੀਵ ਗਨ ਭਵ' ਤਾਰੀਏ। 

ਇਸ ਖਿਆਲ ਹੀ ਮੈਂ ਥੇ ਅਬੈ, 
ਸੁਰ ਬੁਣ ਕੋ' ਹਰਿ ਪਠ ਦਯੋ। 
ਲਵਾਇ' ਹਰਿ ਪੈ ਲੈ ਗਯੋ ॥੫੬॥ 
ਸੁਰ ਕੋਟਿ ਬੁਹਮਾਂ ਬਿਸ਼ਨ ਸ਼ਿਵ ਸੇ, 
ਜਾਂਹਿ ਕੇ ਦਰਵਾਰ ਮੈਂ। 

ਸਭਿ ਥਿਰੇ ਆਨਨ' ਤੂਫ ਜੋਵੈ?, 
ਹੁਕਮ ਕੇ ਵੀਚਾਰ ਮੈਂ। 

ਜਹਿ ਰੈਨਿ ਦਿਨੁ ਨਹਿ ਭਾਨ' ਹੋਵੈ, 
ਏਕ ਸਮ ਪ੍ਰਕਾਸ਼ ਹੈ। 

ਸਭਿ ਸਦਨ' ਧਰ? ਮਣੀਆਂਨਿ ਸੌ”, 
ਵਰ' ਖੱਚਤ ਕੀਨੈ ਰਾਸ ਹੈਂ ॥੫੭॥ 
ਜਨ ਨਾਮ ਜਾਕੌ ਕਹਤਿ ਹੈਂ 
ਬੈਕੁੰਠ ਜ਼ਾਹਰ ਜਗਤ ਮੈਂ। 

ਤਹਿ ਜਾਇ ਬਸ ਹੈਂ ਭਗਤ ਜਨ, 
ਜੋ ਹੋਤ ਪੂਰਨ ਭਗਤਿ ਮੈਂ। 

ਇਕ ਅਤਿ ਅਨੂਪਮ ਧਾਮ ਮੈਂ, 
ਮਣਿ ਖਚਤ ਹੇਮ' ਸਿੰਘਾਸਨੰ। 

ਪਰ ਈਸ ਮਾਯਾ ਸਬਲ' ਮੁਰਤਿ 


ਦ ੨ 


ਧਰਿ ਥਿਰੇ ਸੁਖ ਰਾਸਨੌ ॥੫੮॥ 
ਸਸਿ ਸੂਰ ਸਵਰ ਕਰੋਰ' ਜਾਂਹਿ 
ਸੂਰੂਪ ਆਗੇ ਮੰਦ ਹੈਂ। 

ਯਹਿ ਲੋਕ ਚੌਦਸ ਚਰਾਚਰ', 

ਸਭਿ ਚਰਨ ਜਾਕੇ ਬੰਦ ਹੈਂ। 

ਜਬਿ ਵਰਣ ਯੂਤ ਗੁਰੁ ਜਾਇ ਤਹਿ, 


'ਪ੍ਰਤੀਤ। 


'ਘੁਰ। “ਧਰਤੀ। “ਮਣੀਆਂ ਨਾਲ। 
'ਚੰਗੀਆਂ। “ਸਾਰੇ ਜੜਤ ਕੀਤੇ ਹੋਏ ਹਨ। 


'ਸੋਨੇ ਦਾ। 
ਮਾਇਆ ਨੂੰ ਸੱਤਾ ਦੇਣ ਵਾਲੇ। (ਅ) ਮਾਇਆ ਨੂੰ ਪ੍ਰੇਰਨ 
ਵਾਲੇ। 


ਕਰੋੜਾਂ ਚੰਦ, ਸੂਰਜ ਤੇ ਕਾਮਦੇਵ। 


(ਚਰ) ਤੁਰਨ ਫਿਰਨ ਵਾਲੇ ਜੀਵ ਤੇ (ਅਚਰ) ਨ ਫਿਰ ਤੁਰ 
ਸਕਣ ਵਾਲੇ ਦਰੱਖ਼ਤ ਪੱਥਰ ਆਦਿ ਜੀਵ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 149 


ਵਹਿ ਦੇਵ ਦੇਵ' ਨਿਹਾਰਜੋ। 'ਦੇਵਤਿਆਂ ਦੇ ਪੂਜਣ ਯੋਗ। 

ਅਤਿ ਮੌਦ ਜੋ ਪ੍ਰਮੋਦ ਭਾ', ਜੋ ਬਹੁਤ ਜ਼ਿਆਦਾ ਅਨੰਦ ਹੋਇਆ। 

ਵਹਿ ਜਾਇ ਕੈਸ, ਉਚਾਰਯੋ ॥੫੯॥ 

ਮੁਖ ਸਹਸ' ਧਰਿ ਕਰਿ ਸੇਸ ਸੇ?, 'ਹਜ਼ਾਰ। “ਸ਼ੇਸ਼ਨਾਗ ਵਰਗੇ। 

ਗੁਨ ਰੈਨਿ ਦਿਨੁ ਜਿੰਹਿ ਗਾਇ ਹੈਂ। 

ਨਹਿ ਪਰਤਿ ਥਾਹ' ਅਥਾਹ? ਕਹਿ ਤਿਹ, ਅੰਤ। “ਬੇਅੰਤ। 

ਥਕਿਤ ਵਹਿ ਰਹਿ ਜਾਇ ਹੈਂ। 

ਤਬਿ ਜਗਿ ਨਯੰਤੈ' ਹੇਰ ਗੁਰੁ ਕੋ ਪ੍ਰੇਰਕ। 

ਅਤੀ ਨਿਕਟ ਹਕਾਰਜੋ'। 'ਬੁਲਾਇਆ। 

ਗੁਰੁ ਬੰਦਨਾ ਬਹੁ ਬਾਰ ਕਰਿ, 

ਅਸਤੋਤ੍ਰ' ਉਚਾਰਯੋ ॥੬੦॥ 'ਉਸਤਤੀ ਦਾ ਸ਼ਬਦ। 

ਵਹਿ ਸਬਦ ਆਸਾ ਰਾਗਨੀ ਮੈਂ, 

ਨਾਮ 'ਸੋਦਰ' ਹੈ ਸਹੀ। 

ਪੁਨ ਸਿਰੀਰਾਗ ਮਝਾਰ ਕੋਟੀ, 

ਕੋਟਿ ਆਰਯ” ਹੈ ਕਹੀ। ਸਰੀ ਰਾਗ ਮਹਲਾ ੧ "ਕੋਟਿ ਕੋਟੀ ਮੇਰੀ ਆਰਜਾ" ਤੋਂ ਸ਼ੁਰੂ ਹੋਣ 
ਵਾਲਾ ਸ਼ਬਦ ਜੋ ਸ੍ਰੀ ਗੁਰੂ ਗੁੰਥ ਸਾਹਿਬ ਦੇ ਪੰਨਾ ੧੪ 'ਤੇ ਦੂਜਾ 
ਸ਼ਬਦ ਹੈ। 

ਹਰਿ ਹੋਇ ਮੁਦ ਸਿਤਕਾਰ ਨਾਨਕ 

ਤਈਂ ਨਿਕਟ ਬਿਠਾਰ ਹੈਂ। 

ਤਬਿ ਕਹਯੋ ਤੁਮ ਕੋ ਹੈ ਪਠਯੋ, 

ਜਿਸ ਹੇਤ ਜਗਤ ਮਝਾਰ ਹੈ ॥੬੧॥ 

ਤੁਮ ਕਯੋਂ ਨ ਅਬਿ ਲੌ ਨਾਮ ਕਾ, 

ਉਪਦੇਸ਼ ਜਗਿ ਬਿਦਤਾਯੋ। 

ਯਹਿ ਵਾਕ ਸੁਨਿ ਕਰ ਜੋਰਿ' ਗੁਰਿ, 


ਭਵ ਬੰਧੁ ਤੈ ਛੁਟਕਾਵਨੋਂ, 
ਅਨਯਾਸ' ਬਿਨ ਹੂ ਜੈਸ ਹੀ। 





150 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੁਵ ਨਾਥ' ਸੁਨਿ ਹਿਤ ਸਾਥ ਪੁਨ, ਧਰਤੀ ਦੇ ਮਾਲਕ (ਅਕਾਲ ਪੁਰਖ ਜੀ) ਨੇ। 
ਗੁਨਿ ਕਹਜੋ ਲੇਵੋਂ ਵੈਸ ਹੀ ॥੬੩॥ 
ਸ੍ਰੈਯਾ: 

'ਵੱਡਾ (ਮੰਤ੍ਰ) ਹੈ। 

'ਅਕਾਲ ਪੁਰਖ (ਨੇ)। 

'ਵੇਦਾਂ ਸ਼ਾਸਤ੍ਹਾਂ ਦਾ ਤੱਤ ਹੈ। 

'ਸੁੰਦਰ। 


'ਸੰਸਾਰ। 


ਯਾਹਿ ਜਪੈਂ ਜਗਿ ਜੇ ਨਰ ਨਾਰੀ ॥੬੪॥ 

ਹੈ ਯਹਿ ਮੰਤ੍ੂਨ ਕੌ ਸਿਰ ਮੰਤੁ 

ਗੋਪ ਮਤੋ ਧਨ ਗੋਪ ਬਖਾਨੌ'। 'ਇਹ ਗੁਪਤ ਮੰਤੁ ਗੁਪਤ ਧਨ (ਤੁਹਾਨੂੰ) ਕਿਹਾ ਹੈ। 
ਨਾਹਿ ਭਯੋ ਕਬਹੂੰ ਅਬਿ ਲੌ, 

ਕਿਸ ਹੀ ਹਿਤ ਜ਼ਾਹਰ ਏਹੁ ਪ੍ਰਮਾਨੋ'। 'ਚੰਗੀ ਤਰ੍ਹਾਂ ਮੰਨੋ। 


ਜੇਤਕ ਜੰਤ੍ਰ ਮੰਤੁ ਯਾ ਜਗਿ ਹੈਂ, 

ਸਭਿ ਕੋ ਯਹਿ ਬੀਜ ਪਛਾਨੋ”। 'ਕਾਰਨ, ਮੁੱਢ ਜੜ੍ਹ। 
ਕਲਿ ਜੀਵ ਉਧਾਰਨ ਹੇਤ ਤੁਮਾਰ 

ਦੁਵਾਰ, ਭਯੋ ਅਬਿ ਜ਼ਾਹਰ ਜਾਨੋਂ ॥੬੫॥ 

ਪੂਰਬ ਜੇ ਅਵਤਾਰ ਰਿਖੀਸੂਰ, 

ਪੀਰ ਪਿਗੰਬਰ ਭੂਰ ਉਪਾਏ। 

ਆਪਨ ਆਪਨ ਨਾਮ ਜਪਾਏ, 

ਪੁਜਾਇ ਨਿਜੰ ਪੁਨ ਪੰਥ ਚਲਾਏ। 

ਜੋ ਭਗਤੀ ਹਰਿ ਨਾਮੁ ਗਿਆਨ, 

ਉਧਾਰਕ ਜੀਵਨ ਨਾਹਿ ਦਿਢਾਏ। 

ਯਾ ਹਿਤ ਮੈਂ ਨਿਜ ਰੂਪ ਤੁਮੈਂ, 

ਅਵਤਾਰ ਧਰਾ ਪਰ ਕੈ ਬਿਦਤਾਏ' ॥੬੬॥ 'ਇਸ ਵਾਸਤੇ ਮੈਂ ਤੁਹਾਨੂੰ ਆਪਣੇ ਸਰੂਪ ਦਾ ਅਵਤਾਰ ਬਣਾ ਕੇ 


ਧਰਤੀ 'ਤੇ ਪੁਗਟ ਕੀਤਾ ਹੈ। 
ਜਾਹੁ ਅਬੈ ਕਲਿ ਜੀਵ ਉਧਾਰਨ ਕਾਰਨ, 
ਬਾਨਿ' ਉਚਾਰਨ ਕੱਯੋ?। 'ਗ਼ੁਰਬਾਣੀ। “ਕਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 151 


ਮੰਗਲ ਢਾਨ ਅਮੰਗਲ ਹਾਨਕ', ਖ਼ੁਸ਼ੀਆਂ ਦੇਣ ਵਾਲਾ ਤੇ ਗ਼ਮੀਆਂ ਮੇਟਣ ਵਾਲਾ। 

ਆਦਿ ਵਿਖੈ ਯਹਿ ਮੰਗਲ ਦੱਯੋ। 

ਏਕ ਉੱਕਾਰ ਅਹੇ ਸਤਿ ਨਾਮੁ, 

ਵਹੇ ਕਰਤਾ ਇਕ ਪੁਰਖੁ ਮਨੱਯੋ। 

ਸੋ ਨਿਰਭਉ ਨਿਰਵੈਰ ਅਕਾਲ, 

ਅਮੂਰਤਿ ਆਹਿ ਅਜੂਨਿ ਲਖੱਯੋ ॥੬੭॥ 

ਦੋਹਰਾ: 

ਸੈਭੰ ਗੁਰਪੁਸਾਦਿ ਯਹਿ 

ਇਸ਼ਟ' ਮੰਤੁ ਲਖ ਲੇਹੁ। 'ਜਿਸ ਦੀ ਉਪਾਸ਼ਨਾ ਕੀਤੀ ਜਾਵੇ। 

ਜੇਤਕ ਬਾਨੀ ਰਚੌ ਤੁਮ 

ਆਦਿ ਸਬੀ ਕੇ ਦੇਹੁ ॥੬੮॥ 

੧ਉ' ` ਸਤਿਨਾਮੁ ਕਰਤਾ ਪੁਰਖੁ ਨਿਰਭਉ 

ਨਿਰਵੈਰੁ 

ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥ 

“ਛੰਦ: “ਇਹ 'ਛੰਦਾ ਸ੍ਰੈਯੇ ਦਾ ਹੀ ਇਕ ਰੂਪ 'ਬਾਣ' ਹੈ ਜਿਸ ਦਾ ਲੱਛਣ 
ਹੈ ਚਾਰ ਚਰਨ ੩੧ ਮਾੜ੍ਹਾਂ, ੧੬ ਅਤੇ ੧੫ ਤੇ ਬਿਸ੍ਹਾਮ, ਅੰਤ ਦੋ 
ਗੁਰੁ। 

ਸ੍ਰਾਸ ਸੂਤਿ ਸੈਂ! ਜਾਪ ਕਰਨੇ ਹਿਤ, ਸਾਹਾਂ ਨਾਲ ਤੇ ਸੁਰਤਿ ਨਾਲ। 

ਮੰਤੁ ਅੱਖਰ ਚਾਰ' ਸੁਨਾਯਾ। 'ਚਹੁਂ ਅੱਖਰਾਂ ਦਾ ਮੰਤ੍ਰ (ਵਾਹਿਗੁਰੂ)। 

ਚਾਰ ਬੇਦ ਚਾਰੋ ਬੁਰਣਾਸ਼ੁਮ ਕੇ 

ਮੰਤ੍ਨ ਕਾ ਸਾਰ' ਬਤਾਯਾ। 'ਤੱਤ। 

ਦੁਤੀ ਇਸਟ ਮੰਤ੍ਰ ਮਾਲਾ ਜਿਹਵਾ ਪਰ, 

ਜਪਨ ਹੇਤ ਹਰਿ ਆਪ ਉਚਾਰਾ। 

ਬੱਤੀ ਅੱਖਰ ਲੇਹੁ ਵੀਚਾਰਾ ॥੬੯॥ 

ਜੀਵ ਉਧਾਰਣ ਕਾਰਣ ਕਲਿ ਮੈ, 

ਪ੍ਰਗਟੇ ਦੋਇ ਮੰਤ ਗੁਰਦੁਆਰਾ'। 

ਤਬਿ ਤੈ ਗੁਰੁ ਨਾਨਕ ਕਾ ਸਤਿਗੁਰੁ, 

ਹੋਯੋ ਆਪ ਹਰੀ ਕਰਤਾਰਾ। 

ਯਾਹੀ ਤੈ ਗੁਰੁ ਆਦਿ ਆਪ ਬਾਨੀ ਮੈ, 

ਅਪਨਾ ਗੁਰ ਹਰਿ ਗਾਯਾ। 





(4 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਗੁਰ ਮੂਰਤਿ ਏਕਾ ਵਰਤੇ, 
ਨਾਨਕ ਹਰਿ ਗੁਰ ਭਾਇਆ” ॥ ੭੦॥ 


<< 


ਦੋਹਰਾ: 
ਗੁਰੁ ਮੰਤੁ ਗੁਰੁ ਕੋ ਦਯੋ 

ਆਪ ਅਕਾਲ ਕ੍ਰਿਪਾਲ। 
ਸ਼ੰਕਾ ਕਰੀ ਬਿਸਾਲ ॥ ੭੧॥ 


ਸ੍ਰੈਯਾ: 
ਬਿਨ ਦੇਹ ਨ ਇਹ ਮਿਲੇ ਗੁਰੁ ਮੰਤ੍ਰ , 
ਈਸ਼ਰ ਕਾ ਨਹਿ ਦੇਹ ਬਤਾਯੋ। 

ਸਤਿ ਚੇਤਨ ਆਨਦ ਰੂਪ ਬਿਆਪਕ, 
ਬਿਸੂ ਵਿਖੈ' ਸੂਤਿ? ਹੈ ਵਹਿ ਗਾਯੋ। 
ਪੁਨ ਰੂਪ ਨ ਰੇਖ ਨ ਰੰਗ ਕਛੂ, 

ਗੁਨ ਤੀਨ ਬਹੀਨ ਗੁਰੂ ਬਤਲਾਯੋ। 
ਜਬਿ ਐਸ ਅਹੇ ਤਬਿ ਕੈਸ ਕਹੇ ਤੁਮ? 
ਬੋਲਿ ਗੁਰੈਂ ਉਪਦੇਸ਼ ਦ੍ਰਿਢਾਯੋ ॥ ੭੨॥ 
ਅਬ ਏਹ ਸੰਦੇਹ' ਨਿਵਾਰਨ ਕੇ ਹਿਤ, 
ਸੋ ਸੁਨਿ ਜੋ ਨਿਗਮਾਗਮ' ਗਾਵੈ। 

ਸਬਿ ਹੀ ਸ਼ਕਤੀ ਮਤ' ਈਸ਼ਰ ਹੈ, 
ਵਹਿ ਜੈਸ ਚਹੈ ਤਸ ਰੂਪ ਬਨਾਵੈ। 

ਬਪੁ ਨਾਮ ਨਿਗੁੱਨ ਸਗੁੱਨ ਤਿਸੈ ਇਕ', 


ਦੂਸਰ ਨਾਹਿ ਗੁਰੂ ਬਤਲਾਵੈ। 
ਬਟ ਬੀਜ ਨਿਗੁੱਨ ਸਗੁੱਨ ਬਟੈ”, 


ਲਖ ਲੇਹੁ ਤਿਵੈ ਹਰਿ ਕੋ ਸੂਤਿ ਗਾਵੈ ॥ ੭੩॥ 
ਜਗ ਕੋ ਕਰਿ ਹੈ ਧਰਿ ਹੈ” ਹਰ ਹੈ?, 

ਯਹਿ ਬਾਲ ਬਿਨੌਦ' ਜਿਸੈ ਸੂਤਿ ਕੇਹੈ?। 
ਅਜ' ਐਂ ਕਮਲੇਸ? ਮਹੇਸ” ਦਿਨੇਸਾ', 
ਸੁਰੇਸ' ਨਿਸੇਸਹਿ? ਜੇਊ ਰਚੈ ਹੈ। 


#ਇਹ ਤੁਕ ਸ੍ਹੀ ਗੁਰੂ ਗੁੰਥ ਸਾਹਿਬ ਦੇ ਪੰਨਾ ੧੦੪੩ 'ਤੇ ਮਾਰੂ 
ਸੋਲਹੇ ਮਹਲਾ ੧ ਵਿੱਚੋਂ ਹੈ। 


(ਸੰਸਾਰ ਵਿੱਚ। “ਵੇਦਾਂ ਨੇ। 


'ਸੰਸਾ। 
'ਬੇਦ ਸ਼ਾਸਤ੍ਰ। 
'ਸ਼ਕਤੀਆਂ ਵਾਲਾ। 


'ਤਿਸ ਈਸ਼ਰ ਦੇ ਨਿਰਗੁਨ ਤੇ ਸਰਗੁਨ ਨਾਮ ਤੇ ਸਰੂਪ ਇਕ 
ਹਨ। 


ਬੋਹੜ ਦੇ ਬੀਜ ਵਾਂਗ ਨਿਰਗੁਨ ਤੇ ਬੋਹੜ ਦੇ ਦਰੱਖ਼ਤ ਵਾਂਗ 
ਸਰਗੁਨ ਹੈ। 


ਪਾਲਦਾ ਹੈ। “ਨਾਸ ਕਰਦਾ ਹੈ। 
'ਬਾਲਕ ਦੀ ਖੇਡ। “ਵੇਦ ਕਹਿੰਦਾ ਹੈ। 
'ਬ੍ਰਹਮਾ। “ਵਿਸ਼ਨੂੰ। 'ਸ਼ਿਵ। 'ਸੂਰਜ। 
'ਇੰਦੂ। “ਚੰਦੂਮਾ ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 153 


ਸਬਿ ਕੋ ਜਿਹ ਸੌਂਪੁ ਧਰੇ ਸਬਿ ਕਾਮ, 

ਕਰੈਂ ਤਿਮ ਹੂੰ ਜਿਮ ਆਇਸ' ਦੈ ਹੈ। 

ਜਿਹ ਦੀਨ ਅਧੀਨ ਰਹੈਂ ਸਬਿ ਹੀ, 

ਸੁਰ ਭੀਰ ਪਰੇ ਜਿਹ ਪੈ ਚੱਲ ਜੈ ਹੈਂ ॥ ੭੪॥ 

ਅਜ ਕੋ ਰਚਨਾ ਮਰਯਾਦ ਰਖਾਨ 

ਹਿਤੈ ਜਿਹ ਬੇਦ ਪਢਾਇ ਦਏ ਹੈਂ। 

ਜਗ ਪਾਲਨ ਹੇਤ ਰਚਯੋ ਬਿਸ਼ਨੂ, 

ਸ਼ਿਵ ਜੀ ਹਰਨੈ ਹਿਤ' ਬਿੱਤ ਕਏ ਹੈਂ। 

ਇਵ ਹੀ ਰਵਿ ਇੰਦ ਸੁਰਿੰਦਹਿ ਲੌ, 

ਜਿਹ ਆਇਸ ਮੈ ਸਬਿ ਕਾਮ ਦਏ ਹੈਂ। 

ਤਿਹ ਪੈ ਸਚਖੰਡ ਵਿਖੇ ਚਲ ਕੈ, 

ਗੁਰੁ ਹੇਤ ਉਪਦੇਸ਼ ਬਸ਼ੇਸ਼ ਗਏ ਹੈਂ । ੭੫॥ 

ਜਿਮ ਪਾਰਥ ਕੋ' ਜਦੁਵੇਸ” ਲਏ, 

ਨਿਜ ਸੰਗ ਗਏ ਜਿਹ ਪੈ ਚਲ ਹੈਂ। 

ਰਿਖਿ ਸਿੱਧ ਪੁਨਾ ਅਵਿਤਾਰ ਪਿਗੰਬਰ; 

ਜਾਤਿ ਰਹੇ ਜਿਹਿ ਠਾਂ ਭਲ ਹੈਂ] 

ਕਰਿ ਬਾਤ ਦਿਦਾਰ ਸੁ ਆਤਿ ਰਹੇ', 

ਯਹਿ ਬੇਦ ਕਤੇਬ ਕਥੈਂ ਕਲ ਹੈੱ”। 

ਜਲ ਮੈ ਧਸਿ ਜਯੋਂ ਰਘੁਬੀਰ' ਗਏ: 

ਤਿਮ ਠੀਕ ਗਏ ਗੁਰੁ ਭੀ ਜਲ ਹੈਂ ॥ ੭੬॥ 

ਉਪਦੇਸ਼ ਦਯੋ ਜਗਤੇਸ਼ ਬਿਸ਼ੇਸ਼ ਜੁ; 

ਸੋ ਗੁਰੁ ਧਾਰ ਲਯੋ ਮੁਦ ਪਾਏ। 

ਸੁਰ ਸਿੱਧ ਰਿਖੀ ਤਹਿ ਭਗਤਿ ਜੁ ਥੇ; 

ਸਭਿ ਪੇਖ ਰਹੇ ਮਨ ਮੈ ਬਿਸਮਾਏ। 

ਜਸ ਦੀਨ ਬਡਾਈ ਹਰੀ ਗੁਰ ਕੋ; 

ਨਹਿ ਨਾਂਹਿ ਮਿਲੀ ਕਬਹੂੰ ਤਿਸ ਥਾਏ। 

ਗੁਰ ਪਾਇ ਬਿਦਾ ਧਰ' ਆਏ ਤਬੈ, ਧਰਤੀ ਤੇ। 
ਨਿਕਸੇ ਨਦਿ ਤੇ! ਰਵਿ ਜਯੋਂ ਦਿਪਤਾਏ? '(ਵੇਈਂ) ਨਦੀਂ 'ਚੋਂ। “ਸੂਰਜ ਵਾਂਗ ਚਮਕੇ। 
॥੭੭॥ 

ਗੁਰੁ ਜੋ ਅਸਤੋਤ੍ਰ ਰੂਪ' ਤਹਾਂ 'ਉਸਤਤ ਰੂਪ। 





154 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਸੰਮੁਖ' ਬੈਨਿ ਬਖਾਨ ਕਰੇ। 

ਸੁਨਿ ਕੈ ਹਰਿ ਮੋਦ ਭਏ ਅਤਿਸੈਂ, 

ਬਰ ਦੀਨ ਤਬੈ ਯਹਿ ਭਾਂਤਿ ਭਰੇ'। 

ਨਰ ਨਾਰਿ ਸੁਨੈ ਪਢਿ ਹੈ ਜੁ ਇਸੈ, 

ਧਰਿ ਪ੍ਰੀਤਿ ਸੁ ਨੀਤ ਵਿਚਾਰ ਕਰੇ। 

ਬਰ ਏਹੁ ਰਹਯੋ ਹਮਰਾ ਤਿਨ ਕੌ, 

ਭਵ ਬੰਧੁ ਪੁਨਾ ਵਹਿ ਨਾਹਿ ਪਰੇ ॥ ੭੮॥ 

ਯਹਿ ਬਾਤ ਭਈ ਹਰਿ ਲੋਕ ਵਿਖੈ, 

ਸੁਨੀਏ ਭੁਵ ਲੋਕ' ਭਈ ਜਿਮ ਪਾਛੇ। ਮਾਤ ਲੋਕ ਵਿੱਚ। 

ਜਬਿ ਤੇ ਗੁਰੁ ਨਾਨਕ ਜੂ ਨਦਿ ਮੈ, 

ਪ੍ਰਵੇਸ ਕਰਯੋ ਨਿਕਸੇ ਨਹਿ ਸਾਛੇ'। ਪਰਤੱਖ ਹੋ ਕੇ। 

ਤਬਿ ਜਾਇ ਕਹਜੋ ਭ੍ਰਿਤ ਨੈ' ਘਰ ਮੈਂ, 'ਦਾਸ ਨੇ। 

ਗੁਰ ਬੁਡ ਗਯੋ' ਜਲ ਮੈ ਕਤ” ਕਾਛੇ”। ਡੁੱਬ ਗਏ ਹਨ। “ਕਿਸੇ ਥਾਂ। “ਸੁੰਦਰ (ਗੁਰੂ ਜੀ)। 

ਸੁਨਿ ਸ਼ੋਕ ਪਰਯੋ ਭੁਵ ਲੋਕ ਵਿਖੈ, 

ਗੁਰੁ ਓਕ' ਛਯੋ” ਕਰੁਨਾਰਸ” ਆਛੇ ॥ ੭੯ ॥ 'ੁਰ। “ਫੈਲ ਗਿਆ। 'ਰੋਣਾ, ਸ਼ੋਕ ਕਰਨਾ। 

ਜਾਲ ਬਿਸਾਲ ਗਿਰਾਇ ਰਹਜੋ ਨ੍ਿਪ, 

ਦੌਲਤ ਖਾਂ ਗੁਰੁ ਖੋਜਨ ਹੇਤੂ। 

ਬੀਤ ਗਏ ਦਿਨ ਤੀਨ ਇਸੋ ਬਿਧਿ ਹਾਰ 

ਭਏ ਸਭਿ ਲੋਗ ਅਚੇਤੂ'। 'ਬੇਹੋਸ਼। 

ਤੌ ਉਤ ਤੈ ਗੁਰੁ ਨਾਨਕ ਜੂ, 

ਹਰਿ ਤੈ ਪੁਨ ਆਇਸ' ਲੈ ਸੁਖ ਸੇਤੂ”। 'ਆਗਿਆ। “ਸੁਖ ਨਾਲ। (ਅ) ਸੁਖਾਂ ਦੇ ਪੁਲ। 

ਆਇ ਤਬੈ ਬਿਦਤੇ ਧਰ ਪੈ, 

ਜਹਿਂ ਘਾਟ ਕਹਾਵਤ ਸੰਤ ਅਬੈ ਤੂ' ॥੮੦॥ __'ਹੁਣ ਤੱਕ। 

ਦੋਹਰਾ: 

ਤਾਪ ਤਿਮਰ ਕਲਿ ਹਰਨ ਹਿਤ, 

ਸੁਖਦ ਕੁਮਦ ਜਨ ਬ੍੍ਿੰਦ'। 'ਕਲਿਜੁਗ ਦੀ (ਤ੍ਰਿਸ਼ਨਾ ਦੀ) ਤਪਸ਼ ਅਤੇ (ਅਗਿਆਨ ਦੇ) 
ਅਨੂਹੇਰੇ ਨੂੰ ਦੂਰ ਕਰਨ ਅਤੇ ਸਾਰੇ ਦਾਸਾਂ ਰੂਪ ਕਮੀਆਂ ਨੂੰ ਸੁਖ 
ਦੇਣ ਲਈ। 

ਛੀਰ ਸਿੰਧੁ ਬੇਈਂ ਵਿਖਯੋ', 'ਵੇਈਂ ਨਦੀ ਰੂਪ ਖੀਰ ਸਮੁੰਦਰ ਵਿੱਚੋਂ। 

ਪ੍ਰਗਟੇ ਗੁਰੂ ਸਮ ਇੰਦੁ' ॥੮੧॥ 'ਚੰਦੂਮਾ ਵਾਂਗ। 

ਸ੍ਰੈਯਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 155 


ਸੁਨਿ ਕੇ ਪੁਰਿ ਕੇ ਜਨ ਧਾਇ ਅਏ, 

ਗੁਰ ਪੇਖਨ ਕੋ ਨਰ ਨਾਰ ਮਹਾਨੈ'। 

ਮੋਦ ਭਏ ਸਭਿ ਹੀ ਮਨ ਮੈ, 

ਗੁਰੁ ਕੋ ਪਿਖ ਕੈ ਸਥਿ ਬੰਦਨ ਠਾਨੈਂ। 

ਹੋਇ ਰਹੇ ਬਿਸਮਾਦਿ ਮਹਾਂ, 

ਯਹਿ ਕੌਤਕ ਨਾਹਿ ਲਖਯੋ ਤਬਿ ਕਾਨੈਂ”। 
ਤਾਂ ਦਿਨ ਤੇ ਗੁਰੁ ਨਾਹਿ ਗਏ, 

ਨਿਜ ਧਾਮ ਵਿਖੈ ਅਰ ਵੀਚ ਦੁਕਾਨੈ ॥੮੨॥ 
ਛੋਡਿ ਉਦੰਗਲ' ਬੈਠ ਰਹੇ ਤਬਿ, 

ਜੰਗਲ ਮੈਂ ਮਨ ਮੰਗਲ ਮਾਨੈ। 

ਦੌਲਤ ਖਾਨ ਲੌ ਆਨ ਸਬੀ ਜਨ, 

ਧਾਮ ਲਿਜਾਵਨ ਕੋ ਹਠ ਠਾਨੈ। 

ਬਾਨਿ' ਮਹਾਂ ਸੁਖ ਦਾਨਿ ਮਹਾਂਨਿ, 

ਗੁਰੂ ਤਬਿ ਐਸ ਸੁਨਾਵਹਿ ਤਾਨੈ'। 

ਜੋ ਸੁਨਿ ਕੈ ਭਵ ਖੇਦ' ਮਿਟੈ, 

ਮਨਿ ਹੋਇ ਉਦੈ ਨਿਰਵੇਦ' ਮਹਾਨੈ ॥੮੨॥ 
ਦੇਸ ਬਦੇਸਨ ਤੇ ਨਰ ਨਾਰਿ, 

ਅਪਾਰ ਦਿਦਾਰ ਲਿਯੇ ਚੱਲ ਆਵੈਂ। 

ਭੀਰ ਰਹੈ ਗੁਰੁ ਪੈ ਨਿਸਿ ਦਜੋਸੁ, 

ਜਥਾ ਸ਼ਕਤੀ ਸਭਿ ਭੇਟ ਚਢਾਵੈਂ। 

ਸੋ ਧਨ ਲੈ ਗੁਰੁ ਲੰਗਰ ਲਾਇ, 

ਤਬੈ ਕੁਣਕਾ ਕਰਿ ਕੈ ਬਟਵਾਵੇਂ। 

ਦੇਸ ਅਸੇਸ' ਵਿਖੇ ਗੁਰੁ ਕਾ ਜੱਸ, 

ਫੈਲ ਬਿਸੇਸ' ਗਯੋ ਸਥਿ ਥਾਵੈਂ ॥੮੪॥ 
ਕਬਿੱਤ: 

ਪੂਰਨ ਗੁਰ ਤੂਰਨ ਜ਼ਰੂਰ ਭੂਰ ਭਾਂਤਿ ਕੀ। 
ਪਾਇ ਉਪਦੇਸ ਸੇਸ' ਕਾਟ ਕੈ ਕਲੇਸ ਜਨ, 
ਪਾਵਨ ਹੂ ਜਾਵਨਿ ਜੇ ਆਵਨਿ ਸੁ ਪਾਤਕੀ'। 
ਜੈਸੇ ਮਹਾਂ ਮੇਘ ਤੇ ਮਹਾਨਿ ਮੇਂਹ ਪਾਇ ਕਰਿ, 





156 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਹੀ ਮਧ ਮੋਦ ਐ ਪ੍ਰਮੋਦ ਛਾਇ ਸ਼ਾਂਤਕੀ'। 'ਸ਼ਾਂਤੀ। 

ਤੈਸੇ ਗੁਰਬਾਨੀ ਸੁਖਦਾਨੀ ਕਾਨੀ ਸੁਨਿ ਸਿੱਖ, 

ਮੋਦ ਹੋਤ ਸ੍ਰਾਂਤ' ਜਿਮ ਪਾਇ ਗਨ ਚਾਤਕੀ? ਸ੍ਰਾਂਤੀ ਝੂੰਦ। “ਬਹੁਤੇ ਪਪੀਹੇ। 

॥੮੫॥ 

ਗੁਰੂ ਕਾ ਪ੍ਰਤਾਪ ਪੇਖ ਭਜੋ ਪ੍ਰਤਾਪ' ਤਬਿ, (ਈਰਖਾ ਦਾ) ਬਹੁਤਾ ਸਾੜਾ। 

ਕਾਜੀ ਔਰ ਪੰਡਿਤ ਮੁੱਲਾਂਨਜੋਂ ਕੇ ਚਿੱਤ ਮੈਂ। 

ਆਇ ਗੁਰ ਪਾਸ ਖਾਸ ਚਰਚਾ ਚਲਾਵੈਂ! ਭਾਵੈ”, __'ਚਰਚਾ ਚਲਾਉਂਦੇ ਹਨ। “(ਉਨ੍ਹਾਂ ਨੂੰ ਇਹ ਗੱਲ) ਚੰਗੀ ਲੱਗਦੀ 
ਹੈ। 

ਜਲਪ ਬਤਿੰਡੇ ਹਠ ਠਾਨਿ ਕੈ ਕੁਹਿੱਤ ਮੈਂ”। 'ਹਠ ਤੇ (ਕੁਹਿਤ) ਵੈਰ ਭਾਵ ਕਰ ਕੇ ਜਲਪ ਤੇ ਵਿਤੰਡਾ ਚਰਚਾ 
ਹੀ ਹੁੰਦੀ ਹੈ। (ਜਲਪ ਤੇ ਵਿਤੰਡਾ ਦੇ ਅਰਥਾਂ ਲਈ ਦੇਖੋ 
ਬਿਸ੍ਹਾਮ ੩ ਦੇ ਅੰਕ ੮੮ ਦੀਆਂ ਟਿੱਪਣੀਆਂ ੧ ਤੇ ੨। 

ਬਾਨੀ ਗੁਨਖਾਨੀ ਸੁਖਦਾਨੀ ਗੁਰ ਐਸ ਰਰੈਂ, 

ਸੁਨਿ ਕੈ ਸੁ ਉੱਤਰ ਨਿਰੁੱਤਰ ਹੂ ਜਿੱਤ ਮੈ'। 'ਜਿਸ (ਗੁਰਬਾਣੀ) ਨੂੰ। 

ਸੋਈ ਸਭਿ ਸੂਰਜ ਪ੍ਰਕਾਸ਼ ਮੈਂ ਬਿਲਾਸ ਲਿਖੇ 

ਗੁੰਥ ਕੇ ਬਢਨਿ ਡਰਿ ਲਿਖੇ ਨਾਹਿ ਇੱਤ ਮੈ! 'ਇਸ (ਗ੍ਰੰਥ) ਵਿੱਚ। 

॥੮੬॥ 

ਦੋਹਰਾ: 

ਹਿੰਦੂ ਚਾਰੋਂ ਬਰਨ ਕੇ, 

ਤੁਰਕ ਔਰ ਚੰਡਾਲ। 

ਹੋਵਤਿ ਗੁਰ ਕੇ ਸਿੱਖਸ ਸਭਿ, 

ਨਿਤ ਪ੍ਰਤਿ ਆਇ ਬਿਸਾਲ ॥੮੭॥ 

ਨਾਮ ਰਰੋਂ ਭਗਤੀ ਕਰੋ, 

ਬੁਹਮ ਉਪਾਸੋ ਏਕ। 

ਯਹਿ ਸਤਿਗੁਰ ਉਪਦੇਸ ਦੈ, 

ਪੁਚਾਰਯੋ ਮਤ ਨੇਕ ॥ ੮੮ ॥ 

ਪੂਜਨ ਮੜੀ ਮਸਾਣ ਸਭਿ, 

ਔਰ ਪਖੰਡਨ ਕੇਰ। 

ਤਬਿ ਸਭਿ ਦਯੋ ਹਟਾਇ, 

ਗੁਰ ਧਰਮ ਬਢਯੋ ਯੋਂ ਫੇਰ ॥੮੯॥ 

ਚੌਪਈ: 

ਪਾਹਨ ਮੁਰਤਿ ਭੈਰਵ ਮੀਰਾਂ”। ਗਇਕ ਸੰਤ ਜਿਸ ਦੀ ਕਬਰ 'ਅਮਰੋਹੇ' ਜ਼ਿਲ੍ਹਾ ਮੁਰਾਦਾਬਾਦ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 157 


ਗੋਰ! ਮੜੀ ਮਠ ਪੀਰ ਫਕੀਰਾਂ। 

ਕੂਰੇ ਯਹਿ ਪੂਰੇ ਦਿਖਰਾਏ। 

ਮੰਨਣ ਤੈ ਸਬਿ ਲੋਗ ਹਟਾਏ ॥੯੦॥ 
ਜਿਨ ਕੇ ਥੇ ਤਿਨ ਪਰਹਿ' ਗੁਜਾਰੇ?। 
ਕਾਜੀ ਢਿਗ ਵਹਿ ਮੂਢ ਪੁਕਾਰੇ। 

ਮਿਲੇ ਮਜਾਵਰ' ਦਿਜ? ਅਰ ਕਾਜੀ। 

ਗਏ ਨਵਾਬ ਪਾਸ ਮਿਲਿ ਪਾਜੀ' ॥੯੧॥ 
ਚੁਗਲੀ ਉਗਲੀ' ਗੁਰ ਕੀ ਜਾਈ। 

ਨਾਨਕ ਸ਼ਰ੍ਹਾ ਨ ਮਾਨਤਿ ਕਾਈ। 

ਦੈ ਉਪਦੇਸ਼ ਮਾਰਫਤ' ਲੋਗਹਿਂ। 

ਛੋਡਤਿ ਨਾਹਿ ਸ਼ਰ੍ਹਾ ਕੇ ਜੋਗਹਿੰ' ॥੯੨॥ 
ਤਾਰਕ! ਦੁਨੀਆ ਨਾਨਕ ਹੱਯੇ। 

ਤਿਹ ਨਿਜ ਦੀਨ ਮਨਾਵਨ ਚੱਹਯੇ। 

ਉਨ ਕੀ ਸੁਨਿ ਨਵਾਬ ਮਨਿ ਭਾਯੋ। 

ਗੁਰੁ ਕੋ ਮਹਿਯਦ' ਵੀਚ ਬੁਲਾਯੋ ॥ ੯੩ ॥ 
ਕਹਜੋ ਕਬੂਲੋ' ਦੀਨ ਹਮਾਰਾ। 

ਪਢੋਂ ਨਿਵਾਜ ਹਮਾਰ ਸੰਗਾਰਾ'। 

ਗੁਰੂ ਕਹਯੋ ਹਮ ਦੀਨ ਖੁਦਾਈ'। 

ਪਢੋਂ ਨਿਵਾਜ ਤੁਮਾਰ ਸੰਗਾਈ ॥ ੯੪॥ 
ਪਦਢਿਨ ਨਿਵਾਜ ਜਬੈ ਵਹਿ ਲਾਗੇ। 

ਬੈਠ ਰਹੇ ਗੁਰੁ ਹਰਿ ਅਨੁਰਾਗੇ'। 

ਪਢਿ ਨਿਵਾਜ ਕਾਜੀ ਪੁਨ ਕਹਾ। 

ਨਾਨਕ ਸ਼ਾਹਿ ਬੈਠ ਕਯੋਂ ਰਹਾ? ॥ ੯੫॥ 
ਕਹੋ ਗੁਰੂ ਤੂੰ ਅਪਨੇ ਘਰ ਮੈ। 
ਪਕਰਨਿ ਗਯੋ ਬਛੇਰੀ ਕਰ ਮੈ'। 

ਮਨ ਤੁਵ ਲਗਾ ਦੁਨੀ ਕੇ ਕਾਰੈ”। 

ਹਮ ਕਿਸ ਸੰਗ ਨਿਵਾਜ ਗੁਜਾਰੈਂ? ॥੯੬॥ 


ਯੂ.ਪੀ. ਵਿੱਚ ਹੈ। (ਅ) ਮਲੇਰ ਕੋਟਲੇ ਦਾ ਇਕ ਪੀਰ ਜਿਸ ਦੀ 
ਕਬਰ 'ਤੇ ਜਾ ਕੇ ਇਸਤ੍ਰੀਆਂ ਚੌਕੀਆਂ ਭਰਦੀਆਂ ਹਨ ਅਤੇ 
ਆਪਣੇ ਵਿੱਚ ਮੀਰਾਂ ਪ੍ਰਵੇਸ਼ ਹੋਇਆ ਦੱਸ ਕੇ ਖੇਡਦੀਆਂ ਤੇ 
ਪ੍ਰਸ਼ਨਾਂ ਦੇ ਉੱਤਰ ਦੇਂਦੀਆਂ ਹਨ। 

'ਕਬਰਾਂ। 


'ਉੱਪਰ, ਆਸਰੇ। “ਰੁਜ਼ਗਾਰ। 





158 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਿ ਨਵਾਬ ਪਢਤੋਂ ਸੰਗ ਮੋਰੇ। 

ਗੁਰੁ ਕਹਿ ਤੁਮੂੰ' ਖਰੀਦਤਿ ਘੋਰੇ। ਤੂੰ ਤਾਂ 

ਯਹਿ ਸੁਨਿ ਕਰਿ ਨਵਾਬ ਬਿਸਮਾਯੋ। 

ਗੁਰੁ ਕੋ ਵਲੀ! ਸਹੀ ਲਖ ਪਾਯੋ?” ॥੯੭॥ ਕਰਾਮਾਤੀ, (ਅ) ਅੱਲਾ ਦਾ ਪਿਆਰਾ। “ਜਾਣ ਲਿਆ। 
ਜੂਮੇਂ ਕਦਮ' ਗੁਰੂ ਕੇ ਜਬੈ। 'ਚਰਨ ਚੁੰਮੇ। 

ਭਈ ਕਲਯਾਨ ਤਾਹਿ ਕੀ ਤਬੈ। 

ਦੋਇ ਕਬੀਲੇ' ਥੇ ਤਿਸ ਕੇਰੇ। ਟੱਬਰ ਭਾਵ ਵਹੁਟੀਆਂ। 

ਪੁੱਤੂਨ ਕੀ ਕਰਿ ਚਾਹਿ ਬਧੇਰੇ ॥ ੯੮ ॥ 

ਵਹਿ ਭੀ ਲਗੀ ਚਰਨ ਗੁਰ ਜੀ ਕੇ। 

ਦਏ ਦੁਹਿਨ ਸੁਤ ਦੋਂ ਦੋ ਨੀਕੇ। 


ਤੁਰਕ ਭਏ ਸ਼ਰਮਿੰਦੇ ਸਾਰੇ ॥੯੯॥ 
ਕੁਛਕ ਕਾਲ ਪ੍ਰਭੂ ਤਹਾਂ ਨਿਵਾਸੇ। 
ਪੁਤਿ ਦਿਨਰਵਿ ਸਮਾਨ ਪੁਗਾਸੇ ।੧੦੦॥ 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਆਦਿ ਗੁਰੂ ਕੇ ਬਾਲ ਚਰਿਤ 
ਬਰਨਨੰ ਨਾਮ ਪੰਚਮੋ ਬਿਸ੍ਰਾਮ ॥੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 159 


੬. (ਪਹਿਲੀ ਉਦਾਸੀ (ਪੂਰਬ ਦੀ), ਏਮਨਾਬਾਦ ਮਲਕ ਭਾਗੋ, ਕੁਰੁਖੇਤ੍ ਸੂਰਜ ਗੁਹਣ, ਨਾਨੂ ਪੰਡਿਤ ਨਾਲ 


2? << ਹੋ. 


ਚਰਚਾ, ਪਾਨੀਪਤ ਸ਼ੇਖ਼ ਸ਼ਰਫ਼ ਮਿਲਿਆ, ਦਿੱਲੀ ਮਜਨੂੰ ਦੇ ਟਿੱਲੇ, ਇਬਹਾਰੀਮ ਬਾਦਸ਼ਾਹ ਦੀ ਕੈਦ 'ਚੋਂ ਸਾਧੂ 
ਛੁਡਾਏ, ਕਾਂਸ਼ੀ 'ਚ ਪੰਡਿਤਾਂ ਨਾਲ ਚਰਚਾ ਤੇ ਕਬੀਰ ਆਦਿ ਭਗਤਾਂ ਨੂੰ ਮਿਲੇ) 

ਦੋਹਰਾ: 

ਸੁਧਾ ਸਰੋਵਰ! ਰਚਯੋ ਜਿੰਹਿ, ਅੰਮ੍ਰਿਤ ਦਾ ਸਰੋਵਰ (ਸ੍ਰੀ ਅੰਮ੍ਰਿਤਸਰ)। 

ਪਾਪ ਨਿਰਾਸ ਹੁਰਾਸ'। ਸਮੂਹ ਪਾਪਾਂ ਤੋਂਰੱਖਿਆ ਕਰਨ ਵਾਲੇ ਹਨ (ਹਾਰਿਸ- ਰਾਖਾ 
(ਇਕ ਬਚਨ) ਹੁੱਰਾਸ- ਰਾਖੇ (ਬਹੁ ਵਚਨ)।] 

ਵੇ ਗੁਰੁ' ਬਿਘਨ ਬਿਨਾਸ ਕੈ, 'ਉਹ ਗੁਰੂ (ਸ੍ਰੀ ਗੁਰੂ ਰਾਮਦਾਸ ਜੀ)। 

ਪੁਰਵੈਂ ਮਮ ਮਨਿ ਆਸ ॥੧॥ 

ਕਬਿੱਤ: 

ਪਰਨਾ! ਗਹਜੋ ਹੈ ਆਨਿ ਰਾਵਰ ਕੇ ਚਰਨਾ ਕਾ, _'ਆਸਰਾ। 

ਸਤਿਨਾਮੁ ਬਿਨਾ ਜਾਨੋ ਔਰ ਨਾ ਉਚਰਨਾ'। 'ਉਚਾਰਨਾ, ਬੋਲਣਾ। 

ਚਰਨਾ ਮੈ ਰਾਖ ਹੋ ਤੋ ਚਾਖ ਹੋਂ ਪੇਮ ਰਸ, 

ਨਾਖ ਹੋਂ ਦੁਰਾਸ' ਅਭਿਲਾਖ ਹੋਂ ਅਵਰ ਨਾ?। 'ਖੋਟੀ ਆਸਾ (ਰੂਪ ਨਦੀ ਤੋਂ) ਲੈਘ ਜਾਵਾਂਗਾ। “ਹੋਰ (ਕੁਝ) 
ਨਹੀਂ ਚਾਹੁੰਦਾ। 

ਵਰ' ਨਾ ਲਗਤ ਕਿਛੁ ਔਰ ਹਰਿ ਗਜਾਨ ਗਾਇ?, _'ਚੰਗਾ। “ਗਿਆਨ ਸਿੰਘ ਕਹਿੰਦਾ ਹੈ। 


ਪਾਇ ਬ੍ਰਹਮ ਗਯਾਨ ਅਗਯਾਨ ਚਹੋਂ ਦਰਨਾ'। __'ਦਲਨਾ, ਨਾਸ ਕਰਨਾ। 
ਦਰ' ਨਾ ਔਰ ਜਹਾਂ ਜਾਊਂ ਗੁਰੁ ਰਾਮਦਾਸ, 'ਦਰਵਾਜ਼ਾ। 
ਆਸ ਤੋਸ ਦਾਸ ਖਾਸ ਤੋ ਬਿਨ ਅਪਰ ਨਾ! '(ਖਾਸ) ਆਪਣੇ ਦਾਸਾਂ ਤੇ (ਆਸ) ਛੇਤੀ (ਤੋਸ) ਪੂਸੰਨ ਹੋਣ 


॥੨॥ ਵਾਲਾ (ਸਤਿਗੁਰੂ ਜੀ) ਤੇਰੇ ਬਿਨਾਂ ਹੋਰ ਕੋਈ ਵੀ ਨਹੀਂ ਹੈ। 

ਬਰਨਨ' ਕਰਤਿ ਚਰਿਤ ਅਬਿ ਆਦਿ ਗੁਰ, 'ਕਥਨ। 

ਆਧਿ' ਐ ਬਯਾਧਿ£ ਜੋ ਉਪਾਧਿ! ਕੇ ਹਰਨ ਹੈਂ”। _'ਮਨ ਦੇ ਆਸਰੇ ਹੋਣ ਵਾਲੇ ਚਿੰਤਾ ਆਦਿਰੋਗ। 'ਸ਼ਰੀਰ ਦੇ 
ਆਸਰੇ ਹੋਣ ਵਾਲੇ ਬੁਖਾਰ ਆਦਿਰੋਗ। “ਉਪਰੋਂ (ਬਾਹਰੋਂ) ਆ 
ਕੇ ਲੱਗੇ ਜਾਂ ਚਿੰਬੜਨ ਵਾਲੇਰੋਗ, ਸ਼ਸਤੂ ਆਦਿ ਦਾ ਜ਼ਖ਼ਮ ਜਾਂ 
ਪ੍ਰੇਤ ਪੀੜਾ ਆਦਿ। "ਨਾਸ ਕਰਨ ਵਾਲੇ ਹਨ। 

ਤੀਨ ਤਾਪ ਹਾਰਕ', ਪ੍ਰਹਾਰਕ ਅਖਲ ਖੇਦ, ਸਾਰੇ ਦੁੱਖਾਂ ਦੇ ਨਾਸ ਕਰਤਾ। 

ਭੇਦ ਭੂਮ ਟਾਰਕ ਨਿਵਾਰਕ ਮਰਨ' ਹੈਂ। 'ੌਤ ਨੂੰ ਦੂਰ ਕਰਨ ਵਾਲੇ। 

ਪਰਮ ਪੁੁਸੰਨਤਾ ਕੇ ਜਨਯਤਾ' ਸਦੈਵ ਕਾਲ, ਪੈਦਾ ਕਰਨ ਵਾਲੇ। 

ਮੱਨਜਤਾ' ਅਨੱਨਯਤਾ ਸੈਂ? ਚਹੀਏ ਕਰਨ ਹੈਂ। __'ਪੁਜਾ। “ਪੱਕੀ ਸ਼ਰਧਾ ਨਾਲ। 

ਦਾਯਕ ਸੁ ਫਲ ਚਾਰ ਬਿਮਲ' ਬਿਚਾਰ, 'ਉੱਜਲ। 

ਪਾਰ ਭਵ ਤੈ! ਕਰਨ ਹਾਰ ਤਾਰਨ ਤਰਨ ਹੈਂ? 'ਸੰਸਾਰ (ਸਮੁੰਦਰ ਤੋਂ)। “ਤਾਰਨ ਨੂੰ ਜਹਾਜ਼ (ਰੂਪ) ਹਨ। 

॥੩॥ 





160 


ਪੁਰ ਸੁਲਤਾਨ ਤੈ ਪਜਾਨ ਕਰਿ' ਲਵ ਪੁਰ”, 
ਜਾਨ' ਏਮਨਾ ਹੂੰ ਬਾਦ ਪੂਰਬ ਪਧਾਰ ਹੈਂ”। 


ਖੰਡ ਕੈ' ਪਖੰਡ ਮਤ ਮੰਡ ਕੈ: ਸਿਧਾਂਤ ਸਤਿ, 
ਬੇਦ ਧਰਮ ਭਗਤੀ ਸੁ ਜਗਤੀ ਬਿਥਾਰ ਹੈਂ। 
ਅਵਲ' ਉਦਾਸੀ ਜਿਮ ਲੈਂਹ ਸੁਖਰਾਸੀ ਗੁਰ, 

ਗਾਥ ਸੋ ਸੁਧਾ ਸੀ' ਇਸ ਧਯਾ ਮੈਂ ਉਚਾਰ ਹੈਂ। 
ਸੁਨੋ ਸਿਖ ਭਾਈ ਸਭਿ ਕਾਨ ਮਨ ਲਾਈ, 

ਭੂਲ ਲੀਜੀਓ ਸੁਧਾਈ ਹਮ ਸਦਾ ਭੂਲਵਾਰ ਹੈਂ 
॥੪॥ 


ਸੋਰਠਾ: 
ਕਰਨ ਦਿਗ ਬਿਜੈ' ਜੈਸ, 

ਚ਼ਰ ਹੈਂ! ਸਤਿਗੁਰ ਅਬਿ ਸੁਨੋ। 
ਕਥੋਂ ਕਥਾ ਸਬਿ ਤੈਸ, 

ਸਜਨ ਅਸੱਜਨ' ਬੰਦਿ ਪਦ ॥੫॥ 


ਸੁਨਿ ਰਬਾਬ ਤਿਹ ਰਾਗ, ਗੁਰੂ ਤਾਂ ਪਰ ਖੁਸ਼ ਹੋਏ। 
ਦੂਖ ਦਰਦ ਭੂਮ ਭੇਦ, ਪ੍ਰਭੂ ਤਿਸ ਕੇ ਸਭਿ ਖੋਏ 
॥੬॥ 

ਦਸੋ ਦਿਸਨ ਕਾ ਸੈਲ, ਕਰਨ ਹਿਤ ਕਰੀ 
ਤਿਆਰੀ। 

ਭੇਸ ਜੁਗੇਸਨ ਜੈਸ, ਧਰਯੋ ਮੁਦ ਮੰਗਲ ਕਾਰੀ। 
ਸੀਸ ਚੌਕਲਾ ਤਾਜ ਸਾਜ', ਖਫਨੀ ਗਲ ਮੇਲੀ। 
ਚੋਲਾ ਰੰਗ ਕਖਾਇ' ਅਮੋਲਾ, ਮਾਲਾ ਸੇਲੀ? 
॥੭॥ 

ਆਸਾ' ਕਰ” ਪੁਰ ਆਸ ਰਾਸ, ਦਾਸਨ ਸੁਖ 
ਦਾਯਕ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਚੱਲ ਕੇ। “ਲਾਹੌਰ। 
ਜਾਣਗੇ। “ਏਮਨਾਬਾਦ (ਤੋ' ਅੱਗੋਂ) ਪੂਰਬ (ਦੀ ਤਰਫ਼ ਨੂੰ) 


(ਸਾਰੀਆਂ) ਦਿਸ਼ਾ ਨੂੰ ਜਿੱਤਣ ਲਈ। 
'ਚੜ੍ਹਨਗੇ। 


ਵਿਰੋਧੀ 


'ਚਾਰ ਕਲੀਆਂ ਵਾਲਾ ਤਾਜ ਬਣਾ ਕੇ। 

'ਭਗਵੇਂਰੰਗ ਦਾ। “ਕਾਲੀ ਉੱਨ ਜਾਂਰੇਸ਼ਮ ਦੀ ਗੁੰਦੀ ਹੋਈਰੱਸੀ 
ਜਿਸ ਨੂੰ ਫ਼ਕੀਰ ਸਿਰ ਉਪਰ ਪੱਗ ਜਾਂ ਟੋਪੀ ਦੇ ਉਪਰ ਦੀ 
ਬੰਨ੍ਹਦੇ ਹਨ ਜਾਂ ਜਨੇਊ ਵਾਂਗ ਗਲ ਵਿੱਚ ਪਹਿਨ ਲੈਂਦੇ ਹਨ। 
'ਸੋਟਾ। “ਹੱਥ ਵਿੱਚ। “ਸਾਰੀਆਂ ਆਸਾਂ ਪੂਰੀਆਂ ਕਰਨ ਵਾਲੇ 
(ਸਤਿਗੁਰੂ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਿਯ ਮਰਦਾਨਾ ਸੰਗ, ਚਲੇ ਹਿਤ ਸੈਲ ਸੁਭਾਯਕ। 
ਪ੍ਰਥਮੈ ਸ਼ਹਰ ਲਹੌਰ ਸੈਰ ਕੇ ਤੌਰ ਪਧਾਰੇ। 
ਮਿਲੇ ਫਕੀਰ ਅਮੀਰ ਪੀਰ, ਭਈ ਗੋਸ਼ਟ' ਭਾਰੇ 


॥੮॥ 

ਨਿਹਾਰਿਓ। 

ਜਹਰ ਕਹਰ ਲਾਹੌਰ ਸ਼ਹਰ, ਸਵਾ ਪਹਰ” 
ਉਚਾਰਿਓ'। 


ਜਾਇ ਏਮਨਾ ਵਾਦ, ਨੀਕ ਥਲ ਬਿਰਿ ਤਪ 
ਕੀਨਾ। 

ਲਾਲੋ ਬਾਢੀ' ਕਰੀ ਸੇਵ, ਥਾ ਭਗਤ ਜੁ ਪੀਨਾ? 
॥੯॥ 

ਪ੍ਰੇਮ ਨੇਮ ਯੂਤ ਸੰਤ ਸੰਗ, ਮਜਲਸ' ਤਹਿ ਹੋਵੈ। 
ਲਗੀ ਰਹੇ ਨਿਤ ਭੀਰ, ਆਇ ਗੁਰ ਕੋ ਸਥਿ 
ਜੋਵੈਂ”। 

ਰੰਗਯੋ ਰਹਿ ਸਤਿਸੰਗ, ਰੰਗ ਮੈਂ ਲਾਲੋ ਭਾਈ। 
ਕਥਾ ਕੀਰਤਨ ਕੇਰ, ਰਹੈ ਝਰਿ' ਲਗੀ ਸੁਭਾਈ 
॥੧੦॥ 

ਹਾਕਮ _ਹੁਤੇ _ਪਠਾਨ, _ਤਹਾਂ ਕੇ ਅਤਿ 
ਅਨਿਆਈ'। 

ਕਰਿ ਕਰਿ ਜ਼ੁਲਮ ਅਤੁਲਮ', ਖਲਕ ਉਨਿ 
ਅਧਿਕ ਦੁਖਾਈ। 

ਖੱਤਰੀ ਹੁਤੋ ਦਿਵਾਨ, ਮਲਕ ਭਾਗੋ ਤਿਨ ਕੇਰਾ। 
ਗੁਰੁ ਸੋਂ ਰਖਤ ਬਿਬਾਦ', ਹੇਤੁ ਬੁਬਾਦ ਬਧੇਰਾ? 
॥੧੧॥ 

ਬੁਹਮ ਭੋਜ' ਤਿਹ ਕੀਨ, ਗਰਬ ਸਹਿ ਗੁਰਹਿਂ 
ਬੁਲਾਯੋ। 

ਨਹਿ ਤਹਿ ਗਏ ਸਰਬੱਗਯ ਜੱਗ ਮਹਿ, ਠੱਗਿ' ਜੁ 
ਰਚਾਯੋ। 


161 


'ਕਿਹਾ ਕਿ ਲਾਹੌਰ ਸ਼ਹਿਰ ਵਿੱਚ ਸਵਾ ਪਹਿਰ ਤੱਕ ਦੁਖਦਾਈ 
ਜ਼ੁਲਮ (ਵਰਤਦਾ ਹੈ)। “ਇਹ ਗੁਰਬਾਣੀ ਦੀ ਅਸਲ ਤੁਕ 
ਐਉਂ ਹੈ: ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥ (ਵਾਰਾਂ ਤੇ 
ਵਧੀਕ ਮਹਲਾ ੧ ਪੰਨਾ ੧੪੧੨) 


'ਤਰਖਾਣ। ਪੱਕਾ, ਪੂਰਨ। 


'ਸਭਾ। 
'ਦਰਸ਼ਨ ਕਰਦੇ ਹਨ। 


'ਝਗੜਾ। “(ਜੋ ਉਸ ਦੀ) ਬਰਬਾਦੀ (ਤਬਾਹੀ) ਦਾ ਬਹੁਤਾ 
ਕਾਰਨ ਬਣਿਆ। 


'ਬ੍ਰਹਮਣਾਂ ਲਈ ਤਿਆਰ ਕੀਤਾ ਭੋਜਨ। 


ਲਕ ਭਾਗੋ ਨੇ। 





162 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੀਚ' ਪ੍ਰੇਰਯੋ ਨੀਚ, ਵੀਚ ਗੁਰ ਸਭਾ ਬੁਲਾਏ। 

ਨਯੋ ਕੁਰਾਹੀ ਭਯੋ, ਕੌਨ ਤੂੰ ਜਾਤਿ ਕਹਾਏ? 
॥੧੨॥ 

ਜਾਤਿ ਪਾਤਿ' ਬ੍ਰਹਮ ਭੋਜ ਛੋਡ, ਸ਼ੂਦਰ ਘਰਿ ਖੈ 'ਗੋਤ। 


ਸਾਧੂ, ਧਰਮ ਦਾ ਆਗੂ। 
'ਹੰਕਾਰ। 


ਤੁ ਲੈਣ ਦੇਣ। “ਕੁਝ ਵੀ ਤੇ ਕਿਤੇ ਵੀ। 
ਕਿਤਿ” ॥੧੩॥ 
ਚੌਪਈ: 
ਤੁਮਰਾ ਖਾਨਾ ਖੂਨ ਅਲੂੰਦਾ । 
ਲਾਲੋ ਕੀਰੋਟੀ ਸਮ ਦੂਧਾ। 
ਯਹਿ ਕਹਿ ਟੁੱਕਰ ਲੈ ਕਰ ਦੋਈ। 
ਦੂਧ ਲਹੂ ਟਪਕਾਯੋ' ਸੋਈ ॥ ੧੪॥ 
ਪਿਖਿ ਅਚਰਜ ਬਡ ਲੋਗਨਿ ਮਾਨਾ। 
ਨੀਕ ਨਰਨਿ ਗੁਰਿ ਈਸ ਪੁਮਾਨਾ। 
ਭਾਗੋ ਜਲ ਬਲ ਲੱਜਤ ਹੂੰ ਕੈ। 
ਬਾਚ' ਅਵਾਚ? ਕਠੋਰ ਸੁਨੈ ਕੈ ॥ ੧੫॥ 
ਜਾਦੂਗਰ ਸਿਹਰੀ' ਬਤਲਾਯੋ। 
ਗੁਰ ਕੋ ਤਹਿ ਤੈ ਤੁਰਤ ਉਠਾਯੋ। 
ਲਾਲੋ ਐ ਮਰਦਾਨੇ ਤਾਈਂ। 
ਕਰਯੋ ਬਿਇੱਜ਼ਤ ਕੋਪ ਮਹਾਈਂ ॥੧੬॥ 
ਹੈ ਸਮਰੱਥ ਜਗਤ ਜਨ ਜੋਈ। 
ਤਾਹਿ ਨਿਰਾਦਰ ਹੋਇ ਤ ਹੋਈ। 
ਪੈ ਵਹਿ ਨਿਜ ਹਿਤ ਕੋਪ ਨ ਕਰਿ ਹੈ। 
ਨਾਹਿ ਨਿਰਾਦਰ ਦਾਸਨਿ ਜਰ ਹੈ ॥੧੭॥ 
ਰਾਜਨੀਤਿ ਯਹਿਰੀਤਿ ਸਨਾਤਨ'। 
ਸਹੀ ਸਯਾਨੇ ਕਹਤਿ ਪੁਰਾਤਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 163 


ਜਯੋਂ ਰਘੁਪਤਿ' ਭ੍ਰਿਗਿਪਤਿ” ਕੀ ਸਹੀ। 

ਬਹੁਤ ਨ ਆਗੇ ਤੇ ਕੁਛ ਕਹੀ ॥ ੧੮ ॥ 

ਪੈ ਜਬਿ ਉਨਿ ਸੰਗੀ ਡਰ ਪਾਏ। 

ਤਬਿ ਸਕੋਪ ਤਿਹ ਓਪ' ਘਟਾਏ। 

ਛੀਨਿ ਕੁਵੰਡ' ਦੀਨ ਬਨਬਾਸੂ। ਧਨੁਖ। 

ਅਜੋ ਨ ਅਯੋ ਗਯੋ ਧਰਿ ਤ੍ਰਾਸੂ' ॥ ੧੯॥ 'ਡਰ। 

ਪੁਨਾ ਭੀਲਨੀ ਕੀ ਜਸ ਕਥਾ। 

ਰਿਖਿ ਮਤੰਗ ਥੀ ਕੀਨੀ ਜਥਾ”। 'ਜਿਵੇਂ (ਨਿਰਾਦਰੀ)। 

ਅਧਿਕ ਆਪ ਤੇ ਦਾਸ ਬਡਾਈ। 

ਕਰਵਾਈ ਰਘੁਰਾਈ ਭਾਈ! ॥ ੨੦॥ 'ਰਾਮ ਚੰਦਰ ਨੂੰ (ਇਹ ਗੱਲ) ਚੰਗੀ ਲੱਗੀ। 
ਤਯੋਂ ਭੀਖਮ ਕੀ ਬਾਤ ਰਖਾਈ। 

ਜਦੁਪਤਿ' ਅਪਨੀ ਪੈਜ ਹਰਾਈ”। 'ਕ੍੍‌ਸ਼ਨ ਨੇ। “ਪ੍ਰਤੱਗਿਆ (ਕਿ ਮੈਂ_ਜੰਗ 'ਚ ਸ਼ਸਤਰ ਨਹੀਂ 


ਪਕੜਾਂਗਾ) ਛੱਡ ਦਿੱਤੀ। 


ਦਰਜੋਧਨ ਤੈ ਸਹਯੋ ਨਿਰਾਦਰ। 
ਲਾਜ ਦੋੋਪਤੀ ਰੱਖੀ ਕਾਦਰ! ॥ ੨੧॥ 'ਸ਼ਕਤੀਵਾਨ (ਕ੍ਰਿਸ਼ਨ) ਨੇ। 
ਨਹਿ ਪ੍ਰਹਿਲਾਦ ਕਾ ਦੂਖ ਸਹਾਰਯੋ। 


ਧਾਰਯੋ ਤਨ ਅਦਕਭੁਤ', ਦਨੁੂ” ਮਾਰਜੋ। ਅਸਚਰਜ ਸ਼ਰੀਰ (ਨਰਸਿੰਘ) ਦਾ। “ਦੈਂਤ (ਹਰਨਾਖਸ਼) 
ਨਾਮੇ ਹਿਤ ਨਿਜ ਦੇਵਲ' ਫੇਰਯੋ। 'ਮੰਦਰ। 

ਤੰਦੂਆ ਹਤਯੋ ਫੀਲ' ਜਬਿ ਟੇਰਯੋ? ॥ ੨੨॥ (ਐਰਾਪਤ) ਹਾਥੀ ਨੇ। “ਕਿਹਾ। 
ਸਾਚ ਸਾਖ! ਯਹਿ ਬੇਦ ਉਚਰ ਹੈ। 'ਉਗਾਹੀ। 

ਦਾਸਨ ਹਿਤ ਈਸ਼ੂਰ ਤਨ ਧਰਿ ਹੈ। 

ਏਹੀ ਸਾਖ ਦਸਮ ਗੁਰ ਕਹੀ। 

ਵੀਚ ਚੌਪਈ ਪੇਖੋ ਸਹੀ ॥ ੨੩ ॥ 

'ਸੰਤਨ ਦੁਖ ਪਾਏ ਤੇ ਦੁਖੀ। 

ਸੁਖ ਪਾਏ ਸਾਧਨ ਕੇ ਸੁਖੀ'। 

ਅਬਿ ਤਜੋਂ ਕੋਪ ਹੋਇ ਗੁਰ ਨਾਨਕ। 

ਦਯੋ ਸਾਪ' ਦੁਸ਼ਟੋਂ ਕੋ ਭਜਾਨਕ। 

ਅਪਨੀ ਤੋ ਨਿਰਾਦਰੀ ਸਹੀ। 

ਮਰਦਾਨੇ ਲਾਲੋਂ ਹਿਤ ਕਹੀ ॥ ੨੪॥ 

ਆਸਾਰਾਗ ਤਿਲੌਗ ਮਝਾਰੀ। 





164 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ਬਦ ਉਚਾਰੇ ਐਸ ਮੁਰਾਰੀ'। 

ਜਾ ਤੇ ਦੁਸਟਨ ਕੀ ਜਰ' ਜਾਵੈ। 

ਕੀਤੇ ਅਪਨੇ ਕਾ ਫਲ ਪਾਵੈ ॥੨੫॥ 

ਬਾਤ ਭਵਿਸ਼ਤ' ਜੈਸ ਉਚਾਰੀ। 

ਤੈਸੇ ਭਈ ਗਈ ਨਹਿ ਆਰੀ'। 

ਪੋਤ' ਡੁਬਤਿ ਇਕ ਪਾਪੀ ਤੈ ਜ੍ਯੋਂ। 

ਬਾਦ ਏਮਨਾ ਹੋਯੋ ਸਤ! ਤਯੋਂ ॥੨੬॥ 

ਬਾਈ ਬਰਸ ਕਹੀ ਜੁ ਅਗਾਰੀ। 

ਬਾਬਰ ਆਇ ਕਰੀ ਵਹਿ ਸਾਰੀ'। 

ਗਾਰਤ' ਕਤਲ ਸ਼ਹਿਰ ਜਜੋਂ ਹ੍ੈ ਹੈ। 

ਆਗੈ ਚਲ ਭਲ ਸਭਿ ਕਹਿ ਦੈ ਹੈਂ ॥੨੭॥ 

ਦੋਹਰਾ: 

ਸ਼ਹਿਰ ਏਮਨਾ ਬਾਦ ਤੈ, 

ਗੁਰੂ ਰਵਾਨੇ ਹੋਇ'। 

ਜਾਇ ਅਨਤ ' ਤਾਰੇ ਜਿਤੇ, 

ਗਨਤ' ਸਕੇ ਕਰਿ ਕੋਇ ॥੨੮॥ 

ਤਲਵੰਡੀ ਮੈ ਜਾਇ ਪੁਨ, 

ਨਿਜ ਸਬੰਧੀਅਨ ਤਾਇ। 

ਦੈ ਦਰਸ਼ਨ ਹਰਸਨ ਘਨੌ', 

ਬਾਲਾ ਲਯੋ ਸੰਗਾਇ ॥ ੨੯ ॥ 

ਪੰਦ੍ਹਾਂ ਸਏ ਛਿਪੰਜਵੇਂ, 

ਤਲਵੰਡੀ ਤੈ ਚੱਲ। 

ਹੁਜਰੇ ਸ਼ਾਹ ਮੁਕੀਮ ਜਾ', 'ਮੁਕੀਮ ਸ਼ਾਹ ਦੇ ਮਕਬਰੇ (ਪਾਸ) ਜਾ ਕੇ। 
ਗਾਯੋ ਸ਼ਬਦ ਅਚੱਲ ॥ ੩੦ ॥ 

ਚੌਪਈ: 

ਮੇਲਾ ਹੁਤੋ ਤਹਾਂ ਤਬਿ ਭਾਰੀ। 

ਮਸਤ ਭਏ ਸੁਨਿ ਸਬਿ ਨਰ ਨਾਰੀ। 

ਦੇਹ ਗੇਹ' ਸੋਂ ਨੇਹ? ਭੁਲਾਨੇ। 'ਘਰ। “ਮੋਹ। 
ਲਗਨ ਵੀਚ ਹੂੈ ਮਗਨ ਥਿਰਾਨੇ' ॥੩੧॥ 'ਟਿਕ ਕੇ ਬੈਠ ਗਏ। 
ਸੱਯਦ ਸ਼ਾਹ ਮੁਕੀਮ ਮੁਹੰਮਦ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 165 


ਸੋ ਆਯੋ ਪੁਨ ਪਢਿ ਅਲਹੰਮਦਾ। 


ਪਿਖ ਤਸੀਰ' ਗੁਰੁਬਾਨੀ ਕੇਰੀ। 

ਤੱਜਬ' ਰਹਿ ਨਿਜ ਗੱਜਬ ਗੇਰੀ ॥ ੩੨॥ 
ਕਰੇ ਸ੍ਰਾਲ ਕਮਾਲ' ਅਪਾਰੇ। 

ਸ਼ਰ੍ਹਾ ਤਰੀਕਤ” ਹਕੀਕਤ” ਵਾਰੇ”। 


ਔਰ ਮਾਰਫ਼ਤ' ਸਿਫ਼ਤ ਖੁਦਾ ਕੇ। 

ਉੱਤੁ ਮਿਲੇ ਐਨ' ਮਨਸ਼ਾ ਕੇ ॥੩੩॥ 

ਪਿਖਿ ਮੁਰਾਕਬੇ' ਮਾਹਿ ਹੋਸ਼ ਖ੍ਰੈ”। 

ਜੋਸ਼ ਮਜਬ ਤਜਿ ਕਦਮ ਬੋਸ ਹੂੰ'। 

ਮਾਨ ਸਵਾਬ' ਅਦਾਬ? ਗਯੋ ਕਹਿ। 

ਤੂਰਨ' ਗੁਰੁ ਪੂਰਨ, ਮਗ ਅਨ ਲਹਿ” ॥੩੪॥ 
ਸਿੱਖਨ ਕੋ ਸੁਖ ਸੰਪਤਿ ਪੂਰਤਿ'। 

ਜ਼ੂਹਣੀ' ਗਏ ਸੁ ਮੁਹਿਣੀ ਮੂਰਤਿ। 


ਹਿੰਦੂ ਤੁਰਕ ਪੀਰ ਫਾਕੀਰੂ। 
ਆਵਹਿ ਜਾਵਹਿੰ ਗੁਰ ਕੇ ਤੀਰੂ' ॥ ੩੫॥ 
ਪਰਾ ਬਹੀਰ ਭਈ ਬਡ ਭੀਰ”। 


ਬਾਨੀ ਸੁਨਿ ਗੁਰ ਕੀ ਸੁਖ ਕਰਨੀ। 
ਭੂਲ ਗਏ ਸਭ ਚਰਚਾ ਕਰਨੀ ॥ ੩੬॥ 
ਦੰਭ ਦਰਪ' ਛਲ ਛੋਰਿ ਅਪਾਰੇ। 

ਸੁਨਿ ਬਹੁ ਸਿਖ ਪਰੇ ਭਵ' ਪਾਰੇ। 
ਸੈਲ ਮਾਲਵੇ ਕਾ ਪੁਨ ਕੀਨਾ। 

ਤਾਰੇ ਅਨਗਨ ਲੋਗ ਨਵੀਨਾ ॥ ੩੭॥ 
ਢਿਗ ਮਗਵਾਲ ਗਾਂਮ' ਗੁਰ ਥਿਰ ਕੈ। 
ਬੈਰਾਗੀ ਲੋਗਨ ਕੋ ਘਿਰ ਕੈ'। 

ਕਰਿ ਪਰਚਾ” ਹਰਿ ਚਰਚਾ ਜੀਤੇ। 


ਸਾਚੇ ਮਗ ਮੈ ਲਾਵਨ ਕੀਤੇ ॥ ੩੮॥ 
ਹੈ ਅਬਿ ਆਲੀਸ਼ਾਨ ਮੁਕਾਮ'। 


ਕੁਰਾਨ ਦੀ ਪਹਿਲੀ ਸੂਰਤ ਦਾ ਨਾਉਂ। (ਅ) ਉਸਤਤ, 
ਵਡਿਆਈ। 

'ਅਸਰ, ਪ੍ਰਭਾਵ। 

ਹੈਰਾਨ। “ਗੁੱਸਾ ਛੱਡ ਕੇ। 

ਪੂਰਨ, ਮੁਕੰਮਲ, ਚੰਗੇ। 

'ਕਰਮ ਕਾਂਡ। “ਅੰਤਹ ਕਰਣ ਦੀ ਸ਼ੁਧੀ ਦਾ ਤ੍ਰੀਕਾ, ਉਪਾਸ਼ਨਾ। 
ਅਸਲੀਅਤ, ਗਿਆਨ ਅਵਸਥਾ। "ਵਾਲੇ। 

ਆਤਮ ਗਿਆਨ। 

'ਲੀਕ। ਇੱਛਾ ਦੇ (ਅਨੁਸਾਰ)। 

'ਸਮਾਧੀ। “ਭੂਲਾ ਕੇ। 

'ਚਰਨ ਚੁੰਮਣ ਵਾਲਾ ਹੋ ਕੇ। 

'ਪੁੰਨ। “ਅਦਬ ਦਾ ਬਹੁ-ਬਚਨ ਭਾਵ ਨਮਸਕਾਰ। 

ਛੇਤੀ। “ਹੋਰਰਸਤਾ ਲਿਆ। 

'ਸਮੱਗ੍ਹੀ ਨਾਲ ਭਰ ਦੇਣ ਵਾਲੇ ਗੁਰੂ। 

'ਜ਼ਿਲ੍ਹਾ ਲਾਹੌਰ (ਪਾਕਿਸਤਾਨ) ਦੀ ਇਕ ਤਸੀਲ ਦਾ ਪ੍ਰਧਾਨ 
ਨਗਰ। 


'ਕੋਲ, ਪਾਸ। 
ਲਈ ਇਹ ੩੬ ਨੰ: ਅੰਕ ਤਿੰਨਾਂ ਹੀ ਤੁਕਾਂ ਦਾ ਰਹਿ ਗਿਆ ਹੈ। 


'ਹੰਕਾਰ। 
'ਸੰਸਾਰ (ਸਮੁੰਦਰ) ਤੋਂ। 


'ਜੰਗਰੂਰ ਸ਼ਹਿਰ ਦੇ ਨੇੜੇ ਮਗਵਾਲ ਨਾਮ ਦਾ ਇਕ ਪਿੰਡ ਜਿੱਥੇ 
ਹੁਣ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ। 


(ਘੇਰਾ ਪਾ ਕੇ ਭਾਵ ਇਕੱਠੇ ਕਰਕੇ। 
(ਕਰਾਮਾਤ ਦਾ ਚਮਤਕਾਰ। 


ਅਸਥਾਨ ਭਾਵ ਗੁਰਦੁਆਰਾ। 





166 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਹਿਂ ਗੁਰੁ ਕਾ ਨਨਕਾਨਾ ਨਾਮ। 
ਭੂਪ ਸਰੂਪ ਸਿੰਘ ਬਨਵਾਯੋ। 
ਲੈਗਰ ਜਾਰੀ ਹੈ ਕਰਵਾਯੋ ॥ ੩੯॥ 


ਆਏ ਜਨ ਸੁਨਿ ਭੇਤ ॥੪੦॥ 
ਚੌਪਈ: 

ਗੋਸ਼ਟ ਭਈ ਸਿੱਧਨ ਸੋ ਭਾਰੀ। 

ਬਾਨੀ ਸੁਨਿ ਹੋਏ ਮੁਦ ਭਾਰੀ। 

ਸਮੇਂ ਗੁਹਣ ਇਕ ਨ੍ਰਿਪ ਪ੍ਬੀਨਾ। 

ਗੁਰ ਕੇ ਪਰਖਨ ਹਿਤ ਅਸ ਕੀਨਾ ॥੪੧॥ 

ਮ੍ਰਿਗ ਸ਼ਿਕਾਰ ਭੇਟ ਧਰਿ ਤਬਿ ਹੀ। 

ਭਾਖਯੋ ਛਕੋ ਛਕਾਵੋ ਅਬਿ ਹੀ। 

ਸੋ ਹਾਡੀ' ਮੇਂ ਪਕਨਾ ਧਰਜੋ। 

ਪੇਖ ਸ਼ੋਰ ਮੇਲੇ ਮੈਂ ਪਰਯੋ ॥੪੨॥ 

ਪੰਡਿਤ ਨਾਨੂ ਥਾ ਤਹਿਂ ਭਾਰਾ। 

ਸੋ ਕਹਿਲਾਵਤ ਹਰਿ ਅਵਤਾਰਾ। 

ਲੈ ਨਿਜ ਸੰਗ ਭੀਰ ਬਹੁ ਆਯੋ। 

ਬਾਦਹਿ' ਬਾਦਿ” ਬਿਬਾਦ” ਬਢਾਯੋ । ੪੨ ॥ 'ਬਿਅਰਥ ਹੀ। “ਝਗੜਾਲੂ ਨੇ। 'ਝਗੜਾ। 
ਹਿੰਦੂ ਕੌਨ ਅਹੇ ਜਗ ਮਾਹੀ। 

ਮਾਸ ਪਕਾਇ ਗੁਹਨ ਮੈ ਖਾਹੀ। 

ਆਪ ਅਚਾਰਯ ਆਰਯ ਅਹੇ'। 'ਧਰਮ ਦੇ ਸ੍ਰੇਸ਼ਟ ਆਗੂ ਹੋ। 

ਕਯੋਂ ਫਿਰ ਮਾਸ ਪਕਾਵਨ ਬਹੇ ॥ ੪੪॥ 

ਯੌ ਪੁਨ ਉੱਤੁ ਗੁਰੁ ਉਚਾਰੇ। 


<= ਠ੧ ੨ ੩ <= 


ਹੈਂ ਹਮ ਹਿੰਦੁ ਤੁਰਕ ਤੈ ਨਯਾਰੇ। 
ਹਿੰਦੂ ਤੁਰਕ ਦੁਹਿਨ ਤੈ ਨਯਾਰੋ। 
ਫੱਕਰ ਜਾਤਿ ਇਲਾਹੀ ਧਾਰੋ' ॥ ੪੫ ॥ 
ਛੁਹਿ ਪਾਰਸ ਜਜੋਂ ਤਾਂਬਾ ਲੋਹਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 167 


ਅਲੱਗ ਉਭੈ ਤੇ' ਸੋਨਾ ਸੋਹਾ?। 

ਹਿੰਦੂ ਤੁਰਕ ਮਧ' ਸਾਰ ਗ੍ਰਾਹੀ”। 
ਮਤਾ' ਹਮਾਰ ਨੀਕ ਦਿਢ ਆਹੀ ॥ ੪੬॥ 
ਮਾਸ ਵੀਚ ਤੈ ਮਾਸ ਜਮਾਵਤਿ। 

ਲਾਜ ਨਹੀ ਤੁਮ ਕੋ ਤਹਿਂ ਆਵਤਿ। 
ਸੁਲ੍ਹਾ-ਕੁੱਲ' ਹੈ ਪੰਥ ਹਮਾਰਾ। 

ਨਹੀ ਸ਼ਰ੍ਹਾ ਕਾ ਬੰਧਨ ਭਾਰਾ ॥ ੪੭ ॥ 
ਅਰ ਪੁਨ ਮਾਸ ਖਾਵਨਾ ਜੋ ਹੈ। 

ਨਹੀ ਬੁਰਾ ਕਾਹੂ ਬਿਧਿ ਸੋ ਹੈ। 

ਬੇਦ ਬਿਰੁੱਧ ਮਾਸ ਜੋ ਹੋਈ। 

ਜਗਯਨ ਬੀਚ ਪਰੈ ਕਯੋਂ ਸੋਈ ॥੪੮॥ 
ਭੋਗ ਦੇਵਤਨ ਕੋ ਪਲ' ਲਗ ਹ੍ਹੈ। 

ਮਾਸ ਹੀਨ ਪੂਰਨ ਨਹਿ ਜਗਜ ਹੂਹੈ। 
ਮਾਸ ਰਿਖਨ ਅਵਤਾਰਨ ਖਾਯੋ। 

ਬੇਦ ਪੁਰਾਨ ਕਤੇਬਨਿ ਗਾਯੋ ॥ ੪੯ ॥ 
ਭਗ ਅਰ ਲਿੰਗ ਮਾਸ ਕੇ ਦੋਈ। 

ਪੈਦਾ ਸ੍ਰਿਸਟ ਜਿਨੋ ਤੈ ਹੋਈ। 

ਮਾਸ ਵੀਚ ਤੈ ਉਪਜਤਿ ਮਾਸ। 

ਮੰਮਾ ਮਿਲ ਹੈ ਮਾਸ ਗ੍ਰਾਸ' ॥੫੦॥ 
ਨਾਰਿ ਬਿਆਹਿ ਮਾਸ ਲੈ ਆਵੈਂ। 
ਅਧਰ' ਕਪੋਲ? ਮਾਸ ਮੁਹਿ ਪਾਵੈਂ। 
ਮਾਸਹੁ ਨਿੰਮੇ' ਮਾਸਹੁ ਜੰਮੇ। 

ਸੂਝਤਿ ਗਯਾਨ ਨ ਤੁਮੈ ਨਿਕੰਮੇ ॥੫੧॥ 
ਮਾਸ ਬਿਨਾ ਸਮ ਘਾਸ' ਰਸੋਈ। 

ਯਹਿ ਭੀ ਬਹੁਤ ਸਿਆਨਨਿ ਗੋਈ'। 
ਅਰ ਪੁਨਰਵਿ ਪਰ' ਬੀਚ ਅਕਾਸ। 
ਕੇਤੂ' ਕੀ ਛਾਯਾ ਕਾ ਭਾਸ? ॥੫੨॥ 
ਹੈ ਹਮ ਕੋ ਨਹਿ ਲਾਭ ਹਾਨ ਕੁਛ। 
ਭੇਡ ਚਾਲ ਜਗ ਕੀ ਯਹਿ ਸਬਿ ਤੁਛ। 


'ਦੋਹਾਂ ਤੋਂ ਵੱਖਰਾ। ?ਉਹ ਸੋਨਾ ਹੋ ਜਾਂਦਾ ਹੈ। (ਅ) ਸੋਨਾ (ਬਣ 
ਕੇ) ਸੋਂਹਦਾ ਹੈ। 
ਵਵਿੱਚੋਂ। “ਤੱਤ ਨੂੰ ਗੁਹਿਣ ਕਰਨ ਵਾਲਾ। 


ਅੱਤ, ਮਜ਼ਹਬ। 


'ਸਭ ਨਾਲ ਮਿਲਾਪਰੱਖਣ ਵਾਲਾ, ਸਾਰਿਆਂ ਦਾ ਮਿੱਤ੍ਰ। 


ਮਾਤਾ ਦਾ ਅਸਥਣ ਰੂਪ ਮਾਸ ਦੀ ਬੁਰਕੀ ਮਿਲਦੀ ਹੈ। 


'ਬੁੱਲ। “ਗਲ੍ਹਾਂ। 'ਮੂੰਹ ਵਿੱਚ। 
(ਮਾਤਾ ਦੇ ਗੁਭ ਵਿੱਚ ਬੱਚੇ ਦੀ) ਰਚਨਾ ਹੋਈ। 


'ਘਾਹ ਵਾਂਗ। 
ਸਿਆਣਿਆਂ ਨੇ ਕਹੀ ਹੈ। 

ਸੂਰਜ ਉਪਰ। 

ਗ੍ਰਹਿ ਦਾ ਨਾਮ। “ਛਾਂ ਦਾ ਪੜਛਾਵਾਂ। 





168 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇਤੋ ਚਿਰ ਰਹਨੋ ਸੋਰਖ ਹੈ। 

ਜ਼ਯਾਦੇ ਕਮ ਨਹਿ ਕੋ ਕਰਿ ਸਕ ਹੈ ॥੫੨॥ 

ਚਾਹੋ ਲਾਖ ਕਰੋੜ ਲੁਟਾਵੈ। 

ਏਕਿ ਛਿਦਾਮ' ਨ ਦੇਵੈ ਭਾਵੈ”। 'ਛੇ ਦਾਮ। (ਦਾਮ- ਪੁਰਾਣੇ ਸਮੇਂ ਦਾ ਇਕ ਸਿੱਕਾ, ਜੋ ਰੁਪਏ 
ਦਾ ਪੰਜਾਹਵਾਂ ਹਿੱਸਾ ਹੁੰਦਾ ਸੀ, ਦੋ ਨਵੇਂ ਪੈਸੇ। ਛੇ ਦਾਮ=੧੨ 
ਨਵੇਂ ਪੈਸੇ।) “ਭਾਵੇਂ। 

ਖਾਵੈ ਕੁਛ ਚਾਹੋਂ ਨਹਿ ਖਾਵੈ। 

ਗੁਹਨ ਰਹਨ ਮੈਂ ਫਰਕ ਨ ਆਵੈ ॥੫੪ ॥ 

ਦਾਨ ਪੁੰਨ ਜਬ ਹੀ ਜੋ ਕੈ ਹੈ। 

ਈਸ਼ਰ ਫਲ ਤਬਿ ਸਬਿ ਕਾ ਦੈ ਹੈ। 

ਹਰਿ ਭਗਤੀ ਸਤਿਨਾਮੁ ਅਕਾਲ। 

ਬਿਨਾ ਭਜੇ ਨਹਿ ਹੋਇ ਨਿਹਾਲ ॥ ੫੫॥ 

ਦੋਹਰਾ: 

ਪਰੇ ਪਗੀ' ਸਬਿ ਆਇ। 

ਪੁਨ ਹਾਂਡੀ ਮੈ ਗੁਰੂ ਜੀ, 

ਦੀਨੋ ਦੂਧ ਦਿਖਾਇ ॥੫੬॥ 

ਸਾਚਾ ਮਤ ਲਖ ਗੁਰੂ ਕਾ, 

ਕਾਚਾ ਔਰਨ ਕੇਰ। 

ਭਏ ਸਿੱਖ ਤਬਿ ਨ੍ਰਿਪ ਲੌ, 

ਸਾਦਿਕ' ਜਨ ਬਹੁਤੇਰ ॥੫੭॥ 

ਪਾਨੀਪਤ ਤਹਿ ਤੈ ਗਏ, 

ਧੁਨੀ' ਸ਼ਬਦ ਜਬ ਕੀਨ। 

ਲੋਗ ਹਜਾਰੋਂ ਮਸਤ ਭੇ, 

ਸੁਨਿ ਅਖੰਡ ਸੁਖ ਲੀਨ ॥੫੮॥ 

ਚੌਪਈ: 

ਸ਼ੇਖ ਸ਼ਰਫ ਤਹਿ ਹੁਤੋ ਫਕੀਰ। 

ਬੋਲੀ ਕਾਲਿੰਦ੍ੂ' ਬਡ ਪੀਰ। 'ਕਲਿੰਦਰੀ _ਫਕੀਰਾਂ _ਦੀ _ ਬੋਲੀ _ (ਬੋਲਦਾ 


(ਕਲੈਦਰ=ਫ਼ਕੀਰਾਂ ਦਾ ਇਕ ਦਰਜਾ।) 
ਤਾ ਕੇ ਚੇਲੇ ਸ਼ੇਖ ਟਟੀਰੀ। 
ਪੇਖ ਗਯੋ ਯਹਿ ਕੌਤਕ ਪੀਰੀ' ॥ ੫੯ ॥ 'ਪੀਰ (ਸ੍ਰੀ ਗੁਰੂ ਨਾਨਕ ਦੇਵ ਜੀ) ਦਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 169 


ਮੁਰਸ਼ਦ ਢਿਗ ਉਨਿ ਤੁਰਿ ਸਦ ਜਾਈ”। 'ਰੂਹਾਨੀ-ਉਸਤਾਦ। “ਤੁਰ ਕੇ, ਛੇਤੀ ਜਾ ਕੇ। 

ਬਿਤੀ ਜਿਤੀ ਥੀ ਤਿਤੀ ਸੁਨਾਈ। 

ਸ਼ੇਖ ਸ਼ਰਫ਼ ਮਨਿ ਐਸ ਵਿਚਾਰਾ। 

ਏਕ ਮਯਾਨ ਮੈ ਦੋ ਤਰਵਾਰਾ ॥੬੦॥ 

ਦੋਇ ਸ਼ੇਰ ਇਕ ਜੰਗਲ ਮਾਹੀਂ। 

ਕੈਸੇ ਰਹੈਂ ਪਿਖੈਂ ਚਲਿ ਤਾਹੀਂ। 

ਥਿਰਯੋ ਪਾਲਕੀ ਮਾਹਿ ਸੁ ਜਾਈ। 

ਬਿਨਾਂ ਕਹਾਰਨ' ਤੈ ਸੁ ਚਲਾਈ ॥੬੧॥ 

ਕਿਤਕ ਦੂਰ ਚਲ ਕਰਿ ਰਹਿ ਗਈ'। 

ਸਤਿਗੁਰੁ ਜਾਨ ਸਬੀ ਯਹਿ ਲਈ। 

ਨਿਜ ਆਸੇ ਕੀ' ਕਰਿ ਅਸਵਾਰੀ। 

ਚਲੇ ਅਧਰ ਦਿਸ' ਤਾਹਿ ਅਗਾਰੀ ॥ ੬੨॥ 

ਹੋਈ ਅਚਰਜ ਪੇਖ ਲੁਕਾਈ'। 

ਆਇ ਪੀਰ ਲਾਗੋ ਪਗ ਧਾਈ। 

ਭਾਖਯੋ ਗੁਰੁ ਸੁਨਹੋ ਤੁਮ ਪੀਰ। 

ਇਕ ਗੁਦੜੀ ਮੈਂ ਸਾਤ ਫਕੀਰ ॥੬੨॥ 

ਭਾਵਤ ਭਲੇ ਸਮਾਵਤ ਬੀਰ'"। 'ਭਲੀ ਭਾਂਤ ਭਰਾਵਾਂ ਵਾਂਗ ਸਮਾ ਜਾਂਦੇ ਹਨ। "ਏਥੇ ਚੌਥੀ ਤੁਕ 
ਮੂਲ 'ਚ ਛਪਣੋ ਰਹਿ ਗਈ ਹੈ ਇਸ ਲਈ ਇਹ ੬੪ ਨੰ: ਅੰਕ 
ਤਿੰਨਾਂ ਹੀ ਤੁਕਾਂ ਦਾ ਰਹਿ ਗਿਆ ਹੈ। 

ਸਾਤ ਬਲਾਯਤ ਮੈਂ ਦੋ ਸ਼ਾਹਿ'। 'ਬਾਦਸ਼ਾਹ। 

ਲਰਿ ਲਰਿ ਮਰਤਿ ਸਮਾਵਹਿਂ ਨਾਹਿ ॥੬੪॥ 

ਮੈ ਹਮ ਨਹਿੰ ਰਹਿ ਤੁਮ ਕਯੋਂ ਡਰਤੇ। (ਅਸੀਂ ਏਥੇ) ਨਹੀਂਰਹਿਣਾ। 

ਹਮ ਤੋ ਫਿਰਤਿ ਸੈਲ ਜਗਿ ਕਰਤੇ। 

ਪੀਰ ਹੋਇ ਸ਼ਰਮਿੰਦਾ ਗਯੋ। 

ਗੋਸ਼ਟ ਕਰਿ ਵਰੁ ਤੁਸ਼ਟ' ਬਢਯੋ ॥ ੬੫॥ 

ਤਹਿ ਤੈ ਚਲ ਗੁਰੁ ਦੇਹਲੀ ਆਏ। 

ਟੀਲੇ ਮਜਨੂ ਪਰ ਸੁ ਥਿਰਾਏ ॥੬੬॥ 


<< 


ਦੋਹਰਾ: 
ਇਬ੍ਰਾਹੀਮ ਪਠਾਨ ਤਬਿ, 
ਲੋਦੀ ਥਾ ਪਤਿਸ਼ਾਹਿ। 

ਕਰਿ ਰਾਖੇ ਥੇ ਕੈਦ ਉਨਿ, 





170 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਤ ਕਈ ਸੌ ਆਹਿ ॥੬੭॥ 
ਚੌਪਈ: 

ਚੱਕੀ ਸਬਿ ਤੈ ਹੁਤੋ ਪਿਸਾਵਤਿ। 

ਅਨਿਕ ਮੁਸ਼ੱਕਤ' ਅਪਰ ਕਰਾਵਤਿ। 

ਕਰਾਮਾਤ ਦਿਹੁ ਸ਼ਾਹਿ ਸੁਨਾਵੈ। 

ਆਵਹੁ ਸ਼ਰ੍ਹਾ ਵੀਚ ਕੈ ਗਾਵੈ ॥੬੮ ॥ 

ਫੀਲ' ਸੁਫੈਦ ਸ਼ਾਹਿ ਕਾ ਮਰਜਯੋ। 

ਰੋਵਨ ਅਧਿਕ ਮਹਾਵਤ' ਕਰਜੋ। 

ਪਿਖ ਗੁਰੁ ਦਯਾ ਪਰੀ ਮਨਿ ਆਈ। 

ਸਤਿਨਾਮੁ ਕਹਿ ਦਯੋ ਜਿਵਾਈ ॥੬੯॥ 

ਬਾਦਸ਼ਾਹਿ ਸੁਨਿ ਹੋਯੋ ਰਾਜੀ। 

ਕਾਜੀ ਬਾਤ ਬਨਾਈ ਪਾਜੀ'। 

ਫੇਰਯੋ ਹੁਕਮ ਖੁਦਾ ਕਾ ਇਨੌ। 

ਕੈਦ ਸਖਤ ਕੀ ਲਾਇਕ ਗਿਨੋ ॥ ੭੦॥ 

ਪਕਰਿ ਚੱਕੀਆਂ ਦੀਨੀ ਭਾਰੀ। 

ਕਣਕ ਸਵਾ ਮਣ ਧਰੀ ਅਗਾਰੀ। 

ਸਤਿਗੁਰ ਸਬਦ ਲਗੇ ਤਬਿ ਗਾਨੇ। 

ਫਿਰੀ ਚੱਕੀਆਂ ਆਪ ਮੁਹਾਨੇ' ॥ ੭੧॥ 

ਕਰਾਮਾਤ ਯਹਿ ਸੁਨ ਕਰਿ ਸ਼ਾਹਿ। 

ਆਇ ਪਰਯੋ ਗੁਰੁ ਕੇ ਪਗ ਮਾਂਹਿ। 

ਨਿਜ ਗੁਨਾਹ ਬਖਸ਼ਾਵਨ ਚਾਹਾ। 

ਤਾਂ ਪੁਤਿ ਗੁਰੁ ਪੁਨ ਐਸ ਪ੍ਰਾਹਾ! ॥ ੭੨॥ 'ਕਿਹਾ। 

ਭੇਖ ਅਲੇਖ ਰੁਪ ਪਹਿਚਾਨੋ'। ਸਾਧੂ ਭੇਖ ਨੂੰ ਪੁਮੇਸ਼ਰ ਰੂਪ ਪਛਾਣੋ। 
ਸਾਧੁ ਸੰਤਾਵਨਿ' ਬੁਰਾ ਪਛਾਨੋ। ਦੁੱਖ ਦੇਣਾ। 

ਜਿਨਿ ਜਿਨਿ ਜਗ ਮੈ ਸਾਧੁ ਦੁਖਾਏ। 

ਤਿਨ ਕੇ ਬੰਸ ਖੁਦਾਇ ਗਮਾਏ' ॥ ੭੩॥ 'ਗਵਾ ਦਿੱਤੇ, ਨਾਸ ਕਰ ਦਿੱਤੇ। 
ਤੇਜ ਧਰਮ ਤਿਨ ਕਾ ਸਬਿ ਨਸ ਹੈ। 

ਮਰਤਿ ਦੁਖੀ ਹੂ ਨਰਕਹਿਂ ਬਸ ਹੈ ॥ ੭੪॥ 

ਦੋਹਰਾ: 

ਸਾਧੁ ਦੁਖਾਏ ਹੋਤ ਹੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 171 


ਧਰਮ ਬੰਸ ਧਨ ਹਾਨਾ। 
ਰਾਵਨ ਕੌਰਵ ਕੰਸ ਪਰ' 
ਕਰਿ ਤੀਨੋ ਪ੍ਰਵਾਨ ॥ ੭੫॥ 
ਚੌਪਈ: 
ਰਾਹਿ ਸੁਨਿ ਮਨਿ ਪਛਤਾਯੋ। 

ਤਬਿ ਗੁਰੁ ਸਥਿ ਸੰਤਹਿ ਛੁਡਵਾਸੋ। 

ਕਾਜੀ ਪੁਨਾ ਸ਼ਾਹਿ ਸਿਖਲਾਜਯੋ। 

ਚਹੀਏ ਖਾਨਾ ਇਨੈ ਖੁਲਾਯੋ ॥ ੭੬॥ 

ਗੁਰੂ ਕਹਾ ਮਕਰੂ' ਤੁਵ ਖਾਨਾ। 

ਲਾਹਿ ਰੁਮਾਲ ਜਬੈ ਨਿਰਖਾਨਾ'। 

ਚਾਵਲ ਕੀਟ ਸਬੈ ਦਰਸਾਏ'। 

ਮੇਂਡਕ ਬੋਟੀ ਮਾਸ ਭਗਾਏ” ॥ ੭੭॥ 

ਸ਼ਾਹਿ ਪੇਖ ਰਹਿਗੋ ਬਿਸਮਾਈ। 

ਕਦਮ ਚੂਮ' ਚਹਿ ਖਿਮਾ ਕਰਾਈ। 

ਗੁਰੂ ਕਹਯੋ ਤੁਮ ਹੋ ਗੁਮਰਾਹੀ'। 

ਅਬਿ ਦਿਨ ਥੋਰ ਰਹੈ ਤੁਵ ਸ਼ਾਹੀ ॥ ੭੮ ॥ 
ਯਹਿ ਸੁਨਿ ਸ਼ਾਹਿ ਰੱਜ ਮਨ ਮਾਨਾ। 

ਲਏ ਬੁਲਾਇ ਵਲੀ' ਤਬਿ ਨਾਨ੍ਹਾ ॥ ੭੯॥ 
ਦੋਹਰਾ: 

ਨਜਾਮ ਦੀਨ ਲੌ ਔਲੀਏ', 

ਆਇ ਕਰੇ ਬਹੁ ਸਵਾਲ। 

ਲੈ ਜੁਵਾਬ ਹੂੰ ਮੁਦ ਗਏ, 

ਰਕਤੀ ਪੇਖ ਕਮਾਲ ॥੮੦॥ 

ਕਬਿੱਤ: 

ਚੱਲ ਕੈ ਤਹਾਂ ਤੈ ਗੁਰੁ ਆਗਰੇ ਅਟਾਏ' ਆਏ, 
ਨ੍ਹਾਏ ਪਰਯਾਗ ਕਾਂਸੀ ਬਾਗ ਮੈਂ ਥਿਰਾਏ ਹੈਂ। 
ਗਾਏ ਗੁਰੁ ਸ਼ਬਦ ਤੁ ਆਏ ਸੁਨਿ ਲੋਗ ਧਾਇ, 
ਆਨਦ ਬਢਾਏ ਹੋਏ ਮਸਤ ਮਹਾਏ ਹੈਂ। 
ਛੋਰਿ ਨਿਜ ਧਾਮ ਕਾਂਮ ਆਈ ਖਲਕਤ ਆਮ, 


(ਨਾਸ। 

।ਉਪਰ। 

'ਤਿੰਨਾਂ ਨੂੰ (ਘਟਾ) ਕੇ ਮੰਨ ਲਵੋ ਭਾਵਰਾਵਣ ਦਾ ਧਰਮ, 
ਕੌਰਵਾਂ ਦਾ ਬੰਸ ਤੇ ਕੰਸ ਦਾ ਧਨ (ਰਾਜ) ਨਾਸ਼ ਹੋਇਆ। 


'ਿਰਿਣਾ ਯੋਗ। (ਕਰਾਹਤ= (ਨ ਪਸੰਦ) ਕੀਤਾ ਗਿਆ।) 
'ਦੇਖਿਆ। 

ਸਾਰੇ ਚੌਲ ਕੀੜੇ ਦਿਸਣ ਲੱਗ ਪਏ। 

ਮਾਸ ਦੀਆਂ ਬੋਟੀਆਂ ਡੱਡੂ (ਬਣ ਕੇ) ਨੱਸ ਗਏ। 

'ਚਰਨ ਚੁੰਮ ਕੇ। 

(ਇਨਸਾਫ਼ ਦੇ) ਰਾਹ ਤੋਂ ਭੁੱਲੇ ਹੋਏ। 

'ਸਾਧੂ। “ਅਨੇਕ (ਮਤਾਂ) ਦੇ। 


'ਸ਼ਕਤੀਵਾਨ [ਵਲੀ ਦਾ ਬਹੁ-ਬਚਨ ਔਲੀਆ।] 


ਯੂ.ਪੀ. ਪ੍ਰਾਂਤ ਦਾ ਸ਼ਹਿਰ ਅਟਾਵਾ। 





7 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਨੋ ਨਿਧ' ਲੂਟਨ ਕੋ ਦਾਰਦੀ? ਭਗਾਏ ਹੈਂ”। 
ਹੋਇ ਸਬਿ ਮਗਨ ਦ੍ਰਿਗਨਿ ਮੁੰਦਿ' ਮ੍ਰਿਗਨਿ ਜਜੋਂ, 


ਸ਼ਬਦ ਸੁਧਾ! ਕੋ ਜਨ” ਚਾਤ੍ਹਕੀ” ਚਖਾਏ ਹੈ? 


॥੮੧॥ 

ਚੌਪਈ: 

ਸੁਨਿ ਪੰਡਤਿ ਭੇਖੀ ਸਨਿਆਸੀ। 
ਚਰਚਾ ਕਰਨ ਅਏ ਮਿਲਿਰਾਸੀ'। 
ਕਰਮ ਕਾਂਡ ਗੁਰੁ ਖੰਡਨ ਕਰੈਂ। 

ਭਗਤੀ ਗਯਾਨ ਸੁ ਮੰਡਨ' ਧਰੈਂ” ॥ ੮੨॥ 
ਨਾਮ ਦਾਨ ਇਸ਼ਨਾਨ ਦ੍ਰਿਢਾਵੈਂ। 
ਪਾਹਨ' ਪੂਜਨ ਮਾਨ ਘਟਾਵੈਂ। 

ਕਹੈਂ ਨ ਲੱਜਾ ਤੁਮੈ ਬਿਆਪੇ। 

ਅਪਨ ਕੀਏ ਕੋ ਪੂਜਤ ਆਪੇ ॥੮੩॥ 
ਮਾਨੋ ਏਕ ਈਸ ਜਗਿ ਕਰਤਾ। 

ਜੋ ਹੈ ਸਥਿ ਕਾ ਭਰਤਾ' ਹਰਤਾ। 

ਤਾਂ ਕਾ ਭਜਨ ਜਜਨ' ਫਲ ਦੇਤਾ। 
ਪੂਜਨ ਆਨ' ਪਿਰਾਵਨਰੇਤਾ? ॥੮੪॥ 
ਆਂਬਿ ਬ੍ਰਿਖ ਤਜ ਆਕ ਜੁ ਸੇਵੈ। 
ਸੇਂਚਨਿ ਊਖਰ' ਫਲ ਕਿਆ ਲੇਵੈ। 
ਪੁਨ ਪੰਡਿਤ ਬੋਲੇ ਅਭਿਮਾਨੀ। 
ਸੰਸਕ੍ਰਿਤ ਬੋਲੋ ਤੁਮ ਬਾਨੀ ॥ ੮੫॥ 
ਸਰਬ ਗਰਬ' ਤਿਨਿ ਹਰਨੇ ਹੇਤੈ'। 
ਕੌਤਕ ਕੀਨਸ ਨੀਤਿ ਨਿਕੇਤੈ”। 
ਕੂਕਰ' ਖਰੋ ਹੁਤੋ ਇਕ ਤਹਾਂ। 

ਤਾ ਸਿਰਿ ਨਿਜ ਕਰ' ਧਰਿ ਗੁਰਿ ਕਹਾ ॥੮੬॥ 
ਪੂਰਬ ਜਨਮ ਤੁਮਾਰ ਬਿਰਾਦਰ'। 

ਅਏ ਕਰੋ ਚਰਚਾ ਇਨਿ ਸਾਦਰਾ। 
ਪਾਇ ਹੁਕਮ ਗੁਰ ਕਾ ਸਗ ਗਯਾਨੀ। 
ਬੋਲਨ ਲਗਜੋ ਸੰਸਕ੍ਰਿਤ ਬਾਨੀ ॥੮੭॥ 
ਨਿਗਮਾਗਮ' ਪੌਰਾਨ ਸੁਨਾਏ। 


ਜ਼ਾਨਾ। “ਕੰਗਾਲ। “ਭੱਜੇ ਆਉਂਦੇ ਹਨ। 
'ਨੇਤ੍ਹ ਬੰਦ ਕਰਕੇ। 
ਅੰਮ੍ਰਿਤ। ਆਨੋ। “ਪਪੀਹੇ। “ਚੱਖਣ ਲਈ ਆਏ ਹਨ। 


'ਸਾਰੇ। 
ਪ੍ਰੋੜਤਾ। “ਕਰਦੇ ਹਨ। 


'ਪੱਥਰ। 


'ਪਾਲਣਾ ਕਰਨ ਵਾਲਾ। 
'ਪੂਜਨ। 
'ਹੋਰਨਾਂ ਨੂੰ ਪੂਜਣਾ। “ਰੇਤਾ ਛਾਨਣ (ਦੇ ਤੁਲ ਹੈ)। 


'ਕੱਲਰ (ਦੀ ਧਰਤੀ ਨੂੰ) ਸਿੰਜ ਕੇ। 


ਹੰਕਾਰ। 

ਨੀਤੀ ਦੇ ਘਰ (ਸਤਿਗੁਰਾਂ)। 
'ਕੁੱਤਾ। 

'ਹੱਥ। 

'ਭਰਾ। 

'ਸਤਿਕਾਰ ਨਾਲ। 


'ਬੇਦ ਸ਼ਾਸਤ੍ਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 172 


ਪੰਡਿਤ ਮੰਨਯ ਕੰਨ੍ਹ' ਡਰ ਪਾਏ। 


ਧੰਨਯ ਧੰਨਯ ਗੁਰ ਲਗੇ ਉਚਾਰਨ। 

ਤੁਮ ਹੋ ਈਸ ਅਏ ਜਗ ਤਾਰਨ ॥੮੮॥ 
ਹਮ ਦੰਭੀ ਦਰਪੀ' ਅਗਯਾਨੀ। 

ਭਈ ਭੂਲ ਬਖਸ਼ੋ ਤੁਮ ਗਯਾਨੀ। 

ਪੈ ਇਸ ਕੂਕਰ ਤੈ ਸੁਰ ਬਾਨੀ'। 

ਉਚਰਾਈ ਕਿਉਂ ਕਹੋ ਸੁਜਾਨੀ ॥੮੯॥ 
ਗੁਰੂ ਕਹਯੋ ਯਹਿ ਕੂਕਰ ਜੋ ਹੈ। 

ਪੂਰਬ ਜਨਮ ਸੁ ਪੰਡਿਤ ਕੋ ਹੈ। 

ਤੁਮ ਸਮ ਮਤਸਰ' ਧਰਿ ਯਹਿ ਪੰਡਾ। 
ਕਰਤ ਰਹਿਤ ਥਾ ਜਲਪ' ਬਿਤੰਡਾ? ॥ ੯੦॥ 


ਸੰਤ ਸਾਪ' ਤੈ ਕੂਕਰ ਹੋਯੋ। 
ਜੋਗਯੰਂ ਜੋਗ ਜਾਨ ਹਮ ਢੋਯੋ' ॥ ੯੧॥ 


<< 


ਦੋਹਰਾ: 
ਤੈ ਸਬਿ ਜਨਨਿ, 

ਬੋਧ ਹੋਤ ਹੈ ਨਾਹਿ। 

ਯਾਂ ਤੈ ਹਮ ਭਾਖਾ ਰਟੈਂ, 

ਜਾਂ ਤੈ ਸਬਿ ਸੁਖ ਪਾਹਿਂ ॥੯੨॥ 
ਚੌਪਈ: 

ਸੰਸਕ੍ਰਿਤ ਸਮ ਮੂਲ' ਪਛਾਨੋ। 

ਭਾਖਾ ਸਾਖਾ' ਬਰਗ£ ਪੁਮਾਨੋ। 

ਛਾਯਾ ਫਲ ਫੁਲ ਮਿਲੈ ਸਾਖ ਤੈ। 

ਮੂਲ ਮਾਹਿਂ ਕਛ ਬਿਨ ਨ ਖਾਕ ਤੈ ॥੯੩॥ 
ਮੁਕਤਿ ਭੁਗਤਿ ਤਜੋਂ ਭਾਖਾ ਦੈ ਹੈ। 

ਆਮ ਖਲਕ ਕੌ ਤੌ ਕੈ ਕੈ ਹੈ”। 


'ਕੰਨ੍ਹ ਰਿਖੀ ਮੰਨ ਕੇ। (ਕੰਨ੍ਹ=ਇਕ ਰਿਖੀ ਜੋ ਸੰਸਕ੍ਰਿਤ ਦਾ 
ਮਹਾਨ ਪੰਡਿਤ ਸੀ, ਜਿਸ ਦੇ ਕਈ ਮੰਤ੍ਰ ਰਿਗਵੇਦ 'ਚ ਮਿਲਦੇ 
ਹਨ। ਇਹ ਮਾਲਣ ਨਦੀ ਦੇ ਕਿਨਾਰੇਰਹਿੰਦਾ ਸੀ। ਸ਼ਕੁੰਤਲਾ 
ਇਸੇ ਨੇ ਪਾਲੀ ਸੀ।) 


'ਈਰਖਾ। 

'ਜਲਪ=ਇਕ ਪੁਕਾਰ ਦੀ ਚਰਚਾ ਜਿਸ ਵਿੱਚ ਆਪਣੇ ਮਤ ਦੀ 
ਪੁਸ਼ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ। “ਬਿਤੰਡਾ=ਉਹ 
ਚਰਚਾ ਜਿਸ ਵਿੱਚ ਦੂਜੇ ਦਾ ਪੱਖ ਭੇਗਣ ਲਈ ਛਲ, ਕਪਟ, 
ਈਰਖਾ ਤੇ ਹਠ ਨਾਲ ਚਰਚਾ ਕਰਨੀ। 

'ਸਾਪ। 

(ਚਰਚਾ ਕਰਨ ਦੇ) ਯੋਗ (ਅਤੇ ਤੁਹਾਡੇ ਨਾਲ) ਸੰਬੰਧ (ਜਾਣ 
ਕੇ ਅਸਾਂ ਤੁਹਾਡੇ ਨਾਲ) ਮੇਲਿਆ ਹੈ। 


(ਤੌ) ਤਾਂ (ਤੁਸੀਂ) ਆਮ ਖ਼ਲਕਤ ਨੂੰ (ਸੰਸਕ੍ਰਿਤ ਪੜ੍ਹਨ ਤੇ 





174 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਗੁਰੁ ਪੀਰ ਅਚਾਰਯ ਸੋ ਹੈ। 

ਗਯਾਨ ਬਾਨਿ ਜਾਂ ਕੀ ਤੈ ਹੋ ਹੈ ॥੯੪॥ 
ਖਾਤਰ ਜਮਾ' ਪਾਇ ਦਿਜ ਗਏ। 

ਔਰ ਲੋਗ ਪੁਨ ਆਵਤਿ ਭਏ। 

ਸੁਜਸ ਗੁਰੂ ਕਾ ਸੁਨਾ ਕਬੀਰੈਂ। 

ਆਯੋ ਲੈ ਨਿਜ ਸੰਗ ਗਨ ਭੀਰੈਂ ॥੯੫॥ 
ਧਰਮ ਦਾਸ, ਤੀਲੋ, ਤ੍ਰਿਲੋਚਨ। 
ਭੀਖਨ ਆਦਿ ਭਗਤ ਭਵ ਮੋਚਨ। 
ਪੀਪਾ, ਨਾਮਦੇਵ, ਰਵਦਾਸੂ। 

ਭਗਤ ਸੰਤ ਮਿਲ ਕੈ ਬਹੁ ਖਾਸੂ ॥। ੯੬॥ 
ਆਇ ਗੁਰੂ ਸਨ' ਬੰਦਨ ਕੀਨਾ। 
ਬੈਠਾਏ ਗੁਰ ਆਦਰ ਦੀਨਾ। 

ਕਰਿ ਹਰਿ ਚਰਚਾ ਆਪਸ ਮਾਹੀਂ। 
ਭਗਤੀ ਗਯਾਨ ਜੋਗ ਮੈਂ ਚਾਹੀ ॥ ੯੭॥ 
ਪਰਸਪਰੰ' ਮਿਲ ਮੋਦ ਬਢਾਯੋ। 

ਮਨੋਂ ਦੇਵਗਨ ਹਰਿ ਢਿਗ ਆਯੋ। 

ਢਿਗ ਬਸ਼ਿਸੂ ਜਜੋਂ ਥਿਰੇ ਰਿਖੀਸ਼ੂਰ। 
ਗੋਰਖ ਗਿਰਦੈ ਮਨੋਂ ਜੁਗੀਸ਼ੂਰ ॥। ੯੮॥ 
ਇਕ ਨਿਸਚਾ ਸਭਹਨਿ ਇਕ ਰੂਪ। 
ਯਾਂ ਤੈ ਬਾਢਿਯੋ ਅਨਦ ਅਨੂਪ। 

ਤਬਿ ਗੁਰ ਜੀ ਰਬਾਬ ਵਜਵਾਯੋ। 

ਆਪ ਮੋਦ ਹੂ ਸ਼ਬਦ ਜੁ ਗਾਯੋ ॥੯੯॥ 
ਭਏ ਸਮੱਸਤ' ਮਸਤ ਸੁਨਿ ਤਬੈ। 

ਜਨ ਚਾਤ੍ਰਿਕ' ਗਹਿ ਸ਼੍ਰਂਤਕ? ਫਬੈ। 
ਵਾਹ ਵਾਹ ਧੁਨਿ ਸਬ ਹੀ ਕਵਢੈਂ। 

ਧੰਨਯ ਅਨੁਵਾਦ' ਗੁਰੂ ਕਾ ਪਢੈਂ ॥੧੦੦॥ 
ਰਾਮਾਨੰਦ ਮਿਲਯੋ ਪੁਨ ਆਈ। 
ਉਛਲੋਜੋ ਆਨਦ ਉਦਧਿ' ਮਹਾਈ। 
ਭਗਤ ਕਬੀਰ ਸੁ ਸ਼ਬਦ ਉਚਰਿ ਕੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 175 


ਭੇਟਾ ਦਈ ਗੁਰਹਿਂ ਮੁਦ ਭਰਿ ਕੈ ॥੧੦੧॥ 

ਮਹਿਮਾ ਗੁਰੁ ਕੀ ਬਢੀ ਅਪਾਰਾ। 

ਘਰ ਘਰ ਕਾਂਸ਼ੀ ਪੁਰੀ ਮਝਾਰਾ। 

ਜਦਯਪਿ ਯਹਿ ਪ੍ਰਸੰਗ ਨ ਕਾਹੂੰ। 

ਲਿਖਯੋ ਸਿੱਖ ਗੁਰ ਗਾਥਾ ਮਾਹੂੰ ॥ ੧੦੨॥ 

ਤਦਸਪਿ ਹਮ ਸਾਚਾ ਲਖ ਲਿਖਾ। 

ਸਿੱਸ' ਕਬੀਰ ਕਾ ਲਿਖਾ ਜੁ ਪਿਖਾ। 

ਪੰਦ੍ਹਾਂ ਸੈ ਸਤਵੰਜਾ ਮਾਂਹੀ। 

ਗਏ ਗੁਰੂ ਕਾਂਸ਼ੀ ਮੈ ਚਾਹੀ ॥੧੦੩॥ 

ਤਬਿ ਕਬੀਰ ਰਾਮਾਨੰਦ ਥੇ ਤਹਿਂ। 

ਉਨ ਕੇ ਸਾਲ ਅੰਤ ਕੇ ਹੈਂ ਯਹਿ। 

ਪੰਦ੍ਹਾਂ ਸੈ ਸਤਾਹਟੇ ਮਾਹੀ। 

ਰਾਮਾਨੰਦ ਤਜਾ ਤਨ ਆਹੀ ॥ ੧੦੪॥ 

ਪੁਨ ਕਬੀਰ ਜਾ ਦਿਨ ਤਨ ਨਾਖਾ'। 

ਧਰਮ ਦਾਸ ਤਿਹ ਸਿੱਸ ਯਹਿ ਭਾਖਾ ॥ ੧੦੫॥ 

ਤਥਾ ਹੀ- 

ਦੋਹਰਾ: 

ਪੰਦ੍ਹਾਂ ਸਏ ਪਝੱਤ੍ੇ, 

ਕੀਆ ਮਗਹਰ ਕੋ ਗੌਨ'। 'ਅਗਹਰ ਨੂੰ ਗਏ ਭਾਵ ਸ਼ਰੀਰ ਤਿਆਗਿਆ। 

ਮਿਲੀ ਪੌਨ ਸੋਂ ਪੌਨ। 

ਦੋਹਰਾ: 

ਲੋਦੀ ਇਬਰਾਹੀਮ ਕੇ, 

ਬਾਪ ਸਿਕੰਦਰ ਸ਼ਾਹਿ। 

ਨਾਮ ਦੇਵ ਕੰਬੀਰ ਤੈ, 

ਪਰਚੇ' ਲੀਨੇ ਤਾਹਿ ॥੧੦੬॥ 'ਕਰਾਮਾਤ ਦੇ ਚਮਤਕਾਰ। 

ਬਹੁ ਗੁੰਥਨ ਮੈਂ ਹੈਂ ਲਿਖੇ, 

ਤਾਂ ਤੇ ਥੇ ਤਬਿ ਵਹਿ ॥੧੦੭॥ 'ਇਸ ਲਈ (ਉਹ ਸਾਰੇ ਭਗਤ) ਤਦੋਂ ਉਥੇ (ਕਾਸ਼ੀ ਵਿੱਚ) 
ਸਨ। 'ਅੰਕ ਨੰ: ੧੦੮ ਦੇ ਦੋਹਿਰੇ ਦੀ ਸਿਰਫ਼ ਇਕੋ ਹੀ ਤੁਕ 
ਹੈ। ਇਸ ਦੀ ਦੂਜੀ ਤੁਕ ਮੂਲ ਵਿੱਚ ਛਪਣੌ ਰਹਿ ਗਈ ਹੈ। 
ਇਸ ਲਈ ਇਕੋ ਹੀ ਤੁਕ ਦਾ ਅੰਕ ਰਹਿ ਗਿਆ ਹੈ। 





176 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲ ਸਤਿਗੁਰ ਸੁਖ ਧਾਮ। 
ਕਾਂਸ਼ੀ ਤੇ ਚਲਿ ਠੀਕ ਥਲ, 
ਪਿਖਯੋ ਨਗਰ ਸੁਸਰਾਮ' ॥ ੧੦੮ ॥ 'ਬਿਹਾਰ ਪ੍ਰਾਂਤ ਦਾ ਪ੍ਰਸਿੱਧ ਨਗਰ। 
ਜਾਇ ਟਕਾਰੀ' ਪੁਨ ਬਿਰੇ, 'ਟਿਕਾੜੀ=ਬਿਹਾਰ ਪ੍ਰਾਂਤ ਦਾ ਇਕ ਕਸਬਾ। 
ਕਰੇ ਲੋਗ ਕਲਿਆਨ। 
ਤਾਂ ਤੇ ਇਸਥਤਿ ਧਯਾਇ ਭੌ”, 'ਹੋ ਗਿਆ। 
ਗੁਰ ਕੋ ਬੰਦਨ ਨਾਨ ॥ ੧੦੯ ॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਪੂਰਬ ਗਮਨ' ਪ੍ਰਸੰਗ ਬਰਨਨੰ 
ਨਾਮ ਖਸ਼ੂਮੋ ਬਿਸਰਾਮ ॥ ੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 177 


੭. (ਪਹਿਲੀ ਉਦਾਸੀ, ਬਿਹਾਰ, ਬੰਗਾਲ, ਕਾਮਰੂ, ਉੜੀਸਾ ਤੇ ਬੰਧਯਾਚਲ ਦਾ ਸੈਰ, ਪਖੰਡੀ ਮੱਤਾਂ ਦਾ ਖੰਡਨ, 
ਸਾਲਸਰਾਇ ਜੌਹਰੀ, ਨੂਰ ਸ਼ਾਹ, ਦੇਵ ਲੂਤ ਤੇ ਕੌਡੇ ਆਦਿਕਾਂ ਦਾ ਉਧਾਰ) 


<< 


ਦੋਹਰਾ: 
ਰਵਿ ਸਮ ਉਰਿ ਤਮ ਤੋਮ ਹਰ, 
ਸੁਧਾ ਸੋਮ ਸਮ ਡਾਰ'। 

ਚਿਤਿ ਚਿੰਤਾ ਹਰ ਚਿੰਤ ਮਨਿ, 
ਸੁਰਤਰੁ ਕਾਮ ਸੁਧਾਰ' ॥੧॥ 
ਪੌਤ ਪਵਿੱਤਰ ਪਕਰਿ ਪਗ, 

ਪਰੇ ਪਤਿਤ ਪੁੰਜ ਪਾਰ'। 

ਅਸ ਅਰਜਨ ਗੁਰੁ ਅਰਜਨ, 
ਅਰਜਨ ਕਰੋਂ ਜੁਹਾਰ' ॥ ੨॥ 


ਕਬਿੱਤ: 
ਪੂਰ ਜਾਤੋ ਪਾਪ ਤੀਨ ਤਾਪ ਕੋ ਸੰਤਾਪ ਸਾਂਪ', 


ਜਾਪ ਤਾਪ ਧਰਮ ਨੇਮ ਪ੍ਰੇਮ ਨਰਹਾਵਤੇ। 
ਜੰਤ ਬਹਿ ਜਾਤੇ ਭਵ', ਅੰਤ ਹੂੰ ਨ ਪਾਵਤੇ। 


ਸੱਤ ਸੀਲ' ਸੰਜਮ ਸੁਕ੍ਰਿਤ” ਸਮ” ਦਮ'!' ਆਦਿ, 


ਗਯਾਨ ਸਿੰਘ ਗਯਾਨ ਐ ਵੈਰਾਗ ਨ ਦਰਸਾਵਤੇ। 
ਦੇਖੀਏ ਉਜਾਗਰ ਭਵ ਸਾਗਰ ਜਨ ਤਾਰਬੇ ਕੋ, 
ਪੰਚਮ ਗੁਰੂ ਜੌ ਗੁਰੂ ਗ੍ਰੰਥ ਨ ਬਨਾਵਤੇ ॥੩॥ 
ਦੋਹਰਾ: 


ਬੰਧਜਾਚਲ' ਕਾ ਸੈਲ2। 


ਕਰੈਂ ਜੈਸ ਗੁਰ ਆਦਿ ਸੋ, 
ਕਥਾ ਕਥੋਂ ਹਿਤ ਸੈਲ' ॥੪॥ 


ਸੂਰਜ ਵਾਂਗ ਹਿਰਦੇ ਦੇ ਸਾਰੇ ਅਨ੍ਹੇਰੇ ਨੂੰ ਨਾਸ ਕਰਨ ਵਾਲੇ ਤੇ 
ਚੰਦੂਮਾ ਵਾਂਗ ਅੰਮ੍ਰਿਤ ਸੁੱਟਣ ਵਾਲੇ। 


'ਚਿੰਤਾਮਣੀ (ਵਾਂਗ) ਚਿੱਤ ਦੀ ਚਿੰਤਾ ਮੇਟਣ ਵਾਲੇ ਤੇ ਕਲਪ 
ਬ੍ਰਿਛ (ਵਾਂਗ) ਕਾਮਨਾ ਪੂਰੀਆਂ ਕਰਨ ਵਾਲੇ ਹਨ। 


(ਜਿਨ੍ਹਾਂ ਦੇ) ਪਵਿੱਤਰ ਚਰਨਾਂ ਰੂਪ ਜਹਾਜ਼ ਪਕੜ ਕੇ ਬਹੁਤੇ 
ਪਾਪੀ (ਸੰਸਾਰ ਸਮੁੰਦਰ ਤੋਂ) ਪਾਰ ਹੋ ਗਏ। 


'ਐਸੇ ਉੱਜਲ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬੇਨਤੀਆਂ 
(ਸਹਿਤ ਮੈਂ) ਨਮਸਕਾਰ ਕਰਦਾ ਹਾਂ। 


(ਸੰਸਾਰ) ਪਾਪਾਂ ਤੇ ਤਿੰਨਾਂ ਤਾਪਾਂ ਦੇ ਦੁਖਦਾਈ ਸੱਪਾਂ ਨਾਲ ਭਰ 
ਜਾਂਦਾ। 


'ਜੀਵ ਸੰਸਾਰ (ਸਮੁੰਦਰ ਵਿੱਚ) ਰੁੜ੍ਹ ਜਾਂਦਾ। 
'ਚੰਗਾ ਸੁਭਾਉ। “ਪੁੰਨ। “ਮਨ ਦਾ ਰੋਕਣਾ। '"ਇੰਦੀਆਂ ਦਾ 
ਰੋਕਣਾ। 


ਬੰਗਾਲ (ਪ੍ਰਾਂਤ)। “ਉੜੀਸਾ (ਪ੍ਰਾਂਤ)। “ਆਸਾਮ ਪ੍ਰਾਂਤ ਦਾ 
ਇਕ ਜ਼ਿਲ੍ਹਾ ਤੇ ਉਸ ਦੇ ਆਸ-ਪਾਸ ਦਾ ਇਲਾਕਾ। 

ਇਕ ਪਹਾੜ ਜੋ ਉੱਤ੍ਰੀ ਹਿੰਦ ਨੂੰ ਦੱਖਣ ਤੋਂ ਵੱਖ ਕਰਦਾ ਹੈ। 
ਸੈਰ। 


ਸੁੱਖ ਵਾਸਤੇ। 





178 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਟੌਕਾਰੀ ਕੇ ਨ੍ਰਿਪ ਸੁਨਿ, 

ਸੇਵਾ ਕਰੀ ਸੁਧਾਰ। 

ਬਖਸ਼ ਤਾਹਿੰ ਕੋ ਚਾਰ ਫਲ, 

ਨਦਰ ਕਰੀ ਦਿਯ ਤਾਰ ॥੫॥ 

ਚੌਪਈ: 

ਬੋਧ ਗਯਾ' ਪੁਨ ਪਹੁੰਚੇ ਜਾਈ। 'ਬੁੱਧ ਗਯਾ, ਗਯਾ ਤੋਂ ਸੱਤ ਮੀਲ ਦੱਖਣ, ਬੁੱਧ ਦੇ ਤਪ ਦਾ 
ਅਸਥਾਨ, ਜਿੱਥੇ ਬੋਧੀ ਪਿੱਪਲ ਹੁਣ ਤੱਕ ਮੌਜੂਦ ਹੈ ਜਿਸ ਹੇਠ 
ਤਪ ਕਰ ਕੇ ਮਹਾਤਮਾ ਬੁੱਧ ਨੇ ਗਿਆਨ ਪ੍ਰਾਪਤ ਕੀਤਾ ਸੀ। 

ਬੁੱਧ ਅਵਿਤਾਰ ਦੇਹ ਜਹਿਂ ਪਾਈ। 

ਲੋਗ ਗੁਸਾਈਂ ਮਿਲ ਬਹੁ ਆਏ। 

ਸੁਨਿ ਗੁਰਮਤਿ ਮਨ ਮੋਦ ਬਢਾਏ ॥੬॥ 

ਗਯਾ ਸ਼ਹਿਰ ਫਲਗੂ ਤਟ' ਜਾਏ। (ਬਿਹਾਰ ਪ੍ਰਾਂਤ 'ਚ) ਫਲਗੂ ਨਦੀ ਦੇ ਕਿਨਾਰੇ। 

ਪੰਡਿਨ ਕੋ ਸਿਖ ਦੈ ਬਹੁ ਭਾਏ। 

ਰਾਜ ਗਿਰੀ' ਤਹਿ ਤੈ ਚਲ ਦਰਸਾ। 'ਬਿਹਾਰ (ਮਗਧ) 'ਚ ਇਕ ਸ਼ਹਿਰ। 

ਮੇਲਾ ਹੁਤੋ ਤਬੈ ਤਹਿਂ ਸਰਸਾ ॥ ੭॥ 

ਬੁਹਮਾਦਿਕ ਦੇਵਨ ਕੇ ਸਰ' ਜੌ। 'ਤਲਾਅ। 

ਪੇਖੇ' ਗੁਰੁ ਗਰਮ ਜਲ ਤਰ? ਜੌ। ਜੇਹੜੇ। “ਬਹੁਤੇ। “ਜਦੋਂ। 

ਪਾਨ ਹੇਤ' ਲੋਗਨ ਕੋ ਗੁਰੂ। ਪੀਣ ਵਾਸਤੇ। 

ਦਯਾ ਧਾਰਿ ਚਸ਼ਮਾ' ਕਿਯ ਸ਼ੁਰੂ ॥ ੮ ॥ (ਜਲ ਦਾ) ਸੋਮਾ। 

ਜੋ ਅਬਿ ਸ਼ੀਰੀਂ" ਸਰਦ ਸ੍ਰਾਦੂ। ਮਿੱਠਾ। 

ਹੈ ਪ੍ਰਗਟ ਸਤਿਗੁਰੁ ਪ੍ਰਸਾਦੂ। 

ਯਹਿ ਬਰਕਤ ਪਿਖ ਲੋਕ ਤਮਾਮੂ। 

ਦਰਸਹਿਂ' ਸਰਸਹਿਂ' ਗੁਰੁ ਗੁਨ ਧਾਮੂ ॥ ੯॥ ਅਨੰਦ ਹੁੰਦੇ ਹਨ। 

ਭੇਖੀ ਪੱਖ ਪਾਤਿ ਮਤ ਵਾਰੇ। 

ਆਏ ਚਰਚਾ ਕਰਨ ਅਪਾਰੇ। 

ਪ੍ਰਥਮ ਬੋਧ ਸੰਮੁਖ ਹੋਇ ਬੋਲੇ। 

ਨਾਸਤਕ! ਪਾਮਰ? ਕਪਟ ਕਠੋਲੇ” ॥ ੧੦॥ ਜੋ ਖੂਮੇਸ਼ਰ ਤੇ ਪ੍ਰਲੋਕ ਨੂੰ ਨਹੀਂ ਮੰਨਦੇ। “ਕਮੀਨੇ। “ਕਠ 
ਪੁਤਲੇ, ਕੋਠੇ। 

ਕਹਯੋ ਹਮਾਰੋ ਮਤ ਦਿਢ ਸਾਚੋ। 

ਹੈ, ਤੁਮਹੂੰ ਭੀ ਯਾ ਮੈਂ ਰਾਚੋ। 

ਬੁਧ ਭਗਵਾਨ ਸਰਬਿ ਉਰਿ ਬਾਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 179 


ਜੀਵ ਰੂਪ ਨਿਤ ਮੁਕਤਿ ਅਨਾਸੀ ॥੧੧॥ 


ਪਾਲਨ ਦੇਹ ਯਹੀ ਪੁਰਖਾਰਥ'। 

ਜਰਮ' ਭੂਮ ਸਮਝਨ ਪ੍ਰਮਾਰਥ”। 

ਦੇਹ ਭਿੰਨ ਹਮ ਜੀਵ ਨ ਮਾਨੈਂ। 

ਮਰੇ ਮੁਕਤਿ ਸਬ ਹੀ ਪਹਿਚ਼ਾਨੈਂ ॥੧੨॥ 
ਦੇਹ ਦੁਖਾਨਾ ਯਹੀ ਅਗਯਾਨਾ। 

ਨਰਕ ਸੂਰਗ ਦੁਖ ਸੁਖ ਹਮ ਜਾਨਾ। 
ਆਗੇ ਹਿਤ ਦੁਖ ਮੂਰਖ ਭਰਿ ਹੈਂ। 

ਭੇਡ ਚਾਲ ਅੰਧੇ ਪਰ' ਗਰਿ ਹੈਂ ॥੧੨॥ 
ਜੇ ਕਰ ਜੀਵ ਜਨਮ ਜਾ ਪਾਤੋ। 

ਤੋ ਕਬਹੀ ਕੋ ਆਇ ਬਤਾਤੋ। 

ਗੁਰੂ ਕਹਯੋ ਤੁਮਰਾ ਮਤ ਝੂਠੋ। 

ਤੁਮ ਕੋ ਬੁਧ ਭਗਵਾਨ ਸੁ ਮੂਠੋ' ।੧੪॥ 
ਮਤ ਦਿਢਾਇ ਯਹਿ, ਰਾਖਸ ਮਾਰੇ'। 


ਤੁਮ ਸੇ ਜਢਨ' ਲੀਨ ਵਹਿ ਧਾਰੇ। 


ਜੀਵ ਸਦਾ ਤਨ ਤੇ ਹੈ ਨਿਆਰਾ। 

ਜਥਾ! ਕਰਮ ਫਲ ਭੋਗਤ ਸਾਰਾ? ॥ ੧੫॥ 
ਨਾਮ ਜਪੈ ਹਰਿ ਭਗਤਿ ਕਰੈ ਜੋ। 
ਗਯਾਨ ਪਾਇ ਭਵ ਬੰਧ' ਹਰੈ? ਸੋ। 

ਜੇ ਕਰਮਨ ਕਾ ਫਲ ਕੁਛ ਨਾਹੀਂ। 
ਤਾਰ” ਤਮ? ਕਯੋਂ ਲੋਗਨ ਮਾਹੀਂ ॥੧੬॥ 
ਗੁਰੁ ਕੇ ਬਚਨ ਬਾਨ ਰਘੁਬਰ ਕੇ'। 
ਬੇਧ' ਗਏ ਉਨ ਕੇ ਉਰ? ਚਰ ਕੇ”। 
ਸਿੱਖ ਹੋਇ ਸਤਿਨਾਮੁ ਗਹੈ ਕੈ'। 

ਗਏ ਗੁਰੂ ਕੋ ਬੰਦਨ ਕੈ ਕੈ ॥੧੭॥ 
ਦੋਹਰਾ: 

ਸਾਂਖੀ ਆਇ ਬਖਾਨਜਯੋ, 

ਜਗ ਕਾਰਣ ਪੁਧਾਨ'। 


ਪੁਰਖ ਦਾ ਮੁਖ ਪੁਯੋਜਨ। 
'ਜਨਮ (ਮਰਨ) ਨੂੰ। ਅੁਕਤੀ। 


ਪੈ ਕੇ। “ਗਲ ਰਹੇ ਹਨ। 


'ਨੱਗ ਲਿਆ ਹੈ। 

ਇਹ (ਨਾਸਤਕ) ਮਤ ਦ੍ਰਿੜ੍ਹ ਕਰਵਾ ਕੇਰਾਖਸ਼ਾਂ ਨੂੰ ਮਾਰਿਆ 
ਸੀ। 

ਮੂਰਖਾਂ ਨੇ। 


ਜੈਸਾ। (ਵੈਸਾ ਹੀ) ਸਾਰਾ ਫਲ। 
ਸੰਸਾਰ ਦੇ ਬੰਧਨ। 'ਮੇਟ ਲੈਂਦਾ ਹੈ। 


ਛੋਟਾ। “ਵੱਡਾ। 

'ਰਾਮ ਚੰਦਰ ਦੇ ਤੀਰਾਂ (ਵਾਂਗ)। 
'ਵਿੰਨ੍ਹ। “ਹਿਰਦੇ। “ਚੱਲ ਕੇ। 
ਗ੍ਰਹਿਣ ਕਰਕੇ। 


ਜਗਤ (ਦੇਰਚਨ) ਦਾ ਕਾਰਨ ਪ੍ਰਕ੍ਰਿਤੀ ਹੈ। (ਪ੍ਰਕ੍ਰਿਤੀ=ਜੋ 
ਕਿਸੇ ਤੋਂ ਬਣੀ ਹੈ ਤੇ ਜਿਸ ਤੋਂ ਸਭੇ ਵਸਤੂਆਂ ਬਣੀਆਂ ਹਨ ਤੇ 
ਜੋਰਜੋ, ਸਤੋਂ ਤੇ ਤਮੋ ਆਦਿ ਤਿੰਨਾਂ ਗੁਣਾਂ ਦੀ ਸਮ-ਅਵਸਥਾ 





180 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਤਮ ਸਦਾ ਅਸੰਗ' ਹੈ, 

ਸੁਤਿ' ਸਿੰਮੁਤਿ ਕਹਿਂ ਜਾਨ ॥੧੮॥ 
ਚੌਪਈ: 

ਤਾਂ ਕੀ ਹਮ ਉਪਾਸਨਾ ਕਰਿ ਹੈਂ। 
ਪਰ ਤੇ ਪਰ' ਤਿਹਰੂਪ ਵਿਚਰਿ ਹੈਂ। 
ਯਹਿ ਸੁਨਿ ਬੋਲੇ ਗੁਰ ਪੁਬੀਨਾ। 

ਹੈ ਪੁਕ੍ਰਿਤੀ ਪੁਰਖ' ਅਧੀਨਾ ॥੧੯॥ 
ਮਾਯਾ ਪੁਕ੍ਰਿਤੀ ਜਢ ਅਹੇ। 

ਤਾਂ ਕੋ ਕਿਮ ਕਾਰਣ ਤੂੰ ਕਹੇਂ। 

ਜੇ ਜਢ ਮਾਯਾ ਜਗਿ ਉਪਜਾਵੈ। 

ਤੌ ਕਿਉ ਪਾਹਨ” ਨਹਿ ਉਠ ਧਾਵੈ ॥੨੦॥ 
ਸਤਿ ਚਿਤ ਆਨਦ ਈਸ਼੍ਰਰ ਜੋਈ। 
ਜਗਿ ਕਾਰਣ ਸੂਤਿ ਭਾਖਤਿ ਸੋਈ। 
ਤਾਹੀਂ ਕੋ ਤੁਮ ਨਿਸ ਦਿਨ ਧਯਾਵੋ। 


ਸਤਿਨਾਮੁ ਜਪ ਬ੍ੁਹਮ ਸਮਾਵੋ ॥੨੧॥ 
ਸਾਂਖੀ ਸਿੱਖ ਹੋਇ ਕਰਿ ਗਏ। 
ਕਾਪਲ' ਆਇ ਬੋਲਤੇ ਭਏ। 


ਮਤ ਹਮਾਰ ਸਾਚੋ ਸੁਖਦਾਈ। 
ਮੁਕਤਿ ਭੁਗਤਿ ਦਾ ਬੇਦ ਬਤਾਈ ॥ ੨੨ ॥ 
ਖਟ ਚੱਕਰ' ਨਰ ਭੇਦੈ” ਜੋਈ। 


'ਕਪਿਲ ਦੇ ਚੇਲੇ। (ਸਾਡੇ ਵਿਚਾਰ ਵਿੱਚ ਏਥੇ ਪਾਠ 'ਪਾਤੰਜਲਿਂ' 
ਚਾਹੀਦਾ ਹੈ। ਕਿਉਂਕਿ ਯੋਗ ਸ਼ਾਸਤੁ ਦਾ ਕਰਤਾ ਪਾਤੰਜਲੀ 
ਰਿਸ਼ੀ ਹੈ। ਕਪਿਲ ਸ਼ਾਖ ਮਤ ਦਾ ਕਰਤਾ ਹੈ, ਯੋਗ ਸ਼ਾਸਤ੍ਰ ਦਾ 
ਨਹੀ।] 


(ਯੋਗੀਆਂ ਦੇ ਮੰਨੇ) ਛੇ ਚੱਕ (੧. ਮੂਲਾਧਾਰ ਚੱਕੂ=ਗੁਦਾ 
ਸਥਾਨ। ੨. ਸ੍ਰਾਧਿਸ਼ਹਾਨ ਚੱਕ=ਲਿੰਗ ਸਥਾਨ। ੨. ਮਣੀਪੂਰਕ 
ਚੱਕਰਦਨਾਭੀ ਵਿੱਚ। ੪. ਅਨਾਹਤ ਚੱਕੂ=ਹਿਰਦੇ ਵਿੱਚ। ੫. 
ਵਿਸ਼ੁੱਧ ਚੱਕ੍ਰ=ਕੰਠ ਵਿੱਚ। ੬. ਆਗਿਆ ਚੱਕੂ=ਭੁਵੱਟਿਆਂ 
ਵਿੱਚ।) “ਵਿੰਨ੍ਹਦਾ ਹੈ। 


'ਹਠ ਯੋਗੀਆਂ ਦੀ ਇਕ ਧਾਰਨਾ- ਜਿਸ ਦਾ ਤਰੀਕਾ ਇਹ ਹੈ, 
ਮਾਲਸ਼ ਕਰ ਕੇ ਅਤੇ ਖਿੱਚ ਕੇ ਜੀਭ ਇਤਨੀ ਲੋਬੀ ਕਰਨੀ ਕਿ 
ਮੁੜ ਕੇ ਤਾਲੂਏ ਵਿੱਚ ਫਸਾਈ ਜਾ ਸਕੇ। ਯੋਗੀਆਂ ਦਾ ਖ਼ਿਆਲ 
ਹੈ ਕਿ ਕੰਠ ਵਿੱਚ ਜੀਭ ਅੜਾ ਕੇ ਪ੍ਰਾਣਰੋਕਣ ਨਾਲ ਮਸਤਕ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 181 


ਅਹੰ ਬ੍ਰਹਮ ਬੋਲਹਿਂ ਬਕਬਾਦੀ ॥ ੨੩ ॥ 
ਤਾਸ ਜੀਭ ਛੇਦਨ ਕਰ ਡਰੀਏ'। 
ਯਾ ਮੈਂ ਨਹਿਂ ਕਿਛੁ ਦੋਖ' ਬਿਚਰੀਏ। 


ਇੜਾ ਪਿੰਗਲਾ' ਸੁਖਮਨ? ਸਾਧੇ। 


ਪੈ ਹੈ ਬ੍ਰਹਮ ਲੋਕ ਬਿਨ" ਬਯਾਧੇ' ॥ ੨੪ ॥ 


ਸਤਿਗੁਰੁ ਕਹਜੋ ਬੇਧਨੇ ਚੱਕੂ। 

ਅਬਿ ਨਹਿ ਸਮਾਂ ਕਰਨਿ ਯਹਿ ਬੱਕ੍ਹ। 
ਥਾ ਪਿਛਲੇ ਜੁੱਗਨ ਕਾ ਧਰਮ। 

ਅਬਿ ਨਾਹਕ' ਕਰਨੋਂ ਪ੍ਰੀਸ਼ਰਮ” ॥ ੨੫ ॥ 
ਪੁਨ ਜਾ ਕਾ ਫਲ ਬੂਹਮ ਲੋਕ ਹ੍ਹੈ। 

ਜਾ ਮੈ ਅੰਤ ਅਤਜੰਤ ਸ਼ੋਕ ਹੂ। 

ਪਲੈ ਕਾਲ ਲੌ ਤਹਾਂ ਰਹਾਵੈ। 

ਪੁਲੈ ਬਾਦ ਚੁਰਾਸੀ ਪਾਵੈ ॥ ੨੬॥ 

ਬਡੇ ਕਸ਼ਟ ਤੈ ਸੁਖ ਹੂ ਥੋਰਾ। 

ਬੁਧਿ ਜਨ ਕਰਤਿ ਪਸਿੰਦ ਨ ਭੋਰਾ। 

ਤਾਂ ਤੇ ਨਾਮੁ ਭਗਤਿ ਹਰਿ ਗਯਾਨਾ। 

ਕਲਿ ਮੈਂ ਦੇਤ ਸੁਖੈਨ ਕਲਿਆਨਾ ॥੨੭॥ 
ਪਰਮਾਨੰਦ ਅਖੰਡ ਪਾਇ ਹੈ। 

ਬੂੰਦ ਸਿੰਧੁ ਜਯੋਂ ਹਰਿ ਮਿਲਾਇ ਹੈ। 

ਚਿਤ ਨਿਰੋਧ ਜੋਗ' ਸੂਤਿ ਗਾਵੈ”। 

ਬੁਹਮ ਗਯਾਨ ਤੈ ਮੋਖ ਬਤਾਵੈ ॥ ੨੮ ॥ 
ਕਾਮਾਦਿਕ ਭੇਦੈ ਖਟ ਚੱਕ੍ਹਾ। 

ਜਾਂ ਤੈ ਪਰੈ ਪਾਰ ਭਵ ਬੱਕ੍ਰਂ ॥ ੨੯॥ 


ਵਿੱਚ ਇਸਥਿਤ ਚੰਦੂਮਾ 'ਚੋਂ ਅੰਮ੍ਰਿਤ ਟਪਕਦਾ ਹੈ ਤੇ ਯੋਗੀ 
ਦੀਰਸਨਾ ਉਪਰ ਡਿਗਦਾ ਹੈ। 


'ਕੱਟ ਕੇ ਸੁੱਟ ਦੇਈਏ। 

(ਯੋਗੀਆਂ ਦੀ ਮੰਨੀ ਹੋਈ ਇਕ ਨਾੜੀ ਜੋ ਖੱਬੀ ਨਾਸਕਾ ਤੋਂ ਲੈ 
ਕੇ ਕੰਗਰੋੜ ਦੇ ਖੱਬੇ ਪਾਸੇ ਹੁੰਦੀ ਹੋਈ ਦਿਮਾਗ਼ ਵਿੱਚ ਪਹੁੰਚਦੀ 
ਹੈ। 

'ਇਕ ਨਾੜੀ ਜੋ ਨਾਸਕਾ ਤੋ ਦਿਮਾਗ਼ ਤੱਕ ਪਹੁੰਚਦੀ ਹੈ। 
“ਯੋਗੀਆਂ ਦੀ ਕਲਪੀ ਇਕ ਨਾੜੀ ਜੋ ਨੱਕ ਦੇ ਮੂਲ ਤੋਂ ਲੈ ਕੇ 
ਦਿਮਾਗ਼ ਤੱਕ ਪਹੁੰਚਦੀ ਹੈ। ਇਸ ਦੇ ਖੱਬੇ ਪਾਸੇ ਇੜਾ ਤੇ ਸੱਜੇ 
ਪਾਸੇ ਪਿੰਗਲਾ ਹੈ। 

'ਬਿਨਾਰੋਗ ਤੋਂ। “ਏਥੇ ਮੂਲ 'ਚ ਪਾਠ 'ਬਿਸ' ਸੀ ਜੋ ਅਸ਼ੁਧ ਹੈ, 
ਲਿਖਾਰੀ ਦੀ ਉਕਾਈ ਸਮਝਣੀ ਚਾਹੀਦੀ ਹੈ, ਅਸਾਂ ਪਾਠ 
'ਬਿਨ' ਸ਼ੁੱਧ ਕਰ ਦਿੱਤਾ ਹੈ। 


ਇਹ ਟੇਢੇ (ਕਠਨ ਸਾਧਨ) ਕਰਨ ਦਾ। 


'ਬਿਅਰਥ। “ਥਕਾਵਟ, ਮਿਹਨਤ, ਮੁਸ਼ੱਕਤ। 


'ਚਿੱਤ ਨੂੰ ਰੋਕਣਾ ਹੀ ਜੋਗ ਹੈ। “ਵੇਦ ਕਹਿੰਦਾ ਹੈ। 


ਪੰਜ ਕਾਮਾਦਿ ਤੇ ਛੇਵਾਂ ਮਨ, ਇਹ ਛੇ ਚੱਕ ਵਿੰਨ੍ਹੇ। 
'ਟੇਢੇ ਸੰਸਾਰ (ਚੱਕ ਤੋਂ)। 





182 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਪਕ ਸਭਿ ਸਤਿ ਨਾਮੁ। 
ਅਣੁ ਬਾਦੀ ਨੈਯਾਇ ਕੈ', 


ਨਿਜ ਮਤ ਕਹਯੋ ਤਮਾਮ ॥੨੩੦॥ 
ਪੰਚ ਭੂਤ' ਅਣੁਰੂਪ” ਨਿੱਤ, 


ਤਿਨੈ ਮਿਲਾਵੈ ਈਸ। 

ਪੁਲੈ ਕੀਨ ਚਾਹੈ ਜਬੈ, 

ਸਥਿ ਕੋ ਕਰੈ ਪ੍ਿਥੀਸ' ॥ ੨੩੧॥ 
ਚੌਪਈ: 


ਦੂਬ', ਗੁਨਿ?, ਕਰਮਾਂ, ਸਮਾਨਾ” ਬਸੇਖ22। 


ਪੁਨ ਸਮਵਾਯ!' ਅਭਾਵ£ ਸੁ ਲੇਖਾ। 


ਸਪਤ ਪਦਾਰਥਿ ਸੋਧਨ' ਜੋਈ। 
ਮੁਕਤੀ ਅਹੇ ਨੀਕ ਮਮ ਸੋਈ ॥ ੩੨ ॥ 
ਗੁਰ ਕਹਿ ਤਵ ਮਤ ਅੰਧ ਅਗਾਰੇ'। 
ਵਸਤੁ ਨ ਪੱਯੇ ਬਿਨਾ ਉਜਾਰੇ'। 
ਕਹਯੋ ਪਦਾਰਥ ਸੋਧਨ ਜੋਈ। 
ਕਾਕਦੰਤ ਹੈ ਗਨਨੋ' ਸੋਈ ॥ ੩੩॥ 
ਜਗਿ ਰਚਨਾ ਕਾ ਅੰਤੁ ਨ ਐ ਹੈ। 
ਬੁਹਮਾਦਿਕ ਬੇਅੰਤ ਕਹੈਂ ਹੈਂ। 

ਬੁਹਮ ਭਿੰਨ ਜਗ ਸਥੈ ਅਨਿੱਤ। 

ਤੂੰ ਪ੍ਰਮਾਣ ਮਾਨਤਿ ਨਿੱਤ ॥੨੪॥ 


ਅਣੂਆਂ ਤੋਂ ਸ੍ਰਿਸ਼ਟੀ ਦੀ ਉਤਪੱਤੀ ਮੰਨਣ ਵਾਲੇ ਨਿਆਇਕਾਂ 
ਨੇ। 


ਪੰਜ ਤੱਤ। “ਅਣੂ ਰੂਪ ਹਨ। (ਅਣੂ=ਤੱਤਾਂ ਦਾ ਸਭ ਤੋਂ ਛੋਟਾ 
ਹਿੱਸਾ।] 


'ਵੱਖ-ਵੱਖ। 


ਸੰ: ਦੂਵਜ (ਧਰਤੀ, ਪਾਣੀ, ਅੱਗ, ਹਵਾ, ਅਕਾਸ਼, ਸਮਾ, 
ਦਿਸ਼ਾ, ਆਤਮਾ ਅਤੇ ਮਨ)। ਗੁਣ (ਰੂਪ, ਰਸ, ਗੰਧ, 
ਸਪਰਸ਼, ਸੰਖਯਾ, ਪਰਿਮਾਣ, ਪ੍ਰਥਕਬ੍ੂ, ਸੰਯੋਗ, ਵਿਭਾਗ, 
ਪਰਤ੍ਰ, ਅਪਰਤ੍ਰ, ਗੁਰੁਤ੍ਹ, ਦੁਵਤ੍ਰ, ਸਨੇਹ, ਸ਼ਬਦ, ਬੁੱਧਿ, 
ਸੁਖ, ਦੁਖ, ਇੱਛਾ, ਦ੍ਰੈਸ਼, ਪ੍ਰਯਤਨ, ਧਰਮ, ਅਧਰਮ, 
ਸੰਸਾਰਕ)। “ਕਰਮ ( ਉਤਖਯੇਪਣ, ਅਪਖਯੇਪਣ, ਆਕੁੰਚਨ, 
ਪੁਸਾਰਨ, ਗਮਨ)। 'ਸਾਮਾਨਯ (ਜਾਤੀ) ਪਰ ਅਤੇ ਅਪਰ। 
>ਵਿਸ਼ੇਸ਼=ਜਿਤਨੇ ਨਿੱਤ ਦੂਵਜ ਹਨ ਉਨ੍ਹਾਂ ਨੂੰ ਵੱਖ-ਵੱਖਰੱਖਣ 
ਵਾਲੇ ਉਤਨੇ ਹੀ ਵਿਸ਼ੇਸ਼ ਪਦਾਰਥ ਹਨ। 

'ਸਮਵਾਯ (ਉਪਾਦਾਨ ਕਾਰਨ ਅਤੇ ਕਾਰਜ ਦਾ ਪਰਸਪਰ 
ਸਬੰਧ)। “ਅਭਾਵ (ਹੋਂਦ ਦਾ ਨ ਹੋਣਾ)। “ਜਾਣੋ। 

'ਵਿਚਾਰਨਾ। 


ਅਨ੍ਹੇਰੇ (ਅਗਿਆਨ) ਦਾ ਘਰ ਹੈ। 
'ਚਾਨਣ। 


'ਕਾਂ ਦੇ ਦੰਦਾਂ ਦੇ ਗਿਣਨ (ਵਾਂਗ) ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 183 


ਬੇਦ ਬਿਰੁਧ ਮਤ ਤੋਰ ਅਨੁੱਤਮ'। 

ਦੋਖ ਖਾਣਿ ਜਨ ਗਹੈਂ ਨ ਉੱਤਮ। 

ਜੋ ਗੋਤਮ ਬਿਦਜਾ' ਮਨ ਲਾਵੈ। 

ਤਨ ਤਜਿ ਕਾਕ ਸਿਆਲ' ਤਨ ਪਾਵੈ ॥ ੩੫ ॥ 

ਤਾਂ ਤੇ ਸਤਿਨਾਮੁ ਹਰਿ ਭਗਤੀ। 

ਧਰੋ ਤਰੋ ਨਿਰ ਜਤਨਹਿਂ ਜਗਤੀ'। 

ਬਾਨੀ ਸੁਖਿ ਖਾਨੀ ਸੁਨਿ ਸਾਚੀ। 

ਹਰੀ ਭਜਨ ਮੈਂ ਤਿੱਹ ਮਤਰਾਚੀ ॥ ੩੬ ॥ 

ਮੀਮਾਂਸਿਕ ਜਨ ਕਰਮ ਪਰਾਯਨਾ। 'ਆਸਰੇ। 

ਆਇ ਮਤੋ ਨਿਜ ਯੌਂ ਕਿਯ ਗਾਯਨ। 

ਜਗਿ ਉਪਜਨ' ਬਿਤ? ਲਯ! ਸੰਘਾਤਾ”। ਪੈਦਾ ਹੋਣਾ। “ਕਾਇਮਰਹਿਣਾ। “ਨਾਸ ਹੋਣਾ। "ਸਾਰੇ (ਜਗਤ 
ਨੂੰ)। 


ਜਸ ਅਪਜਸ ਸੁਖ ਦੁਖ ਕਾ ਦਾਤਾ ॥੩੭॥ 
ਕਰਮ ਅਹੇ ਹਮ ਨਿਸਚੇ ਲਹਿਹੀਂ। 
ਈਸ਼ ਕਰਮ ਹੀ ਹੈ ਸੂਤਿ ਕਹਿਹੀ। 
ਉੱਤਮ ਮਧਮ' ਅਧਮ ਜੁ ਦੇਹਾ?। 


ਕਰਮ ਤੇ ਮਿਲ ਹੈਂ ਸਥ ਮਤ ਏਹਾ ॥ ੩੮॥ 
ਕਰਮ ਤੈ ਸਿਧ' ਜਨਕਾਦਿਕ ਪਾਈ। 

ਗੀਤਾ ਮੈ ਯਹਿ ਕ੍ਰਿਸ਼ਨ ਬਤਾਈ। 

ਨਰਕ ਸੂਰਗ ਦੁਖ ਸੁਖ ਹੈ ਜੇਤੋ। 

ਪੱਯਤ ਕਰਮਨ ਤੇ ਹੈ ਤੇਤੋ ॥ ੩੯ ॥ 

ਬੁਹਮ ਲੋਕ ਮੈਂ ਜਾਵਨ ਜੋਈ। 

ਕਰਮ ਤੈ ਮਮ ਮਤ ਮੁਕਤੀ ਸੋਈ ॥ ੪੦॥ 
ਦੋਹਰਾ: 

ਜਗ ਕਰਤਾ ਈਸ਼ਰ ਅਹੇ, 

ਚਿਦਾਨੌਦ' ਸਰਬੱਗਯ”। (ਸਤਿ) ਚੇਤਨ ਤੇ ਅਨੰਦ ਸਰੂਪ। “ਸਾਰਿਆਂ ਦਾ ਜਾਣੂ। 
ਕਹਸੋ ਗੁਰੂ ਸਬ ਸੂਤਿ ਕਹਿਂ, 

ਅੰ ਪੁਨ ਮਾਨਤ ਜੱਗਜ ॥੪੧॥ 

ਚੌਪਈ: 

ਪਹਿਲੇ ਜਗਤ ਜੀਵ ਜੋ ਬਨਿ ਹੈ। 





184 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਛੇ ਕਰਮਨ ਕੋ ਵਹਿ ਜਨਿ ਹੈ'। ਪੈਦਾ ਕਰਦਾ ਹੈ। 

ਜੀਵ ਅਧੀਨ ਕਰਮ ਜਢ' ਜੋ ਹੈਂ] 'ਜੜ੍ਹ ਹੈ। 

ਤਾਹਿਂ ਈਸ ਮਾਨਤ ਨਹਿ ਕੋ ਹੈ ॥੪੨॥ 

ਕਰੋ ਉਪਾਸ਼ਨ ਈਸ਼ਰ ਤਾਂ ਤੈ। 

ਮੁਕਤਿ ਭੁਗਤਿ ਪੈਹੋ ਦਿਢ' ਜਾਂ ਤੈ। ਪੱਕੀ ਤਰ੍ਹਾਂ 

ਬੈਨ ਐਨ? ਗੁਰ ਕੇ ਉਨਿ ਮਾਨੇ। 'ਬਚਨ। “ਚੰਗੀ ਤਰ੍ਹਾਂ। 

ਆਇ ਚਾਂਦੂਕੀ' ਇਮ ਕਿਯ ਗਾਨੇ ॥੪੨॥ 'ਚੰਦੂਮਾ ਦੇ ਉਪਾਸ਼ਕ। 

ਦੇਵ ਪਾਲ' ਉੜਪਤਿ? ਪ੍ਰਕਾਸ਼ਕ। 'ਦੇਵਤਿਆਂ ਦੀ ਪਾਲਣਾ ਕਰਨ ਵਾਲਾ। “ਤਾਰਿਆਂ ਦਾ 
ਸੁਆਮੀ। 

ਬਰਸਤਿ ਸੁਧਾ' ਸਰਬ ਜਗ ਮਾਲਕ। ਅੰਮ੍ਰਿਤ ਦੀ ਬਰਖਾ ਕਰਦਾ ਹੈ। 

ਕਮ ਜ਼ਯਾਦੇ ਹੋਵਨ ਜੋ ਪਿਖੀਏ। 

ਧਰਾ' ਫਿਰਨ ਤੈ ਸੋ ਦਿਢ ਲਖੀਏ ॥ ੪੪॥ 'ਧਰਤੀ। 

ਸੇਵਕ ਚੰਦੂ ਲੋਕ ਮੈਂ ਜੈ ਹੈਂ। 

ਬਾਂਛਤ ਭੋਗ ਭੁਗਤਿ ਤਹਿ ਰਹੈ ਹੈਂ। 

ਚੰਦੁ ਭਗਤ ਕੀ ਯੌਂ ਸੁਨਿ ਬਾਨੀ। 

ਬੋਲੇ ਹਸ ਕਰਿ ਪੁਨ ਗੁਰੁ ਗਜਾਨੀ ॥ ੪੫॥ 

ਨਹਿ ਜਗਤੇਸ ਨਿਸੇਸ' ਪਛਾਨੋ। 'ਚੰਦੂਮਾ। 

ਨਖ੍ਹਤਨ ਮੈ ਬਢ ਨਖ੍ਹਤ ਪਰਮਾਨੋਂ'। 'ਤਾਰਿਆਂ ਵਿੱਚੋਂ ਇਕ ਵੱਡਾ ਤਾਰਾ ਮੰਨੋ। 

ਬਢਤਿ ਘਟਤਿ ਪੁਨ ਗ੍ਰਸਤਿ' ਸੁਰਾਹੂ। 'ਪਕੜ ਲੈਂਦਾ ਹੈ। 

ਫਿਰ ਕਲਯਾਨ ਕਿਮ ਕਰਿ ਹੈ ਕਾਹੂ ॥੪੬॥ 

ਰਚੇ ਜਾਂਹਿ ਸਸਿ ਸੂਰ ਅਪਾਰੇ। 

ਤਾਹਿਂ ਭਜੋ ਕਿ ਨ ਮਤਿ ਕੇ ਮਾਰੇ। 

ਮਾਨ ਬਚਨ ਗੁਰ ਕਾ ਵਹਿ ਗਏ। 

ਪਿਤ੍ਰ ਉਪਾਸ਼ਕ ਆਵਤ ਭਏ ॥੪੩੭॥ 

ਚੰਦੂ ਬਿੰਬ' ਕੇ ਊਪਰ ਫ੍ਹੇ ਹੈਂ। 

ਨਿੱਤ ਮੁਕਤਿ ਮਨ ਇਛਤ ਭੁਗੈ ਹੈਂ। 

ਪਿਤ੍ਰ ਲੋਕ ਜਿਹ ਬੇਦ ਬਖਾਨੈ। 

ਤਾਹਿ ਉਪਾਸ਼ਨ ਜੋ ਨਰ ਠਾਨੈ' ॥੪੮॥ 

ਜਾਇ ਤਹਾਂ ਸੋ ਨੀਤ ਰਹੈ ਹੈਂ। 

ਯਹੀ ਮੁਕਤਿ ਹਮ ਨੀਕ ਮਨੈ ਹੈਂ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 185 


ਸਤਿਗੁਰੁ ਕਹਯੋ ਸੁਨੋ ਮਮ ਬਾਨੀ। 

ਪੈ ਹੈਂ ਮੁਕਤਿ ਸਹੀ ਬੁਹਮ ਗਯਾਨੀ ॥੪੯॥ 

ਕਰਮੀ ਮੁਕਤਿ ਨਹੀ ਕੋ ਪੈ ਹੈ। 

ਸੁਖ ਦੁਖ ਫਲ ਕਰਮਨ ਭੋਗੇ ਹੈ। 

ਪਿਤ੍ਰ ਲੋਕ ਜੋ ਕਹਿਤਿ ਪੁਰਾਨ। 

ਪੁੰਨਜਾਤਮ' ਰਹਿਹੈਂ ਤਹਿ ਜਾਨਿ ॥੫੦॥ 

ਭੋਗ ਪੁੰਨ ਫਲ ਫਿਰ ਗਿਰ ਧਰਨੀ'। 

ਪਾਵਤਿ ਜਨਮ ਅਨਿਕ ਕਰਿ ਕਰਨੀ। 

ਪਿਤ੍ਰਨ ਕੇ ਨਮਿੱਤ ਜਨ ਯਾਂ ਤੇ। 

ਪਿੰਡ' ਸ੍ਰਾਧ2 ਖਯਾਹਿ” ਕਰਵਾਤੇ# ॥੫੧॥ 'ਪਿੱਤਰਾਂ ਨਮਿੱਤ ਅਰਪੇ ਹੋਏ ਜੌ ਦੇ ਆਟੇ ਦੇ ਪਿੰਨ (ਗੋਲੇ)। 
ਪਿੱਤਰਾਂ ਨਮਿੱਤ ਸ਼ਰਧਾ ਨਾਲ ਕੀਤਾ ਹੋਇਆ ਅੰਨ ਬਸਤ੍ਰ 
ਆਦਿ ਦਾਨ। ਬਰਸੀ ਵਾਲੇ ਦਿਨ ਪਿੱਤਰਾਂ ਨਮਿੱਤ ਕੀਤਾ ਅੰਨ 
ਬਸਤ੍ਰ ਆਦਿ ਦਾਨ। “ਪਿੰਡ ਸਰਾਧ ਤੇ ਖਸਾਯ ਆਦਿਕ 
ਪਿੱਤਰਾਂ ਨਮਿੱਤ ਉਨ੍ਹਾਂ ਦੇ ਉਪਾਸ਼ਕ ਲੋਕ ਕਰਵਾਉਂਦੇ ਹਨ ਜੋ 
ਮਨ ਮਤ ਹੈ ਜਿਨ੍ਹਾਂ ਦੇ ਕਰਨ ਨਾਲ ਜੰਮਣ ਮਰਨ ਦਾ ਦੁੱਖ ਨਾਸ 
ਨਹੀਂ ਹੁੰਦਾ। ਗੁਰਾਂ ਦਾ ਆਪਣਾ ਮਤ ਵਾਹਿਗੁਰੂ ਨਾਮ ਜਪ ਕੇ 
ਮੁਕਤਿ ਹੋਣਾ ਹੈ, ਜਿਸ ਦਾ ਜ਼ਿਕਰ ਅਗਲੀਆਂ ਦੋਹ ਤੁਕਾਂ 
ਵਿੱਚ ਹੈ। 

ਤਾਂ ਤੇ ਤੁਮ ਭੀ ਈਸ ਉਪਾਸੋ। 

ਸਤਿ ਨਾਮੁ ਜਪ ਭਵ ਦੁਖ ਨਾਸੋ। 

ਮਾਨਿ ਬਚਨ ਵਹਿ ਗੁਰਸਿਖ ਭਏ। 

ਤਬਿ ਹੀ ਗਰੁੜ ਉਪਾਸ਼ਕ ਅਏ ॥੫੨॥ 

ਹੈ ਭਗਵਾਨ ਗਰੁੜ ਸਬ ਲਾਇਕ। 

ਹਰਿ ਬਾਹਨ' ਨ੍ਰਿਭੈ ਪਦ ਦਾਇਕ”। 'ਵਿਸ਼ਨੂੰ ਦੀ ਅਸਵਾਰੀ। “ਦੁਖਰਹਿਤ ਪਦਵੀ। 

ਈਸ ਦੁਆਰ ਪਰ ਜੋ ਸਦਰਹਿਹੀ। 

ਭਜੋ ਤਾਹਿ ਜੇ ਸਬਿ ਸੁਖ ਚਹਿਹੀ ॥੫੨॥ 

ਗੁਰੂ ਕਹਸੋ ਸ੍ਹਰਾਮੀ ਤਜ ਜੋਈ। 

ਭਜੈ ਗੁਲਾਮ ਮਹਾਂ ਜਢ ਸੋਈ। 

ਮਨ ਨਿਰਮਲ ਤੇ ਹੂ ਹੈ ਗਜਾਨਾ। 

ਤਾਂ ਤੇ ਪੈ ਹੈਂ ਪਦ ਨਿਰਬਾਨਾ ॥੫੪॥ 

ਗੁਰ ਬਚ ਸਾਚ ਮਾਨ ਵਹਿ ਗਯੋ। 

ਸ਼ੇਸ਼' ਉਪਾਸ਼ਕ ਸਨਮੁਖ ਭਯੋ। 





186 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਚ', ਔਰ ਮਤ ਹੈ ਸਬਿ ਕੂਰੋ। 

ਮਮ ਮਤ ਸਾਚ ਸੁਖਦ ਅਤਿ ਰੂਰੋਂ' ॥੫੫॥ 

ਫਨਿ ਅਨੰਤ ਭਗਵੰਤ ਸੇਸ ਜੋ। 

ਨਾਮੁ ਜਪੈ ਨਿਤ ਨਏ' ਬੇਸ? ਜੋ। 

ਜੈਸ ਫੀਲ' ਪਰਰਾਈ ਦਾਨੋਂ। 

ਸੇਸ ਸੀਸ ਪਰ ਧਰ ਇਮ ਜਾਨੋ ॥੫੬॥ 

ਨਾਰਾਯਨ' ਭੀ ਤਾ ਪਰ ਸੋਹੈ। 

ਨਹਿ ਸਮੁੱਥ ਸੇਸ ਸਮ ਕੋ ਹੈ। 

ਨਿਸ ਦਿਨ ਵਹਿ ਭੀ ਨਾਮ ਉਚਰ ਹੈ। 

ਨਾਮ ਉਚਾਰਨ ਆਪ ਭਿਰਰ ਹੈ! ॥੫੭॥ 'ਪੁਨਾ ਆਪ ਨਾਮ ਉਚਾਰਨ ਦਾ (ਰਰ ਹੈ) ਉਪਦੇਸ਼ (ਕਰਦਾ) 


ਹੈ। 

ਯਾ ਤੇ ਹਮ ਉਪਾਸ ਹੈ ਸੇਸੈਂ। 

ਗਹੋ ਆਪ ਭੀ ਯਹਿ ਮਤ ਬੇਸੈ'। ਚੰਗਾ। 

“ਜੇਸ ਨਾਮੁ ਹਰਿ ਕੋਰਸ ਚ਼ਖਿ ਹੈ। ਏਥੋਂ ਗੁਰੂ ਜੀ ਕਹਿਣ ਲੱਗੇ ਹਨ। 

ਸ਼ਕਤਿ ਉਠਾਵਨ ਕੀ ਧਰ' ਰਖ ਹੈ ॥੫੮॥ 'ਧਰਤੀ ਦੇ ਚੁੱਕਣ ਦੀ। 

ਤੁਮ ਭੀ ਜਪੋ ਤਾਹਿ ਕਾ ਨਾਮੂ। 

ਘਟਿ ਘਟਿ ਬਿਆਪਕ ਜੋ ਸੁਖਿ ਧਾਮੂ। 

ਪੈਹੋ ਮੁਕਤਿ ਭੁਗਤਿ ਦਿਢ ਨੀਕੇ। 

ਮਾਨ ਨਾਇ ਸਿਰ ਗਏ ਸੁ ਠੀਕੇ ॥੫੯॥ 

ਸਿੱਧ ਉਪਾਸ਼ਕ ਆਏ ਕੋਈ। 

ਯਾ ਬਿਧਿ ਉਨਿ ਸ਼੍ਧਾ ਸਹ' ਗੋਈ”। 'ਸਹਿਤ। “ਕਹੀ। 

ਸੱਤ ਨਾਥ' ਆਦਿਕ ਸਿਧੇਸ਼ੂਰ”। ਨਾਮ। “ਸਿੱਧਾਂ ਦੇ ਸੁਆਮੀ। 

ਤਿਨ ਕੋ ਹਮ ਮਾਨੈ ਪ੍ਰਮੇਸ਼ੂਰ ॥।੬੦॥ 

ਲੋਕਾਂਜਨ' ਆਦਿਕ ਬਿਦਯਾ ਬਹੁ। 'ਸਿੱਧ ਲੋਕਾਂ ਦਾ ਸੁਰਮਾ ਜਿਸ ਨੂੰ ਅੱਖੀਂ ਪਾ ਕੇ ਲੁਕੇ ਹੋਏ 
ਪਦਾਰਥ _ ਦੇਖ _ਲਈਦੇ _ਹਨ। _ [ਲੋਕ- _ ਦੇਖਣ 
ਵਾਲਾ=ਅੰਜਨ=ਸੂਰਮਾ।) 

ਜਾਨਤਿ ਹਮ ਤੁਮਹੂੰ ਭਿ ਸੀਖ ਲਹੁ। 

ਸਕਲ ਪਦਾਰਥ ਦੈਂਹ ਬਤਾਈ। 

ਜੋ ਚੈਹੈਂ ਸੋ ਲੈਂਹ ਮੰਗਾਈ ॥ ੬੧॥ 

ਅਰੁ ਪੁਨ ਜਹਾਂ ਚਹੈਂ ਤਹਿ ਜਾਵੈਂ। 

ਮਿਤ ਸੁਇਛੱਤ' ਹਮ ਕੋ ਆਵੈ ॥ ੬੨ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


<< 


ਦੋਹਰਾ: 
ਗੁਰੁ ਕਹਿ ਬਿਦਯਾ ਤੁਵ ਜਿਤੀ, 
ਅਤਿ ਅਨਰਥ ਕਾ ਹੇਤੁ'। 

ਬੁਹਮ ਬਿਦਯਾ ਆਗੇ ਸਬੀ, 
ਆਹਿ ਅਬਿੱਦਯਾ' ਜੇਤੁ” ॥ ੬੨॥ 


ਬਹੁ ਧਨ ਬਹੁ ਆਯੂ' ਬਢੇ, 

ਜਗ ਕੋ ਬਹੁਤ ਚਿਤਾਂਨਾ। 

ਹੈ ਬੰਧਨ ਕਾ ਹੇਤੁ ਸਬਿ, 
ਮੁਕਤਿ ਨਾਮੁ ਤੈ ਮਾਨ ॥੬੪॥ 
ਚੌਪਈ: 

ਸੋ ਜਬਿ ਗਏ ਗੰਧਰਬੀ ਆਏ। 

ਕਹਸੋ ਊਪਾਸ਼ਨ ਗੰਧੂਬ ਭਾਏ। 

ਬਿਸ੍ਹਾ ਬਸੁ' ਸੇਵਾ ਹਮ ਕਰਿ ਹੈਂ। 

ਨਾਦ ਬ੍ਰਹਮ ਉਚਾਰਨ ਕਰਿ ਹੈਂ ॥ ੬੫ ॥ 
ਦੋਇ ਸ੍ਰੂਪ ਬ੍ਰਹਮ ਕੇ ਹੱਯੇ। 

ਰੂਪ ਬ੍ਰਹਮ ਇਕੁ ਨਾਦਾ' ਸੁ ਪੱਗੇ। 

ਗਾਵਨ ਨਾਦ ਬ੍ਰਹਮ ਹੈ ਮਗਨਾ। 

ਤਾਂ ਸਮ ਆਨੰਦ ਔਰਹਿ ਜਗ ਨਾ ॥੬੬॥ 
ਜਹਾਂ ਸੁਰਤਿ ਜਿਹ' ਲਗੀਰਹਾਵੈ। 

ਸੋ ਅੰਤਹਿ ਮਧ ਤਾਂਹਿ ਸਮਾਵੈ। 

ਗੁਰੂ ਕਹਯੋ ਮਤ ਕੂਰ ਤੁਮਾਰੋ। 

ਗਾਵਨ ਨਾਚਨ ਟਾਪਨ ਭਾਰੋ ॥੬੭॥ 
ਮਨ ਚੰਚਲ ਯਾ ਤੇ ਹੈ ਜੈ ਹੈ। 

ਮੁਕਤਿ ਮਾਹਿ ਪੁਤਿ-ਬੰਧਕ ਪੈ ਹੈ'। 
ਭਜਨ ਉਪਾਸ਼ਨ ਗੰਧੁਬ ਕੇਰੀ। 

ਕਰਨ, ਅਗਜਯਾਤਾ ਅਹੇ ਬਧੇਰੀ' ॥ ੬੮ ॥ 
ਨਾਦ ਅਗੋਚਰ ਬ੍ਰਹਮ ਸੂਤਿ ਕੈ ਹੈ'। 
ਭਗਤਿ ਭਾਵ ਬਿਨ ਮੁਕਤਿ ਨ ਪੈ ਹੈ। 
ਭਏ ਸਿਖ ਵਹਿ ਗੁਰੁ ਬਚ ਸੁਨਿ ਕੈ। 


ਬਹੁਤੇ ਪਾਪਾਂ ਦਾ ਕਾਰਨ। 


167 


'ਅਵਿੱਦਿਆ (ਅਨਪੜ੍ਹਤਾ) ਹਨ। _?ਜਿਤਨੀਆਂ (ਹੋਰ 


ਵਿੱਦਿਆ ਹਨ)। 
।ਉਮਰ। 
'ਆਪਣੇ ਵੱਲ ਖਿੱਚਣਾ। (ਅ) ਮੰਗਣਾ। 


'ਵੀਹ ਵਿਸਵੇ ਭਾਵ ਬਹੁਤ ਚੰਗੀ ਤਰ੍ਹਾਂ। 
'ਸ਼ਬਦ ਬ੍ਰਹਮ। 


'ਇਕ ਰੂਪ ਬ੍ਰਹਮ ਤੇ ਦੂਜਾ ਸ਼ਬਦ ਬ੍ਰਹਮ। 


ਰੁਕਾਵਟ ਪੈਂਦੀ ਹੈ। 


'ਬਹੁਤੀ ਬੇ ਸਮਝੀ ਹੈ। 
'ਵੇਦ ਬੂਹਮ ਨੂੰ ਸ਼ਬਦ ਦੀ ਪਹੁੰਚ ਤੋਂ ਪਰੇ ਕਹਿੰਦਾ ਹੈ। 





188 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਏ ਸਾਚ ਮਤ ਗੁਰੁ ਕਾ ਗੁਨਿ ਕੈ' ॥੬੯॥ 
ਦੋਹਰਾ: 

ਮਤ ਪਖੰਡ ਬਹੁ ਖੰਡ ਗੁਰੁ, 

ਨਾਮੁ ਦਾਨੁ ਇਸ਼ਨਾਨ। 

ਭਗਤਿ ਗਯਾਨ ਦ੍ਰਿੜਾਇ ਭਲ, 
ਲੋਗਨ ਹਿਤ ਕਲਯਾਨ ॥ ੭੦ ॥ 

ਚੌਪਈ: 

ਤਹਿਂ ਤੈ ਪਟਨੇ ਸ਼ਹਿਰ ਪਧਾਰੇ। 

ਗੰਗਾ ਤਟ' ਜਨ ਮਿਲੇ ਅਪਾਰੇ। 

ਹੈ ਗੁਰਦੁਆਰਾ ਅਬਿ ਜਹਿੰ ਗੋਰੈਂ”। 

ਗੰਗਾ ਤਟ ਥਾ ਤਬਿ ਇਸ ਠੌਰੈਂ। 

ਇਕ ਦਿਨ ਮਰਦਾਨੇ ਕਿਯ ਸਵਾਲ। 
ਮਾਨੁਖ ਜਨਮ ਅਮੋਲਕ ਲਾਲ। 

ਹੈਂ ਜਾਨਤਿ ਸਬਿ ਲੋਗ ਕਹਾਵਤ। 

ਫਿਰ ਕਯੋਂ ਇਸ ਕੌ ਬਜਰਥ ਗਵਾਵਤਿ' ॥ ੭੨॥ 
ਤਬਿ ਗੁਰੁ ਕਹੀ ਯਹੀ ਹਰਿ ਮਾਯਾ। 

ਤਾਂਹਿ ਜਾਲ ਸਬਿ ਪਰ ਅਸ ਪਾਯਾ। 

ਲਥ ਹੈ, ਪਰ ਦ੍ਰਿੜ ਅਮਲ ਨਰੱਖ ਹੈਂ”। 


ਫਸ ਤਸਿ ਰਸ ਕਸ ਬਿਸ਼ਯਨ ਚਖ ਹੈਂ! ॥ ੭੩॥ 


ਕਾਮ ਕ੍ਰੋਧ ਮਦ ਲੋਭ ਮੋਹ ਮੈਂ। 

ਦੀਨ' ਰਹਤਿ ਅਗਜਯਾਨ ਖੋਹ? ਮੈਂ। 

ਸੁਮਤਿ ਨੈਨ ਪਰ ਤਿਮਰ' ਛਯੋਰਹਿ। 

ਕੀਮਤ ਲਾਲ ਸੁ ਲਖਤਿ ਸਕਤਿ ਨਹਿ' ॥ ੭੪॥ 
ਪੂਰਬ ਪੁਨਯ ਉਦੇ ਹੁਇ ਆਵੈ। 

ਈਸ ਦਯਾ ਦਿਲ ਸ਼ੌਕ ਜਗਾਵੈ। 

ਮਿਲੈ ਬੈਦ ਗੁਰੁ ਗਯਾਨੈ ਪੂਰਾ। 

ਨੈਨ' ਉਜਾਲਿ? ਦਿਖਾਲਿ ਜਹੂਰਾ” ॥ ੭੫॥ 
ਕਦਰ ਲਾਲ ਕੀ ਤਬਿ ਜਨ ਜਾਨੈ। 


ਵਿਚਾਰ ਕੇ। 


'ਕਿਨਾਰੇ। 
'ਭਾਰੀ, ਵੱਡਾ ਭਾਵ ਦਸਮ ਪਾਤਸ਼ਾਹ ਜੀ ਦਾ ਜਨਮ ਅਸਥਾਨ। 


'ਗ਼ਵਾਉਂਦੇ ਹਨ। 


(ਇਹ ਮਾਇਆ ਦਾ ਜਾਲ) ਲਹਿ ਤਾਂ ਸਕਦਾ ਹੈ ਪਰ (ਇਹ 
ਜੀਵ) ਕਰਮਾ ਨੂੰ ਪੱਕੇ ਨਹੀਂਰੱਖਦੇ ਭਾਵ ਸ਼ੁਭ ਕਰਮ ਨਹੀਂ 
ਕਰਦੇ। 

'ਤਿਸ (ਮਾਇਆ) ਵਿੱਚ ਫਸ ਕੇ ਵਿਸ਼ਿਆਂ ਦੇਰਸਾਂ ਕਸਾਂ ਨੂੰ 
ਚਖਦੇ ਹਨ। 


'ਦੁਖੀ। “ਕੰਦਰਾ (ਗੁਫਾ)। 


ਅਨ੍ਹੇਰਾ (ਅਗਿਆਨ ਦਾ)। 
'ਜਾਣ ਨਹੀਂ ਸਕਦੇ। 


'ਬੁੱਧੀ ਰੂਪ ਨੇਤਰਾਂ 'ਚ। “ਪ੍ਰਕਾਸ਼ ਕਰਕੇ। 'ਪ੍ਰਗਟ ਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 189 


ਪਾਇ ਮਹਾਨ ਗਯਾਨ ਬਿਗਯਾਨੈ' ॥ ੭੬॥ 
ਦੋਹਰਾ: 

ਇਸ ਪਰ ਭੀ ਕਿਸ ਕਦਰ ਜਬਿ, 

ਸ਼ੰਕ ਰਹੀ ਮਨ ਮਾਹਿ] 

ਦੂਸਰ ਦਿਨ ਇਕ ਲਾਲ ਦੈ, 
ਮਰਦਾਨੇ ਕੋ ਚਾਹਿ' ॥ ੭੭॥ 

ਖਾਵਨ ਹਿਤ ਲਯਾਵਨ ਕਹਜੋ, 

ਯਾ ਕੋ ਬੇਚ ਬਜ਼ਾਰ। 

ਮਾਨ ਹੁਕਮ ਗੁਰ ਕਾ ਚਲਜਯੇ, 
ਮਰਦਾਨਾ ਮੁਦ ਧਾਰਿ' ॥੭੮॥ ਅਨੰਦ ਹੋ ਕੇ। 
ਚੌਪਈ: 

ਜਾਇ ਬਜ਼ਾਰ ਬੀਚ ਮਰਦਾਨੇ। 

ਬਹੁ ਲੋਗਨ ਕੋ ਕੀਨ ਦਿਖਾਨੇ। 

ਕੋਊ ਸਾਗ ਕੋ ਆਟਾ ਸੇਰ। 

ਕੋਊ ਰੁਪੱਯਾ ਕਪੜਾ ਫੇਰ ॥ ੭੯ ॥ 
ਦੇਵਹਿਂ ਮੋਲ ਲਾਲ ਲਖ ਮਨਕਾ'। 

ਤੈਸ ਭਾਵ ਹੈ ਮਾਨੁਖ ਤਨ ਕਾ। 

ਸਾਲਸ ਰਾਇ ਜੁਵਾਹਰੀ ਜਬੈ। 

ਪੇਖਯੋ ਪਰਖ ਹਰਖ ਲੈ! ਤਬੈ ॥੮੦॥ 
ਨਜ਼ਰ' ਰਜਤਪਣ” ਇਕ ਸੌ ਕੀਨਾ। 
ਲਾਲ ਸਹਿਤ ਮਰਦਾਨੇ ਦੀਨਾ। 

ਕਹਯੋ ਮੋਲਿ ਨਹਿ ਕੋਲ ਹਮਾਰੇ। 

ਨਹਿ ਕੋ ਦੇਇ ਸਕੈ ਇਸ ਕਾਰੇ' ॥੮੧॥ 
ਲੈ ਵਾਪਸ ਮਰਦਾਨਾ ਆਯੋ। 

ਹਾਲ ਬਿਸਾਲ ਗੁਰੂ ਢਿਗ ਗਾਯੋ। 

ਕਹਿੰ ਗੁਰੁ ਕਯੋਂ ਭਾਈ ਮਰਦਾਨਾ। 

ਲਾਲ ਜਰਮ' ਕਾ ਮਰਮ” ਪਛਾਨਾ? ॥੮੨॥ ਮਨੁੱਖਾ ਜਨਮ ਰੂਪ। “ਭੇਦ। 
ਜਾਹਿ ਰੁਪੱਯੇ ਵਾਪਸ ਦੈ ਆ। 

ਤਬਿ ਮਰਦਾਨਾ ਦੈਵਨ ਗੈਆ। 

ਜੌਹਰੀ ਲੇਤ ਨ ਗੁਰੁ ਰਖਵਾਏ। 





ਫਿਰਯੋ ਮਰਦਾਨਾ ਇਤ ਉਤ ਦਾਏ' ॥੮੩॥ 
ਮਾਨ ਅਚੰਭਾ ਜੌਹਰੀ ਤੂਰਨ। 

ਆਯੋ ਗੁਰੂ ਪਹਿ ਲਖਿ ਨਰ ਪੂਰਨ। 

ਤਬਿ ਤਾਂ ਕੋ ਗੁਰੁ ਸ਼ਬਦ ਸੁਨਾਯੋ। 

ਜਾਂ ਤੇ ਸੰਸੇ ਸ਼ੋਕ ਨਸਾਯੋ ॥੮੪॥ 

“ਸੀ ਮੁਖਵਾਕਯ: 


ਲਾਲੋ: ਲਾਲ” ਉਪਾਇਆ, ਲਾਲੋ” ਲਾਲ ਦਿਸੰਨ” 
| 

ਜਿਨ੍ਹਾ ਲਾਲੀ' ਨੈਨ ਮੈਂ? ਦੂਜਾ ਨ ਜਾਣੰਨ ॥ 

ਸੁਨਿ ਸਾਲਸ ਤੂੰ ਜੌਹਰੀ, ਅਪਣਾ ਲਾਲ' ਪਛਾਣ 
| 

ਕੂੜੇ ਲਾਲ ਨ ਗੰਢ ਬੰਨ੍ਹ, ਲੈਸੀਰਬ ਸਿਵਾਣ ॥ 
ਕੰਕਰ ਪੱਥਰ ਸੰਜ ਕੈ! ਨਾਮ ਸਦਾਯੋ ਸ਼ਾਹਿ ॥ 
ਨਾਨਕ ਸਤਿਗੁਰ ਜੇ ਮਿਲੈ, ਤਾ ਕੋ ਸੂਝੇਰਾਹਿ ॥ 
ਚੌਪਈ: 

ਇਤਯਾਦਕ ਬਹੁ ਸ਼ਬਦ ਉਚਾਰੇ। 

ਜੋ ਸੁਨਿ ਜੌਹਰੀ ਮੁਦ ਮਨਿ ਧਾਰੇ। 

ਭੋਜਨ ਹੇਤ ਅਰਜ਼ ਤਿਹ ਕਰੀ। 

ਤਬਿ ਸਤਿਗੁਰ ਯਹਿ ਬਾਨਿ' ਉਚਰੀ ॥ ੮੫॥ 
ਸ਼ੀ ਮੁਖਵਾਕਯ: 

ਭੋਜਨ ਭੈ ਪ੍ਰੀਤ ਪਕਾਵਨ, ਲੁੱਚੀ ਲੋਚਾ ਪੂਰੀ ॥ 
ਮਿਠਯਾਈ ਮੁਖ ਹਰਿ ਹਰਿ ਬੋਲੈ, ਤਾ ਮਨਰਹੈ 
ਹਦੂਰੀ ॥ 

ਮੇਵਾ ਮਿਲਨ ਸੰਤਨ ਕਾ ਕਹੀਏ, ਸਤ ਕੇ ਬਾਗੇ 
ਜੋੜੇ! ॥ 

ਖਾਵਨ” ਖਾਇ ਅਘਾਵੈ” ਨਾਨਕ, ਜਉਂ ਬਿਖ ਤੈ” 
ਮਨ ਮੋੜੇ ॥ 

ਚੌਪਈ: 

ਐਸੇ ਐਸੇ ਸ਼ਬਦ ਘਨੇਰੇ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


।ਏਧਰ ਓਧਰ (ਦੋਹੀਂ) ਤਰਫ਼ੀਂ। 


#ਇਹ ਤੇ ਅਗਲੇ ਪੰਨੇ ਵਾਲਾ ਦੋਨੋਂ ਸ਼ਬਦ ਸ੍ਰੀ ਗੁਰੂ ਗੁੰਥ 
ਸਾਹਿਬ ਜੀ ਵਿੱਚ ਨਹੀਂ ਹਨ। 

ਪ੍ਰਮੇਸ਼ਰ ਨੌ। “(ਮਨੁੱਖਾ ਜਨਮ ਰੂਪ) ਲਾਲ। 'ਪ੍ਰੇਮੀਆਂ ਨੂੰ। 
“(ਮਨੁੱਖਾ ਜਨਮ) ਲਾਲ (ਵਰਗਾ) ਦਿਸਦਾ ਹੈ। 
'ਭਗਤੀ ਰੂਪ ਲਾਲੀ। ਨ ਬੁੱਧ ਰੂਪ ਨੇਤ੍ਾਂ ਵਿੱਚ। 

'ਪਿਆਰਾ (ਪ੍ਰਮੇਸ਼ਰ)। ਮਨੁੱਖਾ ਜਨਮ ਰੂਪ ਲਾਲ। 


'ਸੱਚ ਬੋਲਣਾ ਪੁਸ਼ਾਕਿਆਂ ਦੇ ਜੋੜੇ ਹਨ। 


'ਖਾਣਿਆਂ ਨੂੰ। “ਰੱਜ ਜਾਈਦਾ ਹੈ। "ਵਿਸ਼ਿਆਂ ਤੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 191 


ਸੁਨਿ ਸਾਲਸ ਭੌ ਮੋਦ ਬਧੇਰੇ। 

ਦਰਸ ਪਰਸ ਕਰਿ ਭੌ ਬਡ ਭਾਗਾ। 

ਗੁਰੁ ਕਿਰਪਾ ਉਪਜਜੋ ਵੈਰਾਗਾ ॥ ੮੬॥ 

ਪਾਇ ਬਿਬੇਕ ਗਯਾਨ ਬਿਗਯਾਨਾ। 

ਭਯੋ ਬੁਹਮ ਗਯਾਨੀ ਸੁਖ ਮਾਨਾ। 

ਨਾਮ ਅਧਰਕਾ ਤਾਹਿ ਗੁਲਾਮੂ'। 'ਨੌਕਰ। 

ਬੁੱਧਿ ਸੁੱਧ ਕਾ ਥਾ ਵਹਿ ਧਾਮੂ' ॥ ੮੭॥ 'ਉਹ ਚੰਗੀ ਬੁੱਧੀ ਦਾ ਘਰ ਸੀ। 

ਗੁਰੁ ਕਿਰਪਾ ਕਾ ਭਾ ਅਧਿਕਾਰੀ। 

ਲੋਗਨ ਕੀ ਸ਼ਰਧਾ ਪਿਖਿ ਭਾਰੀ। 

ਤਾ ਕੋ ਸਤਿਗੁਰੁ ਦੈ ਨਿਜ ਬਾਨਾ'। 'ਭੇਖ, ਪੁਸ਼ਾਕਾ। 

ਛੋਰਯੋ ਕਰਿ ਮਹੰਤ ਤਿਸ ਥਾਨਾ ॥੮੮॥ 

ਬਹੁ ਦਿਨ ਰਹਿ ਤਹਿ ਪੁਨਾ ਮੁਕੰਦਾ। 

ਲੀਨ ਬੰਗਾਲ ਦੇਸ ਕਾ ਫੰਦਾ'। 'ਰਸਤਾ। 

ਭਾਗਲ ਪੁਰ' ਮੁਗੇਰ? ਤੇ ਆਦੂ। 'ਬਿਹਾਰ ਪ੍ਰਾਂਤ ਦੇ ਜ਼ਿਲ੍ਹੇ ਦਾ ਪ੍ਰਧਾਨ ਨਗਰ। 'ਮੁੰਗੇਰ=ਬੰਗਾਲ 

ਵੇ ਪ੍ਰਾਂਤ ਦਾ ਇਕ ਨਗਰ। 

ਉਤਰਤਿ ਗਏ ਮੁਰਸ਼ਦਾ ਬਾਦੂ' । ੮੯॥ 'ਭਗੀਰਥੀ ਦੇ ਕਿਨਾਰੇ ਵੱਸਿਆ ਇਕ ਨਗਰ। 

ਲੋਗ ਮੁਰੀਦ ਬਨੇ ਸਭ ਥਾਈਂ। 

ਗਏ ਗੁਰੂ ਚਲ ਜਹਾਂ ਜਹਾਂ ਈ। 

ਦੇਸ ਕਾਮਰੂ' ਢਾਕੇ” ਸ਼ਹਿਰ। 'ਕਾਮ ਰੂਪ=ਆਸਾਮ ਦੇਸ਼ ਵਿੱਚ ਪੂਰਬੀ ਬੰਗਾਲ ਦਾ ਭੂਟਾਨ ਦੀ 
ਲੇ ਸਰਹੱਦ ਉਪਰ ਇਕ ਜ਼ਿਲ੍ਹਾ ਅਤੇ ਉਸ ਦੇ ਆਸ-ਪਾਸ ਦਾ 

ਇਲਾਕਾ। _ “ਪੂਰਬੀ ਬੰਗਾਲ _(ਪੂਰਬੀ ਪਾਕਿਸਤਾਨ) 
ਦੀਰਾਜਧਾਨੀ। 

ਪਰੀ ਧੂੰਮ ਸੁਨਿ ਗੁਰ ਕਾ ਬਹਿਰ' ॥੮੯॥ 'ਆਉਣਾ। (ਅ) ਬਾਣੀ ਦਾ ਉਪਦੇਸ਼। 

ਰੂਪ ਔਰਤੋਂ ਪਰ ਬਹੁ ਅਹੈਂ। 

ਕਾਮਰੂਪ ਯਾਹੀ ਤੇ ਕਹੈਂ। 

ਪੁਰਖ ਕੁਰੂਪ ਰੁਜੀ' ਬਹੁ ਹੋਵਤਿ। 

ਇਸ ਦਿਸ ਕੇ ਨਰ ਕੋ ਜਬਿ ਜੋਵਤਿ' ॥੯੦॥ 

ਤਬੈ ਨਾਰਿ ਵਹਿ ਮੋਹਤਿ ਹੂੰ ਕੈ। 

ਜੰਤਰ ਮੰਤਰ ਤੰਤਰ ਕੈ ਕੈ। 

ਹਾਵ ਭਾਵ' ਬਹੁ ਦਾਵ? ਦਿਖੈ ਹੈਂ। ਦਿਲ ਭਰਮਾਉਣ ਲਈ ਕੀਤੀ ਗਈ ਅੰਗਾਂ ਦੀ ਹਿਲਜੁਲ। 


“ਦਾਅ, ਛਲ। 
ਪੁਰਖ ਤਈਂ ਨਿਜ ਬਸਿ ਕਰਿ ਲੈ ਹੈਂ ॥੯੧॥ 





192 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਨਰ ਤਾਂ ਕੀ ਮਾਨਤ ਨਾਹੀ। 

ਬਦਲ ਕਲੇਵਰ' ਰਾਖਹਿਂ ਪਾਹੀ”। 

ਜਬਿ ਗੁਰੁ ਸਹਿ' ਬਾਲੇ ਮਰਦਾਨੇ। 

ਦੇਸ ਕਾਮਰੂ ਵੀਚ ਪਯਾਨੇ' ॥ ੯੨॥ 
ਗਯੋ ਮਰਦਾਨਾ ਗਾਉਂ” ਮਝਾਰੀ। 

ਮੇਂਢਾ' ਕਰਿ ਲੀਨੋ ਇਕ ਨਾਰੀ। 

ਪੁਨ ਗੁਰ ਬਾਲੇ ਦਿਸ ਜਬਿ ਆਈਆਂ। 
ਸਬਿ ਹੀ ਕੁੱਤੀ ਗਧੀ ਬਨਾਈਆਂ ॥ ੯੨॥ 
ਕਾਮਨਿ' ਕਾਮਨ? ਕਰੇ ਅਪਾਰੇ। 

ਨਿਫਲ ਭਏ ਜਜੋਂ ਭੂਤ ਅੰਗਾਰੇ'। 
ਮਰਦਾਨਾ ਗੁਰਿ ਨਰ ਕਰਿ ਲੀਨਾ'। 
ਤਿਨ" ਕੇ ਮੰਤ੍ਰ ਭਏ ਸਭਿ ਹੀਨਾ' ॥ ੯੪॥ 


'ਇਸਤ੍ਰੀਆਂ ਨੇ। “ਟੂਣੇ। 

'ਕੂਤਾਂ ਦੀ ਅੱਗ ਦੇ ਅੰਗਿਆਰ। 

ਮਨੁੱਖ ਬਣਾ ਲਿਆ। 

'ਨਿਸਫਲ। “ਇਸ ੯੪ ਨੰ: ਅੰਕ ਦੀ ਚੌਥੀ ਤੁਕ 'ਤਿਨ ਕੇ 
ਮੰਤ੍ਰ ਭਏ ਸਭ ਹੀਨਾ' ਤੋਂ ਇਸੇ ਹੀ ਬਿਸਹਾਮ ਦੇ ਅੰਕ ਨੰ: ੧੨੫ 
ਦੀ ਚੌਥੀ ਤੁਕ 'ਯਾ ਤੇ ਸੁਧ ਹੋਇ ਤੁਮ ਧਰਮਾ'। ਤੱਕ ਦੀ ਸਾਰੀ 
ਰਚਨਾ ਜੋ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ ੮੫ ਤੋਂ 
੮੮ ਤੱਕ ਚਾਰ ਸਫ਼ਿਆਂ ਵਿੱਚ ਛਪੀ ਹੋਈ ਹੈ, ਗਿ: ਗਿਆਨ 
ਸਿੰਘ ਜੀ ਦੀ ਕ੍ਰਿਤ ਨਹੀਂ ਸਗੋਂ ਘਸੀਟਾ ਸਿੰਘ ਕਵੀਸ਼ਰ ਲਾਹੌਰ 
ਦੀ ਰਚਨਾ ਹੈ ਜੋ ਪੂਰਬਾਰਧ ਦੀ ਸਾਰੀ ਆਖੇਪ ਰਚਨਾ ਦਾ 
ਲੇਖਕ ਹੈ। ਇਸ ਰਚਨਾ ਦੇ ਆਖੇਪ ਹੋਣ ਦੇ ਹੇਠ ਲਿਖੇ ਕਾਰਨ 
ਹਨ: (੧) ਇਨ੍ਹਾਂ ਚਹੁੰ ਸਫ਼ਿਆਂ ਵਿਚ ਆਖੇਪਕਾਰ ਨੇ ਕਈ 
ਛੰਦ ਬਦਲੇ ਹਨ ਪਰ ਛੰਦ ਨੰਬਰ ਕਿਸੇ ਦਾ ਵੀ ਨਹੀਂ ਦਿੱਤਾ। 
(੨) ਪੰਨਾ ੮੮ ਦੇ ਅਖ਼ੀਰ ੪੨ ਨੰ: ਚੌਪਈ ਚਲਦੀ ਹੈ ਪਰ 
ਜਦ ੮੯ ਦੇ ਪੰਨੇ ਤੋਂ ਅਸਲ ਰਚਨਾ ਅਰੰਭ ਹੁੰਦੀ ਹੈ ਤਾਂ ਲਲਤ 
ਪਦ ਛੰਦ ਚਲ ਰਿਹਾ ਹੈ ਜੋ ਅਸਲ ਰਚਨਾ ਵਿੱਚ ੮੮ ਪੰਨੇ ਤੋਂ 
ਹੀ ਸ਼ੁਰੂ ਹੋਇਆ ਜਾਪਦਾ ਹੈ। ਆਖੇਪਕਾਰ ਨੇ ਚੌਪਈ 
ਲਿਖਦਿਆਂ ਹੀ ੮੮ ਪੰਨਾ ਮੁਕਾ ਲਿਆ ਹੈ। ਕਾਹਲੀ ਵਿੱਚ 
ਛੰਦ ਮੇਲਣਾ ਹੀ ਭੁੱਲ ਗਿਆ ਹੈ। ਅਸਲ ਕਵਿਤਾ ਵਿੱਚ ਪੰਨਾ 
੯੦ ਤੇ ਅੰਕ ਨੰ: ੫੪ ਮੁਕਦਾ ਹੈ, ਜਿਸ ਦਾ ਮਤਲਬ ਹੈ ਕਿ 
ਇਨ੍ਹਾਂ ਆਖੇਪ ਹੋਇਆਂ ਚਾਰ ਸਫ਼ਿਆਂ ਦੀ ਅਸਲ ਰਚਨਾ ਵਿੱਚ 
ਕਵੀ ਜੀ ਨੇ ੧੨ ਛੰਦ ਬਦਲੇ ਸਨ। ੩. ਇਨ੍ਹਾਂ ਚਹੁੰ ਸਫ਼ਿਆਂ 
ਦੀ ਲਿਖਤ ਵੀ ਅਸਲ ਰਚਨਾ ਦੀ ਲਿਖਤ ਤੋਂ ਬਿਲਕੁਲ ਵੱਖਰੀ 
ਦਿੱਸਦੀ ਹੈ ਜੋ ਇਸ ਦੇ ਆਖੇਪ ਹੋਣ ਦਾ ਪ੍ਰਤੱਖ ਸਬੂਤ ਹੈ। ੪. 
ਇਨ੍ਹਾਂ ਚੋਹਾਂ ਹੀ ਸਫ਼ਿਆਂ ਦੇ ਉਪਰ ਹਾਸ਼ੀਏ ਦੇ ਬਾਹਰਵਾਰ ਖੱਬੇ 
ਪਾਸੇ (ਪੂ:) ਜਿਸ ਦਾ ਭਾਵ ਹੈ ਪੂਰਬਾਰਧ ਅਤੇ ਸੱਜੇ ਪਾਸੇ 
(ਪੰ:) - ਜਿਸ ਦਾ ਭਾਵ ਹੈ ਪੰਥ ਪੁਕਾਸ਼ ਛਪਿਆ ਹੋਇਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 193 


ਅਜਿਹੀ ਲਿਖਤ ਪਿਛਲੇ ਆਏ ਅਸਲ ਰਚਨਾ ਦੇ ਕਿਸੇ ਵੀ 
ਪੰਨੇ ਉੱਪਰ ਨਹੀਂ। 
ਦੋਹਰਾ: 
ਤਿਸੀ ਨਾਰਿ ਕੇ ਸੀਸ ਪਰ, 
ਭਰਾ ਕੁੰਭ' ਜਲ ਸਾਥ। 'ਘੜਾ। 
ਉਤਰੇ ਨਹਿਰਚ ਪਚਰਹੀ', 'ਯਤਨ ਕਰ ਕੇ ਹਾਰ ਰਹੀ। 
ਚਿਪਟ ਗਯੋ ਸੰਗਿ ਮਾਥ' ॥੯੫॥ 'ਸਿਰ ਨਾਲ ਚਿੰਬੜ ਗਿਆ। 
ਸ੍ਰੈਯਾ: 
ਦੇਸ ਬੰਗਾਲ ਮੈ ਰਾਜਤ ਹੈ', 'ਬਿਰਾਜਦੀ ਹੈ। 
ਇਕ ਨੂਰ ਸ਼ਹਾ ਸਭ ਨਾਰਿਨ ਰਾਨੀ। 
ਤਾਹਿ ਪੈ ਜਾਇ ਪੁਕਾਰ ਕਰੀ, 
ਇਕ ਆਇਓ ਫਕੀਰ ਬਡਾ ਇਲਮਾਨੀ'। 'ਆਲਮ, ਵਿਦਵਾਨ। 
ਬਾਤ ਸੁਨੀ ਮਨ ਮਾਹਿ ਗੁਨੀ, 
ਨਾਰਿ ਚੁਨੀ ਜੋਊ ਟਾਮਨ ਠਾਨੀ'। 'ਟੂਣੇ ਕਰਨ ਵਾਲੀਆਂ। 
ਢੋਲ ਬਜਾ ਕੋਊ ਭੀਤ' ਦੁੜਾ, 'ਕੰਧ। 
ਮੁਖ ਆਗ ਦਿਖਾ ਸਭਿ ਹਾਰ ਹਿਰਾਨੀ ॥ ੯੬॥ 
ਦੋਹਰਾ: 
ਬਿਟਪ' ਚੜੀ ਮ੍ਰਿਗ ਛਾਲ ਪੈ, 
ਜੰਤੁ ਤੰਤਰ ਸਭਿ ਲੀਨ। 
ਪਚਿ ਹਾਰੀ' ਬਸ ਨਹਿ ਚਲੇ, 
ਨੂਰ ਸ਼ਾਹਿ ਰਿਸ' ਕੀਨ ॥੯੭॥ 
ਕਬਿੱਤ: 
ਚਲੀ ਤਬਿ ਆਪ ਮਨ ਭਯੋ ਸੰਤਾਪ, 
ਦੇਖੋਂ ਕੈਸੋ ਯਿਹ ਫਕੀਰ ਦੇਸ ਹਮਰੇ ਮੈ ਆਇਓ 
ਹੈ। 
ਮੰਤਰ ਮੁਖਿ ਪੜ੍ਹੇ ਬੈਠੀ ਜਾਇ ਊਚੇ ਬੜੇ, 
ਹਾਥ ਕੀਨ ਦੋਊ ਖੜੇ ਬਲੁ ਕਛੁ ਨ ਬਸਾਇਓ ਹੈ'। _'ਕੋਈ ਵੀ ਜ਼ੋਰ ਨ ਚਲਿਆ। 
ਭਈ ਮਨ ਹੀਨ' ਗੁਰ ਮਹਿਮਾ ਕੋ ਚੀਨਿ, ਟੁੱਟੇ ਮਨ ਵਾਲੀ। 
ਹਾਥ ਜੋਰ ਕੈ ਅਧੀਨ ਸਿਰਿ ਚਰਨ ਨਿਵਾਯੋ ਹੈ। 
ਪਹੁੰਚੀ ਗੁਰੁ ਪਾਇ' ਹਾਥ ਜੋਰ ਕੈ ਸੁਨਾਇ, 'ਪਾਸ। 
ਬਾਤ ਸੁਨੋਂ ਜਗਰਾਇ ਹਮੈਂ ਦਾਸੀ ਕੋ ਬਚਾਇਓ ਹੈ 





194 


॥੯੮॥ 

ਦੋਹਰਾ: 

ਨੂਰ ਸ਼ਾਹਿ ਸੰਗ ਨਾਰਿ ਲੈ, 

ਠਾਂਢੀ ਸਤਿਗੁਰ ਤੀਰ। 

ਘੜਾ ਉਤਾਰੋ ਗੁਰੂ ਜੀ, 

ਅਬ ਹਮ ਭਈ ਅਧੀਰ' ॥੯੯॥ 

ਬਾਰ ਬਾਰ ਬਿਨਤੀ ਕਰੇ, 

ਰਹੀ ਚਰਨ ਲਪਟਾਇ। 
ਬਖਸ਼ੋ ਹਮਰੀ ਚੂਕ' ਗੁਰੁ, 
ਦਾਸੀ ਕਰੋ ਸਹਾਇ ॥ ੧੦੦॥ 

ਕਬਿੱਤ: 

ਜੈਸੇ ਤੀਰ ਪਾਹਨ ਕੋ ਸਾਂਪ ਖਗ ਨਾਹਨ ਕੋ, 
ਸਿਆਰ ਮ੍ਗਰਾਇਨ ਕੋ, ਚਾਹੇ ਬਲ ਧਾਰਿਆ। 


ਜੈਸੇ ਸੂਰ ਧਾਮ ਗਰਬਾਤ ਕਰੈ ਦੀਆ ਜੋਤ', 
ਜੈਸੇ ਧਨ ਹੀਨ ਚਾਹੇ, ਰਾਜ ਭੋਗ ਸਾਰਿਆ। 


ਜੈਸੇ ਚੀਟੀ' ਸਾਗਰ? ਕੇ ਪਾਰ ਜੈਬੋ ਚਾਹੇ ਚਿਤਿ, 
ਪਿੰਗਲਾ ਸੁਮੇਰ ਕੇ ਸਿਖਰ ਮੈ ਉਤਾਰਿਆ'। 
ਤੈਸੋ ਗੁਰਦੇਵ ਪਾਰਬ੍ਰਹਮ ਜਗਦੀਸ ਆਗੈ, 
ਕਾਮਰੂ ਕੀ ਨਾਰਿ ਚਾਹੇਂ ਜਾਦੂ ਕੋ ਬਿਥਾਰਿਆ 
॥੧੦੧॥ 

ਦੋਹਰਾ: 

ਤ੍ਰਾਹਿ ਤ੍ਰਾਹਿ' ਕਰ ਕਾਂਪਤੀ, 
ਬਖਸ਼ੋ ਦੀਨ ਦਿਯਾਲ। 

ਹਮ ਦਾਸੀ ਨਿਜ ਜਾਨ ਗੁਰੁ, 
ਦੀਜੈ ਚਰਨ ਰੁਆਲ' ॥ ੧੦੨॥ 

ਚੌਪਈ: 

ਤਬ ਸਤਿਗੁਰ ਮਨ ਨਿਰਮਲ ਜਾਨੀ। 

ਕਹਿਓ ਸ਼ਬਦ ਸੂਹੀ ਮੈ ਠਾਨੀ'। 

ਸੁਨੋ ਨੂਰ ਸ਼ਾਹ ਵਾਕ ਹਮਾਰਾ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਿਵੇਂ ਤੀਰ ਪੱਥਰ ਨੂੰ, ਸੱਪ ਗਰੁੜ ਨੂੰ, ਗਿੱਦੜ ਸ਼ੇਰ ਨੂੰ ਬਲ 
ਧਾਰ ਕੇ (ਮਾਰਨਾ) ਚਾਹੇ। 
'ਜਿਵੇਂ ਘਰ ਦੇ ਦੀਵੇ ਦੀ ਜੋਤ ਸੂਰਜ ਅੱਗੇ ਹੰਕਾਰ ਕਰੇ। 


'ਕੀੜੀ। “ਸਮੁੰਦਰ। 


'ਉਤਰਨਾ ਭਾਵ ਪਹੁੰਚਣਾ ਚਾਹੇ। 


'ਰੱਖਿਆ ਕਰੋ, ਰੱਖਿਆ ਕਰੋ। 


'ਚਰਨ ਧੂੜ। 


'ਬਣਾ ਕੇ, ਉਚਾਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਨਾਮ ਸਭਿ ਕਸ਼ਟ ਨਿਵਾਰਾ ॥੧੦੨॥ 

ਸੀ ਮੁਖ ਵਾਕ 

ਰਾਗ ਸੂਹੀ ਮਹਲਾ ੧ ਕੁਚਜੀ ॥ 

ਮੰਵ ਕੁਚਜੀ' ਅਮਾਵਣਿ ਡੋਸੜੇ?, ਹਉ ਕਿਉ 
ਸਹੁਰਾਵਣਿ ਜਾਉ ਜੀਉ ॥ 


ਸੇ ਗੁਣ ਮੰਵੁ ਨ ਆਵਨੀ, ਹਉ ਕੈ ਜੀ ਦੋਸ ਧਰੇਉ 
ਜੀਉ ॥ 

ਕਿਆ ਗੁਣ ਤੇਰੇ ਵਿਥਰਾ', ਹਉ ਕਿਆ ਕਿਆ 
ਘਿਨਾ? ਤੇਰਾ ਨਾਉ ਜੀਉ ॥ 

ਇਕਤੁ ਟੋਲਿ ਨ ਅੰਬੜਾ', ਹਉ ਸਦ ਕੁਰਬਾਣੈ 
ਤੇਰੈ ਜਾਉ ਜੀਉ ॥ 


ਸਾ ਧਨ” ਚਲੀ ਸਾਹੁਰੈ”, ਕਿਆ ਮੁਹੁ ਦੇਸੀ ਅਗੈ 
ਜਾਇ ਜੀਉ ॥ 
ਜੀਉ ॥ 


195 


ਮੈਂ ਖੋਟੇ ਢੰਗਾਂ ਵਾਲੀ ਹਾਂ। “(ਮੇਰੇ ਵਿੱਚ) ਗਿਣਤ ਤੋਂ ਰਹਿਤ 
ਦੋਸ਼ ਹਨ। 


ਅੰਬਾਂ ਦੀ ਛਾਂ (ਵਾਂਗ ਸੁਖਦਾਈ)। 


ਵਿਸਥਾਰ ਨਾਲ ਕਹਾਂ। 2ਲਵਾਂ। 
(ਤੇਰੇ) ਇਕ ਪਦਾਰਥ ਦੇ (ਬਰਾਬਰ ਵੀ) ਨਹੀਂ ਪੁੱਜ ਸਕਦੀ। 


'ਚਾਂਦੀ। “ਅਨੰਦ ਦੇਣ ਵਾਲੇ। 


ਮਿੱਟੀ ਦੇ ਮੰਦਰ ਭਾਵ ਸ਼ਰੀਰ। “(ਖੁਰਾਕਾਂ ਜਾਂ ਦਵਾਈਆਂ ਦੇ) 
ਪੱਥਰ ਲਾ ਕੇ ਪੱਕੇ ਕੀਤੇ ਹਨ। 

'ਇਨ੍ਹਾਂ ਪਦਾਰਥਾਂ ਵਿੱਚ। 

'ਸਿਰ ਰੂਪ ਅਕਾਸ਼ ਤੋਂ ਕਾਲੇ ਕੇਸਾਂ ਦੀਆਂ ਕੂੰਜਾਂ ਬੋਲ ਕੇ 
(ਚਲੀਆਂ ਗਈਆਂ), ਚਿੱਟੇ ਕੇਸਾਂ ਰੂਪ ਬਗਲੇ ਆ ਬੈਠੇ ਹਨ 
ਭਾਵ ਬੁਢੇਪਾ ਆ ਗਿਆ ਹੈ। 

'ਉਹ ਜੀਵ ਰੂਪ ਇਸਤ੍ਰੀ। “ਪ੍ਲੋਕ। 


'ਕਾਲ ਰੂਪ ਸਵੇਰਾ ਹੋ ਗਿਆ ਹੈ। 





196 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੈ ਸਹ ਨਾਲਹੁ ਮੁਤੀਅਸੁ', ਦੁਖਾ ਕੁੰ ਧਰੀਆਸੁ? 'ਛੁਟੜ ਹੋ ਰਹੀ ਹਾਂ। “ਧਾਰਨ ਕਰ ਰਹੀ ਹਾਂ ਭਾਵ ਭੋਗ ਰਹੀ 
ਜੀਉ | ਹਾਂ। 

ਤੁਧੁ ਗੁਣ ਮੈ ਸਭਿ ਅਵਗਣਾ, ਇਕ ਨਾਨਕ ਕੀ 

ਅਰਦਾਸਿ ਜੀਉ ॥ 

ਸਭਿਰਾਤੀ' _ ਸੋਹਾਗਣੀ, _ ਮੈ _ਦੋਹਾਗਣਿ 'ਰਾਤਾਂ। “ਮਿਲਾਪ ਰੂਪ ਰਾਤ। 
ਕਾਈਰਾਤਿ? ਜੀਉ ॥੧॥ 

(ਪੰਨਾ ੭੬੨) 

ਦੋਹਰਾ: 

ਨੂਰ ਸ਼ਾਹਿ ਤਬ ਜਾਣਿਆ, 

ਯੇਹ ਪੂਰਨ ਹੈਂ ਸੰਤ। 

ਤੰਤੁ ਮੰਤੁ ਹਮ ਸਭਿ ਕਰੇ, 

ਭਏ ਛੂਛ' ਪੁਨ ਅੰਤ ॥ ੧੦੪ ॥ 

ਚੌਪਈ: 

ਤਬ ਸਤਿਗੁਰ ਮੁਖ ਗਿਰਾ ਅਲਾਈ। 


ਸਿਰ ਤੇ ਘਟ ਉਤਰਾਇ ਅਡੋਲੀ ॥ ੧੦੫॥ 

ਦੇਖ ਅਚੰਭੇ ਭੀ ਸਭਿ ਨਾਰੀ। 

ਭਈ ਮਗਨ ਸਭਿ ਬਲ ਤੇ ਹਾਰੀ। 

ਤਬੀ ਉਪਾਇਨ' ਆਗੇ ਧਰੀ। 'ਭੇਟਾ। 

ਭੂਖਨ ਬਸਨ ਜਰਾਉ ਜਰੀ' ॥੧੦੬॥ ਜੜਾਊ ਗਹਿਣੇ ਤੇ ਜ਼ਰੀ ਦੇ ਬਸਤਰ। 
ਲੀਜੈ ਭੇਟ ਖਤਾ' ਭਈ ਹਮ ਤੇ। ਗ਼ਲਤੀ, ਭੁੱਲ। 
ਬਖਸ਼ਨ ਹਾਰ ਬਡੇ ਤੁਮ ਸਭਿ ਤੇ। 

ਅਬਿ ਹੀ ਤੇ ਸੁਨਿ ਸੁਆਮੀ ਗੁਰ ਬਰਾਂ। ਹੇ ਸ੍ਰੇਸ਼ਟ ਗੁਰੂ ਜੀ। 
ਸੰਤਨ ਸੰਗ ਨ ਕਰਿ ਹੈਂ ਸਰਬਰ! ॥੧੦੭॥ 'ਬਰਾਬਰੀ। 

ਭਈ ਦੀਨ ਜਬਿ ਸਤਿਗੁਰ ਜਾਨੀ। 

ਚਰਨ ਪਾਹੁਲੀ ਦੀ ਗਤਿ ਦਾਨੀ। 

ਧਰਮ ਸਾਲ ਰਚਿ ਦੀਨਸ ਜਬੈ। 

ਨਾਮੁ ਜਪਾਵਨ ਕੀਨਸ ਤਬੈ ॥੧੦੮॥ 

ਸੰਤ ਸਾਧ ਆਵਹਿ ਜਬਿ ਤੁਹਿ ਘਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਦਰੁ ਕਰੁ ਅਹਾਰੁ ਦੇਹੁ ਤਤ ਬਰ' ॥ ੧੦੯ ॥ 
ਦੋਹਰਾ: 

ਹਾਥ ਜੋਰ ਬਿਨਤੀ ਕਰੈਂ, 

ਸੁਨੋ ਸੀ ਗੁਰਦੇਵ। 

ਹਮ ਮਤਿ ਮੰਦ ਉਧਾਰ ਹਿਤ, 

ਕਰੋਂ ਬਤਾਵਨ ਭੇਵ ॥ ੧੧੦ ॥ 

ਚੌਪਈ: 

ਸੀ ਮੁਖ ਤੇ ਗੁਰੁ ਸਬਦ ਉਚਾਰਾ। 

ਆਪਾ ਖੋਵਨ ਸਤਿ ਬਿਉਹਾਰਾ'। 

ਜਿਨ ਮੇਂਢਾ ਮਰਦਾਨਾ ਕੀਆ। 

ਇਕ ਸਲੋਕ ਗੁਰੁ ਤਿਸ ਕੋ ਦੀਆ ॥ ੧੧੧॥ 
“ਸਲੋਕ 

ਕੱਲਰ ਕੀ' ਵਣਜਾਰੀਆ, ਝੁੰਗੇ? ਮੁਸ਼ਕ” ਮੰਗੇਣ 


| 
ਅਮਲਾਂ ਬਾਝੋਂ” ਨਾਨਕਾ, ਕਿਉਂ ਕਰਿ ਕੰਤ 


ਮਿਲੇਣ ॥੧॥ 

“ਮਹਲਾ ੧॥ 

ਗੰਲੀ ਅਸੀ ਚੰਗੀਆ, ਆਚ਼ਾਰੀ' ਬੁਰੀਆਹ ॥ 
ਮਨਹੁ ਕੁਸੁਧਾ' ਕਾਲੀਆ, ਬਾਹਰਿ ਚਿਟਵੀਆਹ 
| 

ਰੀਸਾ ਕਰਹਿ ਤਿਨਾੜੀਆ, ਜੋ ਸੇਵਹਿ ਦਰੁ 
ਖੜੀਆਹ ॥ 

ਨਾਲਿ ਖਸਮੈ _ਰਤੀਆ, ਮਾਣਹਿ ਸੁਖਿ 
ਰਲੀਆਹ? ॥ 

ਹੋਂਦੈ ਤਾਣਿ ਨਿਤਾਣੀਆ, ਰਹਹਿ ਨਿਮਾਨਣੀਆਹ 
| 

ਨਾਨਕ ਜਨਮੁ ਸਕਾਰਥਾ', ਜੇ ਤਿਨ ਕੈ ਸੰਗਿ 
ਮਿਲਾਹ ॥੨॥ 

ਦੋਹਰਾ: 

ਸੀ ਗੁਰੁ ਸਬਦ ਉਚਾਰ ਬਹੁ, 


197 


“ਇਹ ਸ਼ਲੋਕ ਸੀ ਗੁਰੂ ਗੁੰਥ ਸਾਹਿਬ ਵਿੱਚ ਨਹੀਂ ਹੈ। 
ਵਿਸ਼ਿਆਂ ਰੂਪ ਕੱਲਰ ਦੀਆਂ। 'ਚੁੰਗੇ ਵਿੱਚ। “ਭਗਤੀ ਰੂਪ 
ਸੁਗੰਧੀ। 

ਚੰਗੇ ਕਰਮਾਂ ਤੋ ਬਿਨਾਂ। 

“ਇਹ ਸ਼ਲੋਕ ਸ੍ਰੀ ਰਾਗ ਦੀ ਵਾਰ ਵਿੱਚ ਪੰਨਾ ੮੫ 'ਤੇ ਹੈ। 


(ਕਰਤੱਬਾਂ ਕਰਕੇ। 
'ਅਪਵਿੱਤ੍ਰ। 





198 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਕਲ ਮਿਟਾਇਆ ਭਰਮ। 

ਦੁਕ੍ਰਿਤ ਕਰਮ' ਤਯਾਗ ਕੇ, 

ਪਾਇਓ ਮਾਰਗ ਧਰਮ ॥ ੧੧੨॥ 

ਕਬਿੱਤ: 

ਦੀਨੀ ਹੈ ਸੁਮੱਤ ਗੁਰੁ ਕਾਟੀ ਹੈ ਕੁਮੱਤ, 

ਤਿਨ ਪਾਈ ਹੈ ਭਗਤਿ ਜਗਦੀਸ ਗੁਰ ਦੇਵ ਕੀ। 

ਰਚੀ ਹੈ ਧਰਮ ਸਾਲ ਕੀਰਤ ਬਿਸਾਲ ਜਗ, 

ਆਵੈ ਨਰ ਬਾਲ' ਪ੍ਰਸ਼ਾਦਿ ਪਾਵੇ ਸੇਵਕੀ”। 'ਇਸਤ੍ਰੀਆਂ। “ਭੋਜਨ ਛਕਦੇ ਤੇ ਸੇਵਾ ਕਰਦੇ ਹਨ। 
ਕੀਰਤਨ ਜੋੜ' ਤ੍ਰਿਹਾਵਲ? ਅਤੇਵ ਕੀ”। ਜੋੜ ਮੇਲ ਹੁੰਦੇ ਹਨ। “ਕੜਾਹ ਪ੍ਰਸ਼ਾਦ। “ਬਹੁਤਾ ਕਰਦੇ ਹਨ। 
ਕਛੂ ਕਾਲ ਰਹੇ ਫਿਰ ਅਨਤ' ਜਾਵੋ ਚਹੈਂ, 'ਹੋਰ ਥਾਂ। 

ਮਰਦਾਨਾ ਚਲਾ ਸਾਥ ਪਾਥ' ਮਿਲੀ ਫੌਜ ਦੇਵ ਕੀ? 'ਰਸਤੇ ਵਿੱਚ। “ਦੇਵਾਂ (ਰਾਖਸ਼ਾਂ) ਦੀ। 


॥੧੧੩॥ 
ਚੌਪਈ: 
ਤਿਹਿਂੰ ਕੋ ਪਿਖ ਮਰਦਾਨਾ ਡਰਿਓ। 


ਹਾਇ ਹਾਇ ਗੁਰ ਮੈਂ ਅਬਿ ਮਰਿਓ। 

ਅਨਿਕ ਭਾਂਤਿ ਬਾਲੇ ਉਪਦੇਸਾ। 

ਡਰੋ ਨਹੀਂ ਹਮ ਸੰਗਿ ਜਗਤੇਸਾ ॥ ੧੧੪॥ 

ਤਬਿ ਗੁਰੁ ਕਹਾ ਨ ਡਰ ਮਰਦਾਨਾ। 

ਮਰਨ ਨ ਦੇਵੈਂ ਤੁਝ ਕੋ ਜਾਨਾ। 

ਜਾਵੋ ਨਗਰ ਸਗਰ' ਫਿਰ ਆਵੋ। 'ਸਾਰੇ ਸ਼ਹਿਰ ਵਿੱਚ। 

ਕਰਿ ਆਹਾਰ ਮਨ ਕੋ ਤ੍ਰਿਪਤਾਵੋ ॥੧੧੫॥ 

ਮਰਦਾਨਾ ਕਹਿ ਜਰੋ' ਸੁ ਨਗਰਾ। 'ਸੜ ਜਾਵੇ। 

ਬਸੇ ਜਹਾਂ ਰਾਖਸ਼ ਕੁਲ ਸਗਰਾ। 

'ਤਪਤ ਕਰਾਹੈ" ਜਿਸੈ ਉਬਾਰਾ। (ਬਾਲਾ ਕਹਿਣ ਲੱਗਾ ਹੈ)। “ਤਪੇ ਕੜਾਹੇ ਤੋਂ ਬਚਾਉਣ ਦਾ 
ਪੁਸੰਗ ਅਜੇ ਨਹੀਂ ਆਇਆ, ਉਹ ਅੱਗੇ ਇਸੇ ਬਿਸਾਮ ਦੇ 
ਅੰਕ ਨੰ: ੧੩੨-੩੩ ਵਿੱਚ ਆਵੇਗਾ। 

ਅਬਿ ਭੀ ਰਾਖਾ ਵਹੀ ਤੁਮਾਰਾ ॥ ੧੧੬॥ 

ਸੁਨਿ ਬਚ ਅਟਪਟ ਕਰਿ ਹੋ ਰੋਸੂ। (ਮਰਦਾਨਾ ਕਹਿਣ ਲੱਗਾ ਹੈ)। 

ਖਾਵੈ ਰਾਕਸ਼ ਮਰੋਂ ਬਿਦੋਸੂ। 

ਮਾਰੋ ਆਪ ਤੋ ਮੈ ਹੂੰ ਮਰੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 199 


ਨਗਰ ਓਰ ਮੁਖ ਮੈਂ ਨਹੀ ਕਰੋਂ ॥ ੧੧੭॥ 


'ਮਰਦਾਨਾਂ ਤੂੰ ਦੇਖ ਤਮਾਸਾ। 
ਨਿਰੰਕਾਰ ਕਾਰਖ ਭਰਵਾਸਾ। 

ਇਤਨੇ ਮੈਂ ਚੜ੍ਹ ਦੇਵ ਅਪਾਰਾ। 

ਭੂਪਤ ਸੰਗਿ ਸੋ ਚੜ੍ਹੇ ਸ਼ਿਕਾਰਾ ॥ ੧੧੮॥ 
ਆਇ ਨਜ਼ੀਕ ਨਜ਼ਰ ਕਰਿ ਦੇਖਾ। 

ਬੈਠੇ ਮਾਨੁਖ ਤੀਨ ਬਿਸੇਖਾ'। 

ਕਹੀ ਵਜੀਰੈਂ ਸੰਗਿ ਸੋਰਾਜੈ। 


ਦੀਨ ਅਹਾਰ ਸ਼ਿਕਾਰ ਮਹਾਰਾਜੈ ॥ ੧੧੯॥ 


ਚਿਰੰਕਾਲ ਤੇ ਨਰ ਆਹਾਰਾ। 
ਮਿਲਯੋ ਆਜ ਭੇਜਯੋ ਕਰਤਾਰਾ। 
ਦੌਰਿ ਜਾਇ ਤੀਨੋ ਗਹਿ ਆਨੋ। 


ਮਤ ਕਿਤ ਭਾਗੈ ਜਤਨ ਸੁ ਠਾਨੋ ॥ ੧੨੦॥ 


ਰਾਖਸ਼ ਤੀਨ ਦੌਰਿ ਤਤਕਾਲਾ। 

ਗੁਰੁ ਨਾਨਕ ਮਰਦਾਨਾ ਬਾਲਾ। 

ਜਹਿੰ ਠਾਂ ਬੈਠੇ ਦ੍ਰਿਸ਼ਟਿ ਨ ਪਰੈਂ। 

ਭਏ ਅੰਧ ਰਾਜਾ ਕੋ ਰਰੈਂ! ॥ ੧੨੧॥ 
ਪੁਨ ਵਜ਼ੀਰ ਕੋ ਪਠਵਾ' ਰਾਜੈ। 

ਕਰਿ ਵਿਚਾਰ ਦੇਖੋ ਕਿਯਾ ਕਾਜੈ। 

ਤਬਿ ਵਜ਼ੀਰ ਮਨਿ ਨਿੰਮੀ ਕੀਨੋ। 

ਦੇਹੁ ਦਰਸ ਦਾਸ ਨਿਜ ਚੀਨੋ ॥੧੨੨॥ 
ਕਰਿ ਕਿਰਪਾ ਪ੍ਰਭ ਦਰਸ਼ਨ ਦੀਨੋ। 
ਕਹੁ ਵਜੀਰ ਕਿਮ ਆਗਮ' ਕੀਨੋ ?। 
ਪੁਨ ਵਜੀਰ ਰਾਜੈ ਉਪਦੇਸਾ'। 

ਚਰਨ ਗਹੇ' ਗੁਰੁ ਕਟੇ ਕਲੇਸਾ ॥ ੧੨੩ ॥ 
ਅਨਿਕ ਭਾਂਤਿ ਕੀ ਦੀਨੀ ਸਿੱਖਾ'। 
ਸ਼ਬਦ ਸੁਣਾਇ ਸੁ ਮਨ ਮੈ ਲਿੱਖਾ!। 


ਛੋਡਿ ਅਹਿੰਸਾ ਮਿਲੈ ਅਹਾਰਾ'। 
ਦੇਵ ਲੂਤ ਸਾਧੂ ਬੂਤਿ ਧਾਰਾ' ॥੧੨੪॥ 


(ਗੁਰੂ ਜੀ ਕਹਿਣ ਲੱਗੇ ਹਨ)। 


'ਆਉਣਾ। 

'ਫੇਰ ਵਜ਼ੀਰ ਨੇ ਰਾਜੇ ਨੂੰ ਉਪਦੇਸ਼ ਦਿੱਤਾ। 

(ਰਾਜੇ ਨੇ ਆ ਕੇ) ਚਰਨ ਪਕੜ ਲਏ। 

'ਸਿਖਿਆ। 

ਜੋ ਉਪਦੇਸ਼ ਗੁਰਾਂ ਸੁਣਾਇਆ ਉਹ ਰਾਜੇ ਨੇ ਮਨ 'ਚ ਲਿਖ 
ਲਿਆ। 

ਜੀਆਂ ਨੂੰ ਮਾਰਨਾ ਛੱਡੋ ਤੁਹਾਨੂੰ ਚੰਗਾ ਭੋਜਨ ਮਿਲੇਗਾ। 
(ਰਾਖਸ਼ਾਂ ਦੇ ਰਾਜੇ) ਦੇਵ ਲੂਤ ਨੇ ਸਾਧੂਆਂ ਵਾਲਾ ਪੂਣ (ਨੇਮ) 
ਧਾਰਨ ਕਰ ਲਿਆ। 





200 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਹੇ ਕਿਤਿਕ ਦਿਨ ਨਗਰ ਮਝਾਰਾ। 
ਅਨਿਕ ਭਾਂਤਿ ਕੇ ਸ਼ਬਦ ਉਚਾਰਾ। 

ਗੁਰੂ ਕਹੈਂ ਛੋਡੋ ਯਹਿ ਕਰਮਾ। 

ਯਾਂਤੇ ਸੁੱਧ ਹੋਇ ਤੁਮ ਧਰਮਾ ॥ ੧੨੫॥ 


#ਲੁਲਿਤਪਦ: 


ਲਯਾਇ ਭੇਟ ਬਹੁ ਦੀਨੀ ॥ ੧੨੬॥ 
ਅਬਿ ਲੌ ਅਧਿਕ ਅਹੇ ਜੋ ਤਿਹਨਾਂ, 
ਕੇਲਾ, ਕੰਦ, ਕਦੂਰੀ'। 

ਸਵਾਦ ਸੁਧਾ ਸਮ ਛਕਿ ਮਰਦਾਨਾ, 
ਭਯੋ ਮੋਦ ਮਨਿ ਭੂਰੀ। 

ਤਹਿਂ ਤੈ ਚਲਿ ਗੁਰੁ ਇਸੀ ਭਾਂਤਿ, 
ਬਹੁ ਲੋਗਨ ਤਾਈਂ ਤਾਰਤਿ। 

ਕਈ ਮਾਹ! ਗਿਰ ਬਨ ਬਹੁ ਬਿਹਰੇ?, 


ਤੁਸੀਂ ਪਵਿੱਤਰ ਧਰਮੀ ਹੋ ਜਾਉਗੇ। “ਇਥੋਂ ਤੱਕ ਦੀ ਰਚਨਾ 
ਘਸੀਟਾ ਸਿੰਘ ਕਵੀਸ਼ਰ ਲਾਹੌਰ ਦੀ ਆਖੇਪ ਕੀਤੀ ਹੋਈ ਹੈ 
ਦੇਖੋ ਇਸੇ ਹੀ ਬਿਸ੍ਹਾਮ ਦੇ ਅੰਕ ਨੰ: ੯੪ ਦੀ ਹੇਠਲੀ ਟੂਕ। 
“ਲਲਿਤ ਪਦਾ ਇਹ ਛੰਦ ਦਾ ਨਾਮ ਅਸਾਂ ਦਿੱਤਾ ਹੈ, ਮੂਲ 'ਚ 
ਨਹੀਂ ਹੈ। 'ਇਤਯਾਦਿਕ' ਤੋਂ ਗਿ: ਗਿਆਨ ਸਿੰਘ ਜੀ ਦੀ 
ਅਸਲ ਰਚਨਾ ਸ਼ੁਰੂ ਹੋਈ ਹੈ। ਆਖੇਪਕਾਰ ਪਿੱਛੇ ਚੌਪਈ 
ਲਿਖਦਾ ਆਇਆ ਹੈ ਤੇ ਕਾਹਲੀ ਵਿੱਚ ਉਹ ਛੰਦ ਜੋੜਨਾ ਵੀ 
ਭੁੱਲ ਗਿਆ ਹੈ। ਇਹ ਛੰਦ ਅਸਲ ਰਚਨਾ ਵਿੱਚ ਪਿਛਲੇ ਪੰਨੇ 
ਤੋਂ ਹੀ ਆ ਰਿਹਾ ਸੀ। ਲਾਹੌਰ ਐਡੀਸ਼ਨ ਛਾਪਾ ਪੱਥਰ 'ਚ ਇਥੋਂ 
੮੯ ਸਫ਼ਾ ਸ਼ੁਰੁ ਹੁੰਦਾ ਹੈ। 


'ਮਿਲ ਜਾਂਦਾ ਹੈ। 
'ਸਿਰ ਨਿਵਾ ਕੇ। 


'ਕੰਦ ਮੂਲ=ਇਕ ਬੂਟਾ ਜੋ ਤਿੰਨ ਚਾਰ ਹੱਥ ਉੱਚਾ ਹੁੰਦਾ ਹੈ, 
ਇਸ ਦੇ ਪੱਤੇ ਸਿੰਮਲ ਜਿਹੇ ਹੁੰਦੇ ਹਨ ਅਤੇ ਜੜ੍ਹ ਮੋਟੀ ਹੁੰਦੀ ਹੈ। 
ਇਸ ਦੀ ਭਾਜੀ ਬਣਦੀ ਹੈ। (ਅ) ਕੰਦ=ਗਾਜਰ, ਗੱਠਾ 
ਆਦਿਕ ਜ਼ਮੀਨ ਦੇ ਅੰਦਰ ਹੋਣ ਵਾਲੇ ਪਦਾਰਥ। ਮੂਲ=ਵੇਲਾਂ 
ਅਤੇ ਬ੍ਰਿੱਛਾਂ ਦੀ ਜੜ੍ਹ ਵਿੱਚ ਹੋਣ ਵਾਲੇ ਖਾਣ ਯੋਗ ਪਦਾਰਥ। 
“ਅਨੇਕ ਤਰ੍ਹਾਂ ਦੇ। 


'ਇਕ ਤਰ੍ਹਾਂ ਦਾ ਲਾਲ ਫਲ। 


'ਮਹੀਨੇ। ?ਬਿਚਰੇ, ਫਿਰਦੇ ਰਹੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 201 


ਭੌ ਮਰਦਾਨਾ ਆਰਤ' ॥੧੨੭॥ 
ਲਗੀ ਭੂਖ ਬਹੁ ਦੂਖ ਪਾਇ ਕਰਿ, 
ਗੁਰੁ ਬਿਦੂਖ' ਪਹਿ ਟੇਰਾ। 

ਪਉਨ ਅਹਾਰੀ ਤੁਮ ਨਿਰੰਕਾਰੀ 
ਹਾਲ ਹੋਤ ਦੁਰ' ਮੇਰਾ। 


ਬੈਠਿ ਬੰਦਗੀ ਕਰਿ ਹੈਂ ॥੧੨੮॥ 

ਨਹੀ ਤੁ ਦਿਹੁ ਕੁਛ ਅਬਿ ਖਾਨੇ ਹਿਤ, 

ਮਰਨ ਹੋਤ ਨਹਿ' ਮੇਰਾ। 'ਨਹੀਂ ਤਾਂ। 
ਅਰਕ' ਤਰਫ ਗੁਰੁ ਅਰਕ? ਪਸਰ ਕੈ”, ਅੱਕ ਦਾ ਬੂਟਾ। “ਕੂਹਣੀ ਭਾਵ ਹੱਥ। “ਫੈਲਾ ਕੇ। 
ਹਸਿ ਸੀ ਮੁਖ ਤੈ ਟੇਰਾ। 

ਇਸੀ ਆਕ ਕੇ ਫਲ ਤੁਮ ਖਾਵੇ, 

ਗਿਰਾ' ਬਾਂਧ ਨਹਿ ਲੈਨੇ। 'ਗੰਢ, ਪੱਲੇ। 
ਹਾਥ ਮਾਥਿ ਧਰਿ ਕਹਿ ਮਰਦਾਨਾ, 

ਯਹਿ ਮਖੌਲ ਭਲ ਹੈਨੇ' ॥ ੧੨੯ ॥ 'ਹਨ। 
ਯਹਿ ਖੁਵਾਇ ਅਬਿ ਸ਼ੀਘਰ ਮਾਰਤਿ, 

ਯੌ ਤੋ ਕੁਛ ਦਿਨ ਜੀਤਾ। 

ਪੈ ਸਸ਼ੰਕ' ਗੁਰੁ ਬਚਨ ਮਾਨਿ ਕਰਿ, 

ਫਲ ਜਬਿ ਖਾਵਨ ਕੀਤਾ। 

ਖਾਯੋ ਸ੍ਹਾਦ ਸੁਧਾ ਸੁਖ ਪਾਯੋ, 

ਲਾਲਚ ਬਸ ਕੁਝ ਬਾਂਧੇ। 

ਜ਼ਹਿਰ ਕਹਿਰ' ਭੇ ਦੁਤੀ ਦਿਵਸ ਚਖਿ, 

ਫੈਂਕ ਦਏ' ਬਿਨ ਖਾਧੇ ॥ ੧੩੦॥ 

ਹਾਸੀ ਖੁਸ਼ੀ ਕਰਿਤ ਜਬਿ ਆਗੇ, 


ਰਿਖ ਮੁਨਿ ਥੇ ਜੁ ਤਹਾਂ ਹੀਂ। 
ਮਰਦਾਨਾ ਬਹੁ ਛੁਧਤ' ਦੁਖਤ ਹੂੰ, 





202 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਢਿਗ ਤੈ ਬਰ ਜੋਰੀ”। 
ਏਕਲ ਚਲ ਮਗ ਭੂਲ ਧਸਯੋ ਬਨਿ, 
ਰਹਤਿ ਜਹਾਂ ਬਹੁ ਘੋਰੀ' ॥੧੨੧॥ 


ਜੀਵ ਜੰਤੁ ਜੋ ਮਿਲਤਿ ਤਿਨੈ ਕਿਤ, 
ਭੁੰਨ ਭੁੰਨ ਕੇ ਖੈ ਹੈਂ। 

ਯਾਹੀ ਤੈ ਜਨ ਗਿਰਦ ਨਿਵਾਈ', 
ਰਾਖਸ਼ ਤਿਨ ਕੋ ਕੈਹੈਂ। 

ਕੌਡੇ ਨਾਮ ਅਘੋਰੀ ਕੇ ਕਰ, 
ਚਰ੍ਯੋ' ਤਬੈ ਮਰਦਾਨਾ। 

ਉਡੇ ਹਵਾਸ' ਤ੍ਰਾਸ ਬਹੁ ਧਰਿ ਕੈ, 


ਗੁਰੁ ਕਾ ਕਿਯੋ ਧਜਾਨਾ ॥ ੧੨੨ ॥ 
ਬੇਦੀ ਬੰਸ ਹੰਸ ਜਨ ਤਾਰਕ, 
ਸਰਬਗ ਜਾਨ ਬਿਚੱਛਨ'। 

ਪ੍ਰਗਟੇ ਤੁਰਤ ਆਇ ਗੁਰੁ ਤਹਿਂ ਠਾਂ, 
ਜਹਿਂ ਲਾਗੋ ਵਹਿ ਭੱਛਨ'। 

ਸਰਦ ਕੜਾਹਾ ਭਯੋ ਤੇਲ ਕਾ, 

ਜਬਿ ਗੁਰੁ ਸ਼ਬਦ ਉਚਾਰਾ। 

ਅਚਰਜ ਹ੍ਹੈ ਕੌਡੇ ਪਿਖਿ ਸ਼ਕਤੀ, 
ਗੁਰੁ ਪਗ ਗਹੇ ਉਦਾਰਾ ॥ ੧੨੩ ॥ 
ਗਯਾਨ ਦਿਢਾਇ ਮੋਖਦਾਇਕ ਤਿਹ, 
ਆਗੇ ਚਲੇ ਗੁਸਾਈ"। 


ਰਾਨਾ ਪੁਰ, ਸੋਨਾ ਗਢ, ਸੁੱਗਾ, 
ਕੋਹ ਕੰਟਕ, ਪੁਰ ਬੀਜਾ। 

ਰਾਮ ਟੇਕ, ਪੁਰ ਨਾਗ, ਅੰਕੋਲਾ, 
ਪੁਰ ਬੁਰਹਾਨ, ਪਿਖੀਜਾ' ॥ ੧੩੪॥ 
ਬੰਧਜਾਚਲ ਕੋ ਪਾਵਨ ਕਰਤੇ, 

ਨਦੀ ਨਰਬਦਾ ਨਾਖੀ'। 


'ਬਦੋਬਦੀ। 


ਆਘੋਰੀ=ਕੀਨਾਰਾਮ ਵਾਮ-ਮਾਰਗੀਏ ਦਾ ਚਲਾਇਆ ਇਕ 
ਪੰਥ ਜੋ ਮਾਸ ਸ਼ਰਾਬ ਤੋਂ ਛੁੱਟ ਮਲ ਮੂਤਰ ਦਾ ਖਾਣਾ ਪੀਣਾ ਵੀ 
ਧਰਮ ਦਾ ਅੰਗ ਮੰਨਦਾ ਹੈ। 


'ਆਲੇ-ਦੁਆਲੇ ਦੇ। 


'ਹੱਥ ਚੜ੍ਹ ਗਿਆ ਭਾਵ ਕਾਬੂ ਆ ਗਿਆ। 
'ਹਿਸ ਦਾ ਬਹੁ ਬਚਨ=ਉਹ ਸ਼ਕਤੀ ਜਿਸ ਨਾਲ ਸ਼ਬਦ ਸਪਰਸ਼ 
ਰੂਪਰਸ ਅਤੇ ਗੰਧ ਦਾ ਗੂਹਣ ਕਰੀਦਾ ਹੈ। 


'ਸੂਰਜ। 
'ਚਤੁਰ (ਸਤਿਗੁਰਾਂ)। 


'ਖਾਣ। 


“ਅੰਕ ਨੰ: ੧੩੪ ਦੀ ਦੂਜੀ ਤੁਕ ਮੂਲ 'ਚ ਛਪਣੋ ਰਹਿ ਗਈ ਹੈ 
ਇਸ ਲਈ ਇਹ ਅੰਕ ਤਿੰਨਾਂ ਹੀ ਤੁਕਾਂ ਦਾ ਰਹਿ ਗਿਆ ਹੈ। 


(ਆਦਿ ਸ਼ਹਿਰ ਵੇਖੋ)। 


'ਲੰਘੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੱਬਲਪੁਰ ਲਖ' ਚਿਤ੍ਰਕੂਟ” ਪਿਖਿ, 
ਰਿਖਨਿ ਪੂਰਿ ਅਭਿਲਾਖੀ। 

ਮੱਯਰ ਸ਼ਹਿਰ ਅਹੈ ਅਬਿ ਲੌ ਜਹਿੰ, 
ਜੰਗਮ! ਕੀ ਤਹਿ ਰਸਾਸਤ। 

ਪਿਖਿ ਪੁਤਾਪ ਸ਼ਕਤਿ ਵਹਿ ਗੁਰੁ ਕੀ, 

ਨਿਜ ਮਤ ਕੋ ਯੋਂ ਭਾਸਤਿ' ॥ ੧੩੫॥ 
ਕਬਿੱਤ: 

ਹਾਲ ਭੋਲਾ ਨਾਥ ਜੁ ਕੇ ਮਾਥ ਕਾ ਜੋ ਮਾਥ ਨਿਜ, 
ਧਰੇ ਹਿਤ ਸਾਥ ਹਾਥ ਮੀਚ ਕੇ ਨ ਆਇ ਹੈ। 
'ਘੰਟਕਾ” ਬਜਾਇ ਗਾਇ _ਬਯਾਹਿ ਗੁਨ 
ਮਹਾਂਦੇਵਾ, 


ਜਾਇ ਜੀਤ ਜਨਮ ਸੋ ਮਰਨ ਨ ਪਾਇ ਹੈ। 
ਜਦਯਪਿ' ਨਾ ਨੀਲਕੰਠ” ਗੰਠ” ਨਿਜ” ਰਾਖੈ 
ਕਿਛੁ 


ਦਾਸਨ ਕੋ ਭੁਗਤਿ' ਮੁਕਤਿ ਤੌਹੂ? ਦਾਇ ਹੈ”। 

ਭਜ ਸ਼ਿਵ ਲਿਵ ਲਾਇ ਅੰਤ ਤਨ ਤਜਿ ਜਾਇ, 
ਅਖੈ ਪਦ ਪਾਇ ਸੁ ਕੈਲਾਸ' ਬਾਸ ਪਾਇ ਹੈ 
੧੨੬ ॥ 

ਸੁਨਿ ਮਤ ਯਾਹਿ ਗੁਰੁ ਕਹਜੋ ਗੁਨ' ਪੁਨ ਤਾਹਿ, 
ਨਾਹਿਂ ਮਤ ਨੀਕ ਥਾਰੋਂ ਭਾਰੋ ਭਵ ਦਾਨ ਹੈ”। 


ਜੇਤਿਕ ਪਹਾਰ ਕੇ ਬਸਨਵਾਰ ਹੈਂ ਅਪਾਰ, 

ਆਪ ਹੀ ਕੋ ਸਬੀ ਜਨ ਦੇਵਤਾ ਬਖਾਨ ਹੈਂ। 
ਭਯੋ ਸਿਵਰਾਜਾ ਖਾਸ, ਕਯੋ ਜਾ ਕਿਲਾਸ਼' ਬਾਸ, 
ਦੇਵਤਾਨ ਦੇਵ ਯਾਤੇ ਮਹਾਂਦੇਵ ਭਾਨ ਹੈ”। 


ਭੂਪਤਿ ਹਿਮਾਲੈ ਆਲੈ' ਭਯੋ ਹੈ ਬਿਵਾਹਿ ਤਾਹਿ, 
ਪਾਰਬਤੀ ਸੰਗ ਜੋ ਪ੍ਰਸੰਗ ਜਨ ਗਾਨ ਹੈਂ? 
॥੧੩੭॥ 


'ਲਘ ਕੇ। “ਪਹਾੜ ਦਾ ਨਾਮ। 


'ਸ਼ੈਵ ਮਤ ਦਾ ਇਕ ਫਿਰਕਾ ਜੋ ਜੋਗੀਆਂ ਦੀ ਇਕ ਸ਼ਾਖ਼ ਹੈ। 


'ਆਪਣੇ ਮਤ ਨੂੰ ਐਉਂ ਕਹਿਣ ਲੱਗੇ। 


ਸ਼ਿਵ ਜੀ ਦੇ (ਮਾਥ) ਸ਼੍ਰੋਮਣੀ (ਪੰਥ) ਦਾ ਹਾਲ ਜੋ ਆਪਣੇ 
(ਮਾਥ) ਹਿਰਦੇ ਵਿੱਚ ਪ੍ਰੇਮ ਨਾਲ ਧਾਰਨ ਕਰਦਾ ਹੈ ਉਹ ਮੌਤ ਦੇ 
ਹੱਥ ਵਿੱਚ ਨਹੀਂ ਆਉਂਦਾ। “ਟੱਲੀਆਂ। “ਸ਼ਿਵ ਜੀ ਦੇ ਵਿਆਹ 
ਦੇ ਗੁਣ। 

'ਭਾਵੇਂ। “ਸ਼ਿਵ ਜੀ। “ਗੰਢ (ਪੱਲੇ)। 'ਆਪਣੇ। 

'ਖਾਣ ਯੋਗ ਪਦਾਰਥ। “ਤਾਂ ਵੀ। “ਦੇਂਦਾ ਹੈ। 


'ਸ਼ਿਵ ਦਾ ਨਿਵਾਸ ਅਸਥਾਨ, ਇਕ ਪਹਾੜ ਦਾ ਨਾਮ। 


'ਵਿਚਾਰ ਕੇ। 
ਤੁਹਾਡਾ ਮੱਤ ਠੀਕ ਨਹੀਂ ਹੈ (ਸਗੋਂ) ਭਾਰੀ ਜੰਮਣ (ਮਰਨ) ਦੇ 
ਦੇਣ ਵਾਲਾ ਹੈ। 


(ਕੈਲਾਸ਼ ਪਰਬਤ ਤੇ। 
ਦੇਵਤਿਆਂ 'ਚੋਂ ਵੱਡਾ ਦੇਵਤਾ ਹੋਣ ਕਰ ਕੇ ਮਹਾਦੇਵ ਕਹਿੰਦੇ 


'ਲੋਕ ਗਾਉਂਦੇ ਹਨ। 





204 


ਤਾਂਹੀ ਸਮੇਂ ਭਯੋ ਏਕ ਜੰਗਮ ਸੁ ਨਾਮੀ ਜਨਾ, 
ਪਾਰਬਤੀ ਹੂੰ ਤੈ ਤਿਨਿ ਲਯੋ ਦਾਨ ਜਾਇ ਹੈ। 
ਸੋਈ ਕਾਨਫੂਲ ਸੀਸਫੂਲ ਮਾਲ ਹਾਲ ਏਹੁ, 

ਧਾਰਿ ਕੈ ਬਿਸਾਲ ਨਾਲ ਘੰਟਕਾ ਬਜਾਇ ਹੈ'। 


ਜੰਗਮ!” ਜਗਤ ਮਾਂਗਿ ਖਾਤਿ ਬਿਯਾਹਿ ਗਾਤਿ 
ਨਿੱਤ”, 

ਹੋਇਗੋ ਹਿਸਾਬ ਤਬਿ ਮਾਰ ਬਹੁ ਖਾਇ ਹੈਂ। 

ਬਿਨ ਹਰਿ ਨਾਮ ਪੇਮ ਭਗਤੀ ਨ ਪਾਇ ਖੇਮ', 
ਭਵ ਖੇਦ' ਨਾਹਿ ਟਰੈ ਬੇਦ ਨੇਮ ਗਾਇ ਹੈੱ 


॥੧੩੮॥ 

ਹੁਤੇ ਬਡ ਭਾਗ ਬਿਨ ਲਾਗ' ਜੇ ਵਿਰਾਗਵਾਨ, 
ਗੁਰੁ ਕੇ ਬਚਨ ਬਾਨਿ' ਬੇਧ2 ਉਰ? ਤਾਂ ਗਏ। 
ਕੀਨ ਭਵ ਖੇਦ ਖੀਨ' ਚੀਨ ਨਿਜ ਹੂੰ ਲਏ”। 


ਹੋਇ ਕੈ ਰਵਾਨੈ' ਗੁਰੁ ਤਹਾਂ ਤੈ ਮਹਾਨੈ ਫਿਰ, 
ਟੀਕਰੀ ਤੈ ਹੋਇ ਕੈ ਫਰੀਦ ਵਾੜੇ ਹੈਂ ਗਏ। 

ਪਾਇ ਜਹਿੰ ਸੰਗਲ ਸੁਰ ਕੂਪ' ਮਧ ਜੰਗਲ, 
ਫਰੀਦ ਤਜਿ ਦੰਗਲ! ਕਰਤਿ ਤਪ ਥੇ ਭਏ 
॥੧੩੯॥ 

ਦੋਹਰਾ: 

ਮੇਲਾ ਹੋਵਤਿ ਜੇਠ ਮੈਂ, ਤਹਾਂ ਬਡੋ ਅਬਿ ਤੀਕ। 
ਹਮ ਭੀ ਅਬਚਲ ਨਗਰ ਮਗ”, ਜਾਵਤਿ ਪੇਖ੍ਯੋ 
ਠੀਕ ॥੧੪੦॥ 

ਚੌਪਈ: 

ਤਹਿਂ ਤੈ ਗੁਰ ਪੁਨ ਚਲਿ ਅਗਵਾਏ। 

ਤਾਲ ਭੋਪਾਲ ਮਹਿਲ ਸਰ ਆਏ। 

ਕੋਹ ਸਾਗਰ' ਪਿਖਿ ਪੁਨ ਚੰਦੇਰੀ। 

ਕੋਹ ਕਿਰਾਨਾ ਨੀਕੈ ਹੇਰੀ' ॥੧੪੧॥ 

ਗੁਫਾ ਰਿਖੀ ਮੁਚਕੰਦਹਿ ਵਾਰੀ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਆਦਮੀ। 


'ਉਹ ਕੰਨ ਫੁੱਲ ਤੇ ਸੀਸ ਫੁੱਲ (ਦੋਨੋ ਗਹਿਣੇ) ਤੇ ਮਾਲਾ (ਲੈ ਕੇ 
ਤੇ ਇਸ ਤਰ੍ਹਾਂ ਖ਼ੁਸ਼ੀ ਵਿੱਚ) ਬਹੁਤ (ਹਾਲ) ਮਸਤੀ ਧਾਰ ਕੇ 
ਨਾਲ ਹੀ ਟੱਲੀਆਂ ਵਜਾਉਣ ਲੱਗ ਪਿਆ। 

ਜੰਗਮ ਤੋਂ ਚਲਿਆ ਫਿਰਕਾ। “ਹਮੇਸ਼ਾ ਸ਼ਿਵ ਦੇ ਵਿਆਹ ਦੇ 
ਗੀਤ ਗਾਉਂਦੇ ਹਨ। 


'ਮੁਕਤੀ। 
'ਜਨਮ (ਮਰਨ) ਦਾ ਦੁੱਖ। 


'ਦੋਸ਼ ਤੋਂ ਬਿਨਾ। 

'ਤੀਰਾਂ ਨਾਲ। “ਵਿੰਨ੍ਹੇ ਗਏ। “ਹਿਰਦੇ। 
'ਛੇਤੀ। 

'ਨਾਸ। ਆਪਣੇ ਆਪ ਨੂੰ ਜਾਣ ਲਿਆ। 
ਚੱਲ ਕੇ। 


'ਖੂਹ। 
'ਸੰਸਾਰ ਨੂੰ ਛੱਡ ਕੇ। 


ਸ੍ਰੀ ਹਜ਼ੂਰ ਸਾਹਿਬ (ਨਦੇੜ) ਦੇਰਸਤੇ ਵਿੱਚ। 


'ਸਾਗਰ ਨਾਮ ਦਾ ਪਹਾੜ। 
'ਕਿਰਾਨਾ ਨਾਮ ਦਾ ਪਹਾੜ ਚੰਗੀ ਤਰ੍ਹਾਂ ਦੇਖਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 205 


ਕਾਲ ਯਵਨ ਜਹਿੰ ਹੋਯੋ ਛਾਰੀ'। 
ਪੇਖ ਧੌਲ ਪੁਰ ਆਦਿ ਮੁਕਾਮੂ। 
ਬਾਂਗਰ ਦੇਸ ਪਿਖਯੋ ਗੁਨਿ ਧਾਮੂ ॥ ੧੪੨ ॥ 
ਦੋਹਰਾ: 
ਕਰੇ ਨਾਨਕੀ ਜੀ ਤਬੈ, ਯਾਦ ਪ੍ਰੇਮ ਧਰਿ ਨੀਕ। 
ਆਏ ਪੁਰ ਸੁਲਤਾਨ ਗੁਰੁ, ਦਯੋ ਦਰਸ ਤਿੰਹਿ 
ਠੀਕ ॥ ੧੪੩ ॥ 
ਗੁਰੁ ਕੀ ਪਹਿਲੀ ਜਾਤ੍ਹਾ, ਪਾਵਨ ਪਰਮ ਸੁਨਾਇ। 
ਗੁਰੂ ਥਿਰੇ ਸੁਲਤਾਨ ਪੁਰ, ਧਯਾਇ ਬਿਰਯੋ ਇਤਿ 
ਆਇ ॥੧੪੪॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਪਹਿਲੀ ਉਦਾਸੀ' ਬਰਨਨੰ ਨਾਮ 
ਸਪਤਮੋ ਬਿਸਾਮ ॥ ੭॥ 





206 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੮. (ਦੂਜੀ ਉਦਾਸੀ ਸ਼ੁਰੂ, ਦੱਖਣ ਦੇਸ਼ ਦਾ ਸੈਰ, ਪਖੰਡੀ ਮਤਾਂ ਦਾ ਖੰਡਨ) 


੫ 


ਦੋਹਰਾ: 
ਤਮ ਗੁਨ ਤਮ ਸੋਖਕ ਸਦਾ, 
ਪੋਖਕ ਸਸ ਸਿਸ ਜਾਪਾ। 


ਸਰਦ ਸਸੀ ਪੂਰਨ ਗੁਰੂ, 
ਪੰਚਮ ਹਰ ਤਪ ਤਾਪ' ॥੧॥ 


ਸ੍ਰੈਯਾ: 
ਤਮ ਭੂਮ ਨਿਸਾਚਰ ਕਰਮ ਕੁਚਾਲ, 
ਕਲੀ ਸਸਿਰੈਨ ਅਵਿਦਯਾ ਬਹੀ'। 


ਸੁਕਚੀ ਕੁਮਦੀ ਕੁਮਤੀ ਸੁ ਤਹੀ'। 
ਪਤਿਤਾਵਲਿ ਪੇਚਕ ਨਾ ਨਿਕਸੇ 
ਬਿਕਸੇ ਕਲ ਕਿੰਕਰ ਕੰਜ ਸਹੀ'। 


ਗੁਰੁ ਪੰਚਮ ਮੈਂ ਗੁਨ ਹੈਂ ਰਵਿ ਸੇ ਸਬਿ, 
ਪੈ ਅਧਿਕੈਂ ਯਹਿ ਤਾਪ ਨਹੀਂ! ॥੨॥ 


“ਕਬਿੱਤ: 


(ਅਰਥ ਦੂਜੀ ਤੁਕ ਤੋਂ ਤੁਰੇਗਾ) ਪੰਚਮ ਪਾਤਸ਼ਾਹ ਸ੍ਰੀ ਗੁਰੂ 
ਅਰਜਨ ਦੇਵ ਜੀ, ਸਰਦਰੁੱਤ ਦੀ ਪੂਰਨਮਾਸ਼ੀ ਦੇ ਚੰਦ੍ਰਮਾ 
(ਵਾਂਗ ਤਿੰਨਾਂ) ਤਾਪਾਂ ਦੀ ਤਪਸ਼ ਨੂੰ ਮੇਟਣ ਵਾਲੇ ਹਨ। (ਉਨ੍ਹਾਂ 
ਨੂੰ) ਤਮੋ ਗੁਣ ਦੇ ਅਨ੍ਹੇਰੇ ਨੂੰ ਸਦਾ ਲਈ ਖ਼ਤਮ ਕਰ ਦੇਣ ਵਾਲੇ 
ਅਤੇ ਸਿੱਖਾਂ ਰੂਪ ਖੇਤੀ ਦੀ ਪਾਲਣਾ ਕਰਨ ਵਾਲੇ ਜਾਣੋ। 


(ਅਰਥ ਦੂਜੀ ਤੁਕ ਤੋਂ ਤੁਰੇਗਾ) ਪੰਚਮ ਪਾਤਸ਼ਾਹ ਸ੍ਰੀ ਗੁਰੂ 
ਅਰਜਨ ਦੇਵ ਜੀ, ਸਰਦਰੁੱਤ ਦੀ ਪੂਰਨਮਾਸ਼ੀ ਦੇ ਚੰਦ੍ਰਮਾ 
(ਵਾਂਗ ਤਿੰਨਾਂ) ਤਾਪਾਂ ਦੀ ਤਪਸ਼ ਨੂੰ ਮੇਟਣ ਵਾਲੇ ਹਨ। (ਉਨ੍ਹਾਂ 
ਨੂੰ) ਤਮੋ ਗੁਣ ਦੇ ਅਨ੍ਹੇਰੇ ਨੂੰ ਸਦਾ ਲਈ ਖ਼ਤਮ ਕਰ ਦੇਣ ਵਾਲੇ 
ਅਤੇ ਸਿੱਖਾਂ ਰੂਪ ਖੇਤੀ ਦੀ ਪਾਲਣਾ ਕਰਨ ਵਾਲੇ ਜਾਣੋ। 


(ਸੂਰਜ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉਦੇ ਹੋਣ ਨਾਲ) 
ਭਰਮ ਰੂਪ ਅਨ੍ਹੇਰਾ, ਖੋਟੀਰੀਤੀ ਦੇ ਕਰਮ ਰੂਪ ਰਾਖਸ਼, 
ਕਲਜੁਗ ਰੂਪ ਚੰਦੂਮਾ ਤੇ ਅਵਿਦਿਆ ਰੂਪ ਰਾਤ ਰੁੜ੍ਹ ਗਈ 
ਭਾਵ ਉਪ੍ਰੋਕਤ ਸਾਰੇ ਸਮਾਪਤ ਹੋ ਗਏ। 


ਸਾਰੇ ਖੋਟੇ ਮਤ ਤਾਰਿਆਂ ਵਾਂਗ ਛਪ ਗਏ ਅਤੇ ਖੋਟੀਆਂ ਮੱਤਾਂ 
ਰੂਪ ਕਮੀਆਂ ਉਥੇ ਹੀ ਸੁੰਗੜ ਗਈਆਂ। 


(ਹੁਣ) ਪਾਪੀਆਂ ਰੂਪ ਉੱਲੂਆਂ ਦੀਆਂ ਮੰਡਲੀਆਂ (ਬਾਹਰ) 
ਨਹੀਂ ਨਿਕਲਦੀਆਂ (ਪਰ) ਦਾਸਾਂ ਰੂਪ ਕੰਵਲ ਚੰਗੀ ਤਰ੍ਹਾਂ 
ਖਿੜ ਪਏ ਹਨ। 


ਸ੍ਰੀ ਗੁਰੂ ਅਰਜਨ ਦੇਵ ਜੀ ਵਿੱਚ ਸੂਰਜ ਵਰਗੇ (ਉਪ੍ਰੋਕਤ) 
ਸਾਰੇ ਹੀ ਗੁਣ ਹਨ, ਪਰ (ਉਨ੍ਹਾਂ ਵਿੱਚ) ਇਹ (ਗੁਣ) ਵੱਧ ਹੈ 
(ਕਿ ਸੂਰਜ ਵਾਂਗ) ਤਪਸ਼ ਨਹੀਂ ਹੈ। 

“ਲਾਹੌਰ ਐਡੀਸ਼ਨ ਛਾਪਾ ਪੱਥਰ ਮੂਲ ਵਿੱਚ ਇਹ ਅੰਕ ਨੰ: ੩ 
ਕਬਿੱਤ ਛੰਦ, ਅੰਕ ਨੰ: ੫ 'ਤੇ ਛਪਿਆ ਹੋਇਆ ਹੈ। ਤੇ ਇਥੇ 
ਛਪੇ ਅੰਕ ਨੰ: ੪ ਤੇ ੫ ਉਥੇ ਅੰਕ ਨੰ: ੩ ਤੇ ੪ 'ਤੇ ਛਪੇ ਹੋਏ 
ਹਨ। ਇਥੇ ਛਪਿਆ ਇਹ ਅੰਕ ਨੰ: ੩ ਮੰਗਲ ਦਾ ਛੰਦ ਹੋਣ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 207 


ਦਯਾ ਕੇ ਸਦਨ' ਮਦ” ਮਦਨ” ਕਦਨ” ਗੁਰੁ, 
ਅਮਲ' ਕਮਲ ਖਿਰੇ ਬਦਨ? ਰਹਤਿ ਹੈਂ। 
ਸੰਗਤ ਸੁਜਾਨ' ਅਗਿਯਾਨ ਹਰ ਗਜਾਨ ਕਰਿ, 
ਗਯਾਨ ਹਰਿ! ਦਾਸਨ ਕਲਯਾਨ ਸੁ ਕਰਤਿ ਹੈਂ। 
ਸਾਰਦ ਸੀ ਸੁਮਤਿ ਬਿਸਾਰਦ ਸ਼ਕਤਿ ਦੈ ਕੈ, 
ਨਾਰਦ ਸੀ ਭਗਤਿ ਸੁਗਤਿ ਹੁਲਸਤਿ ਹੈ” 


ਚਰਨ ਸਰਨ ਨਰ ਜਾਇ ਜੇ ਪਰਨ' ਗੁਰੁ, 
ਜਰਨ' ਮਰਨ ਤਾਂਹਿ ਛਿਨ ਮੈਂ ਹਰਤਿ ਹੈਂ ॥੩॥ 
ਦੋਹਰਾ: 

ਕਾਰਨ ਸੁਖ ਕਲਿਆਨ। 

ਸੁਖਿ ਰਾਸੀ' ਗਤਿ ਦਾਨ” ॥੪॥ 


ਪੁਰ! ਨਿਜ ਦਾਸਨਿ ਆਸ। 
ਪੰਦਰਾਂ ਸੈ ਉਨਸਠ" ਵਿਖੇ', 


ਚਲੇ ਮੋਦ ਭਰਿ ਖਾਸ ॥੫॥ 

ਕਬਿੱਤ: 

ਦੱਖਨ ਸੁ ਦਿਸ ਹੇਤ ਰੱਖਨ ਧਰਮ ਬੇਦ', 

ਭੇਦ ਮਤ ਖੰਡਨ ਪਖੰਡਨ ਹਰਨ ਹੈਂ। 

ਜਾਇ ਕੈ ਗੁਰੁ ਬਠਿੰਡੇ ਹਰੇ ਹੈਂ ਬਤਿੰਡੇ ਬਾਦੀ', 
ਮਿਲਯੋ ਰਤਨ ਹਾਜੀ ਗਹੇ ਆ ਚਰਨ ਹੈਂ। 

ਫੇਰ ਬੀਕਾ ਨੇਰ ਹੇਰ ਜੈਨ ਮਤ ਢੇਰ ਜਹਿਂ, 

ਥਿਰ ਕੈ ਸ਼ਬਦ ਗੁਰੁ ਕੀਨ ਉਚਰਨ ਹੈਂ। 

ਸੁਨਿ ਕੈ ਸਰੇਵੜੇ' ਬੁਰੇਵੜੇ ਬਦਨ” ਆਇ, 
ਗੁਰੁ ਪਾਸ ਖਾਸ ਮਤ ਕੀਨ ਯੋਂ ਬਰਨ ਹੈਂ! ॥੬॥ 


ਕਰਕੇ ਅੰਕ ਨੰ: ੫ ਤੋਂ ਚੁੱਕ ਕੇ ਅੰਕ ਨੰ: ੩ ਤੇ ਲੈ ਆਂਦਾ ਹੈ। 
'ਘਰ। “ਹੰਕਾਰ ਨੂੰ। “ਕਾਮ ਨੂੰ। "ਕੱਟਣ ਵਾਲੇ। 

'ਉੱਜਲ। 'ਮੁਖ। 

'ਚਤੁਰ, ਸਿਆਣੀ। 

ਗਿਆਨ ਸਿੰਘ (ਕਹਿੰਦਾ ਹੈ)। 


'ਸਰਸੁਤੀ ਵਰਗੀ ਬਹੁਤ ਉੱਤਮ ਮਤਿ 'ਤੇ ਸ਼ਕਤੀ ਅਤੇ ਨਾਰਦ 
ਵਰਗੀ ਭਗਤੀ ਅਤੇ ਕੇਵਲ ਮੁਕਤੀ ਦੇ ਕੇ ਪ੍ਰਸੰਨ ਹੁੰਦੇ ਹਨ। 
ਪੈਂਦੇ ਹਨ। 

'ਜੰਮਣ। 


'ਕੌਤਕ। 


'ਸੁਖਾਂ ਦੀ ਹੱਦ। ਅੁਕਤੀ ਦਾਤਾ। 


ਪੂਰੀ ਕਰਕੇ। 

ਸੰ: ੧੫੫੯ ਬਿ: ਵਿੱਚ। “ਤਵਾਰੀਖ ਗੁਰੂ ਖ਼ਾਲਸਾ ਛਾਪਾ 
ਪੱਥਰ ਦੇ ਪੰਨਾ ੯੬ ਤੇ ਦੂਜੀ ਉਦਾਸੀ ਨੂੰ ਚੱਲਣ ਦਾ ਸੰਮਤ 
ਕਵੀ ਜੀ ਨੇ ਆਪ ੧੫੬੨ ਬਿ: ਲਿਖਿਆ ਹੈ। 

'ਆਪ। 


ਵੇਦ ਧਰਮ ਭਾਵ ਆਸਤਕ ਧਰਮ। 


'ਵਿਤੰਡਾ ਵਾਦੀਆਂ ਨੂੰ ਹਰਾਇਆ। (ਵਿਤੰਡਾ ਸ਼ਬਦ ਦੇ ਅਰਥਾਂ 
ਲਈ ਬਿਸ੍ਰਾਮ ੩ ਦੇ ਅੰਕ ੮੮ ਦੀਆਂ ਟਿੱਪਣੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਏ ਆਦਿ ਨਾਥ', ਅਰਹੰਤ?, ਜੈਨ”, ਬੁੱਧ 'ਜੈਨੀਆਂ ਦਾ ਪੂਜਯ ਦੇਵਤਾ 'ਜਿੱਨ ਭਗਵਾਨ' ਜਿਸ ਦਾ ਨਾਮ 


ਨਾਥਾ' 
੭ 


ਆਦਿਕ ਹਮਾਰੇ ਜੇਊ ਚੌਬੀ ਅਵਤਾਰ ਹੈਂ। 
ਤਿਨ ਹੂੰ ਚਲਾਯੋ ਮੱਤ ਹਮ ਜੋ ਭਜਤਿ ਸੱਤ', 
ਕਰਨੇ ਬਰਤ ਤਪ ਤਨ ਕ੍ਰਿਸ ਕਾਰ ਹੈਂ”। 


ਮੋਚਨੇ ਸੋਂ ਨੋਚਨੇ' ਜੋ ਬਾਲ ਏ ਬਿਸਾਲ ਤਪ, 
ਜੀਵਨ ਕੀ ਰਖਯਾ ਸਰਬ ਪਰਕਾਰ ਹੈਂ। 

ਈਸ਼ ਹੈ ਨਾ ਕੋਇ ਕਾਲ ਕਰਮ ਤੈ ਬਿਹਾਰ ਹੋਇ', 
ਜੀਵ ਹੈਂ ਅਨੰਤ ਪੰਚ ਭੂਤਨ ਬਿਕਾਰ ਹੈਂ! ॥ ੭ ॥ 
ਐਸੇ ਮਤ ਜੈਨ ਸੁਨਿ ਕਹਯੋ ਸਤਿਗੁਰੁ ਪੁਨ, 

ਮਤ ਜੋ ਤੁਮਾਰ ਹੈ ਅਸਾਰ' ਨਿਰਧਾਰੀਏ”। 
ਕਾਲ ਕਲਪਤ ਕਰਮ ਜਢ ਕਹਾਂ ਕਰੈਂ ਕੁਛ, 
ਦੁੱਖ ਫਲ ਭੋਗ ਜੀਵ ਚਹੈਂ ਨ ਵਿਚਾਰੀਏ। 

ਬਿਨ ਏਕ ਚੇਤਨ ਨਿਯੰਤਾ' ਕੈਸੇ ਕਾਜ ਹੋਇ, 
ਰਿਤੁ ਕੀ ਬਿਵਸਥਾ ਲੌ' ਆਦਿਕ ਵਿਚਾਰੀਏ। 
ਈਸ਼ੂਰ ਜਗਤ-ਪਤਿ ਓਪਤਿ ਖਪਤਿ' ਰਚੀ”, 
ਜੀਵ ਕੇ ਬਚਾਏ ਬਚੈਂ ਜੀਵ ਕੌ ਲੌ' ਧਾਰੀਏ 
॥੮॥ 

ਚੌਪਈ: 

ਤਨ ਕ੍ਰਿਸ਼' ਕਰਨ ਕੂਟਨੋ ਬਰਮੀਂ”। 


ਰਿਖਭ ਦੇਵ ਹੈ। ਜੈਨੀਆਂ ਦੇ ਚੌਵੀ ਅਵਤਾਰਾਂ ਨੂੰ ਤੀਰਥੰਕਰ 
ਆਖਦੇ ਹਨ, ਇਹ ਪਹਿਲਾ ਤੀਰਸੰਕਰ ਹੈ। 2ਬਿਹਾਰ ਸੂਬੇ ਦੇ 
ਸ਼ਹਿਰ ਪਟਨੇ ਦੇ ਰਾਜੇ ਕੋਂਕਵੇਕ ਨੇ ਯੂਧਿਸ਼ਟਰੀ ਸ਼ਕ ੧੪੪੫ 
ਵਿੱਚ ਸਨਯਾਸ ਧਾਰ ਕੇ ਨਾਮ ਅਰਹੰਤਰਖਾਇਆ ਤੇ ਹਿੰਸਾ 
ਵਿਰੁੱਧ ਪੁਚਾਰ ਕੀਤਾ। ਯੁਧਿਸ਼ਟਰੀ ਸ਼ਕ ੧੫੩੨ ਵਿੱਚ ਇਸ 
ਦਾ ਦੇਹਾਂਤ ਹੋਇਆ। ਇਸ ਤੋਂ ਬਾਦ ੨੪ ਤੀਰਥੰਕਰ ਇਸ 
ਮੱਤ ਦੇ ਪੁਚਾਰਕ ਹੋਏ ਹਨ। 'ਜੈਨ ਸ਼ਬਦ ਦਾ ਅਰਥ ਹੈ ਜਿੱਨ 
ਭਗਵਾਨ ਦੇ ਉਪਾਸ਼ਕ, ਪਰ ਏਥੇ ਕਵੀ ਜੀ ਦਾ ਭਾਵ ਦੂਜੇ 
ਤੀਰਥੰਕਰ ਦਾ ਹੋ ਸਕਦਾ ਹੈ ਜਿਸ ਦਾ ਨਾਮ ਹੈ ਆਜੰਤ ਨਾਥਾਂ। 
'ਇਸ ਦਾ ਨਾਮ 'ਸੁਮਤੀ ਨਾਥ' ਵੀ ਹੈ ਜੋ ਪੰਜਵਾਂ ਤੀਰਥੰਕਰ ਹੈ 
(ਨੋਟ: ਇਨ੍ਹਾਂ ਦੇ ਮਾਤਾ ਪਿਤਾ, ਉਚਾਈ, ਲੱਛਣ ਤੇ ਉਮਰ 
ਆਦਿ ਦਾ ਜ਼ਿਕਰ ਵਿਸਥਾਰ ਦੇ ਡਰ ਤੋਂ ਨਹੀਂ ਲਿਖਿਆ। 
ਵਿਸਥਾਰ ਲਈ ਦੇਖੋ 'ਭਾਰਤ ਮਤ ਦਰਪਣ' ਕ੍ਰਿਤ ਮਹੰਤ 
ਗਣੇਸ਼ਾ ਸਿੰਘ ਜਾਂ 'ਜੈਨ ਤਤ੍ਹ ਪ੍ਰਕਾਸ਼।] 


ਸੱਚਾ ਜਾਣ ਕੇ ਮੰਨਦੇ ਪੂਜਦੇ ਹਨ। 
'ਸ਼ਰੀਰ ਕਮਜ਼ੋਰ ਕਰਦੇ ਹਨ। 
'ਖਿੱਚ ਕੇ ਪੁੱਟਣੇ। 


ਕੰਮ ਹੋ ਰਿਹਾ ਹੈ। 
ਪੰਜਾਂ ਤੱਤਾਂ ਦਾ ਕਾਰਜ ਹਨ। 


'ਝੁਠਾ। “ਜਾਣੋ। 
'ਪ੍ਰਕ। 
'ਰੁੱਤਾਂ ਦੀ (ਤਬਦੀਲੀ ਦੀ) ਦਸ਼ਾ ਤੱਕ। 


'ਉੱਤਪਤੀ ਅਤੇ ਲਯਤਾ। “ਬਣਾਈ ਹੈ। 
ਕਦੋਂ ਤੱਕ। 


'ਕਮਜ਼ੋਰ। “ਸੱਪ ਦੀ ਖੁੱਡ ਕੁੱਟਣ ਦੇ ਬਰਾਬਰ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 209 


ਧਾਨ ਹੇਤ ਤੁਸ ਛਰੈਂ ਨਿਕਰਮੀ'। 


ਮੰਦ ਅਚਾਰ' ਬਿਹਾਰ” ਤੁਮਾਰੋ। 

ਅਹੇ ਕੁੱਸ਼ਟ ਮਲਿਨ ਅਤਿ ਧਾਰੋ' ॥੯॥ 
ਨਾਵਣ ਧੋਵਣ ਨਹਿ ਤੁਮ ਕਰਿਹੋ। 
ਮੂਤੁ ਮਲ' ਫੋਲਤਿ ਕਰ ਭਰਿਹੋ”। 

ਜਲ ਮਿ੍‌ਤਕਾ' ਬਿਨ ਸੁੱਧ ਨ ਹੋਈ। 

ਸੋ ਤੁਮ ਬਰਤਤ ਕਬੀ ਨ ਕੋਈ ॥੧੦॥ 
ਈਸ਼ਰ ਰਚੇ ਕੇਸ ਤੁਮ ਨੌਚੋ'। 

ਕ੍ਯੋਂ ਨ ਨਰਕ ਦੁਖ ਹੈ ਤੁਹਿ ਸੋਚੋ। 

ਨਰ ਤਨ ਕ੍ਰਿਯਾ ਪਿਸਾਚਨ ਕੇਰੀ'। 

ਹੈ ਆਵਤਿ ਦੁਰਗੰਧਿ ਬਧੇਰੀ ॥ ੧੧॥ 
ਈਸ ਉਪਾਸ ਨ ਭਗਤੀ ਗਯਾਨਾ। 

ਕਰੋਂ ਤੁ ਪੈਹੋ ਪਦ ਨਿਰਬਾਨਾ'। 

ਜਲ ਮਾਟੀ ਕਰਿ ਸੁੱਧ ਰਹੀਜੈ। 

ਜਥਾ ਲਾਭ ਸੰਤੋਖ ਗਹੀਜੈ' ॥ ੧੨॥ 
੍ਰਾਸ ਸ੍ਰਾਸ ਪੁਮੇਸੂਰ ਭਜੋ। 

ਮਤ ਸਿਰਿਸ਼ਟ ਗਹਿ ਭ੍ਰਿੱਸ਼ਟ ਸੁ ਤਜੋ। 
ਮਾਨ ਬੈਨ ਗੁਰੁ ਕੇ ਤਬਿ ਜੈਨੀ। 


ਲਗੈ ਕਰਨ ਹਰਿ ਭਗਤਿ ਸੁਖੈਨੀ ॥੧੩॥ 


ਦੋਹਰਾ: 
ਚਲ ਸਰਸੇ ਸਰਸੇ ਗਏ, 
ਸਰਸੇ ਪਰ ਥਿਰ ਨੀਕ'। 


ਸਰਸੇ ਭੇ' ਨਰ ਨਾਰਿ ਪਿੱਖ, 
ਸਰਸੇ ਸਿੱਖ ਬਨਿ ਠੀਕ ॥੧੪॥ 
ਮਨ-ਹਰੀ ਛੰਦ: 


ਤਹਿਂ ਤੈ ਕਰਿ ਪਿਆਨਾ', ਪਿੱਖ ਬਹੁ ਥਾਨਾ, 


ਸ਼ਹਿਰ ਹਿਸਾਰ ਨਿਹਾਰਾ। 


ਨਿਕੰਮੇ (ਆਦਮੀ) ਚੌਲਾਂ ਵਾਸਤੇ ਫੂਸ ਨੂੰ (ਐਵੇਂ ਬਿਅਰਥ 
ਹੀ) ਕੁੱਟੀ ਜਾਂਦੇ ਹਨ। 

ਮਾਨਸਿਕ ਕਰਮ। “ਸ਼ਰੀਰਕ ਕਰਮ। 

'ਬਹੁਤ ਮੈਲ ਨੂੰ ਧਾਰਦੇ ਹੋ। 


ਹੀਲ, ਵਿਸ਼ਟਾ। “ਹੱਥ ਭਰ ਲੈਂਦੇ ਹੋ। 
'ਮਿੱਟੀ। 


'ਦੁਖਰਹਿਤ ਪਦਵੀ। 


ਜਿਹੋ ਜਿਹਾ ਪਦਾਰਥ ਲੱਭ ਪਵੇ, ਉਸੇ ਵਿੱਚ ਭਲੀ ਪੁਕਾਰ 
ਪ੍ਰਸੰਨਤਾ ਗੁਹਣ ਕਰੇ। 


(ਸਰਸੇ) ਬਹੁਤਾ (ਪੈਂਡਾ) ਚਲ ਕੇ (ਸਰਸੇ) ਸ਼ਹਿਰ ਪਹੁੰਚ 
ਗਏ (ਉਥੇ) ਸਰਸੇ) ਪਾਣੀ ਨਾਲ ਭਰੇ ਤਲਾਅ ਦੇ ਉੱਪਰ 
ਚੰਗੀ ਤਰ੍ਹਾਂ ਬੈਠ ਗਏ। 
'ਬਹੁਤ ਅਨੰਦ ਹੋ ਗਏ। 
(ਲੀਕ ਸਿੱਖ ਬਣ ਕੇ (ਨਾਮ ਦੇ) (ਸਰਸੇ)ਰਸ ਸਹਿਤ ਹੋ ਗਏ। 


'ਚੱਲ ਕੇ। 





210 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਹਿ ਸ਼ੇਖ ਵਜੀਦਾ, ਮਿਲਾ ਰਸੀਦਾ', 
ਗੋਸ਼ਟ ਭਈ ਅਪਾਰਾ। 

ਮੇਲਾ ਜੁਰਯੋ ਮਹਾਨਾ। 

ਤਹਿਂ ਲੋਗ ਅਪਾਰੇ, ਬਹੁ ਮਤਵਾਰੇ', 
ਆਏ ਸੁਨਿ ਗੁਰੁ ਗਾਨਾ' ॥੧੫॥ 
ਨਿਜ ਮਤ ਐਸ ਬਖਾਨੋ। 

ਮੂਰਤਿ ਅਭਿਰਾਮੰ', ਸਾਲ ਗਰਾਮ”, 


ਪੂਜੋ ਬਿਸ਼ਨੂ ਜਾਨੋ। 
ਧਰਿ ਦੁਆਦਸ ਟੀਕੇ', ਮੁੰਦਾ? ਨੀਕੇ, 


ਕੰਠੀ ਛਾਪਰੁ ਮਾਲਾ। 
ਕਰਿ ਧਾਮ ਸੁ ਚਾਰੈਂ!, ਮਨਿ ਅਵਤਾਰੈਂ”, 


ਪੈ ਹੈਂ ਮੁਕਤਿ ਬਿਸਾਲਾ ॥ ੧੬॥ 

ਯਹਿ ਸੁਨਿ ਕਰਿ ਸਤਿਗੁਰੁ, ਬੋਲੇ ਯੌ ਫੁਰ', 
ਤੁਮ ਕੂਰੇ ਬੈਰਾਗੀ। 

ਬਯਰਥ ਦੇਹ ਤੁਮ ਦਾਗੀ'। 

ਜੋ ਭਟਕਤਿ ਧਾਮੰ', ਬਿਨ ਹਰਿ ਨਾਮੰ, 


(ਰੱਬ ਨੂੰ) ਪਹੁੰਚਿਆ ਹੋਇਆ। 
'ਇਕੱਠ। 


(ਮੱਤਾਂ ਵਾਲੇ। 
'ਸ਼ਬਦ ਦਾ ਕੀਰਤਨ। 


ਸੁੰਦਰ। 'ਸਾਲਗ੍ਰਾਮ ਪਿੰਡ ਕੋਲੋਂ ਗੰਡਕਾ ਨਦੀ 'ਚੋਂ ਨਿਕਲਿਆ 
ਗੋਲ ਪੱਥਰ ਜਿਸ ਉਪਰ ਚੱਕੂ ਦਾ ਚਿੰਨ੍ਹ ਹੁੰਦਾ ਹੈ। ਹਿੰਦੂ ਇਸ 
ਨੂੰ ਵਿਸ਼ਨੂੰ ਦੀ ਮੂਰਤੀ ਮੰਨਦੇ ਹਨ। 


'ਵੈਸ਼ਨਵਾਂ ਦੇ ਬਾਰਾਂ ਤਿਲਕ (੧. ਮੱਥੇ ਤੇ, ੨. ਪੇਟ ਤੇ, ੩. 
ਛਾਤੀ ਤੇ, ੪. ਕੰਠ ਤੇ, ੫. ਸੱਜੀ ਕੁੱਖ ਤੇ, ੬. ਸੱਜੀ ਬਾਂਹ ਤੇ, 
੭. ਸੱਜੇ ਮੋਢੇ ਤੇ, ੮. ਖੱਬੀ ਕੁੱਖ ਤੇ, ੯. ਖੱਬੀ ਬਾਂਹ ਤੇ, ੧੦. 
ਖੱਬੇ ਮੋਢੇ ਤੇ, ੧੧. ਪਿੱਠ ਤੇ, ੧੨. ਕਮਰ ਤੇ।) “ਧਾਰਮਕ 
ਚਿੰਨ੍ਹ। ਇਨ੍ਹਾਂ ਦੀ ਗਿਣਤੀ ਵੀ ਬਾਰਾਂ ਹੀ ਹੈ। (੧. ਜਨੇਊ। ੨. 
ਮ੍ਿਗਛਾਲਾ। ੩. ਮੁੰਜ ਦੀ ਤੜਾਗੀ। ੪. ਕਮੰਡਲ। ੫. ਬੋਦੀ 
(ਇਹ ਪੰਜ ਮੁੰਦਹਾ ਬੁਹਮਚਾਰੀ ਦੀਆਂ ਹਨ)। ੬. ਤਿਲਕ। ੭. 
ਕੰਠੀ। ੮. ਤੁਲਸੀ ਮਾਲਾ (ਇਹ ਤਿੰਨ ਮੁੰਦ੍ਰਾ ਵੈਸ਼ਨਵਾਂ ਦੀਆਂ 
ਹਨ)। ੯.ਰੁਦ੍ਰਾਖ ਮਾਲਾ। ੧੦. ਤ੍ਰਿਪੁੰਡਰ (ਇਹ ਦੋ ਸ਼ੈਵ 
ਮੁੰਦਰਾ)। ੧੧. ਤ੍ਰਿਦੰਡ (ਸਨਿਆਸੀ ਮੁੰਦਰਾ ਅਤੇ) ੧੨. ਕੰਨਾਂ 
ਦੀਆਂ ਮੁੰਦ੍ਰਾ (ਇਹ ਜੋਗੀ ਮੁੰਦ੍ਾ ਹੈ)। 

'ਚਾਰ ਧਾਮਾਂ ਦੀ (ਯਾਤ੍ਰਾ) ਕਰਕੇ। (ਚਾਰ ਧਾਮ- ੧. ਬਦਰੀ 
ਨਾਥ। ੨.ਰਾਮੇਸ਼ਰ। ੩. ਦੁਆਰਾਵਤੀ। ੪. ਪੁਯਾਗ।] 
2ਅਵਤਾਰਾਂ ਨੂੰ ਮੰਨ ਕੇ। 


'ਛ਼ੇਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 211 


ਪਾਨੀ ਪਾਹਨ' ਪਰਸੈਂ?। 

ਸਬਿ ਪਾਹਨ ਮੂਰਤਿ, ਪੂਜਤਿ ਧੂਰਤ', 

ਸਾਚੋ ਬਿਸ਼ਨ ਨਾ ਦਰਸੈਂ ॥੧੭॥ 

ਤਾ ਮੈ ਜਿੰਹਿ ਲਿਵ ਲਾਗੀ। 

ਬੁਧਿ ਭੇਦ ਤਿਆਗੀ, ਦੁਬਿਧਾ ਭਾਗੀ, 

ਸੋ ਸਾਚਾ ਬੈਰਾਗੀ। 

ਉਨਿ ਗੁਰ ਬਚ ਸੁਨਿ ਕੈ, ਸਾਚੈ ਗੁਨਿ ਕੈ, 

ਮਾਨ ਲੀਨ ਮਨਿ ਠੀਕੈਂ। 

ਤਜਿ ਕਲਪਨ ਕ੍ਰਿਆ, ਗੁਰੁ ਮਗ ਫਰਿਆ, 

ਸਤਿਨਾਮੁ ਜਪ ਨੀਕੈਂ ॥੧੮॥ 

ਇਸ ਹੀ ਬਿਧਿ ਸਾਰੇ, ਭੇਖ ਨਿਵਾਰੇ, 

ਕਰਿ ਕਰਿ ਚਰਚਾ ਹਾਰੇ। 

ਪਿਖ ਸਮਰਥ ਗੁਰੁ ਕਾ, ਹਿੰਦੂ ਤੁਰਕਾ, 

ਲੱਗੇ ਗੁਰੁ ਪਗ ਸਾਰੇ। 

ਗੁਰੁ ਕ੍ਰਿਪਾ ਕੀਨੀ, ਦੀਖਿਆ' ਦੀਨੀ, 

ਸੁਭ ਗੁਨ ਭਗਤੀ ਭਾਵ ਦਏ। 

ਕਰਿ ਮੱਜਨ' ਤੀਰਥ, ਭਜਨ ਕੀਰਤਿ, 

ਪੁਨ ਅਜਮੇਰਹਿਂ ਆਇ ਗਏ ॥ ੧੯॥ 

ਦੋਹਰਾ: 

ਢਾਈ ਦਿਨ ਕਾ ਝੁਫੜਾ', ਅਜਮੇਰ ਵਿੱਚ ਤਾਰਾ ਗੜ੍ਹ ਪਹਾੜੀ ਦੀ ਢਲਾਣ ਵਿੱਚ ਇਕ 

ਰਹ ਮੰਦਰ ਹੈ, ਜਿਸ ਨੂੰ 'ਢਾਈ ਦਿਨ ਦਾ ਝੌਂਪੜਾ' ਕਹਿੰਦੇ ਹਨ, 

ਜਿਸ ਦਾ ਭਾਵ ਕੁਝ ਦਿਨਾਂ ਦੀ ਜ਼ਿੰਦਗੀ ਹੈ। ਇਹ ਮੰਦਰ 
ਪੁਰਾਤਨ ਭਵਨ ਕਲਾ ਦਾ ਸੁੰਦਰ ਨਮੂਨਾ ਹੈ। ਫਰਗੂਸਨ ਦੇ 
ਸ਼ਬਦਾਂ ਵਿੱਚ ਸਜਾਵਟ ਤੇ ਸੁੰਦਰਤਾ ਦੇ ਪੱਖ ਤੋਂ ਇਸ ਵਰਗਾ 
ਮੰਦਰ ਕਾਹਿਰਾ, ਫ਼ਰਾਂਸ, ਸਪੇਨ ਤੇ ਸੀਰੀਆ ਵਿੱਚ ਵੀ ਕੋਈ 
ਨਹੀਂ। 

ਪੇਖ ਕਹਯੋ ਗੁਰ ਕਾਚ'। ਝੂਠ ਹੈ। 

ਇਸ ਪਰ ਕਯੋਂ ਜ਼ਰ' ਬਹੁ ਖਚੀ?, ਸੋਨਾ, ਦੌਲਤ, ਮਾਇਆ। “ਜੜੀ ਭਾਵ ਖਰਚੀ ਹੈ। 

ਜੇ ਕਰਿ ਥੀ ਦਿਲ ਸਾਚ ॥੨੦॥ 

ਢਾਈ ਦਿਨ ਕਾ ਝੂਫੜਾ, 





ਨ. ਇਮ ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੋਲਯੋ ਪੀਰ ਅਸਾਰ'। 
ਜਿਨੀ ਚੱਲਣ ਜਾਣਿਆ, 

ਸੇ ਕਿਓਂ ਕਰਨ ਬਿਥਾਰ' ॥੨੧॥ 
ਇਕਠੇ ਭਏ ਫਕੀਰ। 
ਖਵਾਜੇ ਮੋਮਨ ਦੀਨ ਕੇ, 

ਚੇਲੇ ਨੇਕ ਜ਼ਮੀਰ ॥ ੨੨॥ 
ਕੈਸੇ ਰਹੇ ਫਕੀਰ ਜਗ, 

ਭੇਖਿ ਫਕੀਰੀ ਧਾਰਿ। 
ਯਹਿਸ੍ਰਾਲ ਸੁਨਿ ਉਨੀ ਕਾ, 
ਸਤਿਗੁਰ ਕੀਨ ਉਚਾਰ ॥ ੨੨ ॥ 
ਚੌਪਈ: 

ਪੀਰ ਕੀ ਮਤਿ ਮੁਰੀਦ ਹੂ ਰਹੈ'। 
ਖਫਨੀ, ਟੋਪੀ, ਸੇਲੀ ਗਹੈ। 

ਯਹਿ ਥਾਨ ਮੁਰਦੇ ਕਾ ਮਾਨੈਂ। 

ਸਬ ਤੈ ਨੀਚ ਆਪ ਕੋ ਜਾਨੈ ॥੨੪॥ 
ਬਹਤਿ ਦਰਿਆਉ ਕਹੇ ਬਰੇਤੀ'। 


ਹਰਖ ਸੋਗ ਕਿਹ ਕਰੇ ਨ ਹੇਤੀ'। 

ਸੂਨ ਨਗਰ ਮਹਿ ਕਰੈ ਅਹਾਰਾ'। 

ਤਜਿ ਕੁਟੰਬ' ਹੂ ਰਹੈ ਸੁਖਾਰਾ ॥ ੨੫॥ 
ਜੀਵਤ ਮਰੈ ਜਾਗਤ ਹੀ ਸੋਵੈ। 

ਸਫਨ ਸਫਾ ਸਬਿ ਖਾਲਕ ਜੋਵੈ'। 


ਸ਼ਾਦੀ ਗਮੀ ਨ ਗੁੱਸਾ ਮਾਨੈ। 
ਪੈਗੰਬਰ ਕੋ ਨਿਜ ਸਮ ਜਾਨੈ ॥੨੬॥ 
ਕੰਚਨ ਖਾਕ' ਰੁ ਹੱਕ ਹਲਾਲੋ”। 


ਆਈ ਤਲਬ ਨ ਫੇਰੇ ਤਲੋ”। 


ਗਗਨ ਮੰਡਲ ਮਹਿ ਆਸਣ ਲਾਵੈ'। 


'ਪੀਰ ਨੇ ਝੂਠ ਬੋਲਿਆ ਹੈ। 


'ਵਿਸਥਾਰ। 


ਪੀਰ ਦੀ ਮੱਤ ਮੁਰੀਦਾਂ ਵਰਗੀ ਹੋ ਰਹੇ। 


'ਵਗਦੇ ਦਰਿਆ ਨੂੰ ਬਰੇਤੀ ਕਹੇ ਭਾਵ ਉੱਚ ਅਵਸਥਾ ਵਿੱਚ 
ਰਹੇ। 

ੋਹ। 

'ਅਫੁਰ ਅਵਸਥਾ ਰੂਪ ਸ਼ਹਿਰ ਵਿੱਚ (ਨਾਮ ਦਾ) ਭੋਜਨ ਛਕੇ। 


'ਮੋਹ ਦੇ ਪ੍ਰਵਾਰ ਭਾਵ ਆਸੁਰੀ ਸੰਪਦਾ ਨੂੰ। 


'ਸਾਰੇ ਸੰਸਾਰ ਵਿੱਚ ਵਾਹਿਗੁਰੂ ਨੂੰ _ਵੇਖੇ। _(ਸਫ਼ਨ 
ਸਫ਼ਾ=ਸ਼ਤਰੰਜ, ਚੌਪੜ ਆਦਿ ਬਾਜ਼ੀ ਖੇਲਣ ਦਾ ਬਸਤ੍ਰ ਭਾਵ 
ਸੰਸਾਰ।] 


ਸੋਨੇ ਤੇ ਮਿੱਟੀ ਨੂੰ (ਇਕੋ ਜਿਹਾ ਸਮਝੇ)। ਅਤੇ ਸੱਚ ਧਰਮ 
ਦੀ (ਕਮਾਈ ਕਰੇ)। 

ਸੱਦਾ ਔਣ ਤੇ ਹੱਥ ਦੀ ਹਥੇਲੀ ਨ ਫੇਰੇ ਭਾਵ ਭਾਣੇ ਵਿੱਚ ਪ੍ਰਸੰਨ 
ਰਹੇ। 

ਅਅਕਾਸ਼ ਵਾਂਗ ਵਿਆਪਕ ਵਾਹਿਗੁਰੂ ਦੇ (ਮੰਡਲ) ਸਰੂਪ ਵਿੱਚ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 210 


ਤਬ ਹੀ ਫੱਕਰ'" ਫਕੀਰੀ ਪਾਵੈ ॥੨੭॥ 


ਯਹਿ ਸੁਨਿ ਉਨਿ ਪਦ ਪੰਕਜ ਚੂੰਸੈ। 
ਗੁਰ ਕੇ ਗਿਰਦ ਔਰ ਪੁਨ ਝੂੰਮੇ। 

ਤਹਿ ਤੈ ਪੁਨ ਗੁਰੁ ਚਲੇ ਅਗਾਰੀ। 

ਦੇਸ ਮਾਲਵਾ ਪਿਖਯੋ ਉਦਾਰੀ ॥ ੨੮ ॥ 
ਮਿਲੇ ਘਨੇ ਕੰਨ ਪਾਟੇ ਜੋਗੀ। 

ਮਦ ਰਸ ਭੋਗੀ' ਬੂੁਹਮ ਬਯੋਗੀ?। 

ਕਰਿ ਆਦੇਸ' ਉਨੈ ਬਚ ਗਾਏ। 

ਮਾਈ ਮੂੰਡੇ' ਫਿਰਤ ਕਿਥਾਏ? ॥ ੨੯ ॥ 


ਜੋਗੀ ਬਨ ਗੋਰਖ ਕਾ ਚੇਲਾ। 

ਦਿਖਰੈ ਹੈਂ ਤੁਹਿ ਅਚਰਜ ਖੇਲਾ। 

ਪੀ ਪਯਾਲਾ ਬਨ ਜਾ ਮਤਵਾਲਾ। 

ਲੈ ਅਨਹਦ ਕਾ ਮੋਦ' ਬਿਸਾਲਾ ॥ ੩੦ ॥ 
ਜਾ ਕਾ ਮਨ ਅਨਹਦ ਮੈ ਲਾਗੈ। 

ਬਿਸ਼ੇ ਬਾਸ਼ਨਾ ਤਾਂ ਕੀ ਭਾਗੈ। 

ਬਿਨ ਹੱਠ ਜੋਗ ਕਿਯੇ ਮਦ ਪਾਨਾ'। 

ਹੋਇ ਨਾ ਅਨਹਦ ਮੈ ਗਲਤਾਨਾ' ॥੩੧॥ 
ਬਿਨ ਅਨਹਦ ਮਨ ਯੋ ਥਿਰ ਕਰਨੋ। 
ਜੈਸ ਪੰਨ ਚਪਲਾ ਕਰ ਫਰਨੋ'। 

ਮਨ ਅਨਹਦ ਮੈਂ ਹੋ ਜਬਿ ਮਸਤ। 

ਭੂਲ ਜਾਤਿ ਜਗਿ ਬਾਤ ਸਮਸਤ ॥ ੨੨ ॥ 
ਮਨ ਬੁਧਿ ਹੈ ਬਿਰ ਯਾ ਬਿਧਿ ਜਬਿ ਹੀ। 
ਹੋਤ ਜੋਤ ਕਾ ਦਰਸ਼ਨ ਤਬਿ ਹੀ। 

ਜਬੈ ਜੋਤ ਕੋ ਜੋਗੀ ਜੋਵੈ। 
ਅਠਿਮਾਦਿਕ ਸਿਧ' ਹਾਜ਼ਰ ਹੋਵੈ ॥ ੩੩ ॥ 
ਬਿਬਿਧ' ਦਿਖਾਇ ਜਗਤ ਕੋ ਸਿੱਧੀ?। 
ਤਿਨ ਤੈ ਲੈ ਮਨ ਭਾਵਤ ਰਿੱਧੀ'। 


ਟਿਕਿਆ ਰਹੇ। 
'ਫ਼ਕੀਰ। “ਏਥੇ ਮੂਲ 'ਚ ਪਾਠ 'ਫਰਕ' ਛਪਿਆ ਹੋਇਆ ਸੀ ਜੋ 
ਅਸ਼ੁੱਧ ਹੈ। ਅਸਾਂ ਸ਼ੁੱਧ ਕਰ ਦਿੱਤਾ ਹੈ। 


'ਸ਼ਰਾਬ ਦਾ ਰਸ ਚੱਖਣ ਵਾਲੇ। “ਵਾਹਿਗੁਰੂ ਤੋਂ ਵਿਛੜੇ ਹੋਏ। 
ਨਮਸਕਾਰ। 

'ਵਿਧਵਾ ਦੇ ਪੁੱਤਰ (ਮਾਈ ਮੂੰਡਾ=ਜਿਸ ਦੀ ਮਾਂ ਦਾ ਸਿਰ 
ਮੁੰਨਿਆ ਹੋਵੇ, ਹਿੰਦੂ ਮਤ ਅਨੁਸਾਰ ਵਿਧਵਾ ਦਾ ਸਿਰ ਮੁੰਨਣਾ 
ਇਕ ਜ਼ਰੂਰੀਰੀਤਿ ਹੈ।) 


'ਲੀਨ। 


'ਜਿਵੇਂ ਹਵਾ ਤੇ ਬਿਜਲੀ ਨੂੰ ਹੱਥ 'ਚ ਫੜਨਾ (ਅਸੰਭਵ) ਹੈ। 


ਦੇਖਦਾ ਹੈ। 

“ਇਕ ਸਿੱਧੀ ਦਾ ਨਾਮ (ਅਕਿਮਾ=ਬਹੁਤ ਛੋਟੇ ਹੋ ਜਾਣਾ।) 
'ਅਨੇਕ ਤਰ੍ਹਾਂ ਦੀਆਂ। “ਕਰਾਮਾਤਾਂ। 

'ਬਿਭੂਤੀ, ਮਾਇਆ। 





214 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋਗੀ ਜੁਗਤਿ ਸੰਗ ਯੌ ਜੀਵੈ। 

ਪਯਾਲਾ ਪ੍ਰੇਮ ਪਦਾਰਥ ਪੀਵੈ ॥ ੩੪ ॥ 

ਮੁਕਤਿ ਭੁਗਤਿ ਯੋ ਮਿਲਤ ਅਪਾਰੀ। 

ਤੁਮ ਭੀ ਮਮ ਮਤਿ ਗਹੋ ਉਦਾਰੀ ॥ ੩੫॥ 

ਦੋਹਰਾ: 

ਯਹਿ ਮਤਿ ਸੁਨਿ ਜੋਗੀਨ ਕਾ 

ਗੁਰੁ ਕਿਯ ਸਬਦ ਉਚਾਰ। 

ਆਸਾ ਸੂਹੀ ਰਾਗਨੀ, 

ਲਿੱਖੇ ਗੁੰਥ ਮਝਾਰ' ॥ ੩੬ ॥ ਸੂ ਗੁਰੂ ਗੁੰਥ ਸਾਹਿਬ ਵਿੱਚ। 

ਚੌਪਈ: 

ਪੁਨਾ ਗੁਰੂ ਜੋ ਬੈਨ ਉਚਾਰੇ। 

ਸੋਉ ਅਰਥ ਤੈ ਲਿਖੈ ਸੁਧਾਰੇ'। ਉਨ੍ਹਾਂ (ਸ਼ਬਦਾਂ) ਦੇ ਅਰਥਾਂ ਤੋਂ ਸੋਧ ਕੇ ਲਿਖਿਆ ਹੈ। 

ਮਨੂਆ ਮੂੰਡੈ ਮੂੰਡ ਮੁਡਾਵੈ'। ਮਨ (ਦੇ ਸੰਕਨਪਾਂ ਰੂਪ ਕੇਸਾਂ ਨੂੰ ਮੰਨਣਾ ਹੀ ਸਿਰ ਮੁਨਾਵੇ। 

ਬਿਨ ਮਨ ਮੂੰਡੇ ਜੁਗਤਿ ਨ ਪਾਵੈ ॥ ੩੭ ॥ 

ਮੂੰਡ' ਕਾਟਿ ਗੁਰੁ ਆਗੇ ਧਰੈ। 'ਹੰਕਾਰ ਰੂਪ ਸਿਰ। 

ਮਨਿ ਮਤਿ ਤਯਾਗ ਗੁਰੂ ਮਤਿ ਧਰੈ। 

ਮੂੰਡ ਮੂੰਡਾਵਨ ਗਹੈ ਗ੍ਰੀਬੀ। 

ਕੋ ਬਿਰਲਾ ਗਤਿ ਲਹੈ ਨਸੀਬੀ' ॥ ੩੮ ॥ 

ਪਾਚੋਂ ਇੰਦੀ ਬਸ ਮੈਂ ਰਾਖੈ। 

ਮਨ ਥਿਰ ਕਰਿ ਬੁਹਮਾ ਨੰਦ ਚਾਖੈ। 

ਦਸਵੇਂ ਦੁਆਰੇ ਤਾਲਾ ਜੜੈ'। 'ਜਿੰਦਾ ਲਾ ਦੇਵੇ ਭਾਵ ਸਾਹਾਂ ਨੂੰ ਦਸਮ ਦੁਆਰ 'ਚ ਟਿਕਾਵੇ। 

ਅਠਸਠ ਹਾਟ' ਵੀਚ ਮਨਿ ਕੜੈ? ॥੩੯॥ %ਦ ਹੱਟਾਂ ਵਾਲੇ ਸ਼ਰੀਰ ਵਿੱਚ। 'ਸੰਨ੍ਹ ਕੇ (ਰੋਕ ਕੇ) ਰੱਖੇ। 

ਰੋਪ ਲੈਪ ਕਾ ਪਯਾਲਾ ਪੀਵੈ'। 'ਵਿਸ਼ੇ ਲੈਪਟ ਹੋਣ ਤੋਂ ਮਨ ਨੂੰ ਰੋਕਣਾ ਹੀ ਪਿਆਲਾ ਪੀਵੇ। 

ਲਗਨ ਲਗਾਇ ਸੁ ਮਗਨ ਰਹੀਵੈ। 

ਰਿਦੇ ਕਮਲ ਕੋ ਅਮਲ ਚਰ੍ਹਾਵੇ'। 'ਨਾਮ ਦੀ ਮਸਤੀ ਚੜ੍ਹਾਵੇ। 

ਜੋਗੀ ਅਜਰ' ਅਮਰ ਪਦ ਪਾਵੇ ॥ ੪੦ ॥ 'ਕੱਟਣ ਤੋਂ ਰਹਿਤ (ਅ) ਬੁਢੇਪੇ ਤੋਂ ਰਹਿਤ। 

ਦੋਹਰਾ: 

ਕਰਮ ਜੋਗ' ਹੱਠ ਜੋਗ? ਪੁਨ, 'ਚਿੱਤ ਦੀ ਸ਼ੁੱਧੀ ਲਈ, ਫਲ ਦੀ ਇੱਛਾ ਤਿਆਗ ਕੇ 
ਪਰਉਪਕਾਰ ਵਾਸਤੇ ਕਰਮਾਂ ਦਾ ਕਰਨਾ। “ਹੱਠ ਨਾਲ ਸਿੱਧ 
ਹੋਣ ਵਾਲਾ ਜੋਗ। ਹਠ ਯੋਗ ਪ੍ਰਦੀਪਕਾ ਵਿੱਚ ਲਿਖਿਆ ਹੈ ਕਿ 
(ਹ) ਸੂਰਜ (ਠ) ਚੰਦ੍ਰਮਾ ਇਨ੍ਹਾਂ ਦੋਹਾਂ ਦਾ ਯੋਗ (ਸਬੰਧ) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 4 


ਕਰਨਾ ਭਾਵ ਇੜਾ ਤੇ ਪਿੰਗਲਾ ਦਾ ਸੁਖਮਨਾ ਨਾਲ ਜੋੜਨਾ ਹਠ 
ਯੋਗ ਹੈ। 

ਗਯਾਨ ਜੋਗ' ਬਡ ਚੀਨ। ਬ੍ਰਹਮ ਗਿਆਨ ਦੁਆਰਾ ਵਾਹਿਗੁਰੂ 'ਚ ਜੁੜਨਾ। 

ਤੁਮ ਸੀਖਯੋ ਇਕ ਮੁਸ਼ਕਲੈ, 

ਹਮ ਤੀਨੋ ਪੁਬੀਨ ॥੪੧॥ 

ਚਿੰਨ੍ਹ ਜੋਗ ਕੇ ਸਾਚ ਮਮ, 

ਤੁਮੂੰ ਧਰੇ ਸਥਿ ਕੂਰ। 

ਮੁੰਦ੍ਹਾ ਗੁਰੁ ਕਾ ਸਬਦ ਮਨਿ, 

ਖਿੰਥਾ ਖਿਮਾ ਹਜੂਰ ॥ ੪੨ ॥ 

ਜਗ ਕੋ ਮਿਥਯਾ ਜਾਨਬੋ, 

ਮੁੰਡ ਮੁੰਡਾਵਨ ਏਹੁ। 

ਸਥਿ ਕੋ ਬੁਹਮਾਤਮ ਪਿਖੋ, 

ਪੰਥ ਬਢਾਵਨਿ ਨੇਹੁ' ॥੪੩॥ (ਵਾਹਿਗੁਰੂ) ਪ੍ਰੇਮ ਹੀ ਪੰਥ ਵਧਾਉਣਾ ਹੈ। 

ਖਾਕ ਪਾਕ' ਹਰਿ ਧਯਾਨ ਕੀ, 'ਹਰੀ ਦੇ ਧਿਆਨ ਦੀ ਪਵਿੱਤ੍ਰ ਸੁਆਹ (ਬਿਭੂਤੀ ਬਣਾਵੇ)। 

ਝੋਲੀ ਪਤੁ ਵੀਚਾਰ”। ਸ਼ਰਧਾ ਦੀ ਝੋਲੀ। “ਵੀਚਾਰ ਦਾ ਭਾਂਡਾ (ਖੱਪਰਰੱਖੇ)। 

ਸੇਲੀ ਸਤ ਸੰਤੋਖ ਕੀ, ਜਤ ਜੰਗੋਟਾ' ਧਾਰ 'ਨੌਗੋਟਾ। 

॥੪੪॥ 

ਮਦ' ਗੁਰੁ ਗਜਾਨ ਧਯਾਨ ਕਾ, 'ਅਮਲ, ਮਸਤੀ। 

ਇਕ ਰਸ ਚਢਯੋ ਰਹਾਇ। 

ਸਿੰਕੀ ਅਨਹਦ ਧੁਨ ਲਗੀ, 

ਡੰਡਾ ਜੁਗਤਿ ਰਖਾਇ ॥ ੪੫॥ 

ਚੌਪਈ: 

ਐਸੀ ਜੁਗਤਿ ਜੋਗ ਹਮ ਪਾਲਾ। 

ਜਾਂ ਤੈ ਪਾਯੋ ਪੰਥ ਨਿਰਾਲਾ। 

ਸਾਧਨ ਕਰਨ ਜੋਗ ਲੌ ਜੇਤੇ। 

ਪਿਛਲੇ ਜੁੱਗਨ ਕੇ ਥੇ ਤੇਤੇ ॥ ੪੬ ॥ 

ਸੋ ਸਬਿ ਹੁਕਮ ਅਕਾਲਹਿ ਪਾਇ। 

ਛੋਰਿ, ਹੋਰ ਮਗ ਲੀਨੋ ਆਇ। 

ਨਾਮ ਜਪਨ ਭਗਤੀ ਹਰਿ ਗਯਾਨਾ। 

ਸੁਖਦ ਸੁਖੈਨ ਸੁਲਭ ਸਦ ਜਾਨਾ ॥੪੭॥ 





216 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾ ਪਰ ਸੰਤਨ ਸੰਗਤਿ ਗਹੈ। 
ਮੁਕਤਿ ਭੁਗਤਿ ਸਬਿ ਕਰ ਤਲ' ਰਹੈ। 
ਢਪਯੋ' ਬੂਰ ਸੈਂ ਜਯੋਂ ਜਲ ਹੋਈ। 
ਗੰਧਲਾ ਚਪਲਾ' ਪੌਨ ਕਰਿ ਸੋਈ ॥੪੮॥ 
ਰਵਿ ਪੁਤਿਬਿੰਥ' ਤਾਸ ਮੈ ਜੋ ਹੈ। 
ਦੀਸਤਿ ਨਹਿ ਵਹਿ ਕਾਹੂ ਕੋ ਹੈ। 
ਪਾਇ ਔਖਦੀ' ਮੈਲ ਨਿਵਾਰੈ। 

ਪੌਨ ਬੰਦ ਕਰ ਬੂਰ ਉਤਾਰੈ ॥ ੪੯ ॥ 
ਫਿਰ ਤਤਕਾਲ ਰਵੀ ਦਰਸੈ ਹੈ'। 
ਅੰਤਹ ਕਰਣ ਮਾਹਿ ਤਜੋਂ ਪੈਹੈ'। 
ਮਲ ਚੰਚਲ ਆਵਰਨ' ਪਛਾਨੋ। 


ਕਰਿ ਨਿਸਕਾਮ ਦੋਖ ਮਲ ਹਾਨੋ' ॥੫੦॥ 


ਆਵਤ ਜਾਤ ਸ੍ਹਾਸ ਮੈਂ ਥਪੈ'। 


ਵਾਹਿਗੁਰੂ ਮਨਿ ਥਿਰ ਕਰਿ ਜਪੈ। 
ਬਿਨ ਹੱਠ ਜੋਗ, ਹੋਇ ਮਨ ਥਿਰ ਯੌ”। 
ਦਰਸ ਜੋਤਿ ਸੁਨਿ ਅਨਹਦ ਫਿਰ ਯੋ' ॥੫੧॥ 


ਬੁੱਹਮ ਗਜਾਨੀ ਗੁਰੂ ਸਰਣਾਈ। 
ਜਾਇ, ਪਾਇ ਉਪਦੇਸ ਕਮਾਈ। 
ਸੁਵਣ ਮੰਨਨ ਨਿਧਯਾਸਨ' ਕਰੈ। 


ਤੱਤਛਿਨ ਦੋਸ਼ ਅਵਰਣ ਸੁ ਟਰੈ ॥੫੨॥ 
ਬ੍ਰਹਮਾਤਮ ਹੂੈ ਗਜਾਨ ਸੱਖਯਾਤਾ। 

ਭਰਮ ਭੇਦ ਅਗਯਾਨ ਬਿਲਾਤ'। 

ਬੁੱਹਮ ਗਜਾਨੀ ਬੁਹਮ ਸਮਾਨਾ। 
ਹੋਵਤਿ, ਭਾਖਯੋ ਬੇਦ ਪੁਰਾਨਾ ॥ ੫੨ ॥ 
ਰਿੱਧਿ ਸਿੱਧਿ ਤਹਿਂ ਹਾਜਰ ਹੋਇ। 

ਪੈ ਨਹਿ ਵਰ ਸਰਾਫ ਦੈ ਸੋਇ। 

ਸਬਿ ਕੋ ਅਪਨਾਰੂਪ ਨਿਹਾਰੋ। 


ਹੱਥ ਦੀ ਤਲੀ 'ਤੇ ਭਾਵ ਪ੍ਰਤੱਖ। 
'ਢੱਕਿਆ। 

'ਚੰਚਲ। 

'ਜੂਰਜ ਦਾ ਅਕਸ। 


'ਦਵਾਈ। 


'ਸੂਰਜ ਦਿਸ ਪੈਂਦਾ ਹੈ। 

ਤਿਵੇਂ ਅੰਤਹ ਕਰਣ ਵਿੱਚ (ਵੀ ਦੋਸ਼) ਪਾਈਦੇ ਹਨ। 

(ਪਾਪਾਂ ਦੀ) ਸੈਲ (ਕਰਕੇ ਮੈਲਾ ਵਾਸ਼ਨਾ ਰੂਪ ਹਵਾ ਨਾਲ) 
ਚੰਚਲ (ਅਤੇ ਅਗਿਆਨ ਦੇ) ਪੜਦੇ (ਨਾਲ ਢੱਕਿਆ ਹੋਇਆ 
ਹੈ)। 

ਓਹ (ਕਰਮ) ਕਰ ਕੇ ਮੈਲ ਆਦਿਕ ਦੋਸ਼ਾਂ ਨੂੰ ਨਾਸ 
ਕਰੋ। 

'ਜੋੜੇ। 


'ਇਸ ਤਰ੍ਹਾਂ ਮਨ ਟਿਕ ਜਾਂਦਾ ਹੈ। 


'ਫੇਰ ਇਸ ਤਰ੍ਹਾਂ ਜੋਤ ਦੇ ਦਰਸ਼ਨ ਕਰਦਾ ਤੇ ਅਨਹਦ (ਸ਼ਬਦ) 
ਸੁਣ ਲੈਂਦਾ ਹੈ। 


'ਬਾਰ ਬਾਰ ਚਿੱਤ ਬ੍ਰਿਤੀ ਨੂੰ ਧਿਆਨ ਵਿੱਚ ਲਾਉਣ ਦੀ 
ਕਿਰਿਆ। 


'ਪ੍ਰਤੱਖ। 
(ਨਾਸ ਹੋ ਜਾਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 217 


ਰਾਗ ਦ੍ਰੈਸ਼ ਨਹਿ ਕਿਸ ਸੋਂ ਧਾਰੋ ॥੫੪॥ 
ਗਯਾਨ ਭਗਤਿ ਬੈਰਾਗ ਦਿਨੋ ਦਿਨ। 
ਬਢਿ ਹੈ, ਜੀਵਨ ਮੁਕਤਿ ਵਹੈ ਗਿਨ। 
ਭਗਤਿ ਗਯਾਨ ਯਹਿ ਮਤ ਅਤਿ ਨੀਕਾ। 
ਕੇਵਲ ਗਯਾਨ ਜੋਗ ਹਠ ਫੀਕਾ ॥੫੫॥ 
ਭਗਤਿ ਗਜਾਨ ਮਗ ਖਗ' ਪਹਚਾਨੋ। 
ਚੀਟੀ ਹਠ ਮਗ ਜੋਗ' ਪਛਾਨੋ। 

ਰਸਤਾ ਗਯਾਨ ਜਾਨਿ ਅਸ੍ਹਾਰੀ। 

ਚਲਨੋ ਪਗ ਮਗ ਜੋਗ ਖਵਾਰੀ' ॥ ੫੬॥ 
ਪੀਆ ਮਹਿਲ ਦੋਨੋਂ ਸਮ ਪੈ ਹੈ!। 


ਗਯਾਨੀ ਜੋਗੀ, ਸੁਤਿ' ਸਬਿ ਕੈ ਹੈਂ। 
ਪਯਾਲਾ ਜੋਊ ਨਾਮ ਰਸ ਪੀਵਤਿ। 

ਉਤਰੈ ਨਸ਼ਾ ਨ, ਖੀਵਾ ਥੀਵਤਿ' ॥੫੭॥ 
ਅਮਲ ਔਰ ਮਦਰਾ ਲੌ ਜੇਤੇ। 

ਉਤਰ ਜਾਤਿ ਪੁਭਾਤ ਸੁ ਤੇਤੇ ॥੫੮॥ 


ਦੋਹਰਾ: 
ਯਹਿ ਮਤ ਗੁਰੁ ਕਾ ਸੁਨਿ ਭਲੇ, 
ਜੋਗੀ ਭਰਥਰਿ ਆਦਿ। 

ਭਏ ਮੋਦ ਪ੍ਰਮੋਦ ਅਤਿ', 
ਤਜਯੋ ਬਾਦ ਬਿਬਾਦ' ॥ ੫੯ ॥ 
ਗੁਰੁ ਰਵਿ ਰਵ ਰਿਸ਼ਮੇ ਸਮੁਖ, 
ਕੁਮਤਿ ਕੁਮਦ ਸੁਕਚਾਤਿ'। 


ਅਮਲ ਰਿਦੇ ਜਨ ਕਮਲ ਜਿਮ, 
ਹੋਇ ਮੋਦ ਬਿਗਸਾਤਿ' ॥੬੦॥ 
ਤਹਿਂ ਤੈ ਚਲਿ ਭਲ ਗੁਰੂ ਪੁਨ, 
ਪਹੁੰਚੇ ਜਬੈ ਉਜੈਨ। 

ਸਪਰਾ ਗੰਗਾ' ਤਟ ਬਿਰੇ?, 
ਲਗੇ ਸਬਦ ਧੁਨਿ ਕੈਨ ॥੬੧॥ 
ਚੌਪਈ: 


ਪੰਛੀ ਦਾ ਰਸਤਾ। 

'ਹਠ ਜੋਗ ਕੀੜੀ ਦਾ ਰਸਤਾ ਹੈ। 

ਜੋਗ ਵਿੱਚ ਪੈਦਲ ਚਲਣ (ਵਾਂਗ) ਖੁਆਰ ਹੋਈਦਾ ਹੈ। 

ਪਤੀ (ਪ੍ਰਮੇਸ਼ਰ) ਦਾ (ਮਹੱਲ) ਸਰੂਪ (ਗਿਆਨੀ ਤੇ ਜੋਗੀ) 
ਦੋਵੇਂ ਇੱਕੋ ਜਿਹਾ ਪਾ ਲੈਂਦੇ ਹਨ। 

'ਵੇਦ। 


ਸਤ ਹੋ ਜਾਂਦਾ ਹੈ। 


'ਬਹੁਤ ਤੋ ਬਹੁਤ ਅਨੰਦ। 
'ਚਰਚਾ ਤੇ ਝਗੜਾ। 


'ਗੁਰੂ ਰੂਪ ਸੂਰਜ ਦੀਆਂ ਬਾਣੀ ਰੂਪ ਕਿਰਨਾਂ ਦੇ ਸਾਹਮਣੇ 


'ਦਾਸਾਂ ਦੇ ਉੱਜਲ ਹਿਰਦੇ ਕਮਲਾਂ ਵਾਂਗ ਖਿੜ ਕੇ ਅਨੰਦ ਹੋਏ। 


ਗਇਕ ਨਦੀ ਦਾ ਨਾਮ। “ਕਿਨਾਰੇ ਬੈਠ ਗਏ। 
ਸ਼ਬਦ ਉਚਾਰਨ ਕਰਨ ਲੱਗੇ। 





218 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਕੈ ਲੋਗ ਦਰਸ ਹਿਤ ਆਏ। 

ਭਏ ਮੋਦ ਪ੍ਰਮੋਦ ਮਹਾਏ। 

ਕੇਚਿਤ ਥੇ ਜੋ ਮਤਸਰ ਪਾਗੇ'। 

ਚਰਚਾ ਪਰਚਾ” ਕਰਿ ਫਿਰ ਭਾਗੇ ॥ ੬੨ ॥ 
ਮਹਾਂ ਕਾਲ ਕਾਲੇਸ਼੍ਹਰ ਨਾਮੂ। 

ਜੋਤੀ ਲਿੰਗ ਪਿਖਜੋ ਸੁਖ ਧਾਮੂੰ'। 

ਪੁਨ ਹਰੱਸਦੀ' ਦੇਵੀ ਹੇਰੀ। 

ਜਾਹਿਂ ਸਾਖਿ' ਇਮ ਸੁਨੀ ਬਡੇਰੀ ॥੬੩॥ 
ਬਿੱਕ੍ਰਮ ਜੀਤ ਭੂਪ ਜੋ ਭਯੋ। 

ਤਿਸ ਨੇ ਇਸ ਕੋ ਪੁਗਟ ਕਯੋ। 

ਬਰ ਮਾਂਗਜੋ ਮੈਂ ਕਬੀ ਨ ਮਰੋਂ। 

ਤਾਂ ਪਰ ਦੇਵੀ ਬਚਨ ਉਚਰੋ ॥ ੬੪ ॥ 
ਇਕ ਸੌ ਬਰਸ ਕਲੀ' ਮਰਯਾਦਾ। 

ਇਸ ਤੈ ਮੈਂ ਨ ਸਕੋਂ ਕਰਿ ਜ਼ਜਾਦਾ। 

ਪੈ ਜਬਿ ਤੁਮ ਸੋ ਬਰਸ ਭੋਗ ਕਰਿ। 

ਨਿਜ ਸਿਰ ਕਾਟ ਚਢੈਹੋ ਮੋ ਪਰ ॥੬੫॥ 
ਤਾਂ ਪਾਛੈ ਸੌ ਬਰਸ ਜਿਆਵੋਂ”। 

ਯਹਿ ਬਰ ਲੈ ਨ੍ਰਿਪ ਹੂ ਮੁਦ ਆਵੋ'। 

ਇਕ ਸੌ ਬਰਸ ਭੋਗ ਰਜਧਾਨੀ'। 


'ਈਰਖਾ 'ਚ ਭਰੇ ਹੋਏ। 
'ਪਰਚਾਵਾ। 


ਸੁਖਾਂ ਦੇ ਘਰ (ਗੁਰਾਂ) ਨੇ ਮਹਾਂਕਾਲ ਕਾਲੇਸੂਰ ਜੋਤੀ ਲਿੰਗ 
ਨਾਮ ਦਾ (ਮੰਦਰ) ਵੇਖਿਆ। 

ਦੇਵੀ ਦਾ ਨਾਮ। 

'ਸਾਖੀ, ਕਹਾਣੀ। 


ਫਿਰ ਨਿਜ ਸਿਰ ਨਿਜ ਕਰ' ਨ੍ਰਿਪ ਗਯਾਨੀ ' 


॥੬੬॥ 

ਕਾਟਿ ਚਢਾਇ ਸ਼ਕਤਿ ਪਰ' ਦੀਓ। 
ਸਤੰ ਜੀਵ' ਬਰ ਲੈ ਫਿਰ ਜੀਓ। 

ਯੌ ਹੀ ਤੀਨ ਬਾਰ ਬਰ ਪਾਯੋ। 

ਬਰਸ ਤੀਨ ਸੌ ਰਾਜ ਕਮਾਯੋ ॥੬੭॥ 
ਕਰਿ ਕਰਿ ਜੰਗ ਘੋਰ ਅਤਿ ਭਾਰੇ। 

ਜੀਤ ਕਰੇ ਬਸ ਸੱਤਰ ਅਪਾਰੇ। 

ਪੱਛਮ ਗਜ਼ਨੀ ਲੌ ਹੈਰਾਤਾ। 

ਪੂਰਬ ਦਿਸ ਅਸਾਮ ਲੌ ਖਯਾਤ' ॥੬੮॥ 
ਦੱਖਨ ਕੰਨਯਾ ਰਾਸ ਕੁਮਾਰੀ'। 


'਼ਹਿਰ। 
ਪ੍ਰਗਟ। 
'ਭਾਰਤ ਦਾ ਦਖਣੀ ਸਿਰੇ ਦਾ ਟਿਕਾਣਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 219 


ਉੱਤਰ ਤਿੱਬਤ ਚੀਨ ਵੀਚਾਰੀ। 

ਇਨ ਚਹੁੰ ਦਿਸ ਅੰਦਰ ਜਗ ਜੇਤਾ। 
ਬਿੱਕਰਮ ਜੀਤ, ਜੀਤ ਲਿਯ ਤੇਤਾ ॥ ੬੯॥ 
ਤਖਤ ਦੇਹਲੀ ਜਾਂ ਦਿਨ ਥਿਰਜੋ'। 

ਸੰਮਤ ਨਿਜ ਚਲਾਇ ਉਨ ਧਰ੍ਯੋ। 

ਇਕ ਸੌ ਪੈਂਤੀ ਬਰਸ ਬਿਤੇ ਜਬਿ। 
ਸਾਲੀ ਬਾਹਨ ਭੂਪ ਭਯੋ ਤਬਿ ॥ ੭੦॥ 
ਨਦੀ ਨਰਬਦਾ ਤਟ' ਠਟਿ” ਜੰਗ। 'ਕਿਨਾਰੇ। “ਕਰਕੇ। 
ਮਾਰਯੋ ਬਿਕਰਮ ਜੀਤ ਨਿਸੰਗ। 

ਕਟ ਕਰਿ ਸੀਸ ਤਾਹਿ ਧਰ ਪਰਯੋ!। 'ਧਰਤੀ ਤੇ (ਸੁੱਟ ਦਿੱਤਾ)। 
ਯਾਂ ਤੇ ਦੇਵੀ ਜਿਯਤ ਨ ਕਰਯੋ ॥ ੭੧॥ 
ਦੋਹਰਾ: 

ਤਾ ਦਿਨ ਸੈ ਸਬਿ ਮੁਲਕ ਕਾ, 

ਸਾਲਿ ਬਾਹਨ ਭੌ ਭੂਪ। 

ਸ਼ਾਕਾ ਨਿਜ' ਤਿਸ ਨੈ ਤਬੈ, 
ਬਿਦਤਾਯੋ ਜਗ ਖੂਪ ॥ ੭੨ ॥ 

ਸਯਾਲ ਕੋਟ ਆਬਾਦ ਕਿਯ, 

ਭਏ ਉੱਭੈ' ਤਿਹ ਪੂਤ। 

ਪੂਰਨ ਭਗਤ ਰਸਾਲੂ ਰਾਜਾ, 

ਜਿਨ ਕੇ ਗੀਤ ਅਨੂਪ ॥ ੭੩ ॥ 
ਮਰਦਾਨੇ ਪੁਤਿ ਗਾਥ ਯਹਿ, 

ਗੁਰ ਉਜੈਨ ਮੈ ਗਾਇ। 

ਓਅੰਕਾਰ' ਇੰਦੌਰ ਢਿਗ, 

ਤੀਰ ਨਰਬਦਾ ਜਾਇ ॥ ੭੪॥ 
ਪਾਂਡਯੋ ਕੋ ਉਪਦੇਸ਼ ਕਿਯ, 

ਬਾਨੀ ਓਅੰਕਾਰ। 

ਜੋ ਸ੍ਰੀ ਗੁਰੂ ਗ੍ਰੰਥ ਮੈਂ, 
ਲਿਖੀ ਆਹਿ ਸੁਖਕਾਰ ॥ ੭੫॥ 

ਬਾਲ ਘਾਟ ਲਖ' ਨਰਬਦਾ, 

ਕੋਹ ਕਾਮਠੀ' ਪੇਖ। 





220 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਨੰਤ ਮਲ ਪੁਰ ਮੈਂ ਗਏ, 

ਆਏ ਲੋਗ ਬਿਸੇਖ' ॥ ੭੬॥ 

ਚੌਪਈ: 

ਸਯਾਮ ਤਿਲਕ ਕੌਡੀ ਬਹੁ ਪਹਿਰੀ। 

ਜਟਾ ਮੁਕਟ ਗਰ ਗੁੰਜਾਂ ਗਹਿਰੀ'। 'ਗਲ ਵਿੱਚ ਬਹੁਤੀਆਂਰੱਤੀਆਂ (ਲਾਲੜੀਆਂ ਪਹਿਨੀਆਂ 
ਹੋਈਆਂ ਹਨ)। 

ਬੂਝਯੋ ਗੁਰੁ ਤੁਮਾਰ ਮਤ ਕੋ ਹੈ। 

ਲਗੇ ਸੁਨਾਵਨ ਯਾ ਬਿਧਿ ਸੋ ਹੈ ॥ ੭੭॥ 

ਮੱਲ ਅਸੁਰ ਨਾਸਕ ਮੱਲਾਰੀ'। ਮੱਲ ਨਾਮ ਦੇ ਦੈਂਤ ਨੂੰ ਨਾਸ ਕਰਨ ਵਾਲੇ (ਮੱਲਾਰੀ) ਭੈਰਉਂ। 

ਧਰਯੋ ਰੂਪ ਹਰਿ ਜੋ ਸੁਖਕਾਰੀ। 

ਸੋ ਸੂਰੂਪ ਹਮ ਨਿਸਦਿਨ ਧਯਾਵੈਂ। 

ਬਾਹਨ ਸ੍ਹਾਨ' ਜਾਂਹਿ ਸੂਤਿ ਗਾਵੈਂ ॥ ੭੮॥ (ਜਿਸ ਦੀ) ਸਵਾਰੀ ਕੁੱਤਾ ਹੈ। 

ਭੈਰਵ ਮਹਾਂਦੇਵ ਜਗ ਕਰਤਾ। 

ਨਾਚਹਿਂ ਤਿਸ ਅਗੇ ਮੁਦ ਧਰਤਾ'। ਜਗਤ ਦੇ ਕਰਤਾ ਮਹਾਂਦੇਵ (ਸ਼ਿਵ ਜੀ ਦੇ ਅਵਤਾਰ) ਭੈਰਉ 


ਅੱਗੇ (ਅਸੀਂ) ਅਨੰਦ ਧਾਰ ਕੇ ਨਜਦੇ ਹਾਂ। 
ਯਹਿ ਸੁਨਿ ਪੁਨ ਸਾਚੇ ਗੁਰੁ ਬੋਲੇ। 


ਹਲਤ ਪਲਤ ਮੈਂ ਸੁਖਦ ਅਮੋਲੇ ॥ ੭੯ ॥ 

ਅਹੋ ਮੂਢ ਤੁਮ ਊਖਰ ਬਾਹੋ'। 'ਕੱਲਰ (ਦਾ ਖੇਤ) ਵਾਹੁੰਦੇ ਹੋ। 
ਇਰਡ ਸੇਵਿ' ਫਲ ਆਂਬ ਸੁ ਚਾਹੋ। 'ਚਿੰਡ ਦੀ ਸੇਵਾ ਕਰਕੇ। 

ਏਕ ਅਨਾਦਿ ਬ੍ਰਹਮ ਸੁਖ ਸਾਗਰ। 

ਹਰ" ਹਰਿ? ਬਿਧਿ” ਤਿਹ' ਰਚੇ ਉਜਾਗਰ” 'ਵਿਸਨੂੰ। “ਸ਼ਿਵ। 'ਬ੍ਰਹਮਾ। "ਪੁਗਟ। 


॥੮੦॥ 

ਭੈਰਵਾਦਿ ਗਨ' ਸਬਿ ਸ਼ਿਵ ਸੈਨਾ। '(ਸ਼ਿਵ ਦੇ) ਦਾਸ। 
ਸੇਵੇ ਇਨਿ ਕਲਯਾਨ ਕੁਛ ਹੈ ਨਾ। 

ਪੁਨ ਸੇਵਕ ਉਨ ਕਾ ਹੂ ਜੋਈ। 

ਭੈਰਵ ਰੂਪ ਅੰਤ ਮਰ ਹੋਈ ॥੮੧॥ 

ਕੈ ਸ੍ਹਾਨ ਹੂ ਹੈ ਸੂਤਿ ਗਾਯੋ। 

ਬਡੋ ਲਾਭ ਨਰ ਸ੍ਹਾਨ ਬਨਾਯੋ'। 

ਯਹਿ ਸੁਨਿ ਵਹਿ ਸਤਿਗੁਰੁ ਪਗ ਪਰੇ। 

ਸਤਿਨਾਮੁ ਦੈ ਸਿੱਖ ਸੁ ਕਰੇ ॥੮੨॥ 

ਸਤਿ ਚਿਤ ਆਨਦ ਜੋ ਪ੍ੁਮਾਤਮ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 221 


ਤਾਹਿਂ ਭਜੋ ਤੁਮ ਲਖਿ ਨਿਜ ਆਤਮਾ!। 

ਮਾਨ ਬੈਨ ਵਹਿ ਐਨ' ਸਿਧਾਰੇ। 

ਸਤਿਗੁਰੁ ਤਹਿੰ ਤੈ ਅਗਰ ਪਧਾਰੇ ॥੮੨॥ 

ਮਧੁਰ ਨਾਮ ਪੁਰ ਪਹੁੰਚੇ ਜਾਏ। 

ਕ੍ਰਿਸ਼ਨਾ ਨਦੀ ਸੁ ਤੀਰ ਬਿਰਾਏ। 

ਬਿਸਵਕ ਸੈਨ ਦੇਵ' ਕਾ ਮੰਦੂ। 'ਜਿਸ ਦੀ ਸੈਨਾ ਪਵਿੱਤ੍ਰ ਹੋਵੇ, ਵਿਸ਼ਨੂੰ। (ਅ) ਪੁਰਾਣਾਂ 
ਅਨੁਸਾਰ ਤੇਰਵਾਂ ਮੰਨੂੰ। 


ਪਿਖਾ ਬਿਸਾਲ ਬਿਪਲ' ਬਡ ਸੁੰਦੂ ॥੮੪॥ 'ਬਹੁਤ ਵਿਸਥਾਰ ਸਹਿਤ। 


'ਪੀਲੇ। 


ਬਾਂਛਤਿ ਫਲ ਸਬਿ ਇਸ ਤੇ ਲੇਵੈਂ ॥੮੫॥ 
ਤਾਸ ਭਗਤ ਸਬਿ ਬਿਨ ਸੰਦੇਹਾ। 
ਪੈ ਹੈ ਬਿਸ਼ਨ ਲੋਕ ਤਜਿ ਦੇਹਾ। 


੫ 


ਗੁਰੂ ਕਹਯੋ ਤੁਮ ਸੀਂਚਤਿ ਸਾਖਾ'। 
ਜਾਂ ਤੇ ਨਹਿੰ ਪੂਜੈ ਅਭਿਲਾਖਾ ॥੮੬॥ 


ਐਸੇ ਦਾਸ ਬਿਸ਼ਨ ਕੇ ਕੇਤੇ। 

ਹੈਂ, ਤਾਰਹਿਂ ਕਿਆ ਤੁਮ ਕੌ ਤੇਤੇ। 

ਤਾਂ ਤੇ ਹਰਿ ਭਗਤੀ ਉਰ ਧਰੋਂ। 

ਹੈ ਨਿਸਕਾਮ ਤੁ ਭਵਨਿਧ ਤਰੋ ॥੮੭॥ 
ਯਹਿ ਉਪਦੇਸ਼ ਮਾਨ ਵਹਿ ਗਏ। 
ਮਨਮਥ' ਕੇ ਸੇਵਕ ਪੁਨ ਅਏ ॥੮੮॥ 
ਦੋਹਰਾ: 


ਸੇਵਕ ਲਖਿ ਸੁਖਕਾਰ ॥ ੮੯ ॥ 
ਚੌਪਈ: 

ਪੰਚ ਬਾਣ ਪੁਸ਼ਪਨ ਕੇ! ਲੀਏ। 
ਜੀਵ ਚਰਾਚਰ' ਜਿਹ' ਬਸ ਕੀਏ। 
ਰਤਿ' ਅਤਿ ਸੁੰਦੁ ਤਿਯ ਸੰਗ ਸੋਹੈ। 





920 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨਮਥ ਪੁਭੁ ਸਭਿ ਜਗ ਕੌ ਮੋਹੈ ॥੯੦॥ 
ਕ੍ਰਿਪਾ ਦ੍ਰਿਸਟ ਜਾਂ ਪਰ ਤਿਹ ਹੋਈ। 

ਮੋਦ ਪ੍ਰਮੋਦ ਲਹੈ ਜਨ ਸੋਈ। 

ਪੰਚ ਬਾਣ ਕੇ ਧਰਿ ਤਨ ਅੰਕਾ'। 

ਜੀਅਤ ਮੁਕਤਿ ਹਮ ਫਿਰਹਿ ਨਿਸੰਕਾ ॥੯੧॥ 
ਤਬਿ ਗੁਰੁ ਕਹਯੋ ਨਾ ਮਤ ਸੁਠ ਥਾਰੋ। 
ਲਾਡੂ ਬੂਰ' ਮੂਰ” ਨਿਰਧਾਰੋ। 

ਬੇਦ ਅਮੂਲਕ' ਰਿਖੀਅਨ ਨਿੰਦਜੋ। 

ਨਾਮ ਲੇਤਿ ਜਹਿਂ ਹੂੰ ਸ਼ਰਮਿੰਦਜੋ ॥੯੨॥ 
ਪਾਰਬੂਹਮ ਹੈ ਸਥਿ ਜਗਿ ਕਰਤਾ। 
ਬਿਧਿ ਹਰਿ ਹਰ ਰਚਿ ਪਾਲ ਸੰਹਰਤਾ'। 
ਬਿਸ਼ਨ ਪੁੱਤ ਮਨਮਥ ਹੈ ਗਾਯੋ। 

ਸੋ ਕਿਮ ਈਸੂਰ ਤੁਮੈ ਬਤਾਯੋ ॥੯੨॥ 
ਜਿਹ ਸਿਮੁਤਿ' ਕਰਿ ਨਾਰੀ ਸੰਗਾ। 
ਹੋਤਿ ਗਸਾਨ ਗੁਨ ਸਕਲ ਬਿਭੰਗਾ'। 
ਆਸੁਰ ਸੰਪਤਿ ਮੈਂ ਬਖਯਾਤਾ!। 

ਸੋ ਕਿਮ ਹੋਇ ਮੁਕਤਿ ਕਾ ਦਾਤਾ ॥੯੪॥ 
ਦੋਹਰਾ: 

ਮਾਨਿ ਬੈਨ ਉਪਦੇਸ਼ ਗਹਿ, 
ਚਿੰਨਯ ਕਾਂਮ ਕੇ ਛੋਰਿ। 

ਗਏ ਬੰਦਿ ਗੁਰੁ ਪਗ ਵਹੈ, 
ਚਾਲੇ ਗੁਰੂ ਬਹੋਰ' ॥ ੯੫॥ 

ਚੌਪਈ: 

ਮਾਂਗਧ ਪੁਰ ਪਹੁੰਚੇ ਜਬ ਜਾਈ। 

ਮਿਲੇ ਕੁਬੇਰ ਉਪਾਸ਼ਕ ਆਈ। 

ਨਵ ਨਿਧਿ ਹੇਮ ਪਾਦ' ਚਿੰਨ ਧਰੇ। 

ਨਿਜ ਮਤ ਕੇ ਯੋਂ ਬੈਨ ਉਚਰੇ ॥ ੯੬॥ 
ਹੈ ਕੁਬੇਰ ਹਰਿ ਕੇਰ ਭੰਡਾਰੀ। 

ਮਾਯਾ ਹਾਥ ਵੀਚ ਤਿਹ ਸਾਰੀ। 

ਨਵਿ ਨਿਧ ਕੇ ਪੁਭੁ' ਧਨਦ? ਕਹਾਵੈਂ। 


'ਸ਼ਰੀਰ ਉਪਰ ਕਾਮ ਦੇ ਚਿੰਨ੍ਹ ਲਾ ਕੇ। 


'ਬੂਰ ਦੇ ਲੱਡੂ। “ਮੁੱਢੋਂ ਹੀ। 
'ਵੇਦਾਂ ਦੇ ਵਿਰੁੱਧ ਹੈ। 


'ਨਾਸ ਕਰ ਦੇਂਦਾ ਹੈ। 


'ਸੋਨੇ ਦੇ ਪੈਰਾਂ ਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 223 


ਤਾਸ ਭਗਤ ਨਿਤ ਪਤਿ ਸੁਖ ਪਾਵੈਂ ॥੯੭॥ 
ਬਿਨ ਧਨ ਧਰਮ ਹੋਤਿ ਨਹਿ ਕੋਈ। 

ਧਰਮ ਤੈ ਮੁਕਤਿ ਭੁਗਤਿ ਸਬਿ ਹੋਈ। 

ਹਰੀ ਹਰ ਬਿਧਿ ਸੁਰੇਸ ਲੌ' ਜੇ ਹੈਂ। 

ਨਿਜ ਹਿਤ ਧਨ ਕੁਬੇਰ ਤੈ ਲੇ ਹੈਂ ॥੯੮॥ 
ਦਾਸੀ ਘਨੀ ਜੱਖਣੀ' ਜਾਂ ਕੀ। 


ਸੁਰ ਸੁੰਦੀ ਆਦਿ ਨਾਮ ਬਹੁ ਬਾਂਕੀ'। 
ਜੋ ਜਨ ਤਾਂ ਕੀ ਕਰਿ ਹੈ ਸੇਵਾ। 
ਪੈ ਹੈ ਭੋਗ ਮੋਖ ਸੁਖ ਮੇਵਾ ॥੯੯॥ 
ਤਾਂ ਤੇ ਜੇ ਤੁਮ ਭੀ ਸਬਿ ਚਹੋਂ। 


ਤਾਸ' ਅਨਯਨ ਭਗਿਤ? ਉਰਿ ਗਹੋਂ। 


ਗੁਰੁ ਕਹਯੋ ਤੁਮਰਾ ਮਤ ਕੂਰਾ। 
ਸੇਵਨ' ਸੇਮਲ ਤਰੁਰਾਹੂਰਾ” ॥ ੧੦੦॥ 


ਧਨ ਸ੍ਹਾਮੀ ਕੁਬੇਰ ਕਿ ਨ ਹੋਈ'। 

ਧਨ ਤੈ ਤ੍ਰਿਪਤਿ ਹੋਤ ਨਹਿ ਕੋਈ। 

ਜਿਮ ਜਿਮ ਲਾਭ ਤ੍ਰਿਸਨ ਤਿਮ ਬਾਢੈ। 

ਸੰਸੈ ਬੰਧਨ ਹੋਵਤਿ ਗਾਢੈ ॥੧੦੧॥ 
ਮੁਕਤਿ ਬਿਚਾਰ ਦੂਰ ਕਿਤ ਰਹਿਹੀ। 

ਤਾਂ ਤੇ ਤਯਾਗ ਸਦਾ ਸੂਤਿ ਕਹਿਹੀ। 

ਭੋਰ' ਜੱਖਣੀ ਸੇਵਨ ਜੋਈ। 

ਅਤਿ ਕਚੀਲ' ਮਤ ਮੰਦ ਹੈ ਸੋਈ ॥ ੧੦੨॥ 
ਤਾਂ ਤੇ ਸਤਿਗੁਰ ਸਰਣ ਸਿਧਾਈ”। 


'ਵਿਸ਼ਨੂੰ, ਸ਼ਿਵ, ਬ੍ਰਹਮਾ ਤੇ ਇੰਦੂ ਤੱਕ। 


'ਜੱਛਾਂ ਦੀਆਂ ਇਸਤ੍ਰੀਆਂ। (ਜੱਛ=ਕੁਬੇਰ ਦੀ ਸੇਵਾ ਵਿੱਚ 
ਰਹਿਣ ਵਾਲੀ ਦੇਵਤਿਆਂ ਦੀ ਇਕ ਜਾਤੀ।) 
'ਬਹੁਤ ਸੁੰਦਰ। 


'ਤਿਸ __ (ਕੁਬੇਰ) __ਦੀ। 3ਅਨੰਨਿ-ਭਗਤੀ। 
(ਅਨੰਨਿ=ਅਨੈ=ਹੋਰ ਨਾਲਨਿ=ਨ ਸਬੰਧਰੱਖਣ ਵਾਲਾ। ਇਕ 
ਦਾ ਉਪਾਸ਼ਕ।) 


ਮੰਨਣਾ। “ਸਿੰਬਲ ਤੇਰਹੂੜੇ ਦੇ ਦਰੱਖ਼ਤ (ਵਾਂਗ ਨਿਸਫਲ ਹੈ)। 
(ਰਹੂੜਾ=ਇਕ ਫਲਹੀਨ ਦਰੱਖ਼ਤ)। 
'ਕਿਉਂ ਨ ਹੋ ਜਾਵੇ। 


'ਬਹੁਤ ਥੋੜਾ ਜਿਹਾ ਵੀ। 

'ਬਹੁਤ ਅਪਵਿੱਤਰ। 

(ਜੋ) ਗਏ ਹਨ। “ਇਥੇ ਅੰਕ ਨੰ: ੧੦੩ ਦੀ ਦੂਜੀ ਤੁਕ 
'ਜਨਮ ਮਰਣ ਕੀ ਕਾਣ ਚੁਕਾਈ' ਤੋਂ ਇਸੇ ਹੀ ਬਿਸ੍ਰਾਮ ਦੇ ਅੰਕ 
ਨੰ: ੧੪੧ ਦੀ ਚੌਥੀ ਤੁਕ 'ਅਸੁਰ ਦੇਵ ਗਣ ਭੂਚਰ ਸਰਬਾਇਨ' 
ਤੱਕ ਦੀ ਰਚਨਾ ਆਖੇਪਕਾਰ ਘਸੀਟਾ ਸਿੰਘ ਕਵੀਸ਼ਰ ਲਾਹੌਰ 
ਦੀ ਹੈ ਜੋ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ ੧੦੧ ਤੋਂ 
੧੦੪ ਤੱਕ ਛਪੀ ਹੋਈ ਹੈ। ਹੇਠ ਲਿਖੇ ਕਾਰਨਾਂ ਕਰਕੇ 
ਆਖੇਪਕਾਰ ਦੀ ਰਚਨਾ ਸਿੱਧ ਹੁੰਦੀ ਹੈ। ਅਸਲ ਰਚਨਾ ਦੇ 
ਪੰਨਾ ੧੦੦ ਦੇ ਅੰਤ ਤੱਕ ੯੭ ਨੰ: ਚੌਪਈ ਚਲ ਰਹੀ ਹੈ ਪਰ 





224 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੦੧ ਪੰਨੇ ਤੇ ਆਖੇਪਕਾਰ ਨੇ ਅੰਕ ਨੰ: ੩ ਲਾਇਆ ਹੈ। ਫਿਰ 
੧੦੪ ਪੰਨੇ ਦੇ ਅਖੀਰ ੨੫ ਨੰ: ਚੌਪਈ ਚਲ ਰਹੀ ਹੈ ਪਰ 
੧੦੫ ਪੰਨੇ ਤੇ ਕਵੀ ਜੀ ਦੀ ਅਸਲ ਰਚਨਾ ਦਾ ਅੰਕ ਨੰ: ੧੧੦ 
ਹੈ ਭਾਵ ਇਹ ਕਿ ਅਸਲ ਰਚਨਾ ਦੇ ਇਨ੍ਹਾਂ ਚੌਂਹ ਸਫ਼ਿਆਂ ਵਿੱਚ 
ਕਵੀ ਜੀ ਨੇ ੧੩ ਅੰਕ ਨੰ: ਬਦਲੇ ਸਨ। ਪਰ ਆਖੇਪਕਾਰ ਨੇ 
੨੩ ਅੰਕ ਨੰ: ਲਿਖੇ ਹਨ। ਬਾਕੀ ਕਾਰਨ ਉਹੀ ਹੀ ਹੈ ਜੋ ਪਿੱਛੇ 
ਆਈ ਆਖੇਪ ਰਚਨਾ ਦੇ ਹਨ। ਵਿਸਥਾਰ ਲਈ ਦੇਖੋ 
ਪੂਰਬਾਰਧ ਬਿਸ੍ਹਾਮ ਨੰ: ੭ ਦੇ ਅੰਕ ਨੰ: ੯੪ ਦੀ " ਨਿਸ਼ਾਨ 
ਹੇਠਲੀ ਪੈਰ ਟੂਕ। 

ਜਨਮ ਮਰਣ ਕੀ ਕਾਣ ਚੁਕਾਈ। 

ਆਗੇ ਚਲੇ ਸ੍ਰੀ ਗੁਰ ਨਾਥਾ। 

ਨਿਜਿ ਦਾਸਨ ਕੋ ਕਰਤਿ ਸਨਾਥਾ' ॥੧੦੩॥ __'ਸਫਲ। 

ਭਰਥਰਿ ਸਿਧਿ ਬੈਠੋ ਮਗ ਮਾਹੀ'। 'ਰਸਤੇ 'ਚ ਬੈਠ ਰਿਹਾ ਸੀ। 

ਪਹੁੰਚੇ ਸੀ ਨਾਨਕ ਗਤਿ ਦਾਈ। 

ਤੀਆਰਾਜ ਔਰ ਨਿਿਪ ਜੇਤੇ। 

ਮਾਨਤਿ ਗੁਰੁ ਸਮ ਸਗਲੇ ਤੇਤੇ ॥ ੧੦੪॥ 

ਕਰਿ ਬਿਸਰਾਮ ਸੀ ਗੁਰੁ ਤਾਹੀਂ। 

ਮਰਦਾਨਾ ਬਾਲਾ ਤਿਹਿਂ ਠਾਈਂ। 

ਸੋ ਅਹਾਰ ਹਿਤ ਬਨ ਮੈ ਗਯੋ। 

ਆਇ ਧਾਮ ਗੁਰੁ ਦਰਸਨ ਲਯੋ ॥ ੧੦੫॥ 

ਕਰਿ ਆਦੇਸ' ਪਗ ਬੰਦਨ ਕੀਨੀ। 

ਅਪੁਨੀ ਭਗਤਿ ਸਫਲ ਮਨਿ ਚੀਨੀ। 

ਦੇਖ ਕ੍ਰਾਂਤਿ' ਮੁਖ ਬਚਨ ਅਲਾਵਾ। 

ਕੌਨ ਨਾਮ ਤੁਮ ਕਤ ਤੇ ਆਵਾ ॥ ੧੦੬॥ 

ਤਬਿ ਬਾਲੇ ਸੁਨਿ ਬਾਕ ਉਚਾਰਾ। 

ਮੁਲਕ ਪੰਜਾਬ ਸੁ ਦੇਸ ਹਮਾਰਾ। 

ਸੀ ਗੁਰੂ ਨਾਨਕ ਬੇਦੀ ਜਾਨੋ। 

ਪਤਿਤ ਉਧਾਰਨ ਗਮਨ ਸੁ ਠਾਨੋ ॥੧੦੭॥ 

ਹਮ ਸੇਵਕ ਸੰਗਿ ਸਦਾ ਰਹਾਈ। 

ਮੁਕਤਿ ਆਪਨੀ ਕੋ ਚਿਤਿ ਚਾਈ'। 

ਭਰਥਰਿ ਸੁਨਿ ਮਨਿ ਭਯੋ ਅਨੰਦਾ। 

ਪ੍ਰਭੂ ਮਿਲੇ ਮਾਨੋਂ ਸੁਖ ਕੰਦਾ ॥।੧੦੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 205 


ਪਰਸੇ ਚਰਨ ਜੁਗਲ ਕਰ ਜੋਰੇ'। 
ਬਿਭੋਂ ਭਾਗ' ਪੁਭ ਦਰਸ਼ਨ ਤੋਰੇ। 
ਬਹੁਤ ਕਾਲ ਪੁਤੀਖਤ' ਰਹਿਓ। 


ਸਭਿ ਸਾਧਨ ਕਾ ਅਬਿ ਫਲ ਲਹਿਓ ॥੧੦੯॥ 


ਬੈਠਿਓ ਜਬੈ ਸਮੀਪ ਗੁਸਾਈਂ। 
ਸੀ ਮੁਖ ਸੇਂ ਗੁਰ ਗਿਰਾ ਅਲਾਈ। 
ਕਬ ਸੇਂ ਤੁਮ ਹਮ ਕੋ ਪਹਿਚਾਨਤਿ। 


ਕੌਨ ਕਾਮ ਤੁਮ ਹਮ ਸੰਗਿ ਠਾਨਤਿ' ॥ ੧੧੦॥ 


ਸੁਨੋ ਪ੍ਰਭੂ ਹਮ ਕਹਿਜੋਂ ਸੁਨਾਇ। 
ਏਕ ਦਿਵਸ ਮੁਨਿ ਨਾਰਦ ਆਇ। 
ਮਿਲਯੋ ਹਮੈ ਪੇਮ ਰੰਗ ਭੀਨਾ। 


ਭਗਤਿ ਪਰਾਇਨ' ਕਰ ਮੈ ਬੀਨਾ” ॥ ੧੧੧॥ 


ਕਰਿ ਡੰਭੌਤ ਪੁਕਰਮਾ ਕਰੀ। 

ਕਛੁ ਪੂਛਨ ਕੀ ਮਨਸਾ ਧਰੀ। 

ਦੇਵ ਰਿਖੀ' ਤਬਿ ਬਚਨ ਉਚਾਰਾ। 

ਸਤਿ ਮਾਨੀਜੋਂ ਬਾਕ ਹਮਾਰਾ ॥ ੧੧੨॥ 
ਜੋ ਕਛੁ ਪੂਛਨ ਇੱਛਾ ਥਾਰੋ'। 

ਅਬਿ ਕਿਛੁ ਕਾਲ ਧੀਰ ਮਨਿ ਧਾਰੋ। 
ਤਲਵੰਡੀ ਬੇਦੀ ਕੁਲ ਮਾਹੀਂ। 

ਭੇ ਅਵਿਤਾਰ ਜਗਤ ਗੁਰੁ ਤਾਹੀਂ ॥ ੧੧੩॥ 
ਸੀ ਨਾਨਕ ਗੁਰੁ ਨਾਮ ਧਰਾਯੋ। 

ਮਤ ਪਾਖੰਡੀ ਸਕਲ ਦੁਰਾਯੋ'। 

ਸਤਿ ਨਾਮੁ ਸਿਮਰਨ ਉਪਦੇਸੂ। 

ਸਤਿ ਸਰੂਪੀ' ਮਿਟੈ ਕਲੇਸੂ ॥ ੧੧੪॥ 
ਪ੍ਰਿਥਮ ਮਿਲੈਂ ਤੁਮ ਪੈ ਮਗ ਮਾਹੀਂ। 

ਬੈਠੋ ਆਸਨ ਲਾਇ ਇਹਾਂ ਹੀ" ॥੧੧੫॥ 


ਦੋਨੋ ਹੱਥ ਜੋੜ ਕੇ। 
'ਚੰਗੇ ਭਾਗਾਂ ਨੂੰ। 
'ਉਡੀਕਦਾ। 


'ਆਸਰੇ। “ਹੱਥ 'ਚ ਵੀਣਾ ਸੀ। 


ਛ਼ੁਪ ਗਏ ਹਨ। 
ਸੱਤ ਸਰੂਪ (ਗੁਰਾਂ) ਨਾਲ (ਮਿਲ ਕੇ)। 


'ਇਸੇ ਥਾਂ। “ਏਥੇ ਮੂਲ 'ਚ ਪਾਠ 'ਕਦਾਈ' ਸੀ ਜਿਸ ਦਾ ਅਰਥ 
ਨਹੀਂ ਸੀ ਬਣਦਾ ਇਸ ਲਈ ਅਸਾਂ ਸੁਧ ਪਾਠ 'ਇਹਾਂ ਹੀ' ਬਣਾ 
ਦਿੱਤਾ ਹੈ ਜੋ ਅੱਗੋਂ ਜਾ ਕੇ ਅੰਕ ਨੰ: ੧੭ ਦੀ ਪਹਿਲੀ ਤੁਕ ਦੇ 
ਪਾਠ 'ਤਾਂ ਦਿਨ ਤੇ ਐਨ ਈਹਾਂ ਰਚ ਕਰਿ ਬੈਠਿਓ' ਤੋਂ ਦਰੁਸਤ 
ਸਾਬਤ ਹੋ ਜਾਂਦਾ ਹੈ। 





226 


ਜਾਇ ਜਾਇ' ਸਭਿ ਧਰਾ ਮੈ, 

ਸਾਗਰ ਪਰਬਤ ਮਾਹਿ। 

ਸੀ ਗੁਰੁ ਗਤਿ ਦੇ ਤਾਹਿ ॥੧੧੬॥ 

ਕਬਿੱਤ: 

ਸੁਨਿ ਮੁਨਿ ਬੈਨ ਚਿਤੁ ਅਤਿ ਹਰਖੈਨ' ਭਯੋ, 
ਤਾਂ ਦਿਨਾਂ ਤੇ ਐਨ' ਈਹਾਰਚ ਕਰਿ ਬੈਠਿਓ। 
ਕੀਨੋ ਮੈ ਬਿਚਾਰ ਮੁਨੀ ਕੀਯੋ ਜੋ ਉਚਾਰ, 
ਕਬਿ ਹੋਇਗੋ ਦਿਦਾਰ ਮਨ ਮੇਰੋ ਹਠ ਐੱਠਿਓ'। 
ਸਾਚੀ ਭਈ ਬਾਨੀ ਰਿਖਦੇਵ ਜੋ ਬਖਾਨੀ, 

ਸੁਨੋ ਗੁਰੁ ਸੁਖਦਾਨੀ ਦੀਜੈ ਸੋਈ ਮਨ ਮੈਂਠਿਓ। 
ਕਹੀ ਗੁਰਦੇਵ ਸੇਵ ਸਫਲ ਤੁਮਾਰੀ ਭਈ, 
ਲੀਜੈ ਪੂਛ ਸੋਈ ਜੋਈ ਚਿੱਤਿ ਹੁਲਸੈਠਿਓ' 
॥੧੧੭॥ 

ਚੌਪਈ: 

ਭਰਥਰਿ ਕਹੀ ਸੁਨੋ ਜਗਦੀਸਾ। 

ਕ੍ਰਿਪਾ ਤੁਮਾਰ ਸਕਲ ਦੁਖ ਖੀਸਾ'। 

ਸਕਲ ਆਉ! ਮੈ ਸਾਧਜੋ ਜੋਗ। 

ਮਨ ਰੋਕਨ ਕਾ ਕੀਨੋਂ ਬੋਧ' ॥ ੧੧੮॥ 

ਮਨ ਨਿਰਮਲ ਜਬ ਹੋਵੈ ਪ੍ਰਾਨੀ। 

ਤਬਿ ਮਿਲ ਹੈ ਪਰ੍ਭ ਸਾਰੰਗ ਪਾਨੀ'। 

ਜਨਮ ਮਰਨ ਕੇ ਸੰਕਟ ਖੋਵੈ। 

ਅਨਦ ਸਰੂਪੀ ਬਿਚਰੈ ਜੋਵੈ' ॥ ੧੧੯॥ 
ਪਿਆਲਾ ਮਦ ਕਾ ਪੀਏਂ'” ਜੁਗੀਸ਼ੁਰ। 

ਤਾੜੀ' ਲਾਵੈਂ ਧਯਾਵੈਂ ਈਸ਼ਰ। 

ਕਵਨ ਭਾਂਤਿ ਕਰਿ ਦ੍ਰਿੜ ਵੈਰਾਗ”। 


ਬਿਨ ਬਿਰਾਗ ਹਰਿ ਪ੍ਰੇਮ ਨ ਲਾਗ ॥ ੧੨੦॥ 
ਯੇਹ ਸੰਸੇ ਮਨ ਮੇਰੇ ਸਤਿਗੁਰੁ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਆਪ) ਜਾ ਜਾ ਕੇ। 


'ਪ੍ਰਸੰਨ। 
'ਘਰ। 


'ਖਿੱਚ ਲਿਆ ਭਾਵ ਭਾਰਾ ਹਨ ਕੀਤਾ। 
'ਜੋ ਮੈਂ ਮਨ 'ਚ ਧਾਰੀ ਹੈ। 


ਚਿੱਤ ਵਿੱਚ ਉਤਸ਼ਾਹ ਧਾਰਿਆ ਹੈ। 


ਨਾਸ ਹੋ ਗਿਆ ਹੈ। 
।ਉਮਰ। 
ਵਿਚਾਰ, ਜਤਨ। 


'ਅਕਾਲ ਪੁਰਖ। 


'ਦੇਖੇ। 

ਪੀਂਦੇ ਹਨ। 

'ਸਮਾਧੀ। 

“ਭਾਵ ਇਹ ਕਿ ਜੋਗੀ ਲੋਕ ਤਾਂ ਸ਼ਰਾਬ ਦਾ ਪਿਆਲਾ ਪੀ ਕੇ 
ਦ੍ਰਿੜ੍ਹ ਕਰ ਲੈਂਦੇ ਹਨ। ਤੁਹਾਡੇ ਮੱਤ ਵਿੱਚ ਕਿਸ ਸਾਧਨ ਨਾਲ 
ਵੈਰਾਗ ਦ੍ਰਿੜ੍ਹ ਕਰਦੇ ਹਨ? 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਰਦ ਸੋਂ ਮੈਂ ਕਹੀ ਬਾਤ ਫੁਰਾ। 

ਸੋ ਕ੍ਰਿਪਾ ਕਰਿ ਸੰਸਾ ਦਹੋ'। 

ਯਾਂ ਤੇ ਪਰਮ ਆਨੰਦ ਮੈਂ ਲਹੋਂ! ॥੧੨੧॥ 

ਗੁਰ ਨਾਨਕ ਤਬਿ ਐਸ ਉਚਾਰਾ। 

ਸੁਨੋ ਭਰਥਰੀ ਵਾਕ ਹਮਾਰਾ। 

ਮਨ ਨਿਰਮਲ ਬਿਨ ਭਗਤਿ ਸੁ ਨਹੀ। 

ਭਗਤਿ ਯੋਗ ਬੇਦੋਂ ਮੈਂ ਕਹੀ ॥ ੧੨੨॥ 

ਜੋ ਜਨ ਭਗਤਿ ਯੋਗ ਦ੍ਰਿੜ ਕਰੈ। 

ਭਵ ਸਾਗਰ ਸੋ ਛਿਨ ਮੈ ਤਰੈ। 

ਸੁਨੋ ਭਰਥਰੀ ਜੁਗਤਿ ਜੋਗ ਕੀ। 

ਨਹਿੰ ਇੱਛਾ ਜਿਨਿ ਬੁਹਮ ਭੋਗ ਕੀ' ॥ ੧੨੩॥ 
ਤਬਿ ਗੁਰ ਨਾਨਕ ਸ਼ਬਦ ਉਚਾਰਾ। 
ਆਸਾਰਾਗ ਮਾਹਿ ਨਿਰਧਾਰਾ। 

ਜੇ ਗਤਿ ਚਾਹਤਿ ਮਨੁਜ' ਬਿਚੱਛਨ”। 

ਧਰਤਿ ਜੋਗ ਕੇ ਸੋ ਅਸ ਲੱਛਨ ॥ ੧੨੪॥ 
ਆਸਾਂ ਮਹਲਾ ੧ ॥ 

ਗੁਰੁ ਕਾ ਸਬਦੁ ਮਨੈ ਮਹਿ ਮੁੰਦਾ, ਖਿੰਥਾ' ਖਿਮਾ 
ਹਢਾਵਉ ॥ 

ਜੋ ਕਿਛੁ ਕਰੈ ਭਲਾ ਕਰਿ ਮਾਨਉ, ਸਹਜ ਜੋਗ 
ਨਿਧਿ ਪਾਵਉ ॥੧॥ 

ਬਾਬਾ ਜੁਗਤਾ ਜੀਉ ਜੁਗਹਿ ਜੁਗ ਜੋਗੀ, ਪਰਮ 
ਤੱਤ ਮਹਿ ਜੋਗੰ' ॥ 

ਕਾਇਆਰਸ ਭੋਗੰ' ॥੧॥ ਰਹਾਉ ॥ 

ਸਿਵ ਨਗਰੀ! ਮਹਿ ਆਸਣਿ ਬੈਸਉ, ਕਲਪ? 
ਤਿਆਗੀ ਬਾਦ ॥ 

ਸਿੰਡੀ ਸਬਦੁ ਸਦਾ ਧੁਨਿ ਸੋਹੈ, ਅਹਿਨਿਸਿ ਪੂਰੈ 
ਨਾਦੰ' ॥੨॥ 

ਪਤੁ ਵੀਚਾਰੁ' ਗਿਆਨ ਮਤਿ ਡੰਡਾ?, ਵਰਤਮਾਨ 


227 


ਹੇ ਬਾਬਾ ! (ਜੋ ਜੀਵ) ਜੁਗਾਂ ਜੁਗਾਂ ਦੀਆਂ ਸੰਸਾਰਕ ਜੁਗਤੀਆਂ 
ਵਿੱਚ ਜੂੜਿਆ ਹੋਇਆ ਸੀ ਉਹ ਹੁਣ ਅਕਾਲ ਪੁਰਖ ਵਿੱਚ 
ਜੋੜ ਲਿਆ ਹੈ। 

'ਬੁੱਧੀ ਗਿਆਨਰਸ ਨੂੰ ਭੋਗਦੀ ਹੈ। 


'ਬ੍ਰਹਮ ਰੂਪ ਸ਼ਹਿਰ ਵਿੱਚ। “ਕਲਪਣਾ। “ਬਿਅਰਥ। 


(ਪੂਰਨ ਜਾਨਣਾ ਹੀ) ਰਾਤ ਦਿਨ ਨਾਦ ਪੂਰਦੇ ਹਾਂ। 


'ਵੀਚਾਰ ਦਾ ਪਾਤ੍ਹ (ਭਾਂਡਾ)। “ਬੁਧੀ 'ਚ ਗਿਆਨ (ਧਾਰਨਾ) 
ਡੰਡਾ ਹੈ। “ਤਿੰਨਾਂ ਸਮਿਆਂ ('ਚ ਸੰਸਾਰ ਨੂੰ ਨਾਸ ਰੂਪ ਜਾਨਣਾ) 





228 


ਬਿਭੂਤੰ” । 

ਹਰਿ ਕੀਰਤਿਰਹਰਾਸਿ' ਹਮਾਰੀ, ਗੁਰਮੁਖਿ ਪੰਥੁ 
ਅਤੀਤੰ” ॥੩॥ 

ਸਗਲੀ ਜੋਤਿ ਹਮਾਰੀ ਸੰਮਿਆ, ਨਾਨਾ ਵਰਨ 
ਅਨੇਕੰ' ॥ 


ਕਹੁ ਨਾਨਕ ਸੁਣਿ ਭਰਥਰਿ ਜੋਗੀ, ਪਾਰਬ੍ਰਹਮ 
ਲਿਵ ਏਕੰ' ॥੪॥ 

(ਪੰਨਾ ੩੫੯) 

ਚੌਪਈ: 

ਇਹ ਬਿਧਿ ਜੋ ਜਨ ਧਾਰੇ ਜੋਗ। 

ਮਨ ਕੀ ਮੈਲ ਨਿਵਾਰੇ ਭੋਗ। 

ਪੁਨ ਪਯਾਲਾ ਜੋ ਤੁਮੈ ਬਖਾਨਾ। 

ਸੋ ਹਮ ਭਾਖਤਿ ਸੁਨਿ ਦੈ ਕਾਨਾ ॥੧੨੫॥ 
ਆਸਾਂ ਮਹਲਾ ੧ ॥ 

ਗੁੜ ਕਰਿ ਗਿਆਨੁ, ਧਿਆਨੁ ਕਰਿ ਧਾਵੈ', ਕਰਿ 


ਕਰਣੀ ਕਸੁ” ਪਾਈਐ ॥ 

ਭਾਠੀ ਭਵਨੁ' ਪ੍ਰੇਮ ਕਾ ਪੋਚਾ, ਇਤੁਰਸਿ ਅਮਿਉ 
ਚੁਆਈਐ ॥੧॥ 

ਬਾਬਾ ਮਨੁ ਮਤਵਾਰੋ' ਨਾਮਰਸ ਪੀਵੈ, ਸਹਜ 
ਰੰਗ? ਰਚਿ ਰਹਿਆ? ॥ 

ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ', ਸਬਦੁ 
ਅਨਾਹਦ ਗਹਿਆ? ॥੧॥ ਰਹਾਉ ॥ 


ਪੂਰਾ ਸਾਚ ਪਿਆਲਾ' ਸਹਜੇ, ਤਿਸਹਿ ਪੀਆਏ 
ਜਾ ਕਉਂ ਨਦਰਿ ਕਰੇ ॥ 

ਅੰਮ੍ਰਿਤ ਕਾ ਵਾਪਾਰੀ ਹੋਵੈ, ਕਿਆ ਮਦਿ ਛੂਛੈ 
ਭਾਉ ਧਰੇ ॥੨॥ 

ਗੁਰੁ ਕੀ ਸਾਖੀ' ਅੰਮ੍ਰਿਤ ਬਾਣੀ, ਪੀਵਤ ਹੀ 
ਪਰਵਾਣ ਭਇਆ ॥ 2 

ਦਰ ਦਰਸਨ ਕਾ ਪ੍ਰੀਤਮੁ ਹੋਵੈ, ਮੁਕਤਿ ਬੈਕੁੰਠ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਿਭੂਤੀ ਹ। 
'ਰਹੁ ਰੀਤ। “ਨਿਰਲੇਪ ਰਹਿਣਾ। 


'ਨਾਨਾ ਤਰ੍ਹਾਂ ਦੇ ਅਨੇਕਾਂ ਰੰਗਾਂ ਦੀ ਸਾਰੀ ਸ੍ਰਿਸ਼ਟੀ ਵਿੱਚ ਇਕ 
ਜੋਤ ਸਮਾਈ ਹੋਈ (ਜਾਣੀ ਹੈ) ਇਹੋ ਸਾਡੀ ਸੰਗਯਾ (ਅੱਲ) 
ਹੈ। 

ਇਕ ਪਾਰਬੂਹਮ ਵਿੱਚ ਬ੍ਰਿਤੀ ਲਾਉਣ (ਜੋਗ ਹੈ)। 


'ਧਾਵੇ ਦੇ ਫੁੱਲ। “ਭਗਤੀ ਦਾ ਸੱਕ ਪਾਉਂਦੇ ਹਾਂ। 


(ਜੀਵਾਤਮਾ ਦਾ ਘਰ) ਦੇਹ ਦੀ ਭੱਠੀ (ਭਗਤੀ ਵਾਲੀ ਬ੍ਰਿਤੀ 
ਘੜੀ ਹੈ)। 

ਮਸਤ ਹੋ ਰਿਹਾ ਹੈ। ਸਹਜ ਸਰੂਪ ਦੇ ਅਨੰਦ ਵਿੱਚ। “ਲੀਨ ਹੋ 
ਰਿਹਾ ਹੈ। 

'ਰਾਤ ਦਿਨ ਜੋ ਪ੍ਰੇਮ 'ਚ ਲਿਵ ਲੱਗੀ ਹੈ ਇਹ (ਬਨੀ) ਵੰਨੀ ਹੈ। 
:ਹੱਦਰਹਿਤ (ਸ਼ਬਦ) ਬ੍ਰਹਮ ਨੂੰ ਗ੍ਰਹਿਣ ਕਰਨਾ ਅਨਾਹਦ 
ਸ਼ਬਦ ਹੈ। 

ਸੱਚ ਦੀ ਸ਼ਰਾਬ ਦਾ (ਪੂਰਾ) ਭਰਿਆ ਹੋਇਆ ਇਹ ਗਿਆਨ 
ਦਾ ਪਿਆਲਾ ਹੈ। 


'ਸਿਖਿਆ ਰੂਪ। “ਅੰਦਰ ਭਾਵ ਹਿਰਦੇ ਕਰਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੈ ਕਿਆ ॥੩॥ 

ਸਿਫਤੀ ਰਤਾ ਸਦ ਬੈਰਾਗੀ, ਜੂਐ ਜਨਮੁ ਨ ਹਾਰੈ 

| 

ਕਹੁ ਨਾਨਕ ਸੁਣਿ ਭਰਥਰਿ ਜੋਗੀ, ਖੀਵਾ! 'ਮਸਤ। 
ਅੰਮ੍ਰਿਤ ਧਾਰੈ ॥੪॥ 

ਚੌਪਈ: 

ਭਰਥਰਿ ਸੁਨਿ ਮਨਿ ਸੰਸੈ ਨਾਸਾ। 

ਹਰਿ ਦਰਸ਼ਨ ਕੀ ਧਾਰੀ ਆਸਾ। 

ਭਯੋ ਬਿਦੇਹ ਨ ਸੁਰਤਿ ਸੰਭਾਰੀ। 

ਕਿਯੋ ਸੁਚੇਤ ਗੁਰੁ ਕ੍ਰਿਪਾ ਧਾਰੀ ॥ ੧੨੬॥ 

ਆਗੈ ਮਿਲੇ ਵੈਸ਼ਨੋਂ ਸਾਧੂ। 

ਕੰਠੀ ਤੁਲਸੀ ਵਿਸ਼ਨ ਅਰਾਧੂ। 

ਗੁਰ ਸੈਂ ਪੂਛਤਿ ਕੋ ਮਤ ਤੁਮਰਾ। 

ਬਿਨਾ ਚਿੰਨ੍ਹ ਨਹਿ ਲਖਤ ਸੁ ਪਰਾ" ॥ ੧੨੭॥ 
ਸਤਿਗੁਰ ਕਹੈਂ ਚਿੰਨ੍ਹ ਜੋ ਧਾਰੀ। 

ਜਗ ਭਰਮਾਵਨ ਲੋਕਾਚਾਰੀ। 

ਡਿੰਭ ਕਰੇ ਕਿਛੁ ਕਾਮ ਨ ਆਵੈ। 

ਆਂਖ ਮੂੰਦ ਬਕ' ਧਜਾਨਹਿਂ ਲਾਵੈ ॥੧੨੮॥ ___ 'ਬਗਲੇ ਵਾਂਗ। 
ਕੰਠੀ ਬਾਂਧ ਬਿਦੇਸ਼ਨ ਰਟਨਾ”। 'ਫਿਰਨਾ। 
ਤਿਲਕ ਦ੍ਰਾਦਸ' ਲੋਗਨ ਬਹੁ ਜਟਨਾ”। ੧੨ ਤਿਲਕ ੯੩/੧੪। “ਜੜਨੇ ਭਾਵ ਲਾਉਣੇ। 
ਆਸਨ ਅਨਿਕ ਭਾਂਤ ਕੇ ਕਰੈ। 

ਮਨ ਮੈ ਵਿਸ਼ੈ ਵਾਸ਼ਨਾ ਧਰੈ ॥੧੨੯॥ 

ਸਭਿ ਫੋਕਟ ਕਿਛੁ ਕਾਮ ਨ ਆਵੈ। 

ਦੁਹੂੰ ਲੋਕ ਕੇ ਸੁਖ ਬਿਨਸਾਵੈ। 

ਮਾਰਗ ਦੋਇ ਜਗਤ ਮੈ ਜਾਨੋ। 

ਇਕ ਚੀਟੀ' ਦੁਇ ਪੰਛੀ ਮਾਨੋ ॥੧੩੦॥ 'ਕੀੜੀ। 
ਕ੍ਰਮ ਕ੍ਰਮ' ਕਰਿ ਚੀਟੀ ਜਬਿ ਚਲੇ। 'ਹੌਲੀ ਹੌਲੀ। 
ਨਹਿ ਗਿਰ' ਚਰ੍ਹੋ ਜਤਨ ਕਰਿ ਭਲੇ। 'ਪਹਾੜ। 
ਪੰਛੀ ਉਡੇ ਛਿਨਿਕ ਮੈ ਪਹੁੰਚੈ। 

ਤਸ' ਗੁਰ ਮੰਤ੍ਰ ਜਗਤ ਮੈ ਮਹੁੰਚੇ? ॥ ੧੩੧॥ 'ਤਿਵੇਂ ਹੀ। “ਬਹੁਤ ਉੱਚੇ (ਥਾਂ ਪੁਚਾ ਦੇਂਦਾ ਹੈ) 


229 





230 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਗੇ ਸਤਿਗੁਰ ਤ੍ਰੇਤਾ ਦੁਆਪਰ। 

ਤਿੱਹ ਜੁੱਗਨ ਮੈ ਧਰਮ ਪੂਜ ਬਰਾ। 'ਧਰਮ ਦਾ ਪੂਜਨ ਵੱਡਾ (ਔਖਾ) ਸੀ। 

ਅਬ ਕਲਿ ਕਾਲ ਸੁਖੈਨ ਸੁ ਜਾਨੋਂ। 

ਪੰਖੀ ਮਾਰਗ ਸੁਗਮ' ਪਛਾਨੋ ॥ ੧੩੨ ॥ 'ਸੁਖਾਲਾ। 

ਸਤਿ ਸੰਗਤ ਮੈ ਕਰੇ ਨਿਵਾਸ। 

ਸਤਿਨਾਮੁ ਗੁਰਮੁਖਿ ਮੁਖੁ ਭਾਸਾ। 'ਗੁਰਮੁਖਿ ਬਣ ਕੇ ਮੁਖੋਂ (ਭਾਸ) ਉਚਾਰਨ ਕਰੇ। 

ਧੂਹ ਕੋ ਨਾਰਦ ਕਰਿ ਉਪਦੇਸ। 

ਅਚੱਲ ਸੁ ਪਦਵੀ ਪਾਈ ਬੇਸ! ॥ ੧੩੩ ॥ ਸ੍ਰੇਸ਼ਟ, ਉੱਤਮ। 

ਬਾਲਮੀਕ ਕੋ ਸਪਤ ਮੁਨੀਸਹਰ। 

ਮਰਾ ਮਰਾ ਉਲਟੋਂ ਰਟਤੀਸਰ'। 'ਈਸ਼ਰ ਦੇ ਨਾਮ 'ਰਾਮਾ' ਨੂੰ ਉਲਟਾ 'ਮਰਾ ਮਰਾ' ਉਚਾਰਦਿਆਂ। 

ਸੂਧੋ ਰਾਮ ਰਾਮ ਤਬਿ ਥੀਆ। 

ਕੌਨ ਚਿੰਨ੍ਹ ਇਨਿ ਧਾਰਨ ਕੀਆ ॥ ੧੩੪ ॥ 

ਬਯਾਸ ਪਰਾਸਰ ਔਰ ਬਸ਼ਿਸ਼ਟ। 

ਚਿੰਨ੍ਹ ਕੌਨ ਪੁਨ ਕੌਨ ਸੁ ਇਸ਼ਟਾ। 

ਸਤਿਗੁਰੁ ਸਰਨ ਸਕਲ ਦੁਖੁ ਹਰੈ। 

ਸਤਿ ਨਾਮੁ ਮੁਖ ਸੇਂ ਨਿਤ ਰਰੈ' ॥ ੧੩੫॥ 

ਮਨੁ ਨੀਵਾਂ ਨਿਰਮਲ ਥਿਤਿ' ਬਾਣੀ। 

ਇਹ ਬਿਚਾਰ ਸੰਤਨ ਸੁਖੁ ਖਾਣੀ। 

ਸੰਤਨ ਕੀ ਸ਼ਰਧਾ ਜਿਨਿ ਰਾਖੀ। 

ਸੁਨਤਿ ਸੁਨਾਵਤਿ ਗੁਰੁ ਕੀ ਸਾਖੀ' ॥੧੨੬॥ 

ਪੀਵਤਿ ਹੈਂ ਵੋਹ ਪੈ ਸਮ' ਸੂੱਛਾ”। 

ਸੁਖੁ ਪਾਵਤਿ ਜਗ ਮੈ ਪੁਤੱਛਾ। 

ਕੀਰਤਿ ਨਿਰਮਲ ਜੋ ਮਨਿ ਧਾਰੈ। 

ਜਨਮ ਜਨਮ ਕੇ ਦੂਖ ਨਿਵਾਰੈ ॥੧੩੭॥ 

ਮਤ ਅਨੇਕ ਅਚਾਰਜ ਧਰਮ'। 'ਧਰਮ ਦੇ ਮੋਢੀ। 

ਅਨਿਕ ਥਾਪਨਾ ਮਨਿ ਕਰਿ ਕਰਮ। ਨ ਕਰ ਕੇ ਅਨੇਕਾਂ ਕਰਮਾਂ ਦੀ ਥਾਪਨਾ ਕਰਦੇ ਹਨ। 

ਨਬੀ' ਔਲੀਏ? ਪੀਰਨ ਪੀਰ। ਖ਼ਬਰ ਦੇਣ ਵਾਲਾ, ਪੈਗ਼ੰਬਰ। “ਧਰਮ ਦੇ ਆਗੂ (ਵਲੀ ਦਾ 
ਬਹੁ-ਵਚਨ ਔਲੀਆ। 

ਕੌਨ ਗਨੈ ਨਹੀਂ ਮਰਮ' ਸੁ ਧੀਰ ॥ ੧੩੮॥ 'ਭੇਦ ਨਹੀਂ (ਪਾਈਦਾ)। 

ਜੋ ਮਾਨੈ ਇਨ ਕੇਰ ਮਤਨ ਕੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 23 


ਅੰਧਕਾਰ ਜਿਮ ਪਾਵਸ ਜਨ ਕੋ'। 

ਜਿਮ ਖੱਦਯੋਤ' ਉਡਤਿ ਹੈਂ ਸਾਰੇ। 

ਤਸਕਰ ਦੰਭੀ' ਵਿਚਰਤਿ ਭਾਰੇ ॥ ੧੩੯ ॥ 
ਸਤਿ ਨਾਮੁ ਸੂਰਜ ਪ੍ਰਕਾਸ਼ਨ। 

ਦੁਰੇ ਸਕਲ ਤਮਚਰ ਪਿਖ ਜਾਸਨਾ। 


ਗੁਰਮੁਖਿ ਪੰਥ ਬਤਾਇਆ ਸਤਿਗੁਰੁ। 

ਪਰੇ ਚਰਨ ਮਿਲਿ ਸਭਿ ਜਨ ਏ ਫੁਰ' ॥੧੪੦॥ 
ਪਰੇ ਪਗਨ ਜਬ ਗੁਰੁ ਨਿਜ ਜਾਨਾ। 

ਖੁਲੇ ਕਪਾਟ ਤਿਮਰ' ਭਯੋ ਹਾਨਾ?। 

ਸੁਰ ਨਰ ਨਾਗ' ਜੱਛ? ਗੰਧਰਬ”। 


ਅਸੁਰ' ਦੇਵ” ਗਣ ਭੂਚਰ” ਸਰਬ ॥ ੧੪੧॥ 
ਇਨਿ “ਸਬਿ ਊਪਰ ਈਸ਼ਰ ਅਹੈ। 


ਜਿਹ ਆਗਜਾ ਮੈ ਏ ਸਬਰਹੈਂ। 

ਕੋਟ ਬਿਸ਼ਨ ਸ਼ਿਵ ਬਿਧਿ' ਜਿੰਹ ਰਚੇ। 
ਤਾ ਕਾ ਭਗਤ ਕਾਲ ਤੇ ਬਚੇ ॥ ੧੪੨ ॥ 
ਤਪਤ ਚਿੰਨ੍ਹ ਧਰਿ ਮੂਰਤਿ ਪੂਜੈ। 

ਜੇ, ਤਿਨ ਸਮ ਨਹਿ ਅਗਜਯ' ਕੋ ਦੂਜੈ। 
ਚੇਤਨ ਹ੍ਹੋ ਜਢ ਸੇਵੈ ਜੋਈ। 

ਤੇਲ ਚਹੈਂ ਬਾਲੂ ਤੇ' ਸੋਈ ॥ ੧੪੩॥ 
ਜਾ ਮਹਿ ਨਹਿ ਸਫੁਰਨਤਾ ਸੱਤਾ'। 
ਬਯਰਥ ਕਸ਼ਟ ਤਿੰਹ ਸੇਵਿ ਅਸੱਤਾ'। 
ਮਿਲੈ ਨਰਜਤ' ਜੈਸ ਮਧ ਸ਼ੁਕਤੀ?। 
ਤਯੋਂ ਜਢ ਤੇ ਨਹਿ ਭਗਤੀ ਮੁਕਤੀ ॥ ੧੪੪ ॥ 
ਸਤਯੰ ਗਯਾਨ ਮਨੰਤੰ ਬੂਹਮਾ'। 

ਬੇਦ ਕਹਤਿ ਯੌਂ ਜਾ ਕੇ ਮਰਮਾ'। 

ਤਾ ਕੀ ਭਗਤਿ, ਭੁਗਤਿ ਦੈ ਮੁਕਤੀ। 


'ਜਿਵੇਂ ਅਨ੍ਹੇਰਾ ਜਨਾਂ ਨੂੰ (ਦੁੱਖ ਵਿੱਚ) (ਪਾਵਸ) ਪਾਉਂਦਾ ਹੈ। 
'ਟਟਹਿਣੇ। 
'ਪਖੰਡੀਆਂ ਰੂਪ ਚੋਰ। 


'ਜਿਸ ਨੂੰ ਦੇਖ ਕੇ ਸਾਰੇ ਪਾਪ ਰੂਪ (ਤਮਚਰ) ਉੱਲੂ ਛਪ ਜਾਂਦੇ 
ਹਨ। 


'ਇਹ ਸੋਚ ਕੇ। 


ਅਗਿਆਨ ਦਾ ਅਨ੍ਹੇਰਾ। “ਨਾਸ। 

'ਸੱਪ। “ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ। “ਦੇਵ ਲੋਕ 
ਦਾ ਗਵੱਈਆ। 

'ਦੈੱਤ। “ਦੇਵਤਿਆਂ ਦੇ ਦਾਸ। “ਧਰਤੀ 'ਤੇ ਫਿਰਨ ਵਾਲੇ। 
“ਸਬਿ ਉਪਰ' ਤੋਂ ਗਿਆਨੀ ਗਿਆਨ ਸਿੰਘ ਜੀ ਦੀ ਆਪਣੀ 
ਰਚਨਾ ਸ਼ੁਰੁ ਹੁੰਦੀ ਹੈ ਜੋ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ 


੧੦੫ ਤੋਂ ਸ਼ੁਰੂ ਹੁੰਦੀ ਹੈ। ਵਿਸਥਾਰ ਲਈ ਦੇਖੋ ਬਿਸ੍ਰਾਮ ੮ ਦੇ 
ਅੰਕ ੧੦੩ ਦੀ " ਨਿਸ਼ਾਨ ਦੀ ਪੈਰ ਟੂਕ। 


'ਬ੍ਰਹਮਾ। 


ਅਗਿਆਨੀ। 


'ਰੇਤੇ 'ਚੋਂ। 

'ਸ਼ਕਤੀ। 
'ਸ਼ਕਤੀ-ਹੀਣ ਦੀ। 
'ਚਾਂਦੀ। “ਸਿੱਪੀ ਵਿੱਚੋਂ। 


'ਬ੍ਰਹਮ ਸਤਿ, ਚਿੱਤ (ਗਿਆਨ ਸਰੂਪ) ਅਤੇ ਅਨੰਤ ਰੂਪ ਹੈ। 
'ਭੇਦ। 





232 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹੈ! ਉਪਾਸ਼ਨ ਜੋਗ ਸ ਯੁਕਤੀ ॥ ੧੪੫॥ 'ਉਹੋ ਬਰਹਮ। 
ਯਹਿ ਸੁਨਿ ਪਰੇ ਗੁਰੂ ਪਗ ਸਾਰੇ। 

ਨਿਜ ਮਤ ਤਜਿ ਗੁਰਮਤਿ ਲਿਯ ਧਾਰੇ ॥ ੧੪੬॥ 

ਦੋਹਰਾ: 

ਮਲੈਵਾਰ' ਮੈ ਪੁਨ ਗਏ, 

ਬੁਹਮ ਗੁਪਤ ਮਤ ਵਾਰ'। 

ਮਿਲੇ ਗੁਰੂ ਢਿਗ, ਆਇ ਉਨਿ, 

ਐਸੇ ਕੀਨ ਉਚਾਰ ॥੧੪੭॥ 

ਚੌਪਈ: 

ਹਮਰੋ ਮਤ ਹੈ ਸਭ ਤੇ ਊਚਾ। 

ਬ੍ਰਹਮ ਗੁਪਤਰਹਿ ਸਦ ਹੀ ਸੂਚਾ। 

ਭਗਵਤ ਭਗਤਨ ਹਿਤ ਪੁਗਟੈ ਹੈਂ। 

ਹਮ ਦੋਨੋ ਕੋ ਸੇਵਨ ਕੈ ਹੈਂ ॥੧੪੮॥ 

ਕੰਠੀ ਤੁਲਸੀ ਊਰਧ ਟੀਕੋ'। 'ਉਪਰ ਨੂੰ ਤਿਲਕ। 
ਤਪਤ ਚਿੰਨ੍ਹ ਦਾਯਕ ਫਲ ਨੀਕੋ। 


ਰੂਪ ਚਤ੍ਰਧਾ' ਈਸ਼ਰ ਧਾਰੇ। 'ਚਾਰ ਤਰ੍ਹਾਂ ਦੇ। 
ਇਕ ਮਨ ਬਾਨੀ ਪਰਾ ਨਿਹਾਰੇ' ॥ ੧੪੯ ॥ ਅਨ ਬਾਣੀ ਤੋਂ ਪਰੇ ਦੇਖੀਦਾ ਹੈ। 
ਦੁਤੀ ਬਿਰਾਟ' ਤ੍ਰਿਤੀ ਕ੍ਰਿਸ਼ਨਾਦੀ। 'ਵਿਸਥਾਰ ਵਾਲਾ, ਫੈਲਿਆ ਹੋਇਆ ਸਰਗੁਣ ਸਰੂਪ। 


ਚਤਰਥ ਸਾਲ ਗਿਰਾਮ' ਅਨਾਦੀ। “ਸਾਲ ਗ੍ਰਾਮ' ਨਾਮ ਦੇ ਪਿੰਡ ਪਾਸੋਂ _ਗੰਡਕਾ ਨਦੀ ਵਿੱਚੋਂ 
ਨਿਕਲਿਆ ਗੋਲ ਪੱਥਰ, ਜਿਸ ਉਪਰ ਚੱਕਰ ਦਾ ਚਿੰਨ੍ਹ ਹੁੰਦਾ ਹੈ, 
ਹਿੰਦੂ ਇਸ ਨੂੰ ਵਿਸ਼ਨੂੰ ਦੀ ਮੂਰਤੀ ਮੰਨਦੇ ਹਨ। 


ਸੇਵਨ ਕਰੈ ਚਾਰ ਯਹਿ ਜੋਈ। 

ਮੁਕਤਿ ਚਤ੍ਧਾ ਪੈਹੈ ਸੋਈ ॥ ੧੫੦॥ 

ਯਹਿ ਸੁਨਿ ਸਤਿਗੁਰ ਪੁਨ ਹਸ ਬੋਲੇ। 

ਸੁਖਦ ਸਰਬਦਾ ਬੈਨ ਅਮੋਲੇ। 

ਚਿੰਨ੍ਹ ਧਰਨਿ ਅਰ ਜਢ ਕੀ ਸੇਵਾ। 

ਹੈ ਬਜਰਥ, ਬਾਕੀ ਸੁਖ ਦੇਵਾ' ॥। ੧੫੧॥ 'ਬਾਕੀ (ਚੇਤਨ) ਸੁਖ ਦੇਣ ਵਾਲਾ। 

ਸਗੁਨ ਰੂਪ ਬੈਰਾਟ ਪ੍ਰਮਾਤਮਾ। ਪ੍ਰਮਾਤਮਾ ਦਾ ਸਰਗੁਣ ਸਰੂਪ ਵੈਰਾਟ ਹੈ। 
ਨਿਗੁਨ ਪਰਾ ਮਨ ਬਾਨੀ ਆਤਮ'। ਮਨ ਬਾਣੀ ਤੋਂ ਪਰੇ ਆਤਮਾ ਨਿਰਗੁਣ ਸਰੂਪ ਹੈ। 
ਇਨ ਕਾ ਧਯਾਨ ਨਾਮ ਸੁਖਕਾਰੀ। 

ਪ੍ਰੇਮ ਭਗਤਿ, ਦਾ ਮੁਕਤਿ ਉਦਾਰੀ' ॥੧੫੨॥ __ ਸ੍ਰੇਸ਼ਟ ਮੁਕਤੀ ਦੇਣ ਵਾਲੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 233 


ਧੁ ਪ੍ਹਿਲਾਦ ਦੱਤ' ਸੁਕ” ਬਯਾਸ। 
ਸਨਕਾਦਿਕ ਨਾਰਦ ਲੌ ਖਾਸ। 
ਦੁੱਪਤ ਸੁਤਾ' ਬ੍ਰਿਜ” ਨਰ ਨਾਰੀ। 


ਕਹੋ ਭਯੋ ਕੋ ਮੁਦਹਾਂ ਧਾਰੀ ॥ ੧੫੩॥ 
ਤਾਂ ਤੇ ਤੁਮ ਸਬਿ ਚਿੰਨ੍ਹ ਬਿਹਾਈ'। 

ਦੈਤ ਭਾਵ ਪਾਵਕ' ਮੈ ਪਾਈ। 

ਮੂਰਤਿ ਪੂਜਨ ਕੂਪ ਡਰੈ ਕੈ'। 

ਭਜੋ ਬ੍ਰਹਮ ਸਤਿ ਸੰਗਤ ਕੈਕੈ ॥ ੧੫੪॥ 
ਆਤਮ ਗਯਾਨ ਜਾਂਹਿ ਤੇ ਪੈਹੋ। 

ਕੈਵਲ ਮੁਕਤਿ ਪਾਇ ਭਵ ਦੈਹੋ”। 

ਯਾ ਬਿਧਿ ਸੁਨਿ ਸਾਚੀ ਗੁਰਬਾਨੀ। 


ਮੁਕਤਿ ਭੁਕਤਿ ਦਾ ਯੁਕਤੀ ਸਾਨੀ' ॥ ੧੫੫ ॥ 


ਬੈਖਾਨਸ' ਆਦਿਕ ਥੇ ਜੇਤੇ। 


ਸਤਿਨਾਮੁ ਜਾਪਕ ਭੇ ਤੇਤੇ। 

ਵਹਿ ਜਬਿ ਗਏ ਔਰ ਪੁਨ ਆਏ। 

ਨੈਸ਼ਦ ਕਰਮੀ' ਜੇ ਕਹਿਲਾਏ ॥ ੧੫੬॥ 
ਬਿਸ਼ਨ ਰੂਪ ਸਬਿ ਜਗਿ ਸੂਤਿ ਗਾਵਤਿ'। 
ਤਾਂ ਤੇ ਹਮੈ ਨ ਕਰਮ ਸੁਹਾਵਤਿ। 

ਫਿਰੈਂ ਮੁਕਤਿ ਹਮ ਕ੍ਰਮ ਭੂਮ ਡਾਰੇ'। 

ਬ੍ਰਹਮ ਰੂਪ ਸਬਿ ਤਈਂ ਨਿਹਾਰੇ ॥੧੫੭॥ 
ਸ਼ਬਦ', ਸਪਰਸ”, ਰੂਪਾ, ਰਸ ਗੰਧ2। 


ਜਿਹ ਇੰਦੀ ਸੋਂ ਜਿਹ ਸਨਬੰਧ। 

ਜੋ ਮਨ ਚਹੈ ਭੂਗੈ ਹੈਂ” ਸੋਊ। 

ਤਨ ਤੈ ਜੁਦਾ ਜੀਵ ਨਹਿ ਕੋਊ ॥ ੧੫੮॥ 
ਪੁਨ ਗੁਰੁ ਕਹਸੋ ਭ੍ਰਿਸ਼ਟ ਮਤ ਥਾਰਾ'। 
ਬਿਸ਼ਯਾਨੰਦ ਜੋ ਮਾਨਯੋ ਸਾਰਾ'। 

ਕਰਮ ਧਰਮ ਸਬਿ ਸ਼ਾਸਤ ਬੇਦਾ। 


'ਦੱਤਾ ਤ੍ਰੇਯ। “ਸੁਕਦੇਵ। 


'ਦੋਪਤੀ। “ਮਥਰਾ ਦੇ ਪਾਸ ਦਾ ਇਕ ਦੇਸ਼ ਜਿਸ ਵਿੱਚ ਕਿਸੇ 
ਸਮੇਂ ਬਹੁਤ ਗਊ ਵਾੜੇ ਸਨ। 

'ਚਿੰਨ੍ਹ। 

ਤਿਆਗ ਕੇ। 

'ਅੱਗ। 

'ਖੂਹ 'ਚ ਸੁੱਟ ਕੇ। 


ਜੰਮਣ (ਮਰਨ) ਨੂੰ ਸਾੜ ਲਵੋਗੇ। 
ਦਲੀਲਾਂ ਨਾਲ ਮਿਲੀ ਹੋਈ। 


'ਵਾਨ ਪ੍ਰਸਤੀ=ਸਾਰੀਆਂ ਵਾਸ਼ਨਾ ਛੱਡ ਕੇ ਆਤਮਾ ਨੂੰ ਢੂੰਡਣ 
ਵਾਲਾ। 


'ਕਰਮਾਂ ਦਾ ਖੰਡਨ ਕਰਨ ਵਾਲੇ। 
ਵੇਦ ਕਹਿੰਦਾ ਹੈ। 
'ਕਰਮਾਂ ਨੂੰ ਭਰਮ ਜਾਣ ਕੇ ਤਿਆਗ ਦਿੱਤਾ ਹੈ। 


(ਕੰਨਾਂ ਦਾ ਵਿਸ਼ਾ) ਸੁਣਨਾ। “(ਚਮੜੀ ਦਾ ਵਿਸ਼ਾ) ਛੋਹਣਾ। 
(ਅੱਖਾਂ ਦਾ ਵਿਸ਼ਾ) ਵੇਖਣਾ। "(ਰਸਨਾ ਦਾ ਵਿਸ਼ਾ) ਚੱਖਣਾ। 
22(ਨਾਸਾਂ ਦਾ ਵਿਸ਼ਾ) ਸੁੰਘਣਾ। 


ਭੋਗਦੇ ਹਾਂ। 


'ਤੁਹਾਡਾ। 


'ਸਰੇਸ਼ਟ। 





234 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰੈ ਹੈ ਬਿਯਰਥ, ਤੋਰ ਮਤ ਏਦਾ' ॥ ੧੫੯ ॥ 'ਇਸ ਤਰ੍ਹਾਂ ਤੁਹਾਡੇ ਮਤ ਨੂੰ (ਮੰਨ ਲੈਣ ਨਾਲ)। 
ਦੋ ਮਗ ਜਗ ਮੈਂ ਬੇਦ ਬਤਾਏ। 

ਇਕ ਨਿਸਕਾਮ' ਸਕਾਮ” ਲਖਾਏ”। 'ਕਾਮਨਾਰਹਿਤ। “ਕਾਮਨਾ ਸਹਿਤ। 'ਜਣਾਏ। 
ਕਰੈ ਸਕਾਮ ਕਰਮ ਜਨ ਜੋਈ। 

ਸੁਖ ਦੁਖ ਨਰਕ ਸੁਰਗ ਲਹਿ ਸੋਈ ॥੧੬੦॥ 

ਜੇ ਨਿਸਕਾਮ ਕਰਮ ਜਨ ਕਰਿ ਹੈਂ। 

ਮੁਕਤਿ ਹੋਇ ਸੋ ਭਵ ਦੁਖ ਹਰ ਹੈਂ। 

ਉਭੈ ਭ੍ਰਿਸ਼ਟ ਮਤ ਤੁਮ ਜੋ ਮਾਨੈ। 

ਹਮ ਕਿਮ ਤੁਮੇ ਬੈਸ਼ਨਵ ਜਾਨੈ? ॥ ੧੬੧॥ 

ਸੁਕ੍ਰਿਤ' ਕਰੈ ਨ ਫਲ ਕਛੁ ਚਾਹੈ। 

ਨੈਸ਼ਦ ਕਰਮਿ ਸਾਚ ਜਨ ਸਾ ਹੈ'। 

ਮਾਨ ਬੈਨ ਵਹਿ ਨਿਜ ਮਤਿ ਤਜਿ ਕੈ। 

ਸਤਿਨਾਮੁ ਭਗਤੀ ਹਰਿ ਭਜਿ ਕੈ ॥ ੧੬੨॥ 

ਸੋ ਜਬਿ ਗਏ ਮੇਘ ਪੁਸਥਾਏ'। 'ਬੱਦਲ ਦੀ ਪੂਜਾ ਕਰਨ ਵਾਲੇ ਆਏ। 

ਮੇਘ ਬਰਖਿ ਸਬਿ ਜਗਹਿ ਜਿਵਾਏ। 

ਤਾਂ ਤੇ ਤਾਂ ਕੋ ਹਮ ਸੇਵੈ ਹੈਂ। 

ਅੰਤਹਿ ਤਨ ਤਜਿ ਮੇਘ ਬਨੈ ਹੈਂ ॥੧੬੩॥ 


ਯਹਿ ਸੁਨਿ ਭਏ ਸਿੱਖ ਵਹਿ ਬਾਂਕੇ' ॥੧੬੪॥ 
ਭੂਪਤਿ ਹੁਤੋ ਤਹਾਂ ਕਾ ਜੋਈ। 
'ਰਾਜਾਰਾਮ' ਨਾਮ ਪੁਗਟੋਈ। 

ਸੁਜਸ ਗੁਰੂ ਕਾ ਸੁਨਿ ਚਲਿ ਆਯੋ। 

ਦੈ ਭੇਟਾ ਗੁਰਿ ਪਗ ਲਪਟਾਯੋ ॥ ੧੬੫॥ 
ਜਾਤਿ ਕੁਲਾਲ' ਬਿਸਾਲ ਉਦਾਰੇ। 

ਹਾਥ ਜੋਰਿ ਯੋਂ ਬੈਨ ਉਚਾਰੇ। 

ਹੇ ਗੁਰੁ ! ਸੁਨੇ ਬੇਦ ਮੈਂ ਚਾਰੇ। 

ਨਹੀਂ ਸਾਂਤਿ ਮਨ ਭਯੋ ਹਮਾਰੇ ॥ ੧੬੬॥ 
ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 235 


ਬੇਦ ਉਦਧਿ ਸਮ' ਹੈ ਲਖੋ, 'ਸਮੁੰਦਰ ਵਾਂਗ। 
ਪਯਾਸ ਨ ਮੇਦਤਿ ਕਾਂਹਿ। 
ਗੁਰਾਂ ਦੇ ਰਾਹੀਂ ਹੋ ਕੇ। 
ਅੰਮ੍ਰਿਤ ਵਾਂਗ ਹੋ ਜਾਂਦਾ ਹੈ। ਉਹੋ (ਸਮੁੰਦਰ ਦਾ ਪਾਣੀ)। 
ਸਰਧਾ ਪਿਖ ਨ੍ਰਿਪ ਕੀ ਗੁਰੂ, 
ਦੀਜੋ ਤਬੈ ਉਪਦੇਸ। 
ਸੁਨਤੇ ਉਰ ਮੈਂ ਸਾਂਤਿ ਭਯੋ, 
ਕਟੇ ਕਲੇਸ ਅਸੇਸ' ॥ ੧੬੮॥ 
ਸਦਾ ਵਰਤ ਸਠ ਤੀਨ ਸੌ, 
ਆਗੇ ਦਏ ਲਵਾਇ। 
ਦੌਲਤ ਤਿਹ ਢਿਗ ਅਧਿਕ ਥੀ, 
ਸੋ ਦੀਨੀ ਇਉਂ ਲਾਇ ॥੧੬੯॥ 
ਅਬਿ ਲੌ ਤਾਂ ਕੀ ਕੁਲ ਵਿਖੈ, 
ਚਲੀ ਆਤਿ ਵਹਿਰੀਤਿ। 
ਮਿਟੈ ਕੈਸ ਉਪਦੇਸ਼ ਗੁਰੁ, 
ਲੀਕ ਸਿਲਾ ਸਮ ਨੀਤ' ॥੧੭੦॥ 'ਪੱਥਰ ਦੀ ਲਕੀਰ ਵਾਂਗ ਹਮੇਸ਼ਾਂ (ਕਾਇਮ ਰਹਿੰਦਾ ਹੈ)। 
ਗੁਰੁ ਕੋ ਲਯੋ ਥਿਰਾਇ। 
ਥਿਰੇ ਪੇਖਿ ਤਹਿੰ ਗੁਰੂ ਕੌ, 
ਈਹਾਂ ਥਿਰਯੋ ਅਧਜਾਇ ॥ ੧੭੧॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਾਨ ਸਿੰਘ ਵਿਰਚਿਤੇ ਦੱਖਣ ਦਿਸ਼ਾ ਕੋ ਸੈਰ, ਪਖੰਡ 
ਮਤ ਖੰਡਨ ਬਰਨਨੰ ਨਾਮ ਅਸ਼ਟਮੋ ਬਿਸਰਾਮ ॥੮॥ 





236 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੯. (ਦੱਖਣੀ ਭਾਰਤ ਤੇ ਲੋਕਾ ਦੀ ਸੈਰ, ਪਖੰਡੀ ਮਤ ਖੰਡਨ, ਦੂਜੀ ਉਦਾਸੀ ਸਮਾਪਤਿ) 


ਸ੍ਰੈਯਾ: 

ਬੀਰ ਨ ਧੀਰ ਨ ਸੱਤ ਪੁਤੱਗ' ਨ, 

ਤੱਗ! ਨ ਲੱਗ ਨ ਪ੍ਰੇਮ ਜੀਆ ਕੋ। 

ਜਾਪ ਨ ਤਾਪ ਨ ਨੇਮ ਨ ਸੰਜਮ, 

ਇੰਦੀ ਮਨ ਨਹਿ ਜੀਤ ਲੀਆ ਕੋ। 

ਧਯਾਨ ਨ ਗਜਾਨ ਨ ਪੁਰਬ ਇਸਨਾਨ ਨ 
ਖਾਨ ਨ ਪਾਨ ਨ ਦਾਨ ਦੀਆ ਕੋ। 

ਸੋ ਕਰਨੀ ਤਰਨੀ ਵਰ ਨਾ, 

ਤਰਨਾ ਸਿਖ ਨਾਮ ਭਰੋਸ ਹੀਆ ਕੋ” ॥ ੧॥ 


ਹੌ ਕੁਟਲੀ' ਕਪਟੀ? ਖਪਟੀ” 
ਪੁਰ ਪਾਪਕ' ਤਾਪਕ ਖਾਪਕ ਜੀਆ”। 


ਕੂਰ' ਕਰੂਰ? ਅਘੀ” ਅਗੁਨੀ' ਸਠ”? 


ਕਾਮੀ ਕੁਗਾਮੀ' ਬਦੀ” ਰਹਿ ਜੀਆ। 
ਦੰਭ! ਦਗਾ?” ਦੁਖਦਾ” ਦੁਰਚਾਰ” ਕਰੇ ਬਹੁ, 
ਨੇਕ' ਸੁ ਏਕ ਨ ਕੀਆ। 

ਐ ਪਰ ਗਯਾਨ ਹਰੀ ਸਿਖ ਮਾਤ੍ਹ', 


ਤਾਰਹਿੰਗੇ ਗੁਰੁ ਹੈ ਦਿਢ ਜੀਆ” ॥੨॥ 
ਦੋਹਰਾ: 

ਮਲੈਂਵਾਰ' ਤੈ ਚ਼ਲੈਂ ਗੁਰ, 

ਖਲੈਂ! ਦਲੈਂ? ਬਹੁ ਥਾਇਂ। 

ਭਲੈਂ ਢਲੈਂ ਹਰ ਕਲੈਂ ਜਨ', 

ਆਦਿ ਗੁਰੂ ਸੁਖਦਾਇ ॥੨॥ 
ਚੌਪਈ: 

ਰਾਜਾਰਾਮ ਨ੍ਰਿਪ ਕੋ ਤਾਰਯੋ। 

ਕਿਤਿਕ ਕਾਲ ਗੁਰ ਤਹਾਂ ਗੁਜਾਰਯੋ। 


'ਸੱਚਾ ਪੁਣ ਕਰਨ ਵਾਲਾ। 
'ਤੱਤ ਦਾ ਗਿਆਤਾ। ”ਨ ਹੀ ਮੇਰੇ (ਜੀਅ) ਹਿਰਦੇ ਵਿੱਚ ਕੋਈ 
ਪ੍ਰੇਮ ਦੀ ਹੀ (ਲੱਗ) ਲਗਨ ਹੈ। 


'ਉਹ (ਉਪ੍ਰੋਕਤ ਮੇਰੀ) ਕਰਣੀ ਰੂਪ ਬੇੜੀ ਤਾਂ ਚੰਗੀ ਨਹੀਂ ਹੈ। 
(ਪਰ ਸੰਸਾਰ ਸਮੁੰਦਰ ਤੋਂ) ਤਰਨ ਲਈ (ਮੇਰੇ) ਹਿਰਦੇ ਨੂੰ 
(ਇਸ ਗੱਲ ਦਾ) ਭਰੋਸਾ ਹੈ (ਕਿ ਮੇਰਾ) ਨਾਮ (ਗੁਰੂ ਕਾ) ਸਿਖ 
ਹੈ। 

'ਟੇਢਾ ਚਲਣ ਵਾਲਾ। “ਛਲੀਆ। “ਖਪਾਉਣ ਵਾਲਾ। 

ਪਾਪਾਂ ਕਰ ਕੇ ਭਰਿਆ ਹੋਇਆ ਹਾਂ। ਮੇਰਾ ਜੀਅ (ਹਿਰਦਾ) 
(ਤਿੰਨਾਂ) ਤਾਪਾਂ ਨਾਲ ਖਪਦਾ ਰਹਿੰਦਾ ਹੈ। 

'ਝੁਠਾ। “ਕਰੜਾ। “ਪਾਪੀ। 'ਗੁਨਾਹੀ। “ਮੂਰਖ। 

ਮੰਦ ਕਰਮੀ। “ਬੁਰਾਈ। 

ਪਾਖੰਡ। “ਧੋਖਾ। “ਦੁਖ ਦੇਣਾ ਆਦਿ। “ਖੋਟੇ ਕਰਮ। 

'ਚੰਗਾ ਕਰਮ। 

'ਪਰ ਗਿਆਨ ਸਿੰਘ (ਕਹਿੰਦਾ ਹੈ ਕਿ ਮੈਨੂੰ ਕੇਵਲ) ਸਿਖ ਮਾਤ 
(ਹੀ ਸਮਝ ਕੇ)। 

ਹਿਰਦੇ ਵਿੱਚ ਪੱਕਾ (ਭਰੋਸਾ) ਹੈ। 


'ਦੇਸ਼ ਦਾ ਨਾਮ। 

ਮੂਰਖਾਂ ਨੂੰ। “ਦਲਣਗੇ, ਜਿੱਤਣਗੇ। 

'ਭਲੀ ਪ੍ਰਕਾਰ ਕ੍ਰਿਪਾਲੂ ਹੋ ਕੇ ਸੇਵਕਾਂ ਦੀਆਂ (ਕਲੈਂ) ਕਲਪਣਾ 
ਨੂੰ (ਹਰ) ਮੇਟ ਦੇਣਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 237 


ਹੋਇ ਬਿਦਾ ਪੁਨਿ ਤਹਿ ਤੇ ਚਾਲੇ। 
ਮਗਿ' ਜਗਿ ਲੋਗਹਿੰ ਸੁਖਦ ਸੁਖਾਲੇ” ॥੪॥ 
ਸੇਲੀ! ਟੋਪੀ ਚੋਲਾ ਗਰ ਮੈ। 

ਬਸਨ ਕਖਾਇ' ਕਮੰਡਲ ਕਰ ਮੈ?। 
ਮੇਘ ਮਰਾਲ' ਨਦੀ ਜਿਮ ਚਾਲੈਂ। 

ਧਰੈਂ ਜਹਾਂ ਪਗ ਕਰੈਂ ਨਿਹਾਲੈਂ ॥੫॥ 
ਚਤੁਰਾਨਨ' ਕੇ ਮਿਲੇ ਉਪਾਸੀ। 

ਤਿਨਿ ਨਿਜ ਮਤ ਕੀ ਰੀਤਿ ਪੁਕਾਸੀ। 
ਸਬਿ ਜਗ ਕਾ ਕਰਤਾ ਅਜ ਅਹੈ। 
ਬੇਦ ਪੁਰਾਨ ਸਿਮੁਤਿ ਸਬਿ ਕਹੈਂ ॥੬॥ 
ਬੁਹਮ ਲੋਕ ਪਰ ਧਾਮ ਤਾਹਿ ਕੋ। 

ਜਾਇ ਜੁ ਤਹਿਂ ਢਿਗ ਆਇ ਨਾਹਿ ਕੋ। 
ਦੰਡ, ਕਮੰਡਲ, ਦਾਢੀ, ਕੇਸਾ। 

ਜੰਦੂ ਤਿਲਕ ਤਾਹਿ ਕੋ ਵੇਸਾ ॥ ੭॥ 
ਸੋ ਧਰਿ ਹਮ ਭੇ ਮੁਕਤਿ ਅਧਿਕਾਰੀ। 
ਯਹਿ ਸੁਨਿ ਕਰਿ ਗੁਰ ਗਿਰਾ ਉਚਾਰੀ। 
ਈਸ਼ਰ ਬਿਧਿ' ਨਹਿ ਬੇਦ ਬਤਾਯੋ। 
ਬੁਹਮਾ ਕੋ ਜਿਹ ਨੈ ਉਪਜਾਯੋ ॥ ੮॥ 
ਬੇਦ ਪਢਾਇ ਮੁਯਾਦ ਸਿਖਾਈ। 

ਦੋਇ ਪ੍ਰਾਰਧ' ਆਯੂ ਬਨਾਈ। 


ਸਰਬ ਸ਼ਕਤਿ ਮਤ ਈਸ਼ੂਰ ਸੋਈ। 

ਤਾਂ ਕੀ ਭਗਤਿ ਮੁਕਤਿ ਦਾ ਹੋਈ ॥੯॥ 
ਹਰੀ ਹਰ ਬਿਧਿ ਜਿਹ ਬਹੁ ਉਪਜਾਏ। 
ਤਾਹਿ ਭਜੋ ਤੁਮਹੂ ਮਨ ਲਾਇ। 

ਗੁਰ ਬਚ ਬੇਧ ਗਏ' ਮਨ ਵਾਂ ਕੇ। 

ਸਤਿ ਨਾਮੁ ਜਾਪਕ ਭੇ ਬਾਂਕੇ ॥੧੦॥ 
ਦੋਹਰਾ: 


'ਰਸਤੇ ਵਿੱਚ। “ਸੁਖੈਨ ਹੀ ਸੁਖ ਦਿੰਦੇ (ਜਾਂਦੇ ਹਨ)। 
'ਦੇਖੋ ਬਿਸ੍ਹਾਮ ੬ ਦੇ ਅੰਕ ੭ ਦੀ ਪੈਰ ਟਿੱਪਣੀ ੨। 
'ਭਗਵੇਂ ਬਸਤ੍ਰ। “ਹੱਥ ਵਿੱਚ। 

'ਹੰਸ। 


'ਬ੍ਰਹਮਾ। 


ਪ੍ਰਾਰਧ ਬ੍ੂਹਮਾ ਦੀ ਉਮਰ ਦਾ ਅੱਧਾ ਸਮਾਂ। (ਅ) ਇਕ 
(੧੦੦੦੦੦੦੦੦੦੦੦੦੦੦੦੦੦), ਦੋ ਪਰਾ ਰਧ- 
ਬ੍ੁਹਮਾ ਦੀ ਸਾਰੀ ਉਮਰ। 


'ਅੱਗ ਦੀ ਪੂਜਾ ਕਰਨ ਵਾਲੇ। 





238 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੈਠੇ ਸੀਸ ਨਿਵਾਇ। 

ਜਬਿ ਲੌ ਅਗਨੀ ਤਨ ਬਿਖੈ, 

ਤਬਿ ਲੌ ਜਨ ਜੀਵਾਇ ॥ ੧੧॥ 

ਚੌਪਈ: 

ਨਿਕਸੈ ਅਗਨਿ ਸਰਦ ਹ੍ਹੈ ਦੇਹੀ। 

ਤਾਂ ਤੇ ਜੀਵ ਚਿਤੰਨ ਹੈ ਏਹੀ'। 'ਤਿਸ ਅੱਗ ਕਰ ਕੇ ਹੀ ਇਹ ਜੀਵ ਚੇਤਨ ਹੈ। 

ਤੀਨਰੂਪ ਅਗਨੀ ਕੇ ਮਾਨੋ। 

ਪ੍ਰਕਾਸ਼ਕ ਰਵਿ ਆਦਿਕ ਜਾਨੋ ॥੧੨॥ 

ਬਯਾਪਕ ਜਢ ਚੇਤਨ ਮੈ ਦੂਜੋ। 

ਵਹੈ ਪਚਾਵਤ ਜਿਆਵਤ ਬੂਝੋ'। 'ਸਮਝੋ ਉਹੋ ਹੀ (ਖ਼ੁਰਾਕ ਨੂੰ) _ਪਚਾਉਂਦੀ ਤੇ 

ਰਹ ਜਿਉਂਦਿਆਂਰੱਖਦੀ ਹੈ। 

ਤੀਸਰ ਜ਼ਾਹਰ ਦੇਤ ਬਿਹਾਰੁ'। 'ਕੰਮ ਦਿੰਦੀ ਹੈ। 

ਪਾਕਾਦਿਕ ਬਿਬਿਧਾ ਪੁਕਾਰੂ' ॥੧੩॥ 'ਅਨੇਕ ਤਰ੍ਹਾਂ ਦੇ ਭੋਜਨ ਆਦਿਕਾਂ ਦੇ (ਪਕਾਉਣ) ਦੇ। 

ਤਾਂ ਤੇ ਤਾਂਹਿ ਉਪਾਸ਼ਕ ਜੋਈ। 

ਤਨ ਤਜਿ ਤੇਜ' ਰੂਪ ਹੂੰ ਸੋਈ। 'ਅੱਗ। 

ਜੀਵ ਜੁਦਾ ਨਹਿ ਤਾਂ ਤੇ ਕੋਈ। 

ਗੁਰ ਕਹਿਂ ਅਗਨਿ ਨ ਚੇਤਨ ਹੋਈ ॥ ੧੪॥ 

ਜਢ, ਪਰਤੰਤਰ' ਜਾਂ ਤੇ ਆਹਿ। 'ਪਰਾਧੀਨ। 

ਪਾਂਚ ਭੁਤ ਮੈ ਗਨਨਾ ਤਾਹਿ'। ਤਿਸ ਦੀ ਪੰਜਾਂ ਤੱਤਾਂ ਵਿੱਚ ਗਿਣਤੀ ਹੈ। 

ਹਮਨ ਕਰਨ ਜੋ ਬੇਦ ਕਥੈਂ ਹੈਂ। 

ਧੂੰਮ ਗੰਧ ਤੇ' ਮੇਘ ਬੂਖੈਂ ਹੈਂ ॥੧੫॥ ਸੁਗੰਧੀ ਵਾਲੇ ਧੂਏਂ ਤੋਂ। 

ਤਾਂ ਤੇ ਉਪਜੈ ਅੰਨ ਅਪਾਰਾ। 

ਜੋ ਛਕਿ ਜੀਵੈ ਸਬਿ ਸੰਸਾਰਾ। 

ਯਹਿ ਸੁਨਿ ਉਨਿ ਗੁਰ ਕਾ ਮਤ ਗਹਜੋ। 

ਆਗੇ ਮਗ ਸਤਿਗੁਰ ਪੁਨ ਲਹਯੋ ॥੧੬॥ 

'ਸ੍ਰਿੰਗੇਰੀ ਮਟ' ਸ਼ੰਕਰ ਕੇਰਾ”। "ਸ਼ੰਕਰਾਚਾਰਯ ਦੇ ਚਾਰ ਮੱਠ ਹਨ- ੧. ਮਲੇਵਾਰ ਵਿੱਚ 
ਸਰਿੰਗੇਰੀ ਨਾਮ ਦਾ। ੨. ਦੁਆਰਕਾ ਵਿੱਚ ਸਾਰਦਾ ਨਾਮ ਦਾ। 
੩. ਜਗਨ ਨਾਥ ਵਿੱਚ ਗੋਵਰਧਨ ਨਾਮ ਦਾ। ੪. ਬਦਰੀ 
ਨਾਰਾਇਣ ਦੇ ਉੱਤੇ ਜੋਇਸੀ ਨਾਮ ਦਾ। ਇਹਨਾਂ ਚੌਹਾਂ ਮਠਾਂ ਦੇ 
ਮਹੰਤ ਆਪਣੇ ਆਪ ਨੂੰ ਸ਼ੰਕਰਾਚਾਰਯ ਅਖਵਾਉਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 239 


ਚਰਚਾ ਕਰਤ ਭਏ ਸੰਨਯਾਸੀ। 

ਪਾਇ ਫਤੇ ਤਿਨਿ ਪਰ ਸੁਖਿਰਾਸੀ ॥੧੭॥ 
ਸ੍ਰੀ ਸੈਲ' ਕਾ ਸੈਲ ਕੀਨ ਪੁਨ। 

ਮਿਲੇ ਰਿਖੀ ਮੁਨਿ ਤਪਸੀ ਅਨਗਨ। 

ਜੋਤੀ ਲਿੰਗ' ਮੱਲਕਾ ਅਰਜਨ”। 


ਪੂਜਤਿ ਭੇਖੀ ਜਾਂਹਿ ਅਪਰ ਜਨ ॥੧੮॥ 
ਕਰਿ ਗੋਸ਼ਟ ਗੁਰਿ ਸਬੈ ਹਟਾਏ। 
ਈਸ਼ਰ ਕੀ ਭਗਤੀ ਮੈ ਲਾਏ। 

ਤਹਿਂ ਤੇ ਚਲਿ ਗੁਰ ਅਲਖ ਅਭੇਵੀ। 
ਤੁਲਾ ਭਵਾਨੀ' ਹੇਰੀ ਦੇਵੀ ॥੧੯॥ 


ਸ਼ਕਤਿ' ਭਗਤ ਗੁਰ ਪੈ ਚਲ ਆਏ। 

ਨਿਜ ਮਤ ਕੇ ਯੋਂ ਬੈਨ ਅਲਾਏ। 

ਜਿਨ ਮਾਯਾ ਸਭਿ ਜਗ ਉਪਜਾਯਾ। 

ਜਿਹ ਪੁਤਾਪ ਨਿਗਮਾਗਮ ਗਾਯਾ ॥ ੨੦ ॥ 
ਪਾਰਬਤੀ ਲੌ ਰੂਪ ਅਪਾਰੇ। 

ਅਸ਼ਟ ਭੁਜੀ ਹੂ ਅਸੁਰ ਸੰਘਾਰੇ। 

ਜਾਂ ਕੀ ਨੈਨ ਕੋਰ ਕੀ ਓਰੈਂ। 

ਨਿਰਖਤ ਹਰੀ ਹਰ ਬਿਧਿ ਨਹਿ ਬੋਰੈਂ ॥੨੧॥ 
ਹੇਮ ਪਾਦਕਾ ਚਿੰਨਯ' ਜੁ ਤਾਂ ਕਾ। 

ਟੀਕਾ ਭਾਲ' ਲਾਲ ਸੁਚ ਬਾਂਕਾ। 

ਧਾਰਿ ਖਾਇ ਪਲ ਆਸਵ ਪੀਵੈ”। 

ਭਗਤਿ ਮੁਕਤਿ ਲਹਿ ਸੁਖ ਸੋਂ ਜੀਵੈ ॥੨੨॥ 
ਦੇਵੀ ਰੂਪ ਨਾਰ ਸਬਿ ਲਖੈ। 

ਜੈਸੇ ਰਹੈਂ ਖੁਸ਼ੀ ਤਯੋਂ ਰਖੈ ॥੨੩॥ 

ਦੋਹਰਾ: 

ਜਨਨ ਹੇਤ ਜਨਨੀ ਭਈ', 

ਭੋਗ ਹੇਤ ਭਈ ਨਾਰ। 

ਪੂਜਨ ਹਿਤ ਭਗਨੀ ਸੁਤਾ', 


ਗਇਕ ਪਹਾੜ ਦਾ ਨਾਮ। 


'ਗੋਦਾਵਰੀ ਕਿਨਾਰੇ ਤ੍ਰਿਅੰਬਕ ਸ਼ਹਿਰ ਦੇ ਇਕ ਸ਼ਿਵ ਮੰਦਰ ਦੇ 
ਸ਼ਿਵਲਿੰਗ। 2ਇਕ ਪਹਾੜ ਦਾ ਨਾਮ ਜਿੱਥੇ ਚੰਦਨ ਤੇ ਅਰਜਨ 
ਦੇ ਦਰੱਖ਼ਤ ਬਹੁਤ ਹੁੰਦੇ ਹਨ। 


'ਉਹ ਭਵਾਨੀ ਦੇਵੀ ਜਿੱਥੇ ਇਸਤ੍ਰੀ ਪੁਰਸ਼ਾਂ ਦੇ ਬਰਾਬਰ (ਤੁਲਾ) 
ਤੋਲ ਕੇ ਦਾਨ ਦੇਂਦੇ ਹਨ। 
ਮਾਇਆ ਦੇ। 


ਸੋਨੇ ਦੇ ਪੈਰਾਂ ਦਾ ਚਿੰਨ੍ਹ। 
ਮੱਥੇ ਤੇ ਤਿਲਕ। 
(ਮਾਇਆ ਨੂੰ) ਜਮ੍ਹਾਂ ਕਰ ਕੇ ਮਾਸ ਖਾਵੇ ਤੇ ਸ਼ਰਾਬ ਪੀਵੇ। 





240 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਵੀ ਰੂਪ ਅਪਾਰ ॥ ੨੪॥ 

ਚੌਪਈ: 

ਤਾਂ ਪਰ ਗੁਰ ਯੌਂ ਗਿਰਾ ਉਚਾਰੀ। 

ਅਹੋ ਛੋਡਿ ਨਰ, ਪੂਜਹਿ ਨਾਰੀ। 

ਨਾਰ ਪੁਰਖ ਕਾ ਜੋੜਾ ਜੇਤੋ। 

ਹੈ ਕਰਤਾਰ ਉਪਾਯੋ ਤੇਤੋ ॥ ੨੫ ॥ 
ਨਾਰੀ ਸਦਾ ਪੁਰਖ ਆਧੀਨਾ। 

ਤਾਂ ਤੇ ਫਲ ਚਹੈਂ ਮੂਢ ਪ੍ਰਬੀਨਾ'। 
ਈਸ਼ੂਰ ਦੇਵਰਚੇ ਜਜੋਂ ਔਰੈਂ। 
ਦੇਵੀਰਚੀ ਲਖੋ ਤਿਸ ਤੌਰੈਂ ॥੨੬॥ 
ਪੀਪੇ ਭਗਤ ਅਰਾਧੀ ਜਬੈ। 

ਦੈ ਨਹਿਂ ਸਕੀ ਮੁਕਤਿ ਤਿਹ ਤਬੈ। 
ਫਿਰ ਜਢ ਮੂਰਤਿ ਧੂਰਤ' ਪੂਜੈਂ। 

ਚੇਤਨ ਦੇਵ' ਨ ਜਿਨ ਕੋ ਸੂਝੈਂ” ॥ ੨੭॥ 
ਸੁਨਿ ਗੁਰਿ ਬੈਨ ਐਨ ਸੁਖਦਾਈ। 

ਭਏ ਭਗਤ ਹਰਿ ਸੋਂ ਮਨ ਲਾਈ। 

'ਕੰਭ ਕੋਨੇ' ਕਾ ਸੁਨਿ ਗੁਰ ਮੇਲਾ। 

ਗਏ ਤਹਾਂ ਪੇਖਯੋ ਬਡ ਖੇਲਾ ॥ ੨੮॥ 
ਸੂਰ ਉਪਾਸ਼ਕ ਸੌਰਯ' ਆਏ। 

ਅਰਣ ਪੁਸ਼ਪ' ਗਰ, ਤਿਲਕ ਬਨਾਏ। 
ਰਵਿ ਹੀ ਕੋ ਪੂਮੇਸ਼ਹੂਰ ਮਾਨੈ। 

ਉਦੇ ਸਮੇਂ ਹਰਿ, ਸ਼ਿਵ ਮਧਯਾਨੈ' ॥ ੨੯॥ 
ਤ੍ਰਿਤੀ ਸ਼ਾਂਤ ਬਪ ਸਾਂਝ ਲਖੈ ਹੈ”। 
ਚਤੁਰਥ ਰਵਿ ਮੰਡਲ ਮਯ ਧਜੈ ਹੈਂ”। 
ਪੰਚਮ ਦਰਸੇ ਬਿਨਾ ਨ ਖਾਵੈਂ। 

ਤੇਜ ਰੂਪ ਬ੍ਰਹਮ ਰਵਿਹਿ ਲਖਾਵੈਂ' ॥੩੦॥ 
ਤਨ ਤਜਿ ਰਵਿ ਮੈ ਲੈ ਹੂੰ ਜੈ ਹੈਂ। 

ਏਹੀ ਮੁਕਤਿ ਕਹੈਂ ਹਮ ਪੈ ਹੈਂ ॥੩੧॥ 
ਦੋਹਰਾ: 

ਗੁਰੂ ਕਹਯੋ ਰਵਿ ਅਗਨਿ ਕੋ, 


'ਸੂਰਜ ਨੂੰ ਮੰਨਣ ਵਾਲੇ। 
ਲਾਲ ਫੁੱਲਾਂ ਦੇ। 


'ਚੜ੍ਹਨ ਸਮੇਂ ਬ੍ਰਹਮਾ ਤੇ ਦੁਪਹਿਰ ਸਮੇਂ ਸ਼ਿਵ। 
'ਸਾਂਝ ਸਮੇਂ ਤੀਜਾ ਸ਼ਾਂਤ ਰੂਪ ਭਾਵ ਵਿਸ਼ਨੂੰ ਜਾਣਦੇ ਹਾਂ। 


'ਚੌਥਾ ਸੂਰਜ ਰੂਪ ਮੰਡਲ ਜਾਣ ਕੇ ਧਿਆਉਂਦੇ ਹਾਂ। 


'ਸੂਰਜ ਨੂੰ ਹੀ ਤੇਜ ਰੂਪ ਬ੍ਰਹਮਾ ਜਾਣਦੇ ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 241 


ਪੁੰਜ ਏਕ ਬਡ ਆਹਿ। 

ਜਿਹ ਆਗਯਾ ਭਰਮਤਿ ਫਿਰਤਿ, 

ਭਜਨ ਜੋਗ ਪੁਭੁ ਵਾਹਿ ॥ ੩੨॥ 

ਨੈਨ ਇੰਦੀ ਬੈਰਾਟ ਕੀ', 

ਸੁਤਿ ਸਿਮੂਤਿ ਕਹਿ ਯਾਂਹਿ। 

ਮਨੂ ਪੁੱਤ ਰਵਿ ਨ੍ਿਪ ਭਜੋ, 

ਤੁਮ ਮਾਨਤ ਹੋ ਕਾਂਹਿ ॥੩੩॥ 

ਚੌਪਈ: 

ਯਹਿ ਸੁਨਿ ਉਨਿ ਪੁਨ ਲਿਯ ਉਪਦੇਸੂ। 

ਸਤਿਨਾਮੁ ਟਾਰਕ ਕਾਲੇਸੂ। 

ਗੁਰ ਚਲਿ ਸੇਤ ਬੰਧ! ਪਰ ਗਏ। (ਰਾਮ ਚੰਦਰ ਜੀ ਦਾ ਲੰਕਾ ਨੂੰ ਜਾਣ ਲਈ ਸਮੁੰਦਰ 'ਤੇ) 
ਬੰਨ੍ਹਿਆ ਇਕ ਪੁਲ। 

ਰਾਮ ਨਾਥ' ਪੁਲ ਦੇਖਤ ਭਏ ॥ ੩੪ ॥ 'ਰਾਮ ਦੇ ਸੁਆਮੀ ਸਤਿਗੁਰੂ ਜੀ ਨੇ ਪੁਲ ਦੇਖਿਆ। (ਅ) 
ਸੁਆਮੀ ਸਤਿਗੁਰੂ ਜੀ ਨੇਰਾਮ (ਦਾ ਬੰਨ੍ਹਿਆ) ਪੁਲ ਦੇਖਿਆ। 


ਪੁਲ ਬਾਂਧਨ ਕੀ ਗਾਥ ਮਰਦਾਨੇ। 
ਬੂਝੀ ਯੌ ਗੁਰ ਕਰੀ ਬਖਾਨੇ। 


ਭੂਪਤਿ ਦਸਰਥ ਅਜ ਸੁਤ' ਭਯੋ। ਅੱਜਰਾਜੇ ਦਾ ਪੁੱਤਰ। 
ਰਾਮ ਚੰਦ ਤਾਂ ਕੇ ਘਰ ਜਯੋ' ॥ ੩੫॥ ਪੈਦਾ ਹੋਇਆ। 

ਰਾਜ ਰਿਖੀ ਤੈ' ਸ਼ਸਤੂ ਬਿਦਯਾ। 'ਵਿਸ਼ਵਾ ਮਿੱਤ ਤੋਂ। 
ਮੁਨਿ ਬਸ਼ਿਸ਼ਟ ਤੈ ਬੁਹਮ ਸੁਬਿਦਯਾ। 

ਪਾਇ, ਭਯੋ ਪੁਰਨ ਗੁਨਿ ਵਾਹੀ'। 'ਉਹ (ਰਾਮ ਚੰਦਰ ਜੀ) ਗੁਣਾਂ 'ਚ ਪੂਰਨ ਹੋ ਗਏ। 
ਧਨੁਖ ਤੋਰਿ ਸੀਤਾ ਪੁਨ ਬਿਜਾਹੀ ॥ ੩੬॥ 

ਰਾਜ ਇਨੈ ਨ੍ਰਿਪ ਦਿਯ ਚਹੈ ਜਬੈ। 

ਕੇਕਈ ਦੁਤੀ ਮਾਤ! ਤਿਹ ਤਬੈ। ਮਤ੍ੇਈ ਮਾਂ ਨੇ। 

ਨਿਜ ਸੁਤ ਭਰਤ ਤਈਂ ਦਿਯ ਰਾਜੂ। 

ਰਾਮਹਿ ਬਨ' ਦਿਯ ਕਿਯਾ ਕੁਕਾਜੂ ॥ ੩੭॥ 'ਰਾਮ ਚੰਦਰ ਨੂੰ ਬਨਬਾਸ। 
ਭੂਪਤਿ ਹੁਤੋ ਤਾਹਿ ਆਧੀਨਾ। 

ਤਾਂ ਤੇ ਤਿਹ ਕੁਕਾਜ ਯਹਿ ਕੀਨਾ। 

ਸੀਤਾ ਸੰਗ ਰਾਮ ਕੇ ਆਈ। 

ਬਨ ਮੈਂ ਰਾਵਨਿ ਸੋਊ ਚੁਰਾਈ ॥ ੩੮ ॥ 

ਕਸਕਿੰਧਾ ਪਤਿ' ਨ੍ਰਿਪ ਸੁਗ੍ਹੀਵੈ। 





242 


ਸੰਗ ਦੋਸਤੀ ਰਾਮ ਕਰੀਵੈ। 

ਤਾਂ ਕਾ ਦਲ ਲੈ ਕੈ ਨਿਜ ਸੰਗੈ। 

ਰਾਵਨ ਹਰਨੇ ਹੇਤ, 'ਉਤੰਗੈਂ” ॥ ੩੯ ॥ 

ਬਾਂਧਯੋ ਸੇਤ', ਸਿੰਧੁ ਪਰ ਆਈ। 

ਥਾਪਯੋ ਸ਼ਿਵਲਿੰਗ ਏਹੁ ਤਦਾਈ। 

ਰਾਵਨ ਮਾਰ ਸੀਆ ਕੋ ਲੈ ਕੈ। 

ਕੀਨੋ ਰਾਜ ਅਯੁਧਯਾ ਜੈ ਕੈ ॥੪੦॥ 

ਰਸਾਵਲ ਛੰਦ: 

ਗਾਥ ਸਾਥ ਹਿਤ ਗਾਇ, ਫੇਰ ਦਿਸ ਔਰ ਪਯਾਨੇ। 
ਪਾਰ ਸਿੰਧ ਤੈ ਹੋਇ, ਸੰਗਲਾਦੀਪ ਸਿਧਾਨੇ। 

ਬਾਗ ਨ੍ਰਿਪ ਕਾ ਕਰਾ ਹਰਾ, ਥਾ ਪਰਾ ਸੁਕਾਨਾ'। 
ਸੁਨਿਰਾਜਾ ਸ਼ਿਵਨਾਭ, ਆਇ ਚਰਨੀ ਲਪਟਾਨਾ 
॥੪੧॥ 

ਪੁਨ ਰਾਨੀ ਆ ਕਰੀ ਅਰਜ਼, ਨ੍ਿਪ ਮਮ ਬਸ 
ਹੋਈ। 


ਜੰਤੁ ਮੰਤੁ ਕਰ ਦੇਹੁ, ਯਾਹਿ ਪਰ ਗੁਰ ਰਵ ਗੋਈ" 
॥੪੨॥ 
“ਸੀ ਮੁਖ ਵਾਕਜ- 


ਨਿਵਣ ਸੁ ਅਖਰੁ' ਖਵਣ ਗੁਣੁ” ਜਿਹਬਾ ਮਣੀਆ 
ਮੰਤੁ”। 

ਏ ਤ੍ਰੈ ਭੈਣੇ ਵੇਸ ਕਰਿ, ਤਾ ਵਸ ਆਵੀ ਕੰਤ। 
ਰਾਜਾ ਰਾਣੀ ਤਈਂ ਸਿੱਖ ਕਰਿ, ਅਗੁ ਸਿਧਾਏ। 
ਕਰਿ ਬਹੁਰਾਜੇ ਸਿੱਖ, ਧਰਮ ਉਪਦੇਸ਼ ਦਿਢਾਏ। 
ਝੰਡੇ ਬਾਢੀ ਕੋ ਮਹੰਤ ਥਾਪਜੋ ਤਿਨ ਕੇਰੋ। 

ਅਬਿ ਲੌ ਮਾਨਤ ਦੇਸ ਤਹਾਂ, ਗੁਰ ਤਈਂ ਬਧੇਰੋ 
॥੪੩॥ 

ਲੈਕਾ ਲੌ ਕਰਿ ਸੈਰ, ਅਏ ਪੁਨ ਹਿੰਦ ਮਝਾਰੀ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਾਣੀ ਕਹੀ। 


#ਇਹ ਦੋਵੇਂ ਹੀ ਤੁਕਾਂ ਮੁਖ ਵਾਕ ਨਹੀਂ, ਭਗਤ ਫਰੀਦ ਜੀ ਦੇ 
ਸ਼ਲੋਕ ਨੰ: ੧੨੭ ਦੀਆਂ ਤੁਕਾਂ ਹਨ। ਕਵੀ ਜੀ ਨੇ ਭੁਲੇਖੇ ਵਿੱਚ 
ਹੀ ਇਨ੍ਹਾਂ ਨੂੰ ਮੁਖ ਵਾਕ ਲਿਖ ਦਿੱਤਾ ਜਾਪਦਾ ਹੈ ਤੇ ਇਨ੍ਹਾਂ ਨੂੰ 
ਅੰਕ ਨੰ: ੪੨ 'ਚ ਗਿਣ ਲਿਆ ਹੈ ਏਸੇ ਕਰਕੇ ਅੰਕ ਨੰ: ੪੨ 
ਦੀਆਂ ਦੋ ਹੀ ਤੁਕਾਂ ਲਿਖੀਆਂ ਹਨ। 

'ਨਿਉਂ ਕੇ ਚਲਣਾ ਚੰਗਾ ਜੰਤਰ ਹੈ। “(ਕੌੜੇ ਬਚਨਾਂ ਨੂੰ) ਸਹਾਰਨਾ 
ਟੂਣਾ ਹੈ। “ਬਾਨ ਨਾਲ (ਮਿੱਠੇ ਤੇ ਪਿਆਰ-ਭਰੇ) ਮਣੀਆਂ 
ਵਰਗੇ (ਕੀਮਤੀ ਬਚਨ ਬੋਲਣੇ। ਮੰਤ੍ਰ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 243 


ਨਦੀ ਸੁ ਪਿਰਖਾ ਤੀਰ, ਸ਼ਹਿਰ ਪੇਖਯੋ ਕੰਜਕਾਰੀ। 

ਸ਼ੈਵ ਲੋਕ' ਬਹੁ ਤੀਰ ਨਦੀ, ਬੈਠੇ ਲਿੰਗ ਪੂਜੈਂ। 'ਸ਼ਿਵ ਦੇ ਉਪਾਸ਼ਕ। 

ਰਚਿ ਮਿਰਿਤਕਾ ਕੇ ਜਜੈਂ:, ਧਰੇ ਗਲਿ ਪਾਹਨ ਦੁੂਜੈਂ? 'ਮਿੱਟੀ ਦੇ (ਸ਼ਿਵ ਲਿੰਗ) ਬਣਾ ਕੇ (ਤਾਂ) ਪੂਜਦੇ ਹਨ। “ਤੇ ਦੂਜੇ 
॥੪੪॥ ਪੱਥਰ ਦੇ (ਸ਼ਿਵ ਲਿੰਗ) ਗਲਾਂ 'ਚ ਪਾਏ ਹੋਏ ਹਨ। 
ਚੌਪਈ: 

ਰੌਦਰ, ਉੱਗਰ, ਸ਼ੈਵ, ਪਾਸਪਤ। 

ਜੰਗਮ, ਪਾਂਚ ਭੇਦ ਯਹਿ ਤਿਨਿ ਮਤ। 

ਕਿੰਨਹੂ ਗਰਿ ਬਹੁ ਲਿੰਗ ਲਟਕਾਏ। 

ਕਿਨਿ ਤ੍ਰਿਸੂਲ, ਰੁਦ੍ਰਾਖ' ਧਰਾਏ ॥ ੪੫॥ 'ਰੁਦ੍ਰਾਖ ਦਰੱਖ਼ਤ ਦੇ ਫਲਾਂ ਦੀ ਮਾਲਾ। 

ਕਰਨ ਫੁਲ' ਕਿਨਿ ਸੇਲੀ ਮੇਲੀ। 'ਕੰਨ ਦਾ ਗਹਿਣਾ ਜੋ ਫੁੱਲ ਦੀ ਸ਼ਕਲ ਦਾ ਹੁੰਦਾ ਹੈ। 
ਸਾਂਪ ਚਿੰਨ੍ਹ ਕਿਨਿ ਜਟਾ ਬੰਧੇਲੀ। 

ਰਕਤ ਨੇਤਰ ਅਮਲਨਿ ਮਦ ਮਾਤੇ। 

ਖਾਕ ਮਸਾਨ ਮਲੀ ਬਹੁ ਭਾਂਤੇ ॥ ੪੬ ॥ 

ਤਪਤ ਚਿੰਨ੍ਹ ਤ੍ਰਿਸੂਲਨ ਕੇਰੇ। 

ਤਨ ਪਰ ਸਬਿ ਨੈ ਧਰੇ ਬਧੇਰੇ। 

ਬੋਲੇ ਸੋ ਸਤਿਗੁਰ ਢਿਗ ਆਈ। 

ਸ਼ੰਕਰ ਕਾ ਜੋ ਚਿੰਨ ਰਖਾਈ ॥੪੭॥ 

ਭੰਗ, ਧਤੂਰਾ, ਪੋਸਤ, ਆਕਾ। 

ਛਕ ਕਰਿ ਰਹੇ ਮਸਤ ਬੇਬਾਕ'। 

ਯੌ ਜਮ ਲੋਕ ਬਿਖੈ ਨਹਿ ਜੈ ਹੈਂ। 

ਤਨ ਤਜਿ ਸ਼ਿਵ ਕੇ ਲੋਕ ਸਿਧੈ ਹੈਂ ॥੪੮॥ 

ਯਾਂ ਤੇ ਸੁਰ ਨਰ ਅਸੁਰ ਅਪਾਰੇ। 

ਧਯਾਨ ਧਰਤਿ ਸ਼ੰਕਰ' ਕਾ ਸਾਰੇ। 

ਨਿਗਮਾਗਮ ਸਿੰਮ੍ਰਿਤਿ ਪੌਰਾਨਾ। 

ਸ਼ਿਵ ਕੋ ਈਸ਼ੂਰ ਸਬਿਨਿ ਬਖਾਨਾ ॥ ੪੯ ॥ 

ਸ਼ਿਵ ਸਮ ਔਰ ਦੇਵ ਨਹਿ ਗਯਾਨੀ। 

ਸ਼ਕਤਿ' ਤਾਂਹਿ ਕੀ ਆਦਿ ਭਵਾਨੀ। 

ਤਾ ਕੀ ਅੰਸ਼ ਲਖਮੀ ਆਦੀ। 

ਹੈ ਸਬਿ ਜਾਨਹੁ ਬੇ ਤਾਦਾਤੀ' ॥੫੦॥ 

ਪੁਨ ਗੁਰ ਕਹਸੋ ਸੁਨੋ ਦੁਰਭਾਗੇ'। 





244 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਸੂਅਨ ਸਮ ਜੁ ਅੰਗ ਤੁਮ ਦਾਗੇ'। 
ਸਬਿ ਅੰਗਨ ਮੈ ਹੀ ਸੁਰ ਬਸ ਹੈਂ। 
ਵਹਿ ਤੋ ਗਏ ਤੁਮਾਰੇ ਨਸ ਹੈਂ ॥੫੧॥ 
ਅਰ ਪੁਨ ਜਿਤਕ ਲਵਾਸ' ਤੁਮਾਰੋ। 
ਅਸੁਰਨ ਤੈ ਕੁਛ ਕਮ ਨਹਿ ਸਾਰੋ। 
ਮਾਨੁਖ ਉੱਤਮ ਦੇਹ ਮਹਾਂਹੀ'। 
ਬਾਂਛਹਿ ਸਰਬ ਦੇਵਤੋਂ ਜਾਂਹੀ ॥੫੨ ॥ 
ਸੋ ਤੁਮ ਜਨਮ ਵਯਰਥ ਨਿਜ ਖੋਯੋ। 
ਭਜਯੋ ਨ ਪ੍ਰਭੂ ਨ ਜਗ ਸੁਖ ਜੋਯੋ'। 
ਜੈਸੋ ਦੇਵ ਸੇਵ ਹੈ ਜੋਈ। 

ਤਾਂ ਕੇ ਨਿਕਟ ਜਾਇ ਹੈ ਸੋਈ ॥੫੩॥ 
ਭੂਤ ਪ੍ਰੇਤ ਪਿਸਾਚਨ' ਸੈਨਾ”। 

ਹੈ ਸ਼ਿਵ ਕੀ, ਤੁਮ ਬਨ ਹੋ ਐਨਾ'। 
ਲਾਭ ਸ਼ਿਵਹਿ ਭਜ ਤੁਮ ਬਡ ਹੋਯੋ। 
ਬਨਹੋ ਪ੍ਰੇਤ ਮਨੁਖ ਤਨ ਖੋਯੌ ॥੫੪॥ 
ਯਹਿ ਕਹਿ ਸੂਤਿ' ਪੁਨ ਔਰ ਬਤੈ ਹੈ'। 
ਤਪਤ ਚਿੰਨ੍ਹ ਜਨ ਜੇਊ ਧਰੈ ਹੈਂ। 
ਤਾਹੀ ਕੋ ਨਰ ਜੋਊ ਦਰਸੈਂ। 

ਤਾ ਕੋ ਪਾਪ ਪੁੰਜ ਪੁਨ ਪਰਸੈਂ! ॥੫੫॥ 
ਤੁਰਤ” ਸਚੈਲ? ਕਰੈ ਇਸ਼ਨਾਨਾ। 
ਚੰਦਰਾਯਨ ਬੂਤ' ਕਰੈ ਮਹਾਨਾ। 


ਪਾਪ ਦੂਰ ਤਾ ਕੋ ਤਬਿ ਹੋਈ”। 


ਤੁਮਰੀ ਗਤੀ' ਕਹੈ ਕਜਾ ਕੋਈ ॥੫੬॥ 
ਤਾਂ ਤੇ ਦੂਰ ਕੂਰ ਮਤ ਤਜੋ। 

ਪਾਰਬੂਹਮ ਪ੍ਰਮਾਤਮ ਭਜੋ। 

ਜਾਂਹਿ ਦ੍ਰਾਰਿ ਪਰ ਬਿਧਿ ਸ਼ਿਵ ਹਰੀ। 
ਦੇਵੀ ਅਨਿਕ ਜੋਰਿ ਕਰ ਖਰੀ' ॥੫੭॥ 
ਪੈਹੋ ਤਿਹ ਭਜਿ ਭੁਗਤੀ ਮੁਕਤੀ। 

ਬੇਦ ਕਹਤਿ ਯਹਿ ਸਾਚੀ ਯੁਕਤੀ। 


'ਾਸ ਖਾਣਿਆਂ ਦੀ। “ਫੌਜ। 
'ਤੁਸੀਂ ਵੀ ਠੀਕ (ਉਨ੍ਹਾਂ ਵਰਗੇ ਹੀ) ਬਣ ਜਾਉਗੇ। 


'ਲੱਗਦੇ ਹਨ। 

ਛ਼ੇਤੀ। ਸਣੇ ਕਪੜੀਂ। 

'ਉਹ ਬੂਤ ਜਿਸ ਤੋਂ ਚੰਦੂ ਲੋਕ ਦੀ ਪ੍ਰਾਪਤੀ ਹੋਵੇ। (ਅ) ਚੰਦ੍ਮਾ 
ਦੇ ਵਧਣ ਘਟਣ ਨਾਲ ਬੁਰਕੀਆਂ ਦਾ ਵਧਾਉਣਾ ਘਟਾਉਣਾ। 
#ਇਹ ਗੁਰਾਂ ਦਾ ਮਤ ਨਹੀਂ ਸਗੋਂ ਗੁਰੂ ਜੀ ਉਨ੍ਹਾਂ ਨੂੰ ਦੱਸਦੇ ਹਨ 
ਕਿ ਤੁਹਾਡੇ ਵੇਦ ਇਉਂ ਆਖਦੇ ਹਨ। 

'ਹਾਲਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 245 


ਯਹਿ ਸੁਨਿ ਸਤਿਨਾਮੁ ਉਨਿ ਗਹਾ। 

ਸਾਚਾ ਮਤ ਬੈਦਕ ਮਗ! ਲਹਾ” ॥੫੮॥ ਵੈਦਕ (ਆਸਤਕ) ਰਸਤੇ ਦਾ। “ਜਾਣਿਆ। 
ਦੋਹਰਾ: 

ਕਰ ਕਿਰਤਾਰਥ ਤਿਨੋਂ ਕੋ, 

ਗਣ ਪੁਰ ਪਹੁੰਚੇ ਜਾਇ। 

ਤੀਰ ਕੌਮਦੀ ਨਦੀ ਕੇ, 

ਗਣਪ' ਪਿਖੇ ਬਹੁ ਭਾਇ ॥ ੫੯ ॥ 

ਚੌਪਈ: 

ਬੈਠੇ ਤਿਹ ਠਾਂ ਗੁਰ ਜਬਿ ਜਾਏ। 

ਗਾਣਪ ਲੋਕ ਅਧਿਕ ਚਲਿ ਆਏ। 

ਤਪਤ ਚਿੰਨਜ ਅਨਗਨ ਤਨ ਲਾਏ। 

ਨਿਜ ਮਤ ਕੇ ਯੌਂ ਬੈਨ ਅਲਾਏ ॥ ੬੦॥ 

ਹਮ ਗਣੇਸ਼ ਕੇ ਭਗਤ ਉਦਾਰੇ। 

ਖਸ਼ਟ ਬਿਧਾ' ਸੁਖ ਲੈਹਿਂ ਅਪਾਰੇ। ਛੇ ਤਰ੍ਹਾਂ ਦੇ (ਗਣੇਸ਼ ਦੇ ਮਤ ਧਾਰ ਕੇ)। 
ਗਣਪ ਹਰਿਦੁ ਔਰ ਉਚਿਸ਼ਟਿ। 

ਨਵਨੀਤ, ਹੇਮ, ਸੰਤਾਨ ਕਨਿਸ਼ਟਿ' ॥੬੧॥ 'ਸੰਤਾਨ ਮਤ ਸਭ ਤੋਂ ਨੀਚ ਹੈ। 
ਗਾਣਪ' ਪੁਥਮ ਬੈਨ ਯੋਂ ਗਾਏ। 'ਗਣੇਸ਼ ਦੀ। 

ਮਹਿਮਾ ਗਣਪ ਸੂਤਿ ਸਬਿ ਗਾਏ। 

ਹੈ ਗਨੇਸ਼ ਜਗਤੇਸ਼ ਬਖਾਨਾ। 

ਜਾਂਹਿ ਰਚੇ ਬਿਧਿ ਹਰੀ ਹਰ ਨਾਨ੍ਹਾ ॥੬੨॥ 

ਮੰਗਲ ਦਾਨ ਅਮੰਗਲ ਹਾਰੀ'। ਖ਼ੁਸ਼ੀਆਂ ਦੇਣ ਵਾਲਾ ਤੇ ਗ਼ਮੀਆਂ ਨਾਸ ਕਰਨ ਵਾਲਾ। 
ਸੁੰਡ, ਦੰਤ, ਸਸਿ' ਚਿੰਨ੍ਹ ਜੁ ਧਾਰੀ। 'ਚੰਦੂਮਾ ਦੇ। 

ਤਿਲਕ ਸੰਧੂਰ ਭੂਰ ਦੁਖ ਹਰ ਕੈ। 

ਜੀਵਤਿ ਭੁਗਤਿ, ਮੁਕਤਿ ਲਹਿ ਮਰ ਕੈ ॥੬੨੩॥ 

ਯਹਿ ਸੁਨਿ ਸਤਿਗੁਰ ਕਹਜੋ ਸੁਨਾਈ। 

ਜਗ ਕਾਰਣ ਗਣਪਤਿ' ਨਹਿ ਭਾਈ। 'ਗੁਣੇਸ਼। 

ਤਾਂ ਕੋ ਸ਼ਿਵ ਸੁਤ' ਬੇਦ ਬਖਾਨੇ। 'ਸ਼ਿਵਾ ਦਾ ਪੁੱਤ੍। 
ਪਾਰਬ੍ਰਹਮ ਨਹਿ ਕੋਈ ਮਾਨੇ ॥੬੪॥ 


ਦਹਰਾ : 
ਤਜਿ ਗਜ' ਚਿੰਨ੍ਹ ਅਨੈਨਿ ਹੈ”, ਹਾਥੀ ਦੇ। “ਇਕ ਵਾਹਿਗੁਰੂ ਦਾ ਭਗਤ ਹੋ ਕੇ (ਅਨੰਨਿ=ਦੂਜੇ 





246 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਜੋ ਏਕ ਪਰਮੇਸ਼। 

ਮਾਨ ਬੈਨ ਗਾਣਪ ਗਏ, 

ਉਰਿ ਧਰਿ ਗੁਰਿ ਉਪਦੇਸ਼ ॥ ੬੫॥ 

ਚਤਰ ਭੁਜਾ ਪਟ ਪੀਤ'। 'ਚਾਰ ਬਾਹਾਂ ਤੇ ਪੀਲੇ ਬਸਤ੍ਰਾਂ ਵਾਲਾ। 

ਸੇਵੋਂ ਦੇਵ ਤ੍ਰੈਨੈਨ ਕੋ', 'ਤਿੰਨਾਂ ਨੇੜ੍ਹਾਂ ਵਾਲੇ ਗਣੇਸ਼ ਨੂੰ। 
ਅੰਕਸ ਪਾਸ ਉਪਵੀਤ' ॥ ੬੬ ॥ (ਜਿਸ ਦੇ) ਪਾਸ ਕੁੰਡਾ ਤੇ ਜਨੇਊ ਹੈ। 

ਤੁੰਡ, ਦੰਤ', ਤ੍ਰਿਸੂਲ ਚਿੰਨ੍ਹ, ਮੁਖ ਅਤੇ ਦੰਦ। 

ਤਪਤ ਧਰੇ ਜਨ ਜੋਇ। 

ਤਿਲਕ ਕਰੈ ਸੰਧੂਰ ਕਾ, 

ਪਾਰ ਪਰੈ ਭਵ' ਸੋਇ ॥੬੭॥ 

ਚੌਪਈ: 

ਗੁਰੂ ਕਹਯੋ ਯਹਿ ਤੁਮਰਾ ਭੇਦ। 

ਅਹੇ ਬਸਰਥ ਅਮੂਲਕ ਬੇਦ'। 

ਪੀਤਰੰਗ ਪਟ ਪੀਤ' ਜੁ ਧਰੈਂ। 

ਪੀਤ ਵਸਤੁ ਸੋਂ ਪੂਜਨ ਕਰੈਂ ॥੬੮॥ 

ਤਬੈ ਹਰਿਦੁ ਨਾਮ ਗਣੇਸ਼। 

ਕਹਿਲਾਵਤਿ ਸੋ ਪੂਤ ਮਹੇਸ਼। 

ਤਿਹ ਪ੍ਰਮੇਸ਼ਰ ਕੋਇ ਨ ਭਾਖੈ। 

ਜੋ ਭਾਖੈ ਸੋ ਸੀਂਚਤਿ ਸਾਥੇ' ॥੬੯॥ 'ਉਹ ਟਾਹਣੀਆਂ ਸਿੰਜਦਾ ਹੈ। 
ਸ਼ਰਮਿੰਦੇ ਹੂ ਗਏ ਹਰਿਦਰੀ। 

ਅਏ ਉਚਿਸ਼ਿਟ ਭਰਿਸ਼ਿਟ ਉਪਦੀ'। 'ਪਾਪੀ। 

“ਪੂਰਬ ਉਕਤਿ ਚਿੰਨ੍ਹ ਜੇ ਧਰਿ ਹੈਂ। “ਏਥੋਂ ਉਚਿਸ਼ਿਟ ਮਤ ਵਾਲੇ ਆਪਣਾ ਮਤ ਕਹਿਣ ਲੱਗੇ ਹਨ। 
ਅੰਗਨ ਮੈ ਅੰਗਨਾ ਕੋ ਭਰਿ ਹੈਂ! ॥ ੭੦॥ 'ਇਸਤ੍ਰੀਆਂ ਨੂੰ (ਜੱਫੀਆਂ 'ਚ) ਪਕੜ ਲੈਂਦੇ ਹਨ। 
ਆਪ ਪੀਏ ਮਦ' ਤਾਂਹਿ ਪਿਲਾਵੈ। 'ਸ਼ਰਾਬ। 

ਚੁੰਬਨ' ਆਲਿੰਗਨ? ਮਨ ਭਾਵੈ। 'ਚੁੰਮਣਾ। “ਛਾਤੀ ਨਾਲ ਲਾਉਣਾ, ਅੰਗਾਂ ਨਾਲ ਲਾਉਣਾ। 
ਆਸਨ ਬਿਬਿਧ' ਭੋਗ ਪੁਨ ਕਰੈਂ। ਤਰ੍ਹਾਂ ਤਰ੍ਹਾਂ ਦੇ ਆਸਨਾਂ ਨਾਲ। 

ਨਿਜ ਪਰ ਤਿਯ! ਨਹਿ ਭੇਦ ਵਿਚਰੈਂ ॥ ੭੧॥ 'ਆਪਣੀ ਤੇ ਪਰਾਈ ਇਸਤ੍ਰੀ ਵਿੱਚ। 

ਪਯਾਲੇ ਏਕ ਵੀਚ ਸਬਿ ਛਕਿ ਹੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਤੇ ਹਮ ਉਚਿਸ਼ਿਟ ਮਤ ਰਖ ਹੈਂ। 

ਜੋ ਕੁਛ ਕਰਤਿ ਹਮਾਰਾ ਸ੍ਹਾਮੀ। 

ਹਮ ਸਬਿ ਕਰੈਂ ਤੈਸ ਅਭਿਰਾਮੀ' ॥ ੭੨॥ 
ਮਤ ਹਮਾਰ ਅਤਿ ਆਨੰਦ ਦੈ ਹੈ। 

ਜੀਵਤ ਭੋਗ, ਮੋਖ ਮਰ ਲੈ ਹੈ। 

ਕਹਸੋ ਗੁਰੂ ਮਤ ਅਤਿ ਭਰਿਸ਼ਟ ਤਵ। 
ਨਰ ਸਿਿਸ਼ਟ' ਨਹਿ ਦ੍ਰਿਸ਼ਟਿ ਕਰੈਂ ਲਵ? ॥ ੭੩॥ 
ਪਰ ਤਿਯ ਪਰਸੇ' ਅਘ ਪੁੰਜ ਪਰਸੈਂ?। 
ਮਦਰਾ ਪਾਨ ਹਾਨਿ ਧੁਮ ਕਰਸੈਂ”। 

ਯਾਦਵ ਕਰੇ ਨਾਸ ਮਦ ਪਾਨਾ। 

ਪਰ ਤਿਯ ਸੰਗ ਭੰਗ ਭੇ ਨਾਨ੍ਹਾ ॥ ੭੪ ॥ 
ਲੈਕਾਪਤਿ' ਕਾ ਬੰਸ ਨਸਾਨਾ। 

ਇੰਦੂ ਲਹੇ ਭਗ ਚਿੰਨ੍ਹ ਕਿਤਾਨਾ'। 

ਮਰੇ ਕ੍ਰੀਚਕ' ਸਸੀ ਛਈ ਭੌ”। 


ਬਿਸ਼ੇ ਸੰਗ ਮਤਿ ਭੰਗ ਭਈ ਜੋ ॥ ੭੫॥ 
ਨਿਜ ਅਪ੍ਰਾਧ ਤਾਂਹਿ ਪਰ ਧਰਯੋ। 

ਤੁਮੈ ਗਨੇਸ਼ ਬਿਸ਼ਈ ਜੁਰਰਜੋ। 

ਹੈ ਗਨੇਸ਼ ਮੁਦ ਮੰਗਲ ਕਾਰੀ। 

ਭਗਤ ਅਨੌਨਯ ਹਰੀ ਕਾ ਭਾਰੀ ॥ ੭੬॥ 
ਤੁਮ ਕੋ ਮਿਲ ਹੈ ਨਰਕ ਕਰਾਰਾ। 

ਮਤ ਭਰਿਸ਼ਟ ਜੋ ਤੁਮ ਨੇ ਧਾਰਾ। 

ਯਹਿ ਸੁਨਿ ਵਹਿ ਗੁਰਿ ਪਗ ਲਪਟਾਏ। 
ਸਤਿਨਾਮੁ ਲੈ ਧਾਮ ਸਿਧਾਏ ॥ ੭੭॥ 
ਦੋਹਰਾ: 

ਤ੍ਰੈਸੇਵੀ', ਰੌਦੂ”, ਗਣਪਾ, 


ਭੈਰਵ', ਸਕੰਧ”, ਕੁਮਾਰ”। 


ਆਇ ਇਨੈ ਚਰਚਾ ਕਰੀ, 


247 


ਸ੍ਰੇਸ਼ਟ ਪੁਰਸ਼। 'ਥੋੜ੍ਹੇ ਮਾਤ੍ਹ ਵੀ। 
ਫ਼ੁਹਣ ਨਾਲ। “ਬਹੁਤ ਪਾਪ ਲੱਗਦੇ ਹਨ। 
ਸ਼ਰਾਬ ਦਾ ਪੀਣਾ ਧਰਮ ਦਾ ਨਾਸ ਕਰ ਦੇਂਦਾ ਹੈ। 


ਅਨੇਕਾਂ ਹੀ ਨਾਸ ਹੋ ਗਏ। 

'ਰਾਵਨ। 

ਕਿਤਨੇ ਹੀ ਭਗ ਦੇ ਨਿਸ਼ਾਨ। 

'ਕੀਚਕ (ਆਦਿ ਸੌ ਭਰਾ) ਮਰ ਗਏ। “ਚੰਦੂਮਾ ਕਲੌਕੀ ਹੋ 
ਗਿਆ। 


ਤਿੰਨਾਂ ਦੇਵਤਿਆਂ (ਬੁਹਮਾ, ਬਿਸ਼ਨ ਤੇ ਸ਼ਿਵ) ਦੀ ਸੇਵਾ ਕਰਨ 
ਵਾਲੇ। ”ਸ਼ਿਵ-ਉਪਾਸ਼ਕ। “ਗਣੇਸ਼-ਉਪਾਸ਼ਕ। 
'ਭੈਰੋਂ ਦੇ ਉਪਾਸ਼ਕ। “ਸ਼ਿਵ ਦੇ ਪੁੱਤਰ ਕਾਰਤਕੇਯ ਦੇ ਉਪਾਸ਼ਕ। 
ਬੁਹਮਾ ਦੇ ਚਾਰ ਪੁੱਤਰਾਂ (ਸਨਕ, ਸਨੌਦਨ, ਸਨਾਤਨ ਤੇ) 
ਸਨਤ ਕੁਮਾਰ ਦੇ ਉਪਾਸ਼ਕ। 





248 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਖਰ ਗਏ ਸੁ ਹਾਰ ॥ ੭੮॥ 
ਚੌਪਈ: 

ਗਾਣਪ ਗਏ ਮਾਰਗੀ' ਆਏ। 

ਤਿਨਿ ਨਿਜ ਮਤ ਯੌ ਕਹਯੋ ਸੁਨਾਏ। 
ਨਹਿ ਪ੍ਰਮੇਸ਼ੂਰ ਭਿੰਨ' ਜੀਵ ਹੈ। 

ਤਨ ਤੇ ਜੁਦਾ ਨ ਜੀਵ ਥੀਵ ਹੈ! ॥ ੭੯॥ 
ਜਬਿ ਲੌ ਦੇਹ ਰਹੈ ਜਗ ਮਾਹੀ। 

ਭੋਗ ਭੋਗ ਲੀਜੈ ਮਨਿ ਚਾਹੀ। 

ਮਰੇ ਮੁਕਤਿ ਸਬਿ ਹੀ ਕੋ ਹੋਵੈ। 

ਤਨ ਧਨ ਕਯੋਂ ਸਾਧਨ ਮੈ ਖੋਵੈ ।੮੦॥ 
ਫਲ ਕਰਮਨ ਕਾ ਆਗੇ ਐਸਾ। 

ਬੈਂਤ, ਬਾਂਸ ਤੇ ਫਲ ਚਹਿ ਜੈਸਾ। 
ਈਸ਼ਰ ਹਊਆ ਬਾਲ ਡਰਾਵਾ। 
ਕਲਪਸੋ ਕੂਰਨਿ ਕੂਰ ਬਨਾਵਾ' ॥੮੧॥ 
ਜਗ ਅਨਾਦਿ ਪ੍ਰਵਾਹਾਕਾਰੂ'। 


ਆਵਤਿ ਚਲਯੋ ਨ ਪਾਰਾਵਾਰੂ। 
ਬਰਖਾਦਿਕ ਰਿਤੁ' ਹੂੰ ਸੁਭਾਵ ਤੈ”। 
ਈਸ਼ੂਰ ਮਾਨਨ ਕੌਨ ਭਾਵ ਤੈ' ॥੮੨॥ 
ਜਿਨ ਨਿਸਚੇ ਹਮਰਾ ਮਤ ਕੀਨੋ। 
ਮੁਕਤਿ ਭੁਕਤਿ ਤਿਨਿ ਕਰ ਤਲ' ਲੀਨੋ। 
ਭੈਰਵਿ ਚੱਕਰ ਮੈ ਜੇ ਐਹੈਂ। 


ਸੇ ਫਿਰ ਭਵ ਚੱਕ੍ਰ' ਨਹਿ ਪੈਹੈਂ ।੮੩॥ 
ਪਾਂਚ ਮਕਾਰ' ਸੇਵ ਹੈ ਜੋਈ। 
ਪਰਮਾਨੰਦ ਲਹੈ ਜਨ ਸੋਈ। 

ਯਹਿ ਸੁਨਿ ਪੁਨ ਗੁਰਿ ਬੈਨ ਬਖਾਨੇ। 
ਜਾਂ ਤੇ ਭਯੋਂ ਤਿਨੈ ਵਰ ਗਯਾਨੇ ॥੮੪॥ 
ਹੈ ਪ੍ਰਮੇਸ਼ਰ ਏਕ ਬਿਚਾਰੋ। 

ਬਿਨਾ ਨਯੰਤਾ' ਚਲੈ ਨ ਕਾਰੋ?। 

ਮਾਯਾ ਸ਼ਕਤਿ ਤਾਹਿ ਕੀ ਜੋ ਹੈ। 


'ਝੂਠਿਆਂ ਨੇ ਕਲਪ ਕੇ ਝੂਠਾ ਹੀ (ਈਸ਼ਰ) ਬਣਾਇਆ ਹੈ। 
ਪ੍ਰਵਾਹ ਰੂਪ ਸੰਸਾਰ ਦਾ ਆਦਿ ਨਹੀਂ। 


'ਰੁੱਤਾਂ। “ਸੁੱਤੇ ਸਿੱਧ, ਆਪਣੇ ਆਪ। 
'ਈਸ਼ਰ ਨੂੰ ਕਿਸ ਮਤਲਬ ਲਈ ਮੰਨਣਾ ਹੈ। 


'ਹੱਥ ਦੀ ਤਲੀ 'ਤੇ। 

'ਤੰਤ੍ ਸ਼ਾਸਤੁ ਅਨੁਸਾਰ ਵਾਮ ਮਾਰਗੀਆਂ ਦਾ ਇਕੱਠਾ ਹੋਇਆ 
ਮੰਡਲ ਜੋ ਇੱਕੋ ਭਾਂਡੇ ਵਿੱਚ ਮਾਸ ਖਾਂਦੇ ਤੇ ਸ਼ਰਾਬ ਪੀਂਦੇ ਹਨ। 
'ਸੰਸਾਰ (ਦੇ ਜੰਮਣ ਮਰਣ ਦੇ) ਚੱਕਰ ਵਿੱਚ। 

ਪੰਜ ਮੰਮੇ=ਮਦਰਾ, ਮਾਸ, ਮੈਥਨ, ਮਾਇਆ, ਮੁੱਦਾ (ਮੁੱਦਾ- 
ਭੁਜੇ ਹੋਏ ਚਿੜਵੇ, ਛੋਲੇ ਤੇ ਕਣਕ ਦਾ ਬੇਰੜਾ।) 


ਪ੍ਰੇਰਕ (ਪ੍ਰਮੇਸ਼ਰ]। “ਕੰਮ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 249 


ਰਚਯੋ ਜਗਤ ਨਾਲ੍ਹਾ ਬਿਧਿ ਕੋ ਹੈ ॥੮੫॥ 

ਜੀਵ ਸੁਤੰਤਰ ਕਰਮ ਕਰੈ ਹੈ। 

ਫਲ ਦੁਖ ਸੁਖ ਸਬਿ ਈਸ਼ੂਰ ਦੈ ਹੈ। 

ਇਕ ਘਰ ਮੈ ਜਿਮ ਏਕ ਸੁਆਮੀ। 

ਹੋਇ, ਤੌ ਚਲਤਿ ਕਾਰ ਅਭਿਰਾਮੀ' ॥੮੬॥ 

ਪੈਂਚ ਨਗਰ ਨ੍ਰਿਪ ਮੁਲਕਨ ਕੇਰੋ। 

ਸ਼ਾਹਿਨ ਸ਼ਾਹਿ ਸ਼ਾਹਿਨ ਪਰ ਹੇਰੋ। 

ਕਾਰ ਬ੍ੁਹਮੰਡਨ ਕਾ ਜਿਹਿ ਹਾਥ। 

ਹੈ, ਤਾ ਕੋ ਕਹਿ ਸੂਤਿ ਜਗਨਾਥ ॥੮੭॥ 

ਤਾਂਹਿ ਉਪਾਸ਼ਨ ਜੋ ਜਨ ਕਰੈਂ। 

ਮੁਕਤਿ ਭੁਗਤਿ ਲਹਿ ਭਵਨਿਧਿ ਤਰੈਂ। 

ਪਾਂਚ ਮਕਾਰ ਜੋ ਸੇਵਨ ਕਰਿ ਹੈਂ। 

ਨਰਕ ਪਰਨ ਮੈ ਫਰਕ ਨ ਫਰਿ ਹੈਂ! ॥੮੮॥ __ 'ਫ਼ਰਕ ਨਹੀਂ ਫੜਦੇ ਭਾਵ ਜ਼ਰੂਰ ਹੀ ਨਰਕਾਂ ਵਿੱਚ ਪੈਂਦੇ ਹਨ। 

ਸੁਨਿ ਉਪਦੇਸ਼ ਵੇਸ! ਯਹਿ ਗੁਰ ਕਾ। 'ਚੰਗਾ, ਸ੍ੇਸ਼ਟ। 

ਭਏ ਸਿੱਖ ਛੋਰਯੋ ਭ੍ਰਮ ਉਰ ਕਾ। 

ਆਗੇ ਸਤਿਗੁਰ ਕੀਯੋ ਪਯਾਨਾ। 

ਸੰਗ ਲਏ ਬਾਲਾ ਮਰਦਾਨਾ ॥ ੮੯॥ 

ਸ਼ਿਵ ਕਾਂਚੀ ਸ਼ਿਵ ਪੱਟਨ' ਆਏ। ਸ਼ਿਵ ਦੇ ਸ਼ਹਿਰ ਸ਼ਿਵ-ਕਾਂਚੀ। (ਕਾਂਚੀ=ਹਿੰਦੂਆਂ ਦੀਆਂ ਸੱਤ 
ਪਵਿੱਤਰ ਪੁਰੀਆਂ ਵਿੱਚੋਂ ਇਕ ਪੁਰੀ, ਜੋ ਮਦਰਾਸ ਦੇ ਜ਼ਿਲਾ 
ਚੇਗਲ ਪਟ ਵਿੱਚ ਹੈ ਜਿਸ ਦਾ ਹੁਣ ਪੁਸਿੱਧ ਨਾਮ 'ਕਾਂਜੀ ਵਰੰ' 
ਹੈ।) 

ਸਤੀ ਨਾਮ ਗਿਰਿ ਜਹਾਂ ਸੁਹਾਏ। 

ਲਿੰਗ ਤਹਾਂ ਸ਼ਿਵ ਨਾਮ ਬਚਰੇਸ਼ੂਰ'। ਬਰੇਸ਼ੂਰ ਨਾਮ ਦਾ ਉੱਥੇ ਸ਼ਿਵ ਲਿੰਗ ਹੈ। 

ਪੂਜੈਂ ਸਬਿ ਜਨ ਲਖਿ ਪ੍ਰਮੇਸ਼ੂਰ ॥ ੯੦॥ 


(2 


“ਤੰਦ: "ਇਹ ਛੰਦ ਪਿੰਗਲ ਅਨੁਸਾਰ 'ਹਰਿ ਗੀਤਕਾ' ਛੰਦ ਹੈ ਜਿਸ ਦਾ 
ਲੱਛਣ ਹੈ, ਚਾਰ ਚਰਨ, ਪੁਤਿ ਚਰਨ ੨੮ ਮਾਤ੍ਹਾਂ, ੧੬-੧੨ 
ਮਾਤ੍ਰਾਂ ਤੇ ਬਿਸ੍ਹਾਮ, ਅੰਤ ਰਗਣ ਗਣ (ਸ਼ੀਸ਼)। ਇਸ ਛੰਦ ਨੂੰ 
ਲਿਖਿਆ ਹੈ। 





250 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਗ ਜਿਨ ਕਾ ਜਾਗਯੋ। 

ਸੁਨਿ ਬੈਨ ਗੁਰ ਕੇ ਛੌਰ ਉਰ ਕੇ', 
ਭਏ ਉਨ ਕੇ ਦੂਰ ਹੈਂ। 

ਗੁਰ ਬੂਝਯੋ ਤਬਿ ਭਾਖਯੋ ਉਨਿ 

ਐਸ ਨਿਜ ਮਤ ਭੂਰ' ਹੈ ॥ ੯੧॥ 
ਜਬਿ ਲੁਪਯੋ' ਬੈਦਕ ਧਰਮ ਮਾਰਗ”, 
ਬੋਧ ਮਤ ਜਗਿ ਛਯੋ ਥਾ'। 

ਤਬਿ ਬੇਦ ਮਤ ਪੁਚਾਰ ਹਿਤ, 
ਅਵਤਾਰ ਸ਼ੰਕਰ' ਭਯੋ ਥਾ। 

ਉਨਿ ਖੰਡ ਕੈ ਪਾਖੰਡ ਮਤ, 

ਸ਼ਿਵ ਲਿੰਗ ਥਾਪਨ ਬਹੁ ਕੀਏ। 

ਵਹਿ ਪਾਇ ਹੈਂ ਫਲ ਚਾਰ ਜੋ 

ਸ਼ਿਵ ਲਿੰਗ ਪੂਜੈਂ ਦਿਲ ਦੀਏ ॥੯੨॥ 


ਸ੍ਰੈਯਾ: 
ਯੌਂ ਸੁਨਿ ਕੈ ਤਿਨ ਕੀ ਬਤੀਆਂ, 


ਗੁਰਿ ਹੱਸ ਕਹਯੋ ਮਤ ਨੀਕ ਨ ਥਾਰੈ'। 
ਜੇ ਕਰ ਲਿੰਗ ਅਹੇ ਜਢ ਈਸ਼ੂਰ, 

ਤੌ ਗਿਰ ਹ੍ਹੈ ਸਥਿ ਊਚ ਕਰਤਾਰੈ। 
ਭਾਵਹੁ' ਕੀਚ” ਵਿਖੇ ਦਿਹੁ ਡਾਰੈ। 

ਜੋ ਜਢ ਪਾਹਨ' ਹੀਨ ਕ੍ਰਿਆ ਨਿਜ, 
ਤੋਹਿ ਕਹਾਂ ਭਵ ਸਾਗਰ ਤਾਰੈ ॥੯੨॥ 
ਮਾਨਸ ਦੇਹ ਲਹੀ ਬਡ ਪੁੰਨਨਿ, 
ਕਾਹੇ ਗਵਾਵਤ ਹੋ ਬਿਰਥਾਰੇ'। 
ਕੋਦਹਿ ਕਾਕ ਬਿਡਾਰਨ ਕੇ ਹਿਤ', 
ਚਿੰਤ ਮਨੀ ਤਨ ਡਾਰਤ ਬਾਰੇ'। 

ਅੰਬ ਗਵਾਵਤ ਆਕ ਜਮਾਵਤ, 


ਚਾਹਤਿ ਮਾਖਨ ਨੀਰ ਮਥਾਰੇ'। 
ਨਾਹਿ ਕਲਯਾਨ ਭਵੈ ਤੁਮਾਰੀ, 


ਹਿਰਦੇ ਦੇ (ਅਗਿਆਨ ਰੂਪ) ਛੌੜ (ਪੜਦੇ)। 


'ਬਹੁਤਾ। 
ਫ਼ੁਪ ਗਿਆ ਸੀ। “ਆਸਤਕ ਧਰਮ ਦਾ ਰਸਤਾ। 
'ਫੈਲ ਗਿਆ ਸੀ। 


'ਭੰਕਰਾਚਾਰਯ ਦਾ ਅਵਤਾਰ। 


'ਬਿਅਰਥ। 

'ਕੋਧਰ ਦੇ ਖੇਤ ਤੋਂ ਕਾਵਾਂ ਨੂੰ ਉਡਾਉਣ ਵਾਸਤੇ। 

(ਬਾਰੇ) ਬਾਲਕਾਂ ਵਾਂਗ ਮਨੁਖਾ ਸ਼ਰੀਰ ਰੂਪ ਚਿੰਤਾਮਣੀ ਨੂੰ ਸੁੱਟ 
ਰਹੇ ਹੋ। 


(ਪਾਣੀ ਰਿੜਕ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 251 


ਜਢ ਪਾਹਨ ਤੇ ਲੈਹੁ ਠੀਕ ਬਿਚਾਰੇ ॥੯੪॥ 

ਭਾਗ ਜਗੈਂ ਜਿਨ ਕੇ ਜਬਿ ਹੀ, 

ਤਬਿ ਪੂਰਨ ਤਾਂਹਿ ਗੁਰੂ ਮਿਲ ਜੈਹੈਂ। 

ਜਾਂਹਿ ਮਹੇਸ਼' ਰਮੇਸ਼? ਗਨੇਸ਼, ਦਿਨੇਸ਼” 'ਸ਼ਿਵ। “ਵਿਸ਼ਨੂੰ। 'ਸੂਰਜ। 

ਰਚੇ ਸਬਿ ਹੀ ਜਗ ਮੈ ਹੈਂ। 

ਜੋਤ ਚਰਾਚਰ ਮੈ' ਜਿਸ ਕੀ, 'ਚੇਤਨ ਤੇ ਜੜ੍ਹ ਵਿੱਚ। 

ਤਿਸ ਕੀ ਭਗਤੀ ਅਰੁ ਨਾਮੁ ਦਿਵੈ ਹੈਂ। 

ਤਾਂਹਿ ਧਿਆਇ ਭਲੇ ਮਨੁ ਲਾਇ, 

ਸੁ ਆਤਮ ਮੈ ਪੁਮਾਤਮ ਪੈ ਹੈਂ ॥੯੫॥ 

ਮੋਹ ਮਹਾਂ ਮਦ ਨੀਂਦ ਅਗਯਾਨ, 

ਪ੍ਰਮਾਦ ਮਤੀ ਜਨ ਜੇਊ ਮਿਲੈ ਸੈਂ। 'ਭੂਲੀ ਹੋਈ ਮਤ ਵਾਲੇ ਜਿਨ੍ਹਾਂ ਪੁਰਸ਼ਾਂ ਨੂੰ (ਇਹ) ਨਿਗਲ ਰਹੇ 
ਹਨ। 

ਦੇਖ ਦੁਖੀ ਤਿਨ ਕੋ ਗੁਰ ਪੂਰਨ, 

ਤੂਰਨ ਟੇਰ' ਕ੍ਰਿਪਾ ਕੇ? ਜਗੈ ਹੈਂ। ਛੇਤੀ ਬੁਲਾ ਕੇ। “ਕਿਰਪਾ ਕਰਕੇ। 

ਨਾਮ ਜਪਾਇ ਸੁਨਾਇ ਗਯਾਨ, 

ਅਗਯਾਨ ਤਜਾਇ ਅਦੂੈਤ ਦਿਢੈ ਹੈਂ। 

ਭੇਦਰੁ ਭੂਮ ਗਵਾਇ ਮਿਲਾਇ ਹੈਂ ਬੁਹਮ, 

ਜਿਵੇਂ ਜਲ ਮੇ ਜਲ ਪੈ ਹੈਂ ॥੯੬॥ 

ਸੋਰਠਾ: 

ਸੁਨਿ ਸਤਿਗੁਰ ਕੇ ਬੈਨ, 

ਉਪਕਾਰੀ ਕ੍ਰਿਪਾ ਭਰੇ। 

ਸਹੀ ਸਮਝ ਦਿਢ ਐਨ, 

ਭਏ ਸਿੱਖ ਤਜਿ ਮਾਨ ਮਦ ॥੯੭॥ 


ਸੈਯਾ: 
ਲੈ ਉਪਦੇਸ਼ ਸ੍ਰੀ ਗੁਰੂ ਕੋ, 

ਸਤਿ ਨਾਮੁ ਲਗੇ ਜਪਨੇ ਸੁਖਕਾਰੀ। 
ਈਸ਼ੂਰ ਕੀ ਭਗਤੀ ਯੁਤ ਗਯਾਨ, 
ਵਿਸੇਖ' ਵੈਰਾਗ ਗਹਯੋ ਦਿਢ ਭਾਰੀ। 
ਹੋਇ ਬਿਦਾ ਤਿਨ ਤੇ ਗੁਰ ਆਦਿ, 
ਚਲੇ ਪੁਨ ਔਰਹਿ ਦੇਸ ਅਗਾਰੀ। 





252 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੇਘ ਮਰਾਲ' ਨਦੀ ਜਿਮ ਚਾਲ, 'ਹੰਸ। 

ਨਿਹਾਲ ਫਿਰੈਂ ਕਰਤੇ ਜਨ ਝਾਰੀ' ॥੯੮॥ ਸਾਰੇ ਲੋਕਾਂ ਨੂੰ। 

ਦੋਹਰਾ: 

'ਤਾਮੂ ਪ੍ਰਨੀ' ਨਦੀ' ਤਟ, 'ਟਿੰਨੇ ਵੈਲੀ ਦੀ ਇਕ ਨਦੀ ਜੋ ਅਗਸਤ ਕੂਟ ਤੋਂ ਨਿਕਲਦੀ 
ਹੈ, ਇਸ ਵਿੱਚੋਂ ਮੋਤੀ ਕੱਢਦੇ ਹਨ। 

ਸ਼ਹਿਰ ਜੁ 'ਟੁਟੀ ਕਰਨਾ। 


ਬੇਦ ਧੁਨੀ ਦਿਜ ਕਰਤਿ ਬਹੁ, 

ਉਚੇ ਸੁਰ ਸੋਂ ਬਰਨ' ॥੯੯॥ 'ਬੋਲ ਕੇ। 

ਚੌਪਈ: 

ਨੌਰ ਨੌਰ ਆਸਨ ਪਰ ਬੈਠੇ। 

ਕੁੰਡੀ ਗੇਰ ਮੀਨ ਗਨ' ਐਂਠੇ?। 'ਬਹੁਤੀਆਂ ਮੱਛੀਆਂ। “(ਫਸਾ ਕੇ) ਖਿੱਚ ਲੈਂਦੇ ਹਨ। 

ਇਕ ਕਰ' ਸਬਨਿ ਗੌਮੁਖੀ? ਮਾਹੀ। 'ਹੱਥ। “ਗਊ ਦੇ ਮੁਖ ਦੀ ਸ਼ਕਲ ਵਰਗੀ ਇਕ ਥੈਲੀ (ਜਿਸ 
ਵਿੱਚ ਹੱਥ ਪਾ ਕੇ ਮਾਲਾ ਫੇਰਨੀ ਪੁੰਨ ਸਮਝਦੇ ਹਨ)। 

ਕਰੈਂ ਸ਼ਿਕਾਰ ਦੁਤੀ ਸੋਂ ਚਾਹੀ ॥੧੦੦॥ 

ਪੇਖ ਹਸੇ ਤਿਹਿਂ ਕੋ ਗੁਰ ਗਜਾਨੀ। 

ਜਿਹਿਂ ਅਵਤਾਰ ਹੇਤ ਕਲਯਾਨੀ। 

ਅਹੋ ਦਿਜੋ ਤੁਮ ਕਰਤਿ ਨ ਅੱਛੀ। 

ਬੇਦ ਉਚਾਰਤਿ ਮਾਰਤ ਮੱਛੀ ॥ ੧੦੧॥ 

ਜਯੋਂ ਤੀਤਰ ਰਵ ਨੀਕ ਉਚਰ ਹੈ'। 'ਚੰਗੀ ਬਾਣੀ ਬੋਲਦਾ ਹੈ। 

ਜੀਵ ਅਪਾਰ ਮਾਰ ਪੁਨ ਚਰ ਹੈ'। ਖਾਂਦਾ ਹੈ। 

ਸਾਧ ਭੇਸ ਜਯੋਂ ਠਗ ਤਨ ਧਰ ਕੈ। 

ਲੇਤ ਬਿੱਤ' ਨਿਤ ਜਨ ਗਨ ਹਰ ਕੈ? ॥੧੦੨॥ __'ਧਨ। “ਚੁਰਾ ਕੇ। 

ਤਜੋਂ ਤੁਮ ਬੰਚਕ' ਭੇਖ ਬਨਾਏ। 'ਠੱਗਾਂ ਦੇ। 

ਪਾਪ ਕਰਤਿ ਨਹਿ ਡਰਤਿ ਜਰਾਏ'। 'ਥੋੜਾ ਜਿਹਾ ਵੀ। 

ਕੈਸ ਤੁਮੇਂ ਹਮ ਦਿਜਵਰ ਲਹੇ”। 'ਚੰਗੇ ਬ੍ਰਾਹਮਣ ਜਾਣੀਏਂ। 

ਕਾਮ ਮਲੇਛਨ ਕੇ ਤੂਮ ਗਹੇ ॥ ੧੦੨॥ 

ਪ੍ਰਮਨੀਤ' ਮਾਨੀ ਗੁਰਬਾਨੀ। ਘਰਮਾਣੀਕ। 

ਚੁਭੀ ਚਿੱਤਿ ਤਿਨ ਕੇ ਸਮ ਕਾਨੀ'। 

ਸਿੰਘ' ਸ਼ਬਦ ਸੁਨਿ ਮਿਰਗ ਪਲੈ ਹੈ। 

ਸੂਰ' ਕਿਰਨ ਤੇ ਜਯੋਂ ਤਮ? ਜੈ ਹੈ ॥੧੦੪॥ 

ਕਰਿ ਦਰਸ਼ਨ ਸੁਨਿ ਗੁਰ ਕੀ ਬਾਨੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 253 


ਪਾਪਨ ਪੰਕਿਤ' ਤਾਂਹਿ ਬਿਲਾਨੀ”। 'ਪਾਪਾਂ ਦੀ ਕਤਾਰ। “ਛਪ ਗਈ। 

ਤਜਿ ਛਲ ਕਪਟ ਗਹੇ ਪਦ ਪਾਵਨਾ। 'ਪਵਿੱਤ੍ਰ ਚਰਨ ਪਕੜੇ। 

ਕਹਜੇ ਦੇਹੁ ਉਪਦੇਸ਼ ਸੁਹਾਵਨ ॥ ੧੦੫॥ 

ਜਾਂ ਤੇ ਆਵਾ ਗੌਨ' ਬਿਲਾਵੈ”। ਆਉਣ ਜਾਣ ਭਾਵ ਜੰਮਣ ਮਰਣ। “ਮਿਟ ਜਾਣ। 
ਕੌਨ ਦੇਵ ਕੌ ਹਮ ਉਰ ਧਯਾਵੈਂ। 

ਪਿਖਿ ਸ਼ਰਧਾ ਤਿਨ ਕੀ ਗੁਰ ਬੋਲੇ। 

ਭੁਗਤਿ ਮੁਕਤਿ ਦਾ ਬੈਨ ਅਮੋਲੇ ॥ ੧੦੬ ॥ 


ਸ੍ਰੈਯਾ: 
ਜੀਵ ਜਿਤੇ ਜਗ ਮਾਹਿ ਅਹੇ, 

ਤੁਮ ਯਾਹਿ ਭਲੇ ਹਰਿ ਰੂਪ ਲਖੱਯੈ'। 
ਨਾਮ ਰਰੋ' ਹਰਿ ਧਯਾਨ ਧਰੋ, 

ਸੁਭ ਕਾਮ ਕਰੋ ਨਿਸਕਾਮ ਰਹੱਯੈ। 
ਨਿੰਦਕ, ਹਿੰਸਕ', ਚੋਰ, ਲਵਾਰਨਿ?, 


ਯਾਰਨਿ ਜੁਆਰਨਿ ਸੰਗ ਨ ਕੱਯੈ। 

ਧਾਰੁ ਰਿਦੈ ਕਰੁਣਾ ਮੁਦਤਾਦਿਕ, 

ਕਾਮ ਮਦਾਦਿਕ' ਦੁਰ ਤਜੱਯੈ ॥।੧੦੭॥ 'ਕਰੁਣਾ (ਆਪ ਤੋਂ ਨੀਵੇਂ ਤੇ ਦਯਾ ਕਰਨੀ)। ਮੁੱਦਤਾ (ਦੂਜੇ ਨੂੰ 

ਲੇ ਆਪ ਤੋਂ ਵਧਦਾ ਦੇਖ ਕੇ ਪ੍ਰਸੰਨ ਹੋਣਾ)। ਮੈਤ੍ਰੀ (ਬਰਾਬਰ ਦੇ 

ਨਾਲ ਮਿਤੁਤਾ ਕਰਨੀ)। ਉਪੇਖਯਾ (ਉਪਦੇਸ਼ ਨ ਮੰਨਣ 
ਵਾਲਿਆਂ ਵੱਲੋਂ ਉਪਰਾਮਤਾ)। 

ਭੋਰ ਬਡੇ ਜਗ ਕੈ ਸੁਚ ਹੂ, 

ਥਿਰ ਧਜਾਨ ਅਕਾਲ ਦਿਆਲ ਧਰੱਯੈ। 

ਧਾਮ ਕੇ ਕਾਮ ਜਿਤੇ ਹਿਤ ਜੀਵਕਾ', 'ਰੁਜ਼ਗਾਰ ਵਾਸਤੇ। 

ਤਾਂਹਿ ਭਲੇ ਛਲ ਛੋਰਿ ਕਮੱਯੈ। 

ਲਾਭ ਜਥਾ ਸੁ ਤਥਾ ਦਿਢ ਤੋਖ ਕਰੋ', (ਜਥਾ) ਜਿੰਨਾ ਕੁ ਪਦਾਰਥ (ਲਾਭ) ਲੱਭੇ ਭਾਵ ਮਿਲੇ (ਤਥਾ) 
ਉਨੇ ਕੁ ਵਿੱਚ ਹੀ ਪੱਕਾ ਸੰਤੋਖ ਧਾਰਨ ਕਰੋ। 

ਦਸਵੰਧ! ਹਰੀ ਹਿਤ ਦੱਯੈ। 'ਕਮਾਈ ਦਾ ਦਸਵਾਂ ਹਿੱਸਾ। 

ਸੰਤਨ ਸੰਗਤਿ ਸੇਵ ਕਰੋ ਨਿਤ, 

ਜਾਂ ਕਰ ਆਤਮ ਬੁਹਮ ਲਖੱਯੈ ॥ ੧੦੮ ॥ 

ਯਾ ਬਿਧਿ ਦੈ ਉਪਦੇਸ਼ ਘਨੋ, 

ਪੁਨ ਵਾਹਿਗੁਰੂ ਗੁਰ ਮੰਤ੍ਰ ਦੀਨੋ। 


ਜਾਪਕ ਜਾਂਹਿ ਬਿਨਾ ਪਰਯਾਸ', 





254 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਹੈਂ ਫਲ ਚਾਰ ਅਵਾਰ ਬਿਹੀਨੋ'। 

ਬੀਸਕ ਰੋਜ਼ ਤਹਾਂ ਰਹਿ ਕੈ ਗੁਰ, 

ਜੀਵ ਅਪਾਰ ਉਧਾਰਨ ਕੀਨੋ। 

ਹੋਇ ਬਿਦਾ ਤਹਿ ਤੇ ਗੁਰ ਪੂਰਨ, 

ਤੂਰਨ ਔਰ ਦਿਸਾ ਮਗ ਲੀਨੋ ॥੧੦੯॥ 


ਪੰਥ ਮਹਾਨ ਭਾਵੀਏ ਮਿਲੇ। 

ਧਰੇ ਜਮਾਤ' ਨਾਰ ਨਰ ਭਿਲੇ”। 'ਜਮਾਤ ਬਣਾਈ ਹੋਈ ਸੀ। “ਮਿਲ ਕੇ। 
ਨੀਲ ਬਸਨ ਸਬਿ ਕੇ ਸਬਿ ਮੁੰਡਿਤ'। ਐਨੇ। 
ਤੀਰਥ ਦੇਵ ਨ ਮਾਨੈਂ ਲੈਡਿਤ' ॥ ੧੧੦॥ 'ਲੁੱਚੇ, ਲੈਡੇ। 
ਭੇਡਨ ਸਮ ਸਬਿ ਇਕਠੇ ਹੋਈ। 

ਬੈਠੇ ਸਿਰ ਨੀਚੇ ਕਰਿ ਸੋਈ। 

ਕਹਿਂ ਅਨੱਨਯ ਹਮ ਭਗਤਿ ਕ੍ਰਿਸ਼ਨ ਕੇ। 

ਬਾਲ ਰੂਪ ਅਵਤਾਰ ਬਿਸ਼ਨ ਕੇ ॥ ੧੧੧॥ 

ਗ੍ਾਲਯੇਂ ਸੋਂ ਮਿਲਿ ਖਾਯੋ ਜਾ ਨੈ। 

ਯਾਹੀ ਤੇ ਹਮ ਜੂਠ ਨ ਮਾਨੈ। 

ਸੋ ਬਚ ਹੈਂ ਜੋ ਯਹਿ ਮਤ ਧਾਰੈਂ। 

ਦੂਸਰ ਸਬਿ ਜਨ ਨਰਕ ਪਧਾਰੈਂ' ॥ ੧੧੨॥ 

ਯਹਿ ਸੁਨਿ ਬਿਹੱਸ ਗੁਰੂ ਯੋ ਕਹਯੋ। 

ਮਤੋਂ ਤੁਮਾਰ ਕੂਰ ਹਮ ਲਹਜੋ। 

ਬਾਲਕ ਕ੍ਰਿਸ਼ਨ ਜਵਾਨ ਜਜਯੋਂ ਭਯੋ। 

ਬਿਰਧ ਹੋਇ ਫਿਰ ਤਨ ਤਜਿ ਗਯੋ ॥ ੧੧੨॥ 

ਚਾਲ ਯਹੀ ਸਬਿ ਜੀਵਨ ਕੇਰੋ। 

ਤਾਂ ਤੇ ਕ੍ਰਿਸ਼ਨਹਿ ਈਸ਼ ਨ ਹੇਰੋ। 

ਜੋ ਪੁਣਾਮੀ' ਭਯੋ ਬਿਨਾਸੀ। 

ਈਸ਼ਰ ਇਕ ਰਸ ਰਹਿ ਅਬਿਨਾਸੀ ॥੧੧੪॥ 

ਤਾਂ ਕੀ ਕਰਨਿ ਉਪਾਸ਼ਨ ਚਹੀਏ। 

ਯਾਂ ਤੇ ਅਬਿਨਾਸੀ ਪਦ ਲਹੀਏ। 

ਪ੍ਣਾਮੀ ਕੋ ਸੇਵੈ ਜੋਈ। 

ਪ੍ਣਾਮੀ ਫਲ ਪੈਹੈ ਸੋਈ ॥ ੧੧੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 245 


ਯੋ ਜਬਿ ਗੁਰਿ ਬਚ ਕਹੇ ਸੁਹੇਲੇ। 
ਬੇਧ ਗਏ ਮਨ ਤਿਨ ਸਮ ਸੇਲੇ'। 
ਪਰੇ ਚਰਨ ਬਖਸ਼ਾਵਨ ਕਾਰਨ। 
ਗਹਿ ਉਪਦੇਸ਼ ਕੀਓ ਦਿਢ ਧਾਰਨ ॥ ੧੧੬॥ 
ਸਤਿਨਾਮੁ ਹਰਿ ਭਗਤਿ ਅਨੱਨਯ। 
ਭਏ ਸਿੱਖ ਵਹਿ ਤਜਿ ਮਤ ਅਨੱਜ' ॥੧੧੭॥ 


ਤਾਮੁ ਕਰੈ ਕਲਧੌਤ ਰਸਾਇਨਾ, 
ਪਾਰਸ ਲੋਹ ਕੋ ਹੇਮ' ਬਨਾਵੈ। 
ਕੀਟ ਸੁ ਭ੍ਰਿੰਗਿ ਕਰੈ ਤਰੁ ਚੰਦਨ', 


ਮੂਢ ਸੁਧੀ ਸੰਗ' ਦੱਖ? ਕਹਾਵੈ। 

ਬੰਗ ਭਵੈ ਰਜਤੰ ਸੰਗ ਔਖਧਿ', 

ਬੈਦ ਸੁਧਾ ਬਿਖ ਕੋ” ਸੁ ਬਨਾਵੈ। 

ਏ ਨ ਸਕੈਂ ਕਰਿ ਆਪ ਸਮਾਨ, 

ਗੁਰੂ ਸਿਖ ਕੋ ਸਮ ਆਪ ਬਨਾਵੈ ॥ ੧੧੮॥ 
ਦੋਹਰਾ: 

ਪਾਲਪ ਕੋਟ, ਚੰਡੂਰ ਗੜ੍ਹ, 

ਔਰ ਤਰਾਵਨ ਕੋਟ। 

ਨਦੀ ਸਿੰਧਰਾ ਤਟ ਚਲਤਿ, 

ਗਿਰ ਬਨ ਪਿਖੇ ਅਟੋਟ' ॥ ੧੧੯ ॥ 
ਚੌਪਈ: 

ਬੀਆ ਬਾਨ ਮੈਂ ਬੈਠੇ ਜਾਏ। 

ਇਕ ਗਿਰ ਪਰ ਤਰੁ ਤਰੇ' ਸੁਹਾਏ। 
ਬੰਦਰ, ਰੀਛ, ਬਾਘ', ਬ੍ਰਿਕ? ਚੀਤੇ”। 
ਕੁੰਜਰ' ਕੇਹਰ? ਮ੍ਰਿਗ ਸਭੀਤੇ” ॥ ੧੨੦॥ 
ਭੀਲ' ਕੁਚੀਲ” ਨਗਨ ਤਨ ਭਯਾਨਕ। 
ਰਾਖਸ਼ ਦੇਉ ਭੂਤ ਬਿਧਿ ਆਨਕ'। 
ਜੰਗਲ ਜੀਵ ਅਮੰਗਲ ਕਾਰੀ'। 


'ਹਰ। 


'ਰਸਾਇਣ ਤਾਂਬੇ ਨੂੰ ਸੋਨਾ ਕਰ ਦੇਂਦੀ ਹੈ। 

'ਜੋਨਾ। 

ਭ੍ਿੰਗੀ ਕੀੜੇ ਨੂੰ (ਆਪਣਾ ਆਪ ਰੂਪ ਤਾਂ ਬਣਾ ਲੈਂਦੀ ਹੈ ਪਰ 
ਉਹ ਭ੍ਰਿੰਗ ਅੱਗੋਂ ਹੋਰ ਕੀੜਿਆਂ ਨੂੰ ਕ੍ਰਿੰਗੀ ਨਹੀਂ ਬਣਾ ਸਕਦੀ) 
ਤੇ ਚੰਦਨ (ਹੋਰ ਬ੍ਰਿੱਛਾਂ ਨੂੰ ਚੰਦਨ ਤਾਂ ਬਣਾ ਲੈਂਦਾ ਹੈ ਪਰ ਉਹ 
ਚੰਦਨ ਅੱਗੋਂ ਹੋਰ ਬ੍ਰਿੱਛਾਂ ਨੂੰ ਚੰਦਨ ਨਹੀਂ ਬਣਾ ਸਕਦਾ)। 
ਮੂਰਖ ਬੁਧੀਮਾਨ ਦੀ ਸੰਗਤ ਕਰਕੇ। “ਚਤੁਰ। 

'ਦਵਾਈ ਨਾਲ ਕਲੀ ਚਾਂਦੀ ਹੋ ਜਾਂਦੀ ਹੈ। 

ਜ਼ਹਿਰ ਨੂੰ ਅੰਮ੍ਰਿਤ। 


ਦਰੱਖ਼ਤ ਹੇਠ। 

'ਸ਼ੇਰ ਦੀ ਇਕ ਜਾਤੀ। “ਬਘਿਆੜ। “ਚਿੱਤ੍ਹੇ। 

'ਹਾਥੀ। “ਸ਼ੇਰ। “ਡਰੇ ਹੋਏ ਹਰਨ। 

“ਇਕ ਜੰਗਲੀ ਅਸੱਭਜ ਜਾਤੀ। “ਅਪਵਿੱਤਰ (ਅ) ਮੈਲੇ। 
ਅਨੇਕ ਕਿਸਮਾਂ ਦੇ। 

ਡ਼ਰਾਉਣੇ। 





256 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਿ ਮਰਦਾਨਹਿ ਭੈ ਭਯੋ ਭਾਰੀ ॥ ੧੨੧॥ 

ਤਾਂ ਪਰ ਦੇਵ ਲੂਤ ਉਨਿ ਰਾਜਾ। 

ਪਾਇ ਖਬਰ ਆਯੋ ਹਿਤ ਖਾਜਾ”। 

ਡਰਿ ਮਰਦਾਨੇ ਹੋਸ਼ ਉਡਾਨੇ। 

ਕਹਯੋ ਮੁਝੇ ਅਬਿ ਖਯੋ' ਬਲਾ ਨੇ ॥ ੧੨੨॥ 

ਗੁਰੂ ਕਹਯੋ ਨਹਿ ਡਰ ਮਰਦਾਨੇ। 

ਪਿਖ ਮਾਲਕ ਕੇ ਰੰਗ ਮਹਾਨੇ। 

ਤਬੈ ਸਤਿਗੁਰੂ ਸ਼ਬਦ ਉਚਾਰਾ। 

ਮਨੋ ਲੂਤ' ਸਿਰ ਜਾਦੂ ਡਾਰਾ ॥ ੧੨੩ ॥ 'ਦੇਵਲੂਤ (ਭੀਲਾਂ ਦੇ ਰਾਜੇ)। 
ਤ੍ਰਾਹਿ ਤ੍ਰਾਹਿ' ਕਰਿ ਗੁਰ ਪਗ ਗਹੇ। 'ਰੱਖਿਆ ਕਰੋ, ਰੱਖਿਆ ਕਰੋ। 
ਨਿਜ ਗੁਨਾਹ ਬਖਸ਼ਾਨੇ ਚਹੇ। 

ਦੈ ਸਤਿਨਾਮੁ ਤਾਹਿ ਗੁਰਿ ਤਾਰਾ। 

'ਪਾਲ ਘਾਟ' ਚਲਿ ਅਗਰ ਨਿਹਾਰਾ ॥ ੧੨੪॥ 

ਪਿਖ 'ਬਗਲੂਰ”, 'ਕੋਟਮ', 'ਪਾਟੌਰਾ। 

'ਗੋਬੀ' ਆਦਿ ਸ਼ਹਿਰ ਬਹੁ ਨੌਰ। 

ਰਤਨ ਗਿਰੀ ਪਰ ਬੈਠੇ ਆਈ। 

ਗਾਯੋ ਸ਼ਬਦ ਊਚ ਧੁਨਿ ਭਾਈ' ॥੧੨੫॥ 'ਭਾਈ (ਮਰਦਾਨੇ ਨੇ)। 


ਸ੍ਰੈਯਾ: 
ਤਹਿੰ ਸਿਧ ਸਾਧ ਜਿਤੇ ਤਪਸੀ, 

ਮਨ ਮੋਦ ਭਏ ਸੁਨਿ ਕੈ ਸਬਿ ਹੀ। 

ਢਿਗ ਆਇ ਕਰੀ ਚਰਚਾ ਬਹੁਧਾ', 'ਬਹੁਤ ਤਰ੍ਹਾਂ ਦੀ। 

ਦਿਢ ਗਜਾਨ ਬਿਗਯਾਨ' ਲਹਯੋ ਤਬਿ ਹੀ। ਪ੍ਰਤੱਖ ਗਿਆਨ। 

ਛੱਪਨ' ਭੋਗ ਲਗੈਂ ਅਬਿ ਹੀ। 'ਛਿਪੰਜਾ (੫੬) ਤਰ੍ਹਾਂ ਦੇ ਭੋਜਨਾਂ ਦਾ। 


ਅਹਿਮਦਾਬਾਦ, ਅਏ ਜਬਿਹੀ ॥੧੨੬॥ 
ਚੌਪਈ: 

ਸਾਂਭਰ ਵਤੀ ਨਦੀ ਤਟ ਥਿਰੇ। 

ਕਰਿ ਦਰਸ਼ਨ ਮਨ ਲੋਗਨਿ ਫਿਰੇ। 
ਸਤਿਨਾਮੁ ਜਪਨੇ ਬਹੁ ਲਾਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 257 


ਭਰਮ ਕਰਮ ਸਿਲਿ ਜਜਨ' ਛੁਡਾਏ ॥ ੧੨੭॥ 
ਇਕ ਨਾਗਰ' ਦਿਜ£ ਕੀਨੀ ਸੇਵਾ। 
ਘਨੀ, ਚਹੇ ਲੀਨੋ ਸੁਤ ਮੇਵਾਂ”। 

ਆਸ ਤੋਸ' ਗੁਰਿ ਬਚਨ ਬਖਾਨਾ। 

ਹੂੰ ਹੈ ਸੁਤ ਤੁਵ ਸੰਤ ਮਹਾਨਾ ॥ ੧੨੮॥ 
ਤਾਂ ਕੇ ਸੁਤ ਦਾਦੂ' ਜੀ ਭਏ। 


ਦਾਦੂ ਪੰਥੀ ਜਿਹਿਂ ਨਿਰਮਏ'। 
ਤਹਿ ਤੈ ਚਲਿ ਮਗ ਜਨ ਘਨ ਤਾਰਤਿ'। 
ਅਏ 'ਸੀਧ ਪੁਰ' ਪੱਟਨ ਕਾਰਤ' ॥ ੧੨੯॥ 


ਤੀਰਥ ਹੈ ਸੁ ਦੇਸ ਸਬਿ ਮਾਨੈ। 

ਪਿੰਡ ਭਰਾਵਤ ਗਯਾ ਸਮਾਨੈ। 

ਮੇਲਾ ਹੁਤੋ ਤੁਹਾਂ ਤਬਿ ਭਾਰੀ। 
ਤਲਾਵਾੜਿ' ਪੁਨ ਝਾਲਾ ਵਾਰੀ?” ॥ ੧੨੦॥ 
ਕਠਵਾਰੀ' ਗੁਜਰਾਤੀ ਬਨੇ?। 

ਆਏ ਹੁਤੇ ਨਾਰਿ ਨਰ ਘਨੇ। 

ਜਬਿ ਗੁਰਿ ਤਹਿਂ ਰਬਾਬ ਬਜਵਾਯੋ। 
ਸ਼ਬਦ ਹਰੀ ਮਹਿਮਾ ਕਾ ਗਾਯੋ ॥ ੧੨੧॥ 
ਸੁਨਿ ਕੈ ਮਨ ਸਬਿ ਕੇ ਗੁਰ ਓਰੀ'। 

ਭਏ ਰੁਜੂ' ਅਤਿਸੈ? ਬਰ ਜੋਰੀ”। 

ਸਬਿ ਕੋ ਗੁਰ ਹਰਿ ਭਗਤਿ ਦਿਢੈ ਕੈ। 
ਅਏ ਕਾਠੀਆਵਾੜ ਚਲੈ ਕੈ ॥੧੨੨॥ 
ਪਿਖਯੋਂ ਸ਼ਹਿਰ ਇਕ 'ਪਾਲੀ ਟਾਨਾ'। 
ਜੈਨ ਧਰਮ ਜਹਿਂ ਐਨ ਮਹਾਨਾ”। 

ਮੰਦਰ ਜੈਨਨ ਕਾ ਤਹਿ ਐਸਾ। 

ਹੈ ਜਗਿ ਮਹਿ ਨਹਿ ਦੂਸਰ ਵੈਸਾ ॥ ੧੨੩ ॥ 
ਬੱਜ' ਖਚੇ? ਅਮੋਲਕ ਲਾਖੋਂ। 

ਸੋਨਾ ਚਾਂਦੀ ਕਹਿ ਲੌ ਭਾਖੋਂ। 


'ਪੱਥਰ ਪੂਜਨ। 

ਗੁਜਰਾਤੀ ਬ੍ਰਾਹਮਣਾਂ ਦੀ ਇਕ ਜਾਤੀ। “ਬ੍ਰਾਹਮਣ। 
ਪੁੱਤਰ ਦਾ ਫਲ। 

ਛੇਤੀ ਪ੍ਰਸੰਨ ਹੋਣ ਵਾਲੇ। 


ਗੁਜਰਾਤ ਸੂਬੇ ਦੇ ਸ਼ਹਿਰ ਅਹਿਮਦਾਬਾਦ 'ਚ ਦਾਦੂ ਜੀ ਦਾ 
ਜਨਮ ਹੋਇਆ। ਕਬੀਰ-ਪੰਥੀ ਸੰਤਾਂ ਦੀ ਸੰਗਤ ਕਰ ਕੇ 
ਗਿਆਨ ਪ੍ਰਾਪਤ ਕੀਤਾ। ਇਸ ਦਾ ਦਿਹਾਂਤ ਦਾਦੂ ਦੁਆਰੇ 
ਨਾਰਾਇਣੇ (ਜੈਪੁਰ) 'ਚ ੧੬੬੦ ਬਿ: ਵਿੱਚ ਹੋਇਆ। 

ਜਿਸ ਤੋਂ ਪੈਦਾ ਹੋਏ। 

'ਰਸਤੇ ਦੇ ਲੋਕਾਂ ਨੂੰ ਬੱਦਲ (ਵਾਂਗ) ਤਾਰਦੇ। 

'ਸੀਧ (ਪੱਟਨ) ਸ਼ਹਿਰ ਆ ਗਏ (ਜਿੱਥੇ ਸ਼ਿਵਾਂ ਦੇ ਵੱਡੇ ਪੁੱਤਰ) 
ਸ਼ਯਾਮ ਕਾਰਤਿਕ (ਦਾ ਅਸਥਾਨ ਹੈ)। 


'ਤਲਵਾੜ ਦੇਸ਼ ਦੇ ਲੋਕ। “ਝਾਲਾਵਾਰ (ਦੇਸ਼) ਦੇ (ਲੋਕ)। 
'ਕਾਠੀਆਵਾੜ (ਦੇਸ਼) ਦੇ ਲੋਕ। “ਸਜ ਫਬ ਕੇ। 


'ਤਰਫ਼। 
ਧਿਆਨ ਖਿੱਚੇ ਗਏ। “ਬਹੁਤੇ। “ਬਦੋਬਦੀ। 





258 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੇਰਿ ਕੁਬੇਰ ਗਰਬ ਜਹਿ ਭਾਜੈ'। 


ਦੁਤਿ' ਆਗੇਰਵਿ ਸਸਿ ਦੁਤਿ ਲਾਜੈ: ॥੧੩੪॥ 


ਦਮਕੈਂ ਪਿਖ ਚਿਤ ਚਪਲਾ' ਚਮਕੈ”। 
ਮੰਦ' ਸੁਗੰਧਿ ਪੰਨ ਜਹਿੰਰਮਕੈ”। 

ਤਹਾਂ ਜਬੈ ਗੁਰਿ ਸ਼ਬਦ ਉਚਾਰਾ। 

ਜੈਨ ਧਰਮ ਕੇ ਲੋਗ ਹਜਾਰਾ ॥ ੧੩੫॥ 
ਆਇ ਬੈਨ ਉਨਿ ਯਾ ਬਿਧਿ ਕਹੇ। 

ਮਤ ਹਮਾਰ ਉੱਤਮ ਅਤਿ ਅਹੇ। 

ਰੂਪ ਅਨੂਪ ਨ ਕਰ ਜੇ ਬਹੈ'। 

ਭੁਗਤਿ ਮੁਕਤਿ ਸੋਊ ਜਨ ਲਹੈ ॥ ੧੩੬॥ 
ਮੈਲੇ ਬਸਨ' ਦਸਨ? ਮਲ ਧਾਰੇ। 

ਸੰਜਮ ਤਪ ਬੁਤ ਕਰੇ ਅਪਾਰੇ। 

ਨੋਚੇ' ਸਿਰ ਸੋਚੇ ਪਗ ਧਰਤੋ?। 

ਮੁਖ ਪੱਟੀ ਥੱਟੀ ਗਹਿ ਡਰਤੋ' ॥੧੩੭॥ 
ਜੀਵ ਨ ਕੋਊ ਜਾਂ ਤੇ ਮਰੈ। 

ਪਗ ਨਾਂਗੇ ਸਿਰ ਸਦ ਹੀ ਫਿਰੈ। 

ਨਾਂਵਣ ਧੋਵਣ ਕਦੀ ਨ ਕਰੈਂ। 


ਜਰ' ਜੋਰੂ? ਘਰ ਕਰਿ ਨਹਿ ਥਿਰੈਂ । ੧੩੮ ॥ 


ਅਪਨੇ ਹੇਤ ਨ ਕੁਛ ਬਨਵਾਵੈਂ। 

ਸਾਥ ਬਿਬੇਕ” ਮਾਂਗ ਕਰਿ ਖਾਵੈਂ। 
ਸੰਜਮ ਬਰਤ ਕਰੈਂ ਤਪ ਭਾਰੇ। 

ਜਾਂ ਤੇ ਪੈਹੈਂ ਮੁਕਤਿ ਉਦਾਰੇ ॥ ੧੩੯ ॥ 
ਦੁਤੀ ਅਕਾਸ਼ ਅਲੌਕਕ' ਜੋ ਹੈ। 

ਸਿਲਾ ਅਰੋਹਨ' ਤਹਿਂ ਇਕ ਸੋਹੈ। 
ਤਾਂ ਪਰ ਮੁਕਤਿ ਜੀਵ ਜਾ ਪਰ ਹੈਂ। 

ਤਾਂ ਤੇ ਤਵੇ ਬੂੰਦ ਜਯੋਂ ਜਰ ਹੈਂ" ॥੧੪੦॥ 
ਬੁਧ, ਜੈਨ, ਅਰਹੰਤ ਅਚਾਰਯਾ। 

ਭਏ ਜੋ ਹਮ ਪਰ ਚੌਬੀ ਆਰਯ'। 
ਤਿਨਿ ਯਹਿ ਉੱਤਮ ਮਤ ਬਿਦਤਾਯੋ। 


'ਜਿਸ ਨੂੰ ਦੇਖ ਕੇ ਕੁਬੇਰ ਦਾ ਵੀ ਹੰਕਾਰ ਟੁੱਟ ਜਾਂਦਾ ਹੈ। 
ਕ੍ਾਂਤੀ। ਸੋਭਾ, ਚਮਕ। “ਸ਼ਰਮਿੰਦਾ ਹੁੰਦੀਆਂ ਹਨ। 
'ਬਿਜਲੀ। 'ਕ੍ਰੋਧਵਾਨ ਹੋ ਜਾਂਦਾ ਹੈ। 

ਸਹਿਜੇ ਸਹਿਜੇ। “ਵਗਦੀ ਹੈ। 


'ਜੋ ਸੁੰਦਰ ਰੂਪ ਬਣਾ ਕੇ ਨਹੀਂ ਬੈਠਦਾ ਭਾਵ ਮੈਲਾ ਰਹਿੰਦਾ ਹੈ। 
'ਬਸਤ੍। “ਦੰਦ। 


ਪੁੱਟੇ, ਖਿੱਚੇ। “ਸੋਚ ਕੇ (ਜੋ) ਪੈਰਰੱਖਦਾ ਹੈ। 
(ਜੀਵ ਹਿੰਸਾ ਤੋਂ) ਡਰਦਾ, ਮੂੰਹ 'ਤੇ ਕੱਸ ਕੇ ਪੱਟੀ ਬੰਨ੍ਹ ਕੇ 
ਰੱਖਦਾ ਹੈ। 


ਅਸਚਰਜ। 
'ਪੱਥਰ ਦੀ ਪੌੜੀ। 


'ਸੜ ਜਾਂਦੇ ਹਨ। 
'ਬੁੱਧ, ਜੈਨ ਤੇ ਅਰਹੰਤ ਇਹ ਤਿੰਨੇ ਹੀ ਜੈਨੀਆਂ ਦੇ ਗੁਰੂ ਹਨ। 
'ਚੌਵੀ ਸ੍ਰੇਸ਼ਟ (ਅਵਤਾਰ ਜਾਂ ਤੀਰਥੰਕਰ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 259 


ਜਿਨਿ ਮਾਨਯੋ ਸੁ ਮੁਕਤਿ ਕਹਾਯੋ ॥੧੪੧॥ 

ਈਸ ਮਾਨਨੋ ਅਹੇ ਬਿਅਰਥ। 

ਕਰਮਨ ਤੈ ਸਿਧ ਹੈ ਸਬਿ ਅਰਥਾ'। 
ਇਤਯਾਦਿਕ ਨਿਜ ਮਤ ਕੀ ਬਾਤੈਂ। 

ਗੁਰਿ ਢਿਗ ਉਨਿ ਮਾਨੀ ਬਖਯਾਤੈਂ ॥੧੪੨॥ 

ਤਾਂ ਪਰ ਸਤਿਗੁਰ ਬਚਨ ਉਚਾਰਾ। 

ਅਤੀ ਅਧਮ' ਮਤ ਆਹਿ ਤੁਮਾਰਾ। 'ਨੀਚ। 
ਜੀਵ ਜਿਤਿਕ ਜਗਿ ਈਸ ਉਪਾਏ। 

ਪਾਇ ਨਮਿਤ' ਸਬੈ ਮਰ ਜਾਏ ॥ ੧੪੨੩॥ 'ਕਾਰਨ। 
ਕੁਦਰਤਿ ਪੁਤਖ ਹਮ ਯਹਿ ਲਖ ਹੈ” 'ਦੇਖਦੇ ਹਾਂ। 
ਇਕ ਰੱਖਤ ਜੀਵਹਿ, ਇਕ ਭਖ ਹੈਂ”। 'ਇਕ ਜੀਵਾਂ ਦੀ ਰੱਖਿਆ ਕਰਦੇ ਹਨ ਤੇ ਇਕ (ਉਨ੍ਹਾਂ ਨੂੰ) 


ਖਾਂਦੇ ਹਨ। 
ਰੱਖੇ ਰਹੇ ਨ ਮਾਰੇ ਮਰ ਹੈਂ। 
ਪਾਪ ਪੁੰਨ ਕਹਿਨਾਵਤ ਕਰਿ ਹੈਂ! ॥੧੪੪॥ 'ਪਾਪ ਪੁੰਨ ਦੀ (ਗੱਲ ਐਵੇਂ) ਕਹਿਣ ਮਾਤਰ ਕਰਦੇ ਹਨ। 
ਜੋ ਕੋਊ ਯਹਿ ਬਾਤ ਨ ਮਾਨੈ। 
ਤੌ ਵਹਿ ਤਜੈ ਜੀਵ ਅੰਨ ਦਾਨੈ। 
ਹੈ ਈਸ਼ੂਰ ਕਰਮਨ ਫਲ ਦਾਤੋ। 
ਜਢ ਕਰਮਨ ਮੈਂ ਗਜਾਨ ਕਹਾ ਤੋ' ॥ ੧੪੫॥ 
ਜਗਿ ਉਤਪਤਿ, ਬਿਤ ਲਯ ਜੋ ਕਰਿ ਹੈ। 
ਈਸ਼ਰ ਵਹੀ ਮਾਨਨੋ ਪਰ ਹੈ। 
ਬਿਸੂ ਚਰਾਚਰ ਕਾ' ਸਰਦਾਰੂ। 
ਮਾਨੁਖ ਕੋ ਦੀਨੀ ਕਰਤਾਰੂ ॥ ੧੪੬॥ 
ਐਸੀ ਉੱਤਮ ਦੇਹੀ ਪਾਏ। 
ਮੈਲੇ ਰਹਿਨ ਅਗਯਾਨ ਮਹਾਂਏ। 
ਮੁਕਤਿ ਤੁਮਾਰੀ ਹਾਸੀ ਲਾਇਕ। 
ਜਲ ਮਰਨੋ ਯਹਿ ਹੈ ਦੁਖਦਾਇਕ ॥ ੧੪੭॥ 
ਮੋਚਨ ਸੋ ਸਿਰ ਨੋਚਨ ਕਰਨਾ'। ਵਾਲਾਂ ਨੂੰ) ਪੁੱਟਣਾ। 
ਬਰਤਰਾਖਿ ਬਹੁ ਭੂਖੇ ਮਰਨਾ। 
ਮਲ ਮੂਤੂ ਸੋਂ ਭਰਨੇ ਹਾਥਾ। 
ਨਾਹਿ ਬਰਤਨੋ ਨੀਕੋ ਪਾਥਾ' ॥ ੧੪੮ ॥ 
ਹੈ ਯਹਿਰੀਤਿ ਪ੍ਰੇਤਨ ਕੇਰੀ। 





260 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੈਲ ਕੁਚੈਲੇ ਰਹਿਨ ਬਧੇਰੀ। 

ਇਤਯਾਦਿਕ ਜੋ ਕ੍ਰਿਯਾ ਤੁਮਾਰੀ। 

ਜਿਹਿਂ ਪਿਖਿ ਹੋਤ ਗਿਲਾਨੀ ਭਾਰੀ ॥ ੧੪੯ ॥ 

ਛੋਰਿ ਸਬੀ ਹਰਿ ਭਗਤਿ ਗਹੀਜੈ। 

ਉੱਤਮ ਖਾਵਨ ਪੀਵਨ ਕੀਜੈ। 

ਬੁੱਹਮ ਗਯਾਨੀ ਸੰਤਨ ਕੇਰੀ। 

ਸੰਗਤਿ ਕਰਿ ਕਾਟੋ ਭਵ ਬੇਰੀ' ॥ ੧੫੦॥ 'ਜੰਮਣ ਮਰਣ ਰੂਪ ਬੇੜੀ। 
ਸੁਨਿ ਗੁਰ ਬਚਨ ਭਰੇ ਉਪਕਾਰੇ। 


ਮੈਤ੍ਰੀ ਮੁਦਤਾ ਕਰੁਣਾ' ਵਾਰੇ”। 'ਕਰਣਾ, ਮੁਦਤਾ, ਮੈਤ੍ਰੀ ਤੇ ਉਪੇਖਯਾ ਦੇ ਅਰਥਾਂ ਲਈ ਬਿਸ੍ਰਾਮ 
੯ ਦੇ ਅੰਕ ੧੦੭ ਦੀ ਟਿੱਪਣੀ। “ਵਾਲੇ (ਬਚਨ)। 


ਪਰੇ ਸਰਨ ਜੈਨੀ ਤਬਿ ਆਏ। 

ਸਤਿਨਾਮੁ ਗੁਰਿ ਮੰਤੁ ਸੁਨਾਏ ॥ ੧੫੧॥ 

ਦੋਹਰਾ: 

ਤਾਰਤਿ ਮਗ ਯੌ ਜਨਨ ਬਹੁ, 

ਅਏ ਪੂਨਾ ਗਿਰਨਾਰ'। 'ਪਹਾੜ ਦਾ ਨਾਮ। 
ਜੂਨਾ ਗਢ ਮੈ ਮਿਲਯੋ ਤਬਿ, 


ਨਰਸੀ' ਭਗਤਿ ਉਦਾਰ ॥ ੧੫੨॥ 'ਨਾਗਰ ਜਾਤੀ ਦੇ ਬ੍ੂਹਮਣ ਨਰਸੀ ਭਗਤ ਦਾ ਜਨਮ ੧੫੦੭ 
ਬਿ: ਵਿੱਚ ਹੋਇਆ ਏਸੇ ਦੀ ਹੁੰਡੀ ਸਾਵਲ ਸ਼ਾਹ ਨੇ ਦੁਆਰਕਾ 
ਵਿੱਚ ਤਾਰੀ ਸੀ। 

ਹਰਿ ਚਰਚਾ ਕਰਿ ਤਹਾਂ ਤੈ, 

ਚਢੇ ਗਿਰੀ ਪਰ' ਜਾਇ। ਪਹਾੜੀ ਉੱਪਰ। 

ਗਿਰਨਾਰੀ' ਲੌ ਸਿੱਧ ਸਬਿ, 'ਨਾਮ। 

ਮਿਲੇ ਗੁਰੂ ਸੈਂ ਆਇ ॥੧੫੨੩॥ 

ਭਏ ਮੋਦ ਸਭਿ ਸੰਤ। 

ਆਏ ਪੁਨ ਪਰਭਾਸ' ਮੈ, 'ਦੱਖਣ ਵਿੱਚ ਦੁਆਰਾ ਵਤੀ ਪਾਸ ਇਕ ਅਸਥਾਨ ਜਿਸ ਦਾ 
ਨਾਮ ਸੋਮ ਤੀਰਥ ਭੀ ਹੈ। ਏਥੇ ਜਾਦਵਾਂ ਦੀ ਕੁਲ ਦੀ ਕ੍ਰਿਸ਼ਨ 
ਜੀ ਸਮੇਤ ਸਮਾਪਤੀ ਹੋਈ ਸੀ। 

ਤਾਰੇ ਲੋਕ ਅਨੌਤ ॥ ੧੫੪ ॥ 

ਚੌਪਈ: 

ਮਾਨੋ ਤੀਨ ਦੇਵ ਤਨ ਧਰੇ। 

ਬਿਹਰਤਿ' ਧਰਨੀ? ਮੋਦਹਿ ਭਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 261 


ਕੈ ਤੁਈ ਬੇਦ ਤੀਨ ਪ੍ਰਸਥਾਨਾ'। 

ਕੈ ਤੀਨੋਂ ਗੁਨ, ਕਾਲ ਮਹਾਨਾ' ॥ ੧੫੫॥ 
ਜਾਤਿ ਜਹਾਂ ਪਗ ਧਰਿ ਜਲ ਜਾਤਾ'। 
ਕਰੈਂ ਅਗਯਾਨ ਮੋਹ ਮਦ ਘਾਤਾ। 

ਸੋਮਨਾਥ ਸ਼ਿਵ ਕੋ! ਪਿਖ, ਆਏ। 

ਪੁਰੀ ਸੁਦਾਮਾ', ਜਨ ਮੁਦ ਦਾਏ ॥ ੧੫੬ ॥ 
ਦ੍ਰਾਰਾਵਤੀ ਗੋਮਤੀ ਤੀਰੇ'। 


ਥਿਰੇ, ਘੋਖ ਜਹਿਂ ਸਿੰਧ ਗੰਭੀਰੇ'। 

ਪੇਖ ਸਾਰਦਾ ਮਠ ਠਠ' ਚਰਚਾ। 

ਕਰੇ ਲੋਗ ਹਰਿ ਭਗਤ ਸਪਰਚਾ' ॥ ੧੫੭॥ 
ਬੇਟ ਦ੍ਰਾਰਕਾ ਮੰਦਰ ਘਨੇ। 
ਬੈਰਾਗੀ ਦਿਜ ਚੇਲੇ ਬਨੇ। 

ਮਸ਼ਕਾ ਮੰਡੀ, ਭੁਜ ਰਜਧਾਨੀ'। 

ਹੇਰਤਿ ਟੇਰਤਿ ਗੁਰੁ ਬਹੁ ਬਾਨੀ ॥ ੧੫੮ ॥ 
ਨਾਰਾਇਣ ਸਰ ਪਰ ਪਗ ਧਾਰੇ। 

ਜਹਾਂ ਕਾਪੜੀ ਭੇਖ ਅਪਾਰੇ। 

ਤਿਨ ਤੈ ਮਾਰਗ ਬਾਮ' ਤਜੈ ਕੇ। 


ਹਰਿ ਭਗਤੀ ਨੀਕੀ ਦ੍ਰਿਢੈ ਕੈ ॥।੧੫੯॥ 
ਕੱਛ ਦੇਸ ਹਰਿ ਭਗਤਿ ਬਿਸੇਸੂ'। 

ਸਿਸ ਕਾਪੜੀਓਂ ਕੇਰ ਅਸੇਸੂ'। 

ਧਰਣੀ ਧਰ ਕੀ ਝਾੜੀ ਮਾਂਹੀਂ। 

ਮਿਲੇ ਅਘੋਰੀ' ਭੀਲ? ਮਹਾਂਹੀਂ । ੧੬੦॥ 
ਜੋ ਨਰ ਕੋ ਫਰਿ ਤੁਰਤੈ ਖੇ ਹੈਂ। 

ਮਹਾਂ ਭਜਾਨਕ ਪਿਖੇ ਨ ਜੈ ਹੈਂ। 

ਸੁਨਿ ਕੈ ਸ਼ਬਦ ਭਏ ਮਤਵਾਰੇ। 


ਮਨ ਤਨ ਦਿਯ ਗੁਰ ਪਗ ਪਰ ਵਾਰੇ ॥੧੬੧॥ 


ਦਿਬਯ' ਫੂਲ ਫਲ ਮੂਲ ਅਪਾਰੇ। 


'ਜਾਂ ਤਿੰਨ ਬੇਦ ਤਿੰਨ (ਸਰੂਪ ਧਾਰ ਕੇ) ਚਲ ਰਹੇ ਹਨ। 
'ਤਿੰਨ ਮਹਾਨ ਸਮੇਂ (ਭੂਤ, ਭਵਿਖਤ ਤੇ ਵਰਤਮਾਨ)। 
'ਚਰਨ ਕਵਲ। 


ਸ਼ਿਵ ਦਾ ਸੋਮਨਾਥ ਮੰਦਰ। 

'ਸੁਦਾਮਾ ਪੁਰੀ ਜਿਸ ਦਾ ਹੁਣ ਨਾਮ 'ਪੋਰ ਬੰਦਰ' ਹੈ। 

'ਗੋਮਤੀ ਤਲਾਈ ਦੇ ਕਿਨਾਰੇ ਦੁਆਰਾਵਤੀ ਸ਼ਹਿਰ ਵਿੱਚ ਜਿਸ 
ਨੂੰ ਦੁਆਰਕਾ ਆਖਦੇ ਹਨ। 

'ਜਿੱਥੇ ਡੂੰਘੇ ਸਮੁੰਦਰ ਦੀ ਉੱਚੀ ਧੁਨਿ ਹੁੰਦੀ ਰਹਿੰਦੀ ਹੈ। 
'ਕਰਕੇ। 

'ਪ੍ਰਚਾਵੇ ਸਹਿਤ। 


'ਭੁਜ ਸ਼ਹਿਰ ਜੋ ਉਸ ਇਲਾਕੇ ਦੀਰਾਜਧਾਨੀ ਸੀ। 


'ਕੀਨਾਰਾਮ ਵਾਮ ਮਾਰਗੀਏ ਦਾ ਚਲਾਇਆ ਇਕ ਪੰਥ ਜੋ 
ਮਾਸ ਸ਼ਰਾਬ ਤੋਂ ਛੁਟ ਮਲ ਮੂਤ੍ਰ ਦਾ ਖਾਣਾ ਵੀ ਧਰਮ ਦਾ ਇਕ 
ਅੰਗ ਮੰਨਦੇ ਹਨ, ਮੁਰਦੇ ਦੀ ਖੋਪਰੀ ਵਿੱਚ ਖਾਣਾ ਪੀਣਾ ਪਵਿਤ੍ਰ 
ਮੰਨਦੇ ਹਨ। 

'ਬਹੁਤ (ਫੈਲ ਗਈ)। 

(ਜਿੱਥੇ ਪਹਿਲਾਂ) ਕਾਪੜੀਆਂ ਦੇ ਹੀ ਸਾਰੇ ਸਿੱਖ ਸਨ। 


'ਵਾਮ ਮਾਰਗੀਏ ਸਾਧੂ। “ਇਕ ਜੰਗਲੀ ਅਸਭਯ ਜਾਤੀ। 


'ਜੰਗਲੀ। 





262 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਧਾ ਸਮਾਨ ਸ੍ਰਾਦ ਜਿਨਿ ਭਾਰੇ। 

ਧਰੇ ਉਪਾਇਨ' ਪਾਇਨ” ਆਗੇ। 

ਗੁਰਿ ਚਰਨਨ ਮੈਂ ਅਤਿ ਅਨੁਰਾਗੇ ॥। ੧੬੨॥ 
ਗਾਵਹਿ ਨਾਚਹਿਂ ਬਾਦ' ਬਜਾਵੈਂ। 

ਪਿਖਿ ਗੁਰਿ ਮੋਦ ਪ੍ਰਮੋਦ ਬਢਾਵੈਂ। 

ਤੁਈ ਦੇਵ ਉਨ ਕੋ ਉਨਿ ਮਾਨਾ। 

ਖੁਲੇ ਕਪਾਟ ਭਯੋ ਦਿਢ ਗਜਾਨਾ ॥ ੧੬੨ ॥ 
ਪੁਨ ਪੁਨ ਗੁਰਿ ਪਦਰਜ!' ਸਿਰ ਧਰਹੀਂ। 
ਭੂਰ ਭਾਗ ਨਿਜ ਬਰਨਨ ਕਰਹੀਂ। 

ਇਕ ਟਕ ਹੇਰ ਰੂਪ ਰਸ ਘੂਟਹਿਂ'। 

ਜਨਮ ਦਾਰਦੀ ਜਨ ਨਿਧਿ' ਲੂਟਹਿਂ ॥੧੬੪॥ 
ਦੈ ਉਪਦੇਸ ਬੇਸ! ਤਿਨ ਤਾਂਈ। 

ਚਲੇ ਗੁਰੂ ਤਹਿਂ ਤੈ ਅਗਵਾਈ। 

ਅਮਰ ਕੋਟ ਲੌ ਨਗਰ ਅਪਾਰੇ। 

ਪੇਖ ਅਏ ਮੁਲਤਾਨ ਮਝਾਰੇ ॥੧੬੫॥ 
ਦੋਹਰਾ: 

ਸੁਨਿ ਕਰਿ ਆਵਨ ਗੁਰੂ ਕਾ, 
ਜੇਤਿਕ ਪੀਰ ਫਕੀਰ। 

ਥੇ ਤਹਿਂ, ਸਬਿ ਨੇ ਮਿਲ ਕਰੀ, 

ਯਾ ਬਿਧਿ ਪੁਨ ਤਦਬੀਰ' ॥ ੧੬੬॥ 
ਪਯਾਲਾ ਭਰਿ ਇਕ ਆਬ ਕਾ', 


ਪਠਯੋ ਗੁਰੂ ਕੇ ਪਾਸ। 

ਡਾਰਿ ਪਤਾਸੇ ਫੂਲ ਧਰਿ, 

ਦਯੋ ਫੇਰ ਗੁਰਿ ਖਾਸ! ॥੧੬੭॥ 
ਪੀਰੀਂ ਪੁਰ' ਮੁਲਤਾਨ ਹੈ, 

ਉਨੈ ਜਨਾਯੋ ਏਹੁ। 

ਰਹੈਂ ਫੂਲ ਸਮ ਗੁਰਿ ਕਹਯੋ, 

ਭਏ ਖੁਸ਼ੀ ਪਿਖਿ ਵੇਹੁ' ॥੧੬੮॥ 
ਸਦਾ ਸੁਹਾਗਨ, ਲਾਲ ਜੀ, 


'ਚਰਨ ਧੂੜ। 


'ਰੂਪ ਦੇਰਸ ਦੀਆਂ ਘੁਟਾਂ ਭਰਦੇ ਹਨ। 
'਼ਜ਼ਾਨਾ। 


'ਸ੍ਰਸ਼ਟ। 


'ਜੁਗਤੀ। 

(ਪਾਣੀ ਦਾ। (ਭਾਈ ਗੁਰਦਾਸ ਜੀ ਨੇ ਦੁੱਧ ਦਾ ਕਟੋਰਾ ਲਿਖਿਆ 
ਹੈ- 'ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ'। 
ਵਾਰ ੧, ਪਉੜੀ ੪੪)। 


ਮੋੜ ਦਿੱਤਾ। “ਆਪ। 
ਪੀਰਾਂ ਨਾਲ ਭਰਿਆ ਹੋਇਆ। 


'ਉਹ (ਪੀਰ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 263 


ਸੱਯਦ ਗੀਲਾਨੀ ਪੁਨਾ, 

ਗੁਰ ਸੋਂ ਮਿਲੇ ਨਿਝੱਕ ॥੧੬੯॥ 

ਕਰਿ ਬਾਤੈ ਮਹਬੂਬ ਕੀ', 'ਪਿਆਰੇ (ਪੂਮੇਸ਼ਰ) ਦੀਆਂ। 

ਬਿਬਿਧ' ਫਕੀਰੀ ਕੇਰ। ਅਨੇਕ ਤਰ੍ਹਾਂ ਦੀਆਂ। 

ਲਹਯੋ ਪਰਸਪਰ ਮੋਦ ਅਤਿ, 

ਕਹਸੋ ਗੁਰੂ ਹਸਿ ਫੇਰ ॥੧੭੦॥ 

ਗਰਦ' ਗੋਰ?, ਗਰਮੀ, ਗਦਾ”, 'ਧੂੜ। “ਕਬਰਾਂ। “ਫਕੀਰ (ਅ) ਮੰਗਤੇ। 

ਤੋਫੇ ਤੁਮਰੇ ਭੂਰ। 

ਔਰ ਚੀਜ਼ ਨਹਿ ਇਹਾਂ ਬਹੁ, 

ਕਾਂ ਪਰ ਕਰਤ ਗਰੂਰ' ॥੧੭੧॥ 'ਹੰਕਾਰ। 

ਖਲੜੀ ਸ਼ਮਸ ਤਬ੍ਰੇਜ' ਕੀ, ਮਇਕ ਸੂਫ਼ੀ ਫ਼ਕੀਰ ਜਿਸ ਦਾ ਨਾਮ ਮਖ਼ਦੂਮ ਸ਼ਾਹ ਸ਼ਮਸੁੱਦੀਨ 
ਸੀ। ਅਨਲਹੱਕ (ਮੈਂ ਖ਼ੁਦਾ ਹਾਂ) ਕਹਿਣ ਤੇ ਮੁਲਤਾਨ ਦੇ ਹਾਕਮ 
ਨੇ ਇਸ ਦੀ ਖੱਲ ਉਤਰਵਾਈ ਸੀ। 

ਪਿਖੀ ਫੱਕਰ ਕੀ ਚਾਹਿ'। 'ਚਾਹ ਕੇ। 

ਜੋਊ ਕਾਜੀਅਨ ਕੇ ਕਹੇ, 

ਦੀਨੀ ਥੀ ਉਨਿ ਲਾਹਿ ॥੧੭੨॥ 

ਅਬਿ ਲੌ ਵਾਲੋਂ ਸਹਿਤ ਵਹਿ, 

ਹੈ ਹਮ ਪੇਖੀ ਆਪ। 

ਲਾਇ ਮਸਾਲੇ ਗੁਫਾ ਮੈ, 

ਰਖੀ ਮਜੌਰਨ' ਥਾਪਿ” ॥੧੭੨॥ 

ਪੁਨ ਜਾਗਾ ਪ੍ਰਹਿਲਾਦ ਕੀ, 

ਪੇਖੀ ਸਤਿਗੁਰੁ ਜਾਇ। 

ਮਰਦਾਨੇ ਕੇ ਪੂਛਨੇ; 

ਪਰ, ਯੋ ਕਹਯੋ ਸੁਨਾਇ ॥ ੧੭੪॥ 

ਚੌਪਈ: 

ਭੂਪ ਹਿਰਨਕੱਸਪ ਇਕ ਭਯੋ। 

ਨਾਸਤਕ ਮਤ ਤਿਹ ਰਿੰਦਿ ਧਰਿ ਲਯੋ। 

ਤੀਰਥ ਦੇਵ ਪਿਤਰ ਦਿਜ ਸਾਧੂ। 

ਜੱਗ ਦਾਨ ਤਪ ਜਪ ਆਗਾਧੂ' ॥ ੧੭੫॥ 

ਮਾਨਨ ਪੂਜਨ ਸਬਿ ਕਾ ਛੋਰਾ। 





264 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਪ ਪੁੰਨ ਨਹਿ ਮਾਨੈ ਭੋਰਾ'। ਬੋੜ੍ਹਾ ਜਿਹਾ ਵੀ। 

ਈਸ਼ਰ ਨਹਿ ਕੋਊ ਪਰਲੋਕੂ। 

ਪਾਂਚ ਭੂਤ ਕਾ' ਹੈ ਯਹਿ ਓਕੂ” ॥੧੭੬॥ 'ਤੱਤਾਂ ਦਾ। ਅਰ ਭਾਵ ਸ਼ਰੀਰ। 

ਨਹਿ ਕੋਂ ਜੀਵ ਦੇਹ ਤੇ ਨਯਾਰਾ। 

ਜੀਵਨ ਅਹੈ ਪ੍ਰਾਨ ਅਨੁਸਾਰਾ। 

ਆਵਤਿ ਹੈ ਜਬਿ ਜਾ ਕੋ ਅੰਤਾ। 

ਜੈਸਾ ਗਧਾ ਤੈਸ ਹੀ ਸੰਤਾ ॥੧੭੭॥ 

ਯਹਿ ਮਤ ਜਬਿ ਉਨਿ ਅਧਿਕ ਬਿਥਾਰਯੋ'। 'ਫ਼ੈਲਾਇਆ। 

ਬੈਦਕ ਮਤੋ' ਸਮੁਲ” ਉਖਾਰਯੋ”। 'ਆਆਸਤਕ ਮਤ। “ਸਣੇ ਮੁੱਢ ਦੇ। 'ਪੁੱਟ ਦਿੱਤਾ। 

ਤਾਂ ਕੇ ਸੁਤ ਹੋਯੋ ਪ੍ਰਹਿਲਾਦੂ। 

ਇਕ ਦਿਨ ਖੇਲਤਿ ਸਹਿ ਅਹਿਲਾਦੂ' ॥੧੭੮॥ _'ਅਨੰਦ ਸਹਿਤ। 

ਆਵੀ ਜਹਾਂ ਘੁਮਾਰ ਲਗਾਵੈ। 

ਗਯੋ ਖੇਲਤੋ ਤਹਿ ਸਹਜਾਵੈ'। ਸਹਿਜ ਸੁਭਾ। 

ਬਿੱਲੀ ਕੇ ਬੱਚੇ ਮਧ ਆਵੀ। 

ਭੂਲਿ ਚੁਨੇ ਪਾਛੇ ਸੁਧ ਆਵੀ ॥ ੧੭੯॥ 

ਦੀਨੀ ਥੀ ਜਬ ਆਗ ਲਗਾਈ। 

ਰਾਖੇ ਰਾਮ ਕਹਯੋ ਉਨਿ ਭਾਈ। 

ਬਾਤੁ ਇਹੁ ਪ੍ਰਹਲਾਦ ਸੁ ਸੁਨੀ। 

ਆਵੀ ਪੱਕੀ ਤੁ ਆਯੋ ਗੁਨੀ' ॥੧੮੦॥ ਮਿ ਇਹ ਰਿ 
| 

ਨਿਕਸੇ ਸਾਬਤ ਪੂਤ ਮਜਾਰੀ'। 'ਬਿੱਲੀ ਦੇ। 

ਪੇਖ ਸਿਦਕ ਭੌ ਤਾਂ ਕੋ ਭਾਰੀ। 

ਤਾਹੀਂ ਸਮੇਂ ਆਇ ਰਿਖਿ ਨਾਰਦ। 

ਦੀਨੋ ਤਿਹ ਉਪਦੇਸ਼ ਬਿਸਾਰਦ' ॥੧੮੧॥ 

ਤਾਂ ਦਿਨ ਤੈ ਤਿਹ ਭਗਤਿ ਗਹੀ ਹਰਿ। 

ਰਹਜਯੋ ਛੁਡਾਇ ਬਾਪ ਬਹੁ ਦੈ ਡਰ। 

ਜਬਿ ਕੇਹੂੰ ਪ੍ਰਹਿਲਾਦ ਨ ਡਰਾ। 

ਤਪਤ ਥੰਭ ਸੋਂ ਲਾਵਨ ਕਰਾ ॥ ੧੮੨॥ 

ਤਾਂ ਪਰ ਭੀ ਜਬ ਨਹਿ ਉਨ ਮਾਨੋ। 

ਮਾਰਨ ਲਗੋ ਦੁਸ਼ਟ ਤਬਿ ਜਾਨੋਂ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 265 


ਭਗਤ ਹੇਤ ਈਸ਼ੂਰ ਤਨ ਧਾਰਾ। 

ਨਰ ਸਿੰਘ ਹੂ ਭੂਪਤਿ ਕੋ ਮਾਰਾ ॥੧੮੩॥ 

ਬੈਦਕ ਮਤ ਫਿਰ ਜਗਿ ਬਿਸਤਾਰਾ। 

ਨਾਸਤਕ ਮਤ ਕਾ ਮੂਲ ਉਪਾਰਾ'। 

ਜਬਿ ਜਬਿ ਲੁਪਤ ਧਰਮ ਹਰਿ ਭਗਤੀ। 

ਤਬਿ ਈਸ਼ੂਰ ਤਨ ਧਰਿ ਪਰ ਜਗਤੀ' ॥ ੧੮੪॥ 

ਕੈ ਨਿਜ ਭਗਤ ਪਿਗੰਮੂ ਪਠ ਹੈ। 

ਮਾਰਗ ਧਰਮ ਭਗਤਿ ਫਿਰ ਠਟ ਹੈ! ॥੧੮੫॥ 

ਦੋਹਰਾ: 

ਗਾਥ ਕਹਿ ਪੁਹਿਲਾਦ ਕੀ, 

ਅਏ ਤੁਲੌਭੇ ਗਾਮ'। 'ਤੁਲੈਭਾ ਪਿੰਡ (ਜਿਸ ਨੂੰ ਹੁਣ ਮਖਦੂਮ ਪੁਰ ਆਖਦੇ ਹਨ) 
ਕਬੀਰ ਵਾਲਾ ਦਾ ਇਕ ਪਿੰਡ ਹੈ। 

ਠੱਗਨ ਕਾ ਸਰਦਾਰ ਤਹਿ, 

ਥਾ ਤਬਿ ਸੱਜਨ ਨਾਮ ॥੧੮੬॥ 

ਮਰਦਾਨੇ ਕੋ ਲੇ ਗਯੋ, 

ਘਰ ਨਿਜ ਖ੍ਹਾਵਨ ਹੇਤ। 

ਛੀਨ ਲਯੋ ਜੋ ਪਾਸ ਥਾ, 

ਗੁਰਿ ਲਖ ਕਰਿ ਪੁਨ ਭੇਤ ॥੧੮੭॥ 

ਤੁਰਤਹਿ' ਜਾਇ ਛੁਡਾ ਲਯੋ, 

ਠੱਗਹਿ' ਕਰਿ ਉਪਦੇਸ਼। 

ਅਪਨਾ ਬਿਰਦ ਪਛਾਨ ਕੈ, 

ਤਾਂ ਕੇ ਕਟੇ ਕਲੇਸ਼ ॥।੧੮੮॥ 

ਕਟਤਿ ਕੁਹਾਰਾ' ਚੰਦਨੈ, 

ਵਹਿ ਤਿਹ ਦੇਤ ਸੁਗੰਧਿ। 

ਸੰਤਨ ਯਹੀ ਸੁਭਾਵ ਹੈ, 

ਕਟਤਿ ਜਨੋ ਕੇ ਫੰਧਾ ॥੧੮੯॥ 'ਫਾਹੇ। 

ਜਗਿ ਜੀਵਨਿ ਮਗ' ਤਾਰਤੇ, 'ਰਸਤੇ ਵਿੱਚ ਜਗਤ ਦੇ ਜੀਵਾਂ ਨੂੰ। 

ਤਲਵੰਡੀ ਪੁਨ ਆਇ। 

ਮਾਤ ਪਿਤਾ ਪਿਖ ਮੁਦ' ਭਏ, 'ਅਨੰਦ। 

ਅਏ ਦਰਸ ਹਿਤਰਾਇ' ॥ ੧੯੦॥ 'ਰਾਇ ਬੁਲਾਰ। 





266 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਜਨ! ਪੁਰ ਜਨ? ਮਿਲਿ ਭਲੇ, ਆਪਣੇ ਦਾਸਾਂ। (ਤੇ) ਸ਼ਹਿਰ ਦੇ ਲੋਕਾਂ ਨੂੰ। 

ਕਰਿ ਦਰਸ਼ਨ ਸੁਨਿ ਬਾਕ। 

ਹਰੈ ਅਧਿਕਾਰੀ' ਮੁਕਤਿ ਕੇ, 'ਹੱਕਦਾਰ। 

ਜਮ ਤੇ ਭਏ ਬਿਬਾਕ' ॥੧੯੧॥ 'ਨਿੱਡਰ। (ਅ) ਬਾਕੀ ਤੋਂ ਬਿਨਾਂ, ਹਿਸਾਬ ਦੇ ਲੈਣ ਦੇਣ ਤੋਂ 


ਮੁਕਤ। 

ਕੇਤਿਕ ਦਿਨ ਤਹਿ ਰਹਿ ਪੁਨਾ, 
ਆਏ ਪੁਰ ਸੁਲਤਾਨ। 
ਪੰਦਹਾ ਸੈ ਅਠਸਠ ਹੁਤੋ', ੧੫੬੮ ਬਿ: ਸੰਮਤ ਸੀ। 
ਸੰਮਤ ਤਬਿ ਲਿਹੁ ਜਾਨ ॥੧੯੨॥ 
ਖਬਰ ਪਾਇ ਦਿਸ ਚਾਰ ਕੇ, 
ਦਰਸੈਂ ਜਨ ਬਹੁ ਆਇ। 
ਨੈਨ ਲਾਭ ਲਹਿ ਦਰਸ ਕਰਿ, 
ਮੁਕਤਿ ਬੈਨ ਸੁਨਿ ਪਾਇ ॥ ੧੯੨॥ 
ਪਿਖਿ ਜੈਰਾਮ ਅਰ ਨਾਨਕੀ, 
ਰਹੈਂ ਮੋਦ ਦਿਨ ਰੈਨ। 
ਹੁਤੀ ਪਿਤਾ ਕੇ ਐਨ' ॥੧੯੪॥ 'ਪਿਤਾ ਦੇ ਘਰ ਭਾਵ ਪੇਕੇ। 
ਸਿਰੀ ਚੰਦ ਲਖਮੀ ਸਸੀ', 'ਚੰਦ। 
ਪਰੇ ਪਿਤਹਿ ਪਗ ਆਇ। 
ਜਥਾ ਜੋਗ ਸਬਿ ਕੋ ਗੁਰੂ, 
ਕੀਨੋਂ ਤੋਸ' ਸੁਹਾਇ? ॥ ੧੯੫॥ 'ਪ੍ਸੰਨ। “ਚੰਗੀ ਤਰ੍ਹਾਂ। 
ਈਹਾਂ ਗੁਰੁ ਸੁਖਿ ਧਾਮ। 
ਯਾਹੀ ਤੈ ਅਵਕਾਸ' ਪਿਖਿ, ਵਿਹਲ, ਸਮਾਂ। 
ਧਯਾਇ ਕਰਯੋ ਬਿਸ੍ਰਾਮ ॥੧੯੬॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਦੁਤੀ ਉਦਾਸੀ ਬਰਨਨੰ ਨਾਮ 
ਨਵਮੋ ਬਿਸੁਮ ॥੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੦. [ਤੀਜੀ ਉਦਾਸੀ- ਉੱਤਰ ਦਿਸ਼ਾ ਦਾ ਪੁਸੰਗ) 


ਸੂਰ ਪਰਤਾਪ ਸਸੀ ਸਮ ਸੀਤਲ, 
ਚਿੰਤਮਨੀ ਮਨਿ ਚਿੰਤ ਪੁਰਾਈ'। 


ਅਡੋਲ ਸੁਮੇਰੁ ਅਭੈ ਮ੍ਿਗਰਾਈ'। 
ਪਾਵਨ ਗੰਗ ਅਨੰਗ ਸੁਹਾਵਨ: 
ਭਾਵਨ, ਪੌਨ ਅਬੰਧ ਰਹਾਈ'। 


ਗੁਰ ਖਸ਼ਹੂਮ ਕੋ ਅਭਿਬੰਦ ਕਰਾਈ' ॥੧॥ 


ਸੋ ਗਾਥਾ ਬਰਨਨ ਕਰੋਂ, 

ਮਾਥਾ ਗੁਰਿ ਪਦ ਟੇਕ। 

ਦਾਨ ਵਿਚਾਰ ਬਿਬੇਕ ॥ ੨ ॥ 

ਮਨਹਰੀ ਛੰਦ: 

ਗੁਰ ਚਾਹਯੋ ਚਲਨਾ, ਸੁਨਿ ਨਰ ਲਲਨਾ', 
ਪੁਰ ਸੁਲਤਾਨ ਬਿਸ਼ੰਦੇ'। 

ਮੁਖਿ ਮਨ ਕੁਮਲਾਏ, ਬਸ ਨ ਬਸਾਏ', 
ਰਾਖਜੋ ਚਹੈਂ ਮੁਕੰਦੇ। 

ਬਾਲਾ ਮਰਦਾਨਾ, ਲੈ ਸੰਗਾਨਾ, 

ਮਿਲ ਨਿਜ ਭਗਨੀ ਤਾਏ'। 


ਮਸ੍ਹੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਜਿਨ੍ਹਾਂ ਦਾ) ਪ੍ਰਤਾਪ ਸੂਰਜ 
(ਵਾਂਗ) ਹੈ, ਚੰਦ੍ਰਮਾਂ (ਵਾਂਗ) ਠੰਢੇ ਹਨ, ਚਿੰਤਾਮਣੀ (ਵਾਂਗ) 
ਮਨ ਦੀਆਂ ਚਿਤਵਣੀਆਂ (ਇੱਛਾਵਾਂ) ਪੂਰੀਆਂ ਕਰਨ ਵਾਲੇ 


ਹਨ। 


'ਕੰਵਲ (ਵਾਂਗ) ਨਿਰਲੇਪ, ਅਕਾਸ਼ (ਵਾਂਗ) ਨਿਰਖੋਭ, ਸੁਮੇਰ 


(ਪਰਬਤ ਵਾਂਗ) ਅਡੋਲ ਤੇ ਸ਼ੇਰ ਵਾਂਗ ਨਿਰਭੈ ਹਨ। 


ਗੰਗਾ (ਵਾਂਗ) ਪਵਿੱਤ੍ਰ, ਕਾਮਦੇਵ (ਵਾਂਗ) ਸੁੰਦਰ ਤੇ ਚੰਗੇ 
ਲੱਗਣ ਵਾਲੇ ਹਵਾ ਵਾਂਗ ਬੰਧਨਾਂ ਤੋਂ ਅਜ਼ਾਦ ਰਹਿਣ ਵਾਲੇ ਹਨ। 


'ਮੁੰਦਰ (ਵਾਂਗ) ਡੂੰਘੇ ਤੇ ਧਰਤੀ (ਵਾਂਗ) ਧੀਰਜੀ ਛੇਵੇਂ ਗੁਰਾਂ 


ਨੂੰ (ਸੈਂ) ਹਿਰਦੇ ਕਰ ਕੇ ਬੰਦਨਾਂ ਕਰਦਾ ਹਾਂ। 


ਪ੍ਰਮੇਸ਼ਰ ਸਰੂਪ। 


'ਸਾਰੇ ਲੋਕਾਂ ਨੂੰ। 


(ਇਹ ਕਥਾ) ਵਿਚਾਰ ਤੇ ਗਿਆਨ ਦੇਣ ਵਾਲੀ ਹੈ। 
'ਇਸਤ੍ਰੀਆਂ। 


'ਵਾਸੀ। 
'ਵਾਹ ਨਹੀਂ ਚੱਲਦੀ। 


ਆਪਣੀ ਭੈਣ (ਨਾਨਕੀ ਜੀ) ਨੂੰ। 





ਗੁਰ ਕਰਿ ਪੈਯਾਨੇ', ਲਖਿ ਦਰਯਾਨੇ”, 
ਕੀਰਤ ਪੁਰ ਢਿਗ ਆਏ ॥ ੪॥ 
ਚਰਚਾ ਕਰਿ ਸੁਖ ਦੀਏ। 

ਪੁਨ ਪੇਖ ਪੰਜੌਰੈ', ਤੀਰਥ ਧੌਰੈਂ?, 


ਜੋਹੜ ਸਰ ਥਿਰ ਥੀਏ”। 

ਤਹਿਂ ਤੈ ਇਕ ਰਾਖਸ, ਦੁਖਦ ਮਹਾਂ ਕਸ', 
ਲੋਗਨਿ ਕਹੇ ਨਿਕਾਰਾ। 

ਫਿਰਿ ਚਲਿ ਗਿਰ ਊਚੈ, ਥਿਰਿ ਗੁਰ ਸੂਚੇ, 
ਪੇਖੇ ਲੋਗ ਹਜਾਰਾਂ ॥੫॥ 

ਵਹਿ ਥੇ ਬਿਨ ਪਾਨੀ, ਦੁਖੀ ਮਹਾਨੀ, 
ਚ਼ਸ਼ਮਾਂ' ਗੁਰੂ ਨਿਕਾਰਾ। 

ਅਬਿ ਸੋ ਸਰ ਮਾਂਹੀ?, ਨਾਮ ਤਹਾਂ ਹੀ, 
ਹੈ ਗੁਰ ਕੇਰ' ਉਦਾਰਾ। 

ਗਏ ਜਬੈ ਅਘਹਾਰੀ'। 

ਆਏ ਸੁਨਿ ਮੁਦ ਧਾਰੀ ॥੬॥ 

ਕਰ ਕੈ ਬਹੁ ਚਰਚਾ, ਪਾਯੋ ਪਰਚਾ”, 

ਭਏ ਸਿੱਖ ਸਤਿਨਾਮੀ। 

ਪੁਨ ਬਹੁ ਬੈਰਾਗੀ, ਪੇਖੇ ਆਗੀ', 

ਆਗੀ ਤਪਤਿ ਸਕਾਮੀ' ॥ ੭॥ 

ਕਬਿੱਤ: 

ਕਾਹੂੰ ਸਨ, ਅਠਸਠ' ਕੋ ਚੁਰਾਸੀ ਤਾਵਹੀ। 


ਧਰਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਚੱਲ ਕੇ। (ਸਤਲੁਜ) ਦਰਿਆ ਲੰਘ ਕੇ। 


'ਕੰਡਾਘਾਟ ਤਹਿਸੀਲ ਵਿੱਚ, ਕਾਲਕਾ ਦੇ ਨੇੜੇ ਇਕ ਪਿੰਡ। 
2(ਤੇ) 'ਧਾਰਾ' ਨਾਮ ਦਾ ਤੀਰਥ। 
'ਟਿਕ ਗਏ। 


ਬਹੁਤਾ ਕਸ਼ਟ ਤੇ ਦੁੱਖ ਦੇਣ ਵਾਲਾ। 


(ਪਾਣੀ ਦਾ) ਸੋਮਾ। 
'ਉਹ (ਸੋਮਾ)। “ਸਰੋਵਰ ਵਿੱਚ। 
'ਗ਼ੁਰਾਂ ਦੇ ਨਾਮ ਦਾ। 


ਪਾਪ ਨਾਸ਼ਕ (ਗੁਰੂ ਜੀ)। 


(ਕਰਾਮਾਤ ਦਾ ਚਮਤਕਾਰ ਦੇਖਿਆ। 


'ਅੱਗੇ (ਜਾ ਕੇ)। 
ਅੱਗ ਤਾਪਦੇ ਹਨ ਕਾਮਨਾ ਸਹਿਤ। 


ਕਿਤੇ ਸੋਲਾਂ ਤੋਂ ਦੁਗਣੀਆਂ (ਭਾਵ ਬੱਤੀ ਧੂਣੀਆਂ ਹਨ)। 
'ਅਠਾਹਨ (੬੮)। 

'ਸਿਰ (ਧਰਤੀ ਤੇ) ਮਾਰਦਾ ਹੈ। “ਮੂਧੇ ਮੂੰਹ। 

ਬਾਂਹ ਸੁਕਾਉਂਦੇ ਹਨ। “ਉਹ ਤਪਸੀ ਜੋ ਰਾਤ ਦਿਨ ਖੜਾ ਹੀ 
ਰਹੇ, ਬੈਠੇ ਤੇ ਲੇਟੇ ਨਾ। 

'ਕਿਲਾਂ। “ਰੋੜਾਂ ਉੱਪਰ। “ਸਰੀਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਸਨ ਕਪਾਲੀ' ਆਦਿ ਕਰਿ ਕੋ ਦਿਖਾਵਹੀ। 


ਕੋਊ ਲੇਤ ਜਲ ਧਾਰ, ਕੋਊ ਬੈਠੋ ਬੀਚ ਬਾਰ', 
ਕੋਊ ਨਿਰਾਧਾਰ' ਫਲੋਹਾਰ? ਕੋ ਕਰਾਵਹੀ ॥੮॥ 
ਗੁਰੂ ਕਾ ਅਸ਼ਾਰਾ' ਪਾਇ, ਮਰਦਾਨੇ ਢਿਗ ਜਾਇ, 
ਮਾਂਗੀ ਆਗ ਜਬਿ ਤਬਿ ਆਗ ਤਿਨ ਕੋ ਲਗੀ। 
ਹਮਰੀ ਰਸੋਈ ਸਿਰਿਸ਼ਟ ਪਰ ਪਰੀ ਤੇਰੀ ਦ੍ਰਿਸ਼ਟਿ', 
ਏ ਤੋ ਭਈ ਭਿਿਸ਼ੱਟ ਨਿਸ਼ਟ ਕੈਹੈਂ ਤੋਹਿ ਨ ਭਗੀ। 


ਆਏ ਮਾਰ ਮਾਰ ਗਾਰ ਦੇਤਿ ਬੇ ਸ਼ੁਮਾਰ ਭਾਰ', 
ਦੌਰਿ ਮਰਦਾਨਾ ਲਪਟਾਨਾ' ਗੁਰ ਕੇ ਪਗੀਂ”। 
ਧੀਰਜ ਧਰਾਇ ਗੁਰ ਸ਼ਬਦ ਸੁਨਾਇ ਤਿਨੈ, 
ਕਹਯੋ ਚੌਂਕੇ ਥਾਰੇ' ਮੈਂ ਚੰਡਾਲਿ ਚੌਕਰੀ ਖਰੀ? 
॥੯॥ 

ਤਥਾ ਹੀ ਸੀ ਮੁਖ ਵਾਕਯ 

ਕੁਬੁਧਿ ਡੂੰਮਣੀ' ਕੁਦਾਇਆ” ਕਸਾਇਣਿ, 

ਪਰ” ਨਿੰਦਾ ਘੁਟ ਜੂਹੜੀ, ਮੁਠੀ? ਕ੍ਰੋਧਿ” 
ਚੰਡਾਲਿ” ॥ 

ਕਾਰੀ' ਕਢੀ ਕਿਆ ਥੀਐ ਜਾ ਚਾਰੇ ਬੈਠੀਆ 
ਨਾਲਿ ॥ 

(ਵਾਰ ਸੀਰਾਗ, ਸਲੋਕ ੨੦, ਪੰਨਾ ੯੧) 
ਚੌਪਈ: 

ਇਤਯਾਦਿਕ ਬਹੁ ਸ਼ਬਦ ਸੁਨੈ ਕੈ। 

ਭਏ ਸੁੱਧ ਉਰ' ਗੁਰੁ ਪਗ ਪੈ ਕੇ। 

ਗਹਿ ਉਪਦੇਸ਼ ਨਾਮੁ ਸਤਿ ਲਾਗੇ। 

ਕਰਮ ਭੇਦ ਭੂਮ ਖੇਦ' ਤਯਾਗੇ ॥ ੧੦॥ 

ਪੁਨ ਤਪ ਤਾਪਨ ਪਰ ਗੁਰ ਕਹਾ। 

ਅਤਿ ਉੱਤਮ ਨਰ ਤਨ ਤੁਮ ਲਹਾ। 

ਜਾਂਹਿ ਸੁਰਾਸੁਰ' ਬਾਂਛਤਿ ਸਾਰੇ। 

ਇਸ ਬਿਨ ਮਿਲੇ ਨ ਮੋਖ ਉਦਾਰੇ ॥੧੧॥ 
ਤਾਵਨ' ਯਾਂਹਿ ਅਗਯਾਨੀ ਕਰਿ ਹੈਂ। 


'ਜਿਸ ਆਸਨ ਵਿੱਚ ਸਿਰ ਦਾ ਤਾਲੂ ਜ਼ਮੀਨੇ 'ਤੇ ਅਤੇ ਟੰਗਾਂ 
ਆਕਾਸ਼ ਵੱਲ ਕਰੀਦੀਆਂ ਹਨ। 

ਪਾਣੀ ਵਿੱਚ। 

'ਭੁੱਖਾ। “ਫਲ ਦਾ ਭੋਜਨ। 

'ਇਸ਼ਾਰਾ। 


'ਨਿਗਾਹ। 

'ਨਿਸਚੇ ਨਾਲ ਕਹਿੰਦੇ ਹਾਂ। (ਹੁਣ) ਤੂੰ ਭੱਜ ਕੇ ਨ ਜਾਈਂ (ਭਾਵ 
ਤੈਨੂੰ ਹੁਣ ਜ਼ਰੂਰ ਮਾਰ ਦਿਆੰਗੇ)। 

ਅਣਗਿਣਤ ਤੇ ਬਹੁਤੀਆਂ। 

'ਚਿੰਬੜ ਗਿਆ। “ਚਰਨੀ। 


'ਤੁਹਾਡੇ। “ਚਾਰ ਚੰਡਾਲਣੀਆਂ ਖੜੀਆਂ ਹਨ। 


'ਮਿਰਾਸਣ। “ਕਰੂਰਤਾ, ਬੇਤਰਸੀ। 

'ਪਰਾਈ। “(ਸ਼ਾਂਤੀ ਨੂੰ) ਲੁੱਟਣ ਵਾਲੀ। “ਕ੍ਰੋਧ ਬ੍ਰਿਤੀ (ਅ) ਕ੍ਰੋਧ 
ਦੀ ਇਸਤ੍ਰੀ, ਹਿੰਸਾ। 'ਚੰਡਾਲੀ ਹੈ। 

'ਕਾਰਾਂ, ਲਕੀਰਾਂ। 





270 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਰਮੀ ਪੀਟੇ' ਸਾਂਪ? ਨ ਮਰ ਹੈ। 

ਨਰ ਨਾਰਾਯਣ ਦੇਹੀ' ਪਾਏ। 

ਦੇਵਨ ਦੁਖ ਯਹ ਪਾਪ ਮਹਾਏ' ॥੧੨॥ 
ਚਹੀਏ ਸਤਿ ਸੰਗਤਿ ਨਿਤ ਕਰਕੈ। 

ਕਾਮ ਕੋਹ' ਮਦ? ਮਤਸਰ” ਹਰ ਕੈ”। 
ਨਾਮ ਜਪੋ ਹਰਿ ਭਗਤੀ ਗਯਾਨਾ। 

ਗੁਰ ਪੂਰੇ ਤੇ ਗਹੋ ਮਹਾਨਾ ॥ ੧੩॥ 

ਪੁਨ ਤੁਮ ਕਰਤਿ ਰਸੋਈ ਜੋਈ। 

ਮਾਨਹਿ ਤਾਂਹਿ ਪਵਿਤ੍ਰ ਹੋਈ। 

ਫਿਰ ਤੁਮ ਮੈਲੇ ਥੈਲੇ' ਮਾਂਹੀ। 

ਪਾਵਤਿ, ਕਯੋਂ ਸ਼ਰਮਾਵਤਿ ਨਾਹੀ ॥੧੪॥ 
ਤਾਂ ਤੇ ਤੁਮ ਯਹਿ ਸਾਚੀ ਜਾਨੋ। 

ਕਰਮ ਕ੍ਰਿਯਾ ਸਥਿ ਭੂਮ ਮਹਾਨੋ। 

ਲੋਗ ਰਿਝਾਵਨ ਹਿਤ ਸਬ ਕਰਹੀਂ। 

ਮਾਨ ਪਤਿਸ਼ਟਾ' ਫਲ ਤਿਹ ਧਰਹੀਂ” ॥ ੧੫॥ 


ਲੋਗ ਦਿਖਾਵਾ ਜਿਨਿ ਕੁਛ ਕੀਨਾ। 
ਆਗੇ ਫਲ ਤਿਹਿਂ ਮਿਲੈਰਤੀ ਨਾ। 
ਉਰਧ ਝੂਲਨ ਪਦ ਚਮਗਾਦਰ'। 

ਪੈਸਨ ਜਲ ਮੈ ਮਛਲੀ ਦਾਦਰ' ॥ ੧੬॥ 


ਲਹਿ ਖੜੇ ਸ੍ਰੀ ਤਰੁ ਕੀ ਜੋਨੀ'। 

ਭੁਜਾ ਸੁਕਾਵਨ ਖੜ ਸੁਕ ਹੋਨੀ। 

ਨਾਂਗੇ ਪਗ ਸਗ' ਬੰਦਰ ਹੋਵੈਂ। 
ਮੁੰਡਤਿ ਗਾਡਰ ਪਦਵੀ ਜੋਵੈਂ! ॥੧੭॥ 
ਦੂਧ ਅਹਾਰੀ' ਕੱਟੇ ਬੱਛੇ। 

ਨੂਂ ਸੁਕ' ਸਾਰਕ” ਜੇ ਫਲ ਭੱਛੇ”। 

ਖੁਸਰੇ ਜਤੀ, ਜਟਾਂ ਬਟ ਧਾਰੇ'। 

ਸਾਂਪ ਗੁਫਾ ਸਹਿਂ ਤਾਪ ਭਠਯਾਰੇ' ॥ ੧੮॥ 


ਆਂਖ ਮੀਚ ਆਂਧਰ ਪਦ' ਪੈ ਹੈਂ। 
ਜੈਸੋ ਕਰੈਂ ਤੈਸ ਪਲ ਲੈ ਹੈਂ। 


(ਦੇਹ ਰੂਪ) ਸੱਪ ਦੀ ਖੁੱਡ ਨੂੰ ਕੁੱਟਿਆਂ। “(ਮਨ ਰੂਪ) ਸੱਪ। 
'ਨਾਰਾਇਣ ਦੀ ਪ੍ਰਾਪਤੀ ਕਰਾਉਣ ਵਾਲੀ ਮਨੁੱਖਾ ਦੇਹ। 
'ਬਹੁਤਾ। 


'ਕੋੋਧ। “ਹੰਕਾਰ। “ਈਰਖਾ। 'ਨਾਸ ਕਰਕੇ। 


'ਸਤਿਕਾਰ ਤੇ ਪੂਜਾ। “ਪਾਉਂਦੇ ਹਨ। 


ਪੁੱਠੇ ਲਟਕਣਾ ਚਮਗਿੱਦੜ ਦੀ ਪਦਵੀ ਪਾ ਲੈਂਦਾ ਹੈ। 
'ਜਲ ਵਿੱਚ (ਪੈਸਨ) ਪੈਣ ਨਾਲ ਭਾਵ ਇਸ਼ਨਾਨ ਕਰਨ ਨਾਲ 


ਮੱਛੀ ਤੇ ਡੱਡੂ (ਬਣੀਦਾ ਹੈ)। 


'ਸਦਾ ਖੜੇ ਰਹਿਣ ਵਾਲੇ ਦਰੱਖ਼ਤ ਦੀ ਜੂਨ ਲੈਂਦੇ ਹਨ। 


'ਕੁੱਤੇ। 

ਸਿਰ ਮੁੰਨੇ ਭੇਡਾਂ ਦੀ ਪਦਵੀ ਦੇਖਦੇ ਹਨ। 
'ਦੁੱਧ ਪੀਣੇ। 

'ਤੋਤੇ। 'ਮੈਨਾ। “ਖਾਂਦੇ ਹਨ। 

ਜਟਾਂ ਧਾਰੀ ਬੋਹੜ ਬਣਦੇ ਹਨ। 


ਗ਼ੁਫਾ 'ਚ ਰਹਿਣ ਵਾਲੇ ਸੱਪ ਤੇ ਤਾਪ ਸਹਾਰਨ ਵਾਲੇ 
ਭਠਿਆਰੇ। 


ਅੰਨ੍ਹੇ ਦੀ ਪਦਵੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 271 


ਤਾਂ ਤੇ ਲੋਗ ਦਿਖਾਵਨ ਤਜਿ ਕੈ। 

ਪੈਹੁ ਬੁਹਮ ਪਦ ਬ੍ਰਹਮਹਿ ਭਜਿ ਕੈ ॥੧੯॥ 
ਇਤਯਾਦਿਕ ਬਚ ਗੁਰ ਕੇ ਸੁਨਿ ਕੈ। 

ਸਾਚੇ ਸੁਖਦ ਮੁਕਤਿ ਦਾ ਗੁਨਿ ਕੈ। 


ਛੋਡਿ ਦੰਭ ਦਿਖਲਾਵਾ ਕਰਮੂ। 


ਗੁਰਮਤਿ ਧਰਿ ਉਰਿ ਭਏ ਸੁਕਰਮੂ ॥ ੨੦ ॥ 


“ਦੋਹਰਾ : 


ਬਰਫ ਹੋਇ ਘਨ ਸੰਗ ਤੈ', 
ਤਾਂ ਤੈ ਪਾਹਨ ਹੋਇ'। 
ਨਿਮਕ ਖਾਨ ਮੈ ਜੇ ਪਰੈ” 

ਪੁਨ ਪਾਨੀ ਹੈ ਸੋਇ ॥੨੧॥ 
ਹੋਤ ਬੁਹਮ ਤੈ ਜੀਵ। 

ਖਾਨ ਨਿਮਕ ਗੁਰੁ ਬਚਨ ਮੈ, 
ਪਰੈ ਤੁ ਹੂ ਪੁਨ ਪੀਵ' ॥੨੨॥ 
ਪੂਰਨ ਗੁਰੁ ਗਾਡੀ ਭਰੀ, 

ਚੱਕ ਬੈਨ' ਚਲਾਇ। 

ਲੀਕ ਠੀਕ ਧਰ ਧੀ ਧਸੈ', 


ਖਾਲੀ ਨਾਹਿ ਧਸਾਇ ॥੨੨॥ 
ਯਾ ਬਿਧਿ ਗੁਰ ਬਹੁ ਜਨਨ ਕੀ, 
ਕਰਿ ਨੀਕੈ ਕਲਯਾਨ। 

ਗਢ ਮੁਕਤੇਸ਼ੂਰ ਦੇਖ ਫਿਰਿ, 
ਧਸੇ ਪਹਾਰ ਮਹਾਨ ॥ ੨੪॥ 
ਪਿਖਯੋ ਕਮਾਊ ਗਿਰ' ਭਲੇ, 
ਨੈਨੀਤਾਲ ਬਿਸਾਲ। 

ਗਏ ਪੁਨਾ ਗੋਰਖ ਮਤੇ, 


ਨਾਨਕ ਮਤਾ ਜੁ ਹਾਲ' ॥ ੨੫॥ 
ਤ੍ਰਿਭੰਗੀ ਛੰਦ: 


%ਅੰਕ ੨੧ ਦੇ ਦੋਹਰੇ ਦੀਆਂ ਦੋਨੋਂ ਤੁਕਾਂ ਮੂਲ ਵਿੱਚ ਅੱਗੇ ਪਿੱਛੇ 
ਛਪੀਆਂ ਹੋਈਆਂ ਸਨ ਅਸਾਂ ਇਨ੍ਹਾਂ ਨੂੰ ਦਰੁੱਸਤ ਕਰ ਦਿੱਤਾ ਹੈ। 
(ਪਾਣੀ) ਬੱਦਲ ਦਾ ਸੰਗ ਕਰ ਕੇ ਬਰਫ਼ ਬਣ ਜਾਂਦਾ ਹੈ। 

'ਤਿਸ ਬਰਫ਼ ਤੋਂ (ਸਖ਼ਤ ਹੋ ਕੇ) ਪੱਥਰ ਹੋ ਜਾਂਦਾ ਹੈ। 

(ਉਹ ਬਰਫ਼) ਜੇ ਲੂਣ ਦੀ ਖਾਣ 'ਚ ਪੈ ਜਾਵੇ। 


'ਅਸਰ ਨਾਲ। 


'ਪਤੀ ਭਾਵ ਬ੍ਰਹਮ ਰੂਪ। 
ਬਚਨਾਂ ਰੂਪ ਪਹੀਏ। 


(ਸਿੱਖਾਂ ਦੀ) ਬੁਧੀ ਰੂਪ ਧਰਤੀ ਵਿੱਚ (ਅਸਰ ਹੋਣ ਰੂਪ) ਠੀਕ 
ਲੀਕ ਧਸਦੀ ਹੈ। 


ਇਸ ਪਹਾੜ ਦਾ ਪੁਰਾਣਾ ਨਾਮ 'ਪੰਚ ਕੂਟ' ਹੈ ਤੇ ਸੰਸਕ੍ਰਿਤ 
ਵਿੱਚ ਇਸ ਨੂੰ 'ਪੂਰਮਾਚਲ' ਕਹਿੰਦੇ ਹਨ। 


ਵਰਤਮਾਨ ਸਮੇਂ ਜੋ ਉਸ ਦਾ ਨਾਮ ਨਾਨਕ ਮਤਾ ਹੈ। 





272 


ਗੁਰ ਗਰਬ ਪ੍ਰਹਾਰੀ, ਬਾਨਿ ਉਚਾਰੀ, 
ਹਿਤ ਉਪਕਾਰੀ, ਸੁਰ ਪਾਏ'। 

ਸੁਨਿ ਜੋਗੀ ਦੌਰੇ, ਗਰਬ ਗਦੌਰੇ', 
ਜੀਤਨ ਬੋਰੇ', ਤਹਿ ਆਏ। 

ਗੁਰ ਕੋ ਆਦੈਸੇ', ਕਰਿ ਢਿਗ ਬੈਸੇ, 
ਗਰਬ ਭਰੈਸੇ, ਬੈਨਰਟੇ'। 

ਹਮਰੇ ਮਤ ਆਵੋ, ਮੁੰਦ੍ਹਾ ਪਾਵੋ, 

ਸਾਧ ਕਹਾਵੋ, ਕਾਨ ਪਟੇ' ॥ ੨੬॥ 
ਹਨ ਜੋਗ ਕਮਾਵੋ, ਖਾਕ ਰਮਾਵੋ” 
ਮੁੰਡਿ ਮੁੰਡਾਵੋ', ਸਿੱਧ ਬਨੋ। 

ਬਡ ਆਦਰ ਪੈ ਹੋ, ਜਗਤ ਚਿਤੈ ਹੋ”, 
ਚੇਲੇ ਕੈਹੋ, ਜਗਤ ਘਨੋ। 

ਮਦ' ਪਯਾਲਾ ਪੀਵੋ, ਮਗਨ ਰਹੀਵੋ, 
ਬਾਂਛਤ ਜੀਵੋ, ਮਿਰਤੁ ਟਰੈ। 
ਅਨਹਦ' ਖੁਲ ਜੈ ਹੈ, ਸੁਨਿ ਮੁਦ ਪੈ ਹੈ, 
ਰਿਧ ਸਿਧ ਰੈਹੈ, ਦ੍ਰਾਰ ਖਰੈ' ॥੨੭॥ 
ਸੁਨਿ ਗੁਰ ਮੁਸਕਾਏ, ਬੈਨ ਅਲਾਏ, 
ਉਨੈ ਸੁਨਾਏ, ਐਸ ਭਲੇ। 

ਤੁਮ ਝੂਠੇ ਜੋਗੀ, ਮਦ ਰਸ ਭੋਗੀ', 
ਬੁਹਮ ਬਿਓਗੀ', ਦੰਭ ਦਲੇ?। 

ਕਾਨ' ਛਿਦਾਵੋ, ਤਿਯਨ ਸਮੰ”। 

ਨਹਿ ਨਾਮ ਜਪਾਨਾ, ਬੁਹਮ ਪਛਾਨਾ, 
ਮਨ ਨ ਥਿਰਾਨਾ, ਸਮੱ ਦਮੰ' ॥੨੮॥ 


ਜਗ ਭੇਖ ਦਿਖਾਓ, ਤਤ੍ਹ' ਨ ਪਾਇਓ, 
ਠਗਿ ਠਗਿ ਖਾਇਓ, ਤਨ ਪਾਲਿਓ। 
ਜਬਿ ਅੰਤ ਮਰੈਹੋ, ਜਮ ਢਿਗ ਜੈਹੋ, 

ਮਾਰ ਸੁ ਖੈਹੋ, ਯਹਿ ਘਾਲਿਓ'। 


ਸੁਨਿ ਤਿਨਿ ਖੁਨਸਾਈ', ਸਿਧ? ਦਿਖਾਈ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਰਾਗ ਦੀ ਸੁਰ 'ਚ ਪਾ ਕੇ। 
“ਹੰਕਾਰ 'ਚ ਗਲਤਾਨ ਹੋਏ। 

'ਸ਼ੁਦਾਈ, ਝੱਲੇ। 

ਨਮਸਕਾਰ। 

ਹੰਕਾਰ ਦੇ ਭਰੇ ਹੋਏ (ਉਨ੍ਹਾਂ) ਬਚਨ ਕਹੇ। 


ਕੰਨ ਪਾਟੇ ਭਾਵ ਗੋਰਖ ਦੇ ਚੇਲੇ। 

ਸ਼ਰੀਰ 'ਤੇ ਸੁਆਹ ਦਾ ਲੇਪਨ ਕਰੋ। 
'ਸਿਰ ਮੁਨਾਉ। 

'ਜਗਤ ਨੂੰ ਆਪਣੇ ਵਲ ਨੂੰ ਖਿੱਚ ਲਵੋਗੇ। 


'ਸ਼ਰਾਬ ਦਾ। 
'ਅਨਹਦ ਸ਼ਬਦ। 


'ਖੜੀਆਂ ਰਹਿਣਗੀਆਂ। 


ਸ਼ਰਾਬ ਦਾ ਰਸ ਭੋਗਣ ਵਾਲੇ। 
ਬ੍ਰਹਮ ਤੋਂ ਵਿਛੁੜੇ ਹੋਏ। “ਪਖੰਡ ਦੇ ਦਲੇ ਹੋਏ। 


'ਕੰਨਾਂ ਵਿੱਚ। “ਇਸਤ੍ਰੀਆਂ ਵਾਂਗ ਕੰਨ ਪੜਵਾਉਂਦੇ ਹੋ। 


ਸਮ ਦਮ (ਸਾਧਨਾ ਨਾਲ)। (ਸਮ- ਮਨ ਦਾ ਰੋਕਣਾ। 


ਦਮ=ਇੰਦੀਆਂ ਦਾ ਰੋਕਣਾ।) 
'ਸਿਧਾਂਤ, ਅਸਲੀਅਤ। 


ਕਮਾਈ ਦਾ ਇਹ (ਫਲ ਮਿਲੇਗਾ)। 
ਗੁੱਸਾ ਆਇਆ। “ਕਰਾਮਾਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 273 


ਸੌਜ' ਉਡਾਈ, ਬਹੁ ਅਪਨੀ। 'ਸਮੱਗੂੀ। 
ਕਿਨਿ ਫਰੁਆ' ਸੇਲੀ:, ਸਿੰਡੀ” ਠੇਲੀ”, 'ਰਾਖ (ਸੁਆਹ) ਇਕੱਠੀ ਕਰਨ ਵਾਲੀ ਫੌਹੜੀ। (ਅ) ਲੱਕੜ 
ਰਹ ਦਾ ਖੱਪਰ। “ਦੇਖੋ ਬਿਸੁਾਮ ੬ ਦੇ ਅੰਕ ੭ ਦੀ ਪੈਰ ਟਿੱਪਣੀ ੨। 

`ਜੋਗੀਆਂ ਦੀ ਤੁਰੀ ਜੋ ਸਿੰਗ ਦੀ ਹੰਦੀ ਹੈ। "ਧੱਕ ਕੇਰੋੜ ਦਿੱਤੀ 
ਭਾਵ ਉਡਾ ਦਿੱਤੀ। 

ਕੁਲਹਿ' ਧਕੇਲੀ?, ਕਿਨਿ ਜਪਨੀ” ॥ ੨੯॥ 'ਟੋਪੀ। ਧੱਕ ਦਿੱਤੀ, ਭਾਵ ਉਡਾ ਦਿੱਤੀ। “ਕਿਸੇ ਨੇ ਮਾਲਾ। 

ਕਿਨਹੁੰ ਮਿਰਗਾਨੀ', ਮੁੰਦੁ ਉਡਾਨੀ, 'ਹਰਨ ਦੀ ਖੱਲ। 

ਛਟੀ ਭਗਾਨੀ, ਬੈਰਾਗਨਿ। 

ਕਿਨਿ ਨਾਦ' ਬਗਾਯੋ, ਪੜ੍ਹ ਘੁਕਾਯੋ, 'ਵਾਜਾ। “ਪਾਤੂ, ਭਾਂਡਾ। 

ਡੰਡ' ਧਵਾਯੋ, ਕਿਨਿ ਨਾਗਨਿ”। 'ਡੰਡਾ। “ਸੱਪਣੀ। 

ਭਯਾਨਕ ਰਰਹੀਂ”, ਬੈਨ ਘਨੇ। ਬੋਲਦੀਆਂ ਹਨ। 

ਪੁਨ ਖੁਦ ਖੁਨਸੈ ਕੈ', ਸ਼ਕਤਿ ਦਿਖੈ ਕੈ, 'ਆਪ ਗੁੱਸੇ ਹੋ ਕੇ। 

ਸਿੰਘ ਸੂਪੈ ਕੈ, ਰੂਪ ਬਨੇ ॥ ੩੦॥ 

ਗੁਰੁ ਪਿਖੈਂ ਤਮਾਸ਼ੋ, ਬੈਠੇ ਖਾਸੋ', 'ਆਪ। 

ਜੋਰ ਲਗਾ ਸੋ, ਜਥਿ ਹਾਰੇ। 

ਤਬਿ ਕੌਸ' ਉਡਾਈ, ਛਰੀ ਬਗਾਈ, 'ਖੜਾਂਵ। 

ਗਈ ਸੁ ਧਾਈ, ਬਲ ਧਾਰੇ। 

ਸਿੱਧਨ ਕੀ ਸੌਜਨ', ਪਰ ਧਰਿ ਮੌਜਨ”, 'ਸਮੱਗ੍ੀਆਂ। ਉਪਰ ਖ਼ੁਸ਼ੀ ਧਾਰ ਕੇ। 

ਮਾਰ ਧਫੌਜਨ', ਕਰਿ ਖ੍ਹਾਰੀ। 'ਧੱਫੇ। 

ਸਬਿ ਮਾਰ ਉਤਾਰੀ, ਧਰ ਪਰ ਡਾਰੀ, 

ਗੁਰੂ ਅਗਾਰੀ, ਲਿਆ ਡਾਰੀ ॥੩੧॥ 

ਪਿਖ ਸਿੱਧ ਲਜਾਏ', ਪੇਸ਼ ਨ ਜਾਏ, 

ਡਰੇ ਮਹਾਏ, ਬਲ ਹਾਰੇ। 

ਕੌਸਨ ਤੈ ਡਰ ਕੈ, ਹਰਿ ਹਰਿ ਕਰਿ ਕੈ, 

ਨਰ ਤਨ ਧਰਿ ਕੈ, ਫਿਰ ਸਾਰੇ। 

ਗੁਰੁ ਕੈ ਢਿਗ ਆਏ, ਸੀਸ ਨਿਵਾਏ, 

ਛਿਮਾ ਕਰਾਏ, ਗੋਨਾਹੇ'। 

ਜੋ ਥੇ ਨ ਬਿਬਾਦੀ', ਭਰਥਰਿ ਆਦੀ, 

ਸਿੱਧ ਮੁਯਾਦੀ, ਇਮ ਪ੍ਰਾਹੇ' ॥ ੩੨॥ 

ਜੋ ਹੌਸਨ ਸੰਗੇ, ਉਡੈਂ ਕੁਲੰਗੇ', 





274 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖੋਵਹਿਂ ਅੰਗੇ, ਪੰਖਾਹੀਂ”। ਅੰਗਾਂ ਨੂੰ ਤੇ ਖੰਭਾਂ ਨੂੰ ਖੁਹਾ ਲੈਂਦੇ ਹਨ। 

ਕੇਹਰ ਜਿੱਤੇ, ਨਹਿ ਤਾਹੀ'। ਭਾਵੇਂ ਨਿੱਡਰ ਹਾਥੀ (ਕਿੰਨੇ ਵੀ) ਮਸਤ ਹੋਣ (ਫਿਰ ਵੀ) ਉਨ੍ਹਾਂ 
ਤੋਂ ਸ਼ੇਰ ਜਿੱਤੇ ਨਹੀਂ ਜਾ ਸਕਦੇ। 

ਗੁਰੁ ਨੀਕਾ ਕੀਨੋ', ਮਦ ਹਰ ਦੀਨੋ”, 'ਚੰਗਾ ਕੀਤਾ। “ਹੰਕਾਰ ਦੂਰ ਕਰ ਦਿੱਤਾ। 

ਨਾਥਨ ਪੀਨੋ, ਥੋ ਜੋਈ। ਜੋ ਸਿੱਧਾਂ ਨੂੰ ਬਹੁਤਾ ਸੀ। 

ਆਨੰਦ ਦੱਈਏ, ਹਮ ਕੋਈ" ॥੩੩॥ 'ਸਾਨੂੰ ਭੀ। 

ਯਹਿ ਸੁਨਿ ਗੁਰੁ ਗਜਾਨੀ, ਗਿਰਾ ਬਖਾਨੀ, 

ਆਨੰਦ ਦਾਨੀ, ਰਾਗ ਸੁਹੀ। 

ਜੋ ਨਾਮ ਜਪਾਵਨ, ਭਗਤਿ ਗਹਾਵਨ, 

ਗਿਆਨ ਦਿਢਾਵਨ, ਵਾਰ' ਉਹੀ”। 'ਵਾਲੀ। ?ਉਹ (ਬਾਣੀ) ਸੀ। 

ਸੁਨਿ ਕੈ ਸੁਖ ਮਾਨਾ, ਸਿਧਨ ਮਹਾਨਾ, 

ਪੁਨਾ ਬਖਾਨਾ, ਪਿਖਨ ਹਿਤੈਂ। 

ਕੁਛ ਹਮੈ ਖੁਵਾਵੋ, ਇਸ ਹੀ ਥਾਵੇਂ, 

ਨਾਹਿ ਮੰਗਾਵੋ, ਔਰ ਕਿਤੈਂ ॥੨੪॥ 

ਯਹਿ ਸੁਨਿ ਗੁਰੁ ਪੂਰਨ, ਤਿਨ ਕੋ ਤੂਰਨ', 

ਕਹਜੋ ਜਰੂਰਨ, ਲਿਹੁ ਖਾਯੋ। 

ਇਸ ਤਰੁਹਿ' ਹਿਲਾਵੋਂ, ਦੇਰ ਨ ਲਾਵੋ, 

ਗਿਰੈ' ਸੁ ਖਾਵੋ, ਮਨ ਭਾਯੋ। 

ਵਹਿ ਥਾ ਤਰੁ ਰੀਨਾ, ਹੋਯੋ ਮੀਠਾ, 

ਅਬ ਲੌ ਨੀਠਾ' ਅਹੇ ਤਹਾਂ। 

ਫਲ ਸੀਰੀ' ਆਵਤਿ, ਜਨ ਬਹੁ ਲਜਾਵਤਿ, 

ਸਿਖ ਪਿਖ ਖਾਵਤਿ, ਪੁੰਨ ਮਹਾਂ ॥੩੫॥ 

ਸਿਧ ਸੁਨਿ ਬਿਸਮਾਏ, ਡਾਰ' ਹਿਲਾਏ, 

ਗਿਰੇ ਸੁ ਖਾਏ, ਫਲ ਤਾਂ ਕੇ। 

ਮੀਠੇ ਭੇ ਸਾਰੇ, ਜੈਸ ਛੁਹਾਰੇ, 

ਸਿੱਧ ਅਪਾਰੇ, ਛਕਿ ਛਾਕੇ'। 

ਗੁਰ ਤਈਂ ਨਿਹਾਰੋ, ਸ਼ਕਤੀ ਵਾਰੋ, 

ਹਰਿ ਅਵਤਾਰੋ, ਮਨ ਠਾਨਾ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 0 


ਕੀਨੀ ਮਿਤਰਾਈ, ਮਨਿ ਮੁਦ ਪਾਈ, 
ਭੇ ਅਨੁਯਾਈ', ਸੁਖ ਮਾਨਾ ॥੩੬॥ 
ਗੁਰ ਗਯਾਨ ਸੁਨੈ ਕੈ, ਨਾਮ ਦਿਢੈ ਕੈ, 
ਭਗਤਿ ਸਿਖੈ ਕੈ, ਗਾਇ ਗੁਨਾ। 

ਕੈ ਕੈ! ਤਿਨਿ ਰਾਜੀ, ਲੈ ਕੈ ਬਾਜੀ”, 
ਚਲਨੇ ਸਾਜੀ', ਅਨਤ ਪੁਨਾ?। 

ਤਬਿ ਤੈ ਅਲਵੱਤਾ', ਨਾਮ ਬਿਦੱਤਾ”, 
ਨਾਨਕ ਮੱਤਾ, ਉਸੀ ਥਲੈਂ। 

ਅਹੇ ਨਿਹਾਲੀ', ਹਮੈ ਭਲੈਂ ॥ ੩੭॥ 
ਮਨਹਰੀ ਛੰਦ: 

ਤਹਿ ਤੈ ਗੁਰੁ ਚਲ ਕੈ, ਪਿਖ ਬਹੁ ਥਲ ਕੈ, 
ਗੰਗਾ ਤਟ ਗਿਰ ਓਰੀ। 

ਤਹਿਂ ਪਿਖੇ ਕਪਾਲਕ, ਮਤ ਕੇ ਪਾਲਕ', 


ਮੁਰਦੇ ਖਾਤ ਅਘੋਰੀ'। 

ਸਬਿ ਜਿਨਹਿ ਗਿਲਾਨੀ, ਅਹੇ ਬਿਲਾਨੀ', 
ਮਾਸ ਸ੍ਹਾਨ ਲੌ' ਖਾਂਹੀਂ। 

ਕਰ ਨਰਨ ਕਪਾਲਾ', ਹਾਡਨ ਮਾਲਾ, 
ਭਯਾਨਕ ਰੂਪ ਦਿਖਾਹੀਂ ॥ ੨੮ ॥ 

ਜਨੁ ਦਨੁਜ ਕਰਾਲਾ', ਮਲਿਨ ਬਿਸਾਲਾ2, 
ਅਤਿ ਦੁਰਗੰਧਿ ਬਿਥਾਰੇ'। 

ਸੰਗ ਲੀਨੇ ਬਾਲਾ', ਪੀਵਤ ਪਯਾਲਾ, 
ਮਦਰਾ ਭੰਗ ਅਪਾਰੇ। 

ਤਿਨ ਕਾ ਸਰਦਾਰੂ, ਨਾਮ 'ਖੰਗਾਰੂ' 

ਥਾ ਉਨ ਮਹਿ ਜੋ ਸਯਾਨਾ। 

ਵਹਿ ਗੁਰ ਢਿਗ ਆਯੋ, ਜੋਰ ਜਨਾਯੋ, 
ਨਿਜ ਮਤ ਐਸ ਬਖਾਨਾ ॥ ੩੯॥ 
ਦੋਹਰਾ: 

ਰਕਤ ਪੁਸ਼ਪ' ਮਦ ਮਾਸ ਲੈ, 


'ਕਰਕੇ। “ਜਿੱਤ ਕੇ। 
'ਚਲਣ ਦੀ ਕੀਤੀ ਭਾਵ ਚਲੇ ਗਏ। “ਫੇਰ ਹੋਰ ਥਾਂ। 
ਬਿਨਾ ਸੰਸੇ ਤੋਂ। ਪ੍ਰਗਟ ਹੋਇਆ। 


'ਦੇਖੀ ਹੈ। 
'ਬਾਵਾਂ ਨੂੰ। 


'ਕਪਾਲਕ ਮਤ ਦੇ ਮੋਢੀ। (ਕਪਾਲਕ ਮਤ- ਇਕ ਸ਼ੈਵ ਮਤ ਜੋ 
ਭਿਖਿਆ ਲਈ ਖੋਪਰੀਰੱਖਦਾ ਹੈ ਤੇ ਸ਼ਰਾਬ ਮਾਸ ਦੀ ਆਮ 
ਵਰਤੋ' ਕਰਦਾ ਹੈ।) 

'ਦੇਖੋ ਬਿਸ੍ਰਾਮ ੭ ਦੇ ਅੰਕ ੧੩੧ ਦੀ ਪੈਰ ਟਿੱਪਣੀ ੧। 


'ਦੂਰ ਕਰ ਦਿੱਤੀ ਹੈ। 
'ਕੁੱਤਿਆਂ ਤੱਕ ਦਾ। 
'ਹੱਥ 'ਚ ਬੰਦਿਆਂ ਦੀਆਂ ਖੋਪਰੀਆਂ। 


ਜਾਣੋ ਡਰਾਉਣੇ ਦੈਂਤ ਹਨ। “ਬਹੁਤੇ ਮੈਲੇ। 
'ਫੈਲਾਉਂਦੇ ਹਨ। 
'ਇਸਤ੍ਰੀਆਂ। 





276 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਿਤਾ ਭਸਮ' ਤਨਿ ਲਾਇ। 
ਜਿਨਿ ਭੈਰਵ ਯੂਤ ਭੈਰਵੀ', 

ਪੂਜੀ ਨਹਿ ਜਗ ਆਇ ॥੪੦॥ 
ਚੌਪਈ: 

ਜਬਿ ਲਗ ਰੂਪ ਨ ਏਕ ਲਖੋ ਹੈਂ। 
ਮੁਕਤਿ ਭੁਗਤਿ ਸੋ ਕੈਸੇ ਪੈ ਹੈਂ। 
ਚਿਤਾ ਭਸਮ ਗੁਲ ਲਾਲ ਧਰੈ ਤਨਿ। 
ਆਮਿਖ' ਸਬਸੈ ਕਾ ਬਾਂਛੈ ਮਨਿ ॥੪੧॥ 
ਨਾਰੀ ਨਰ ਦੋਨੋ ਇਕ ਜਾਤੀ। 
ਨਾਰਿ ਉਦਾਰ' ਸਾਰ? ਬਖਯਾਤੀ। 
ਆਪਨ ਪਰ ਅਰ ਜਾਤਿ ਬਿਜਾਤੀ'। 


ਛੋਰਿ, ਭੇਟ ਲਹਿ ਮੋਦ ਮਹਾਂਤੀ' ॥੪੨॥ 
ਚਰਮ' ਚਰਮ ਕੋ ਯੋਗ? ਬਨਯੋ ਹੈ। 

ਮੋਦ ਹੇਤੁ' ਸਬਿ ਕਾਂਹਿ ਗਨਯੋ ਹੈ। 
ਆਮਿਖ ਖਾਇ ਪਾਨ ਮਦ ਕਰੈਂ। 

ਪੀਨ ਕੁਚੀ' ਕੋ ਭੁਜ ਮੈਂ ਭਰੈਂ” ॥੪੩॥ 
ਕਾਹੂੰ ਬਿਧਿ ਨਹਿ ਫੁਰੈ ਗਿਲਾਨੀ। 

ਯਾਂ ਤੈ ਪਰੈ ਨ ਮੁਕਤਿ ਮਹਾਨੀ। 

ਕਰਮ ਧਰਮ ਕਾ ਭੂਮ ਨਿਵਾਰੈਂ। 

ਸਬਸੈ ਕੋ ਇਕ ਬ੍ਰਹਮ ਨਿਹਾਰੈਂ ॥੪੪॥ 
ਸਰਤਾ' ਜਿਮ ਸਾਗਰ? ਮੈ ਜੈ ਹੈ। 
ਆਵਤ ਨਹਿ, ਸਾਗਰ ਬਨਿਰੈ ਹੈ। 
ਤੈਸੇ ਤਨ ਤਜਿ ਜੀਵ ਨ ਐ ਹੈਂ। 


ਬੁਹਮ ਮਾਹਿ ਮਿਲ ਬੂਹਮ ਬਨੈ ਹੈਂ ॥੪੫॥ 


ਪਿੰਡ' ਦੀਏ ਮਿ੍‌ਿਤੁ” ਤ੍ਰਿਪਤ ਪਿਮਾਨੈ। 


ਖਾਵਤਿ ਦਿਜਰਚਿ' ਅਧਿਕ ਬਹਾਨੈ। 
ਪੁੰਨਜ ਪਾਪ ਦੋਜ਼ਕ ਅਰ ਭਿਸ਼ਤੂ। 


ਯਹਿ ਕਲਪਨ ਬਿਨ ਮਾਨ ਸਮਸਤੂ' ॥। ੪੬॥ 


ਤਨ ਆਰੋਗ ਭੋਗ ਸੁਖ ਸੂਰਗੂ। 


'ਚਿਖਾ ਦੀ ਸੁਆਹ। 
'ਭੈਰੋਂ ਸਣੇ ਭੈਰੋਂ ਦੀ ਇਸਤ੍ਹੀ। 


'ਮਾਸ। 


'ਦਾਤੀ। 'ਸਰੇਸ਼ਟ। 

'ਆਪਣੀ ਤੇ ਪਰਾਈ ਅਤੇ ਆਪਣੀ ਜ਼ਾਤ ਦੀ ਤੇ ਦੂਜੀ ਜ਼ਾਤ ਦੀ 
ਇਸਤ੍ਰੀ ਦਾ (ਭੇਦ) ਛੱਡ ਕੇ। 

'ਮਿਲ ਕੇ ਬਹੁਤ ਅਨੰਦ ਲਵੇ। 


'ਚੰਮ। “ਸਬੰਧ, ਮੇਲ। 
ਆਨੰਦ ਦਾ ਕਾਰਨ। 


'ਕਰੜੇ ਅਸਥਨਾਂ ਵਾਲੀ (ਇਸਤ੍ਰੀ)। “ਜੱਫੀ ਵਿੱਚ ਲਵੇ। 


ਪਿੱਤਰਾਂ ਨਮਿੱਤ ਅਰਪੇ ਹੋਏ ਜੌਂ ਆਦਿ ਦੇ ਆਟੇ ਦੇ ਪਿੰਨੇ। 
ਅੁਰਦੇ ਨੂੰ। 
ਬਣਾ ਕੇ। 


'ਇਹ ਸਾਰੀ ਕਲਪਣਾ ਮੰਨਣ ਯੋਗ ਨਹੀਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 277 


ਰੋਗੀ ਰੰਕ ਨਾਰਕੀ ਵਰਗੂ'। 

ਸੂਰਗ ਨਰਕ ਪਰਤੱਖ ਬਿਹਾਈ'। 

ਹੈ ਪਰਖ ਕਲਪਨ ਮੁਰਖਾਈ' ॥ ੪੭ ॥ 
ਭੌਤਕ ਤਨ ਕੂਤਨ' ਮਿਲ ਜੈ ਹੈ। 

ਜੀਵ ਜੁਦਾ ਨਹਿ ਕੋਇ ਰਹੈ ਹੈ। 

ਯਹਿ ਅਪੁਰੱਖ' ਗਜਾਨ ਜਿਹ ਹੋਈ। 

ਜੀਵਤ ਮੁਕਤਿ ਫਿਰਤਿ ਜਨ ਸੋਈ ॥੪੮॥ 
ਔਰ' ਦੇਹ ਤਜਿ ਸਬਿ ਲਹਿੰ ਮੁਕਤੀ। 
ਸਬਸੈਂ ਉੱਤਮ ਯਹਿ ਮਮ ਯੁਕਤੀ। 
ਯਾਮਲਰੁੱਦੂ' ਅਰ ਸ਼ਿਵ ਤੰਤ੍ਰ। 


ਮਮ ਮਤ ਹੈ ਸਥਿ ਤਿਨ ਕੇ ਅੰਤਰ ॥੪੯॥ 
ਯਹਿ ਸੁਨਿ ਪੁਨ ਗੁਰ ਗਿਰਾ ਬਖਾਨੀ। 
ਅਹੋ ਕਪਾਲਕ' ਅਤਿ ਅਗਜਯਾਨੀ। 


ਤਵ ਮਤ ਭ੍ਰਿਸ਼ਟ ਕਨਿਸ਼ਟ' ਗਹੈ ਸੋ। 

ਸੂਤਿ ਮਤ ਸਿ੍‌ਸ਼ਹ ਅਭ੍ਰਿਸ਼ਹ ਨ ਚਹੈ ਜੋ' ॥੫੦॥ 
ਨਿਜ ਨਿਜ ਕਰਮਨ ਕੇ ਅਨਸਾਰੈਂ। 

ਬੂਲ ਦੇਹ ਤਜਿ ਲਿੰਗ ਸਿਧਾਰੈਂ। 

ਪਰ ਤਿਯ ਮਦ ਮਾਸਾਦਿ ਜੁ ਸੇਵੈਂ”। 

ਨਿੰਦ ਕਰਮ ਕਰਿ ਅਪਜਸ ਲੇਵੈ ॥੫੧॥ 
ਪ੍ਰੇਤ ਭਾਵ ਤਜਿ, ਉਤਮ ਲੋਕੂ'। 

ਪਿੰਡ ਦਾਨ ਤੈ ਹੋਤਿ ਬਿਸੋਕੂ'। 

ਨਰਕ ਸੁਰਗ ਬੇਸ਼ਕ ਪ੍ਰਤੱਖ ਹੈਂ”। 


'ਨਰਕ ਦੇ ਜੀਵ ਵਰਗਾ ਹੈ। 

'ਛੱਡ ਕੇ। 

ਗੁਪਤ (ਸੁਰਗ ਨਰਕ) ਦੀ ਕਲਪਣਾ ਕਰਨੀ ਮੂਰਖਤਾਈ ਹੈ। 
'ਪੰਜਾਂ ਤੱਤਾਂ ਦਾ ਸ਼ਰੀਰ ਤੱਤਾਂ ਵਿੱਚ। 


'ਪ੍ਰਤੱਖ। 
ਹੋਰ (ਸਾਰੇ ਲੋਕ ਵੀ)। 


'ਰੁਦੂ ਯਾਮਲ। (ਯਾਮਲ-ਤੰਤ੍ਹ-ਸ਼ਾਸਤ੍, ਜਿਸ ਵਿੱਚ ਸੰਸਾਰ 
ਦੀਰਚਨਾ, ਨਿੱਤ ਕਰਮ, ਜੋਤਸ਼ ਅਤੇ ਵਰਨ ਤੇ ਜਾਤੀ ਦੇ ਭੇਦਾਂ 
ਦਾ ਵਰਣਨ ਹੈ, ਸੰਸਕ੍ਰਿਤ ਦੇ ਛੇ ਯਾਮਲ ਹਨ- ੧. ਆਦਿ 
ਯਾਮਲ। ੨. ਬ੍ੁਹਮ ਯਾਮਲ। ੨. ਵਿਸ਼ਨ ਯਾਮਲ। ੪.ਰੁਦੁ 
ਯਾਮਲ। ੫. ਗਣੇਸ਼ ਯਾਮਲ। ੬. ਆਦਿਤਯ ਯਾਮਲ।) ?ਸ਼ਿਵ 
ਦਾ ਬਣਾਇਆ ਹੋਇਆ ਤੰਤੂ ਸ਼ਾਸਤ੍ਰ। (ਤੰਤਰ ਸ਼ਾਸਤੂ=ਉਹ 
ਸ਼ਾਸਤ੍ਰ ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤੀ ਦਾ 
ਵਰਣਨ ਹੈ ਅਤੇ ਸ਼ਕਤੀ ਦੀ ਉਪਾਸ਼ਨਾ ਪੁਧਾਨ ਹੈ।) 

'ਤਿਨਾਂ (ਉਪ੍ਰੋਕਤ ਦੋਹਾਂ ਗ੍ਰੰਥਾਂ) ਦੇ ਅੰਦਰ ਹੈ। 


ਇਕ ਸ਼ੈਵ ਮਤ ਜੋ ਭਿਖਿਆ ਲਈ ਖੋਪਰੀ ਰੱਖਦਾ ਅਤੇ ਸ਼ਰਾਬ 
ਮਾਸ ਦਾ ਸੇਵਨ ਕਰਦਾ ਹੈ। 

'ਨੀਚ। 

'ਜੋ ਵੇਦਾਂ ਦੇ ਸ੍ਰੇਸ਼ਟ ਤੇ ਪਵਿੱਤਰ ਮਤ ਨੂੰ ਨਹੀਂ ਚਾਹੁੰਦਾ। 


'ਅਸਬੂਲ ਦੇਹ ਛੱਡ ਕੇ ਸੂਖਮ ਸਰੀਰ ਜਾਂਦੇ ਹਨ। 
'ਵਰਤਦੇ ਹਨ। 


'ਉੱਤਮ ਲੋਕ ਵਿੱਚ (ਜਾ ਕੇ)। 

ਅਨੰਦ, ਸੁਖੀ। 

ਪਿੰਡ ਦਾਨ ਨਾਲ ਸੁਖੀ ਹੋਣਾ ਮੰਨਣਾ ਹਿੰਦੂ ਮਤ ਹੈ, ਗੁਰਮਤਿ 
ਨਹੀਂ ਹੈ। ਗੁਰੂ ਜੀ ਆਪਣਾ ਮਤ ਅੱਗੇ ਚਲ ਕੇ ਕਹਿੰਦੇ ਹਨ, 
ਮੁਕਤਿ ਭੁਗਤਿ ਲਿਹੁ ਈਸ਼ਰ ਭਜਿ ਕੈ।' ਗੁਰਾਂ ਦਾ ਮਤ ਧਾਰਨ 
ਕਰਕੇ ਉਹ 'ਜਾਪਕ ਭੇ ਸਤਿਨਾਮੁ ਸੁਭਾਗੇ' ਬਣ ਗਏ। ਐਉਂ 





278 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਿੰਦੂ ਮਤ ਅਤੇ ਗੁਰਮਤਿ ਦਾ ਫ਼ਰਕ ਸਮਝ ਲੈਣਾ ਚਾਹੀਦਾ ਹੈ। 
ਪੈ ਯਹਿ ਸਬਿ ਕਰਮਨ ਫਲ ਲਖ ਹੈਂ!” ॥੫੨॥ __'ਜਾਣੋ। 
ਤਾਰ ਤੰਮ' ਕਾ ਕਾਰਨ ਕੋਈ। ਛੋਟੇ ਵੱਡੇ (ਹੋਣ ਦਾ)। 
ਪੂਰਬ ਕ੍ਰਿਤ ਬਿਨ' ਔਰ ਨ ਹੋਈ। 'ਪੂਰਬਲੇ ਕਰਮਾਂ ਤੋਂ ਬਿਨਾਂ। 
ਸਰਬ ਬ੍ਰਹਮ ਪੇਖਨ ਯਹਿ ਗਯਾਨਾ। 
ਕਾਰਣ ਮੁਕਤਿ ਠੀਕ ਸੂਤਿ ਮਾਨਾ ॥੫੩॥ 
ਪੈ ਤੁਮ ਜੋ ਨਿਜ ਗਯਾਨ ਬਖਾਨਾ। 
ਤਾ ਸਮ ਦੂਸਰ ਨਹਿ ਅਗਜਯਾਨਾ। 
ਪ੍ਰੇਤਨ ਮੈ ਬਡ ਭੈਰਵ ਪ੍ਰੇਤੂ। 
ਹੈ ਤਿਹ ਮਨਨ ਅਨਰਥਨ' ਹੇਤੂ? ॥ ੫੪ ॥ 'ਪਾਪਾਂ ਦਾ। “ਕਾਰਨ। 
ਤਾ ਕਾ ਸੇਵਨ ਜੋ ਨਰ ਕਰ ਹੈਂ। 
ਪ੍ਰੇਤ ਜੋਨ ਵਹਿ ਨਿਸਚੇ ਧਰਿ ਹੈੱ”। 'ਧਾਰਦੇ ਭਾਵ ਪਾਉਂਦੇ ਹਨ। 
ਤਾਂ ਤੇ ਤੁਮੂੰ ਭ੍ਰਿਸ਼ਟ ਮਤ ਤਜਿ ਕੈ। 
ਮੁਕਤਿ ਭੁਗਤਿ ਲਿਹੁ ਈਸ਼ੂਰ ਭਜਿ ਕੈ ॥੫੫॥ 
ਯਹਿ ਸੁਨਿ ਵਹਿ ਗੁਰੁ ਕੇ ਪਗ ਲਾਗੇ। 
ਜਾਪਕ ਭੇ ਸਤਿਨਾਮੁ ਸੁਭਾਗੇ ॥। ੫੬॥ 
ਦੋਹਰਾ: 
ਗਏ ਕਪਾਲਕ ਜਬਿ ਚਲੇ, 
ਸੂਗਤਨ' ਭਾਖਯੋ ਆਇ। 
ਠੀਕ ਕਪਾਲਕ ਭ੍ਰਿਸ਼ਟ ਮਤ, 
ਮਮ ਮਤ ਅਤਿ ਸੁਖਦਾਇ ॥੫੭॥ 
ਚੌਪਈ: 
ਭੈਰਵਿ ਆਦਿ ਦੇਵ ਨਹਿ ਕੋਈ। 
ਜੀਵ ਸੁੱਧ ਸਦ ਹੀ ਸੂਤਿ ਗੋਈ ਵੇਦ ਨੇ ਕਿਹਾ ਹੈ। 
ਦੇਹ ਤਜੇ ਫਿਰ ਜਨਮ ਨ ਆਵੈਂ। 
ਦੁਖ ਸੁਖ ਦੈਵ ਜੋਗ! ਬਨ ਜਾਵੈਂ ॥੫੮॥ 'ਕਰਮਾਂ ਦੇ ਸਬੰਧ ਕਰਕੇ। (ਅ) ਇਤਫ਼ਾਕ ਨਾਲ, ਅਚਨਚੇਤ। 
ਤਾਂ ਤੇ ਬਾਂਛਤਿ ਖਾਵੈਂ ਪੀਵੈਂ। 
ਭੋਗੈਂ ਭੋਗ ਨਿਰੋਗ ਰਹੀਵੈਂ। 
ਯਹੈ ਮੁਕਤਿ ਮਤ ਮਾਂਹਿ ਹਮਾਰੇ। 
ਗੁਰੂ ਕਹਯੋ ਸਿਰਿ ਖਾਕ ਤੁਮਾਰੇ ॥ ੫੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 279 


ਹੈ ਨਰਕਨ ਕਾਰਣ ਮਤ ਥਾਰੋ। 

ਤਾਂ ਤੇ ਤੁਮ ਭੀ ਇਸੈ ਬਿਸਾਰੋ। 

ਜੌ ਤੁਮ ਹਲਤ ਪਲਤ ਸੁਖ ਚਾਹੋ। 

ਬੇਦ ਬਿਹਤ ਆਚਰਣ ਨਿਬਾਹੋ' ॥ ੬੦॥ 'ਵੇਦ (ਦੇ ਦੱਸੇ) ਅਨੁਸਾਰ ਚੰਗਾ ਜੀਵਨ ਬਤੀਤ ਕਰੋ। 

ਸੁਗਤ ਕਪਾਲਕ ਤਜਿ ਨਿਜ ਮਤ ਕੋ। 

ਚਲੇ ਗੁਰੂ ਤੈ ਪਾਇ ਸੁਮਤਿ ਕੋ। 

ਛਿਪਣਕ' ਆਇ ਤਬੈ ਤਹਿ ਬੋਲਯੋ। ਬੁੱਧ ਮੱਤ ਦਾ ਸੰਨਿਆਸੀ। 

ਨਿਜ ਮਤ ਮੈਲਾ ਥੈਲਾ ਖੋਲਯੋ ॥੬੧॥ 

ਤੀਨ ਕਾਲ ਮੈਂ ਸਬਿ ਜਗ ਤਾਈਂ। 

ਸਮਾਂ ਰਚਿਤ ਹੈ ਔਰ ਨ ਸਾਂਈਂ”। 

ਖੇਤੀ ਘਾਸ ਜੀਵ ਹੈਂ ਜੇਤੇ। 

ਸਮਾਂ ਪਾਇ ਕਰਿ ਉਪਜੈਂ ਤੇਤੇ ॥ ੬੨॥ 

ਉਤਪਤਿ ਇਸਥਿਤਿ ਪੁਲੈ ਕਰਿ ਹੈ। 

ਕਾਲ ਸਦਾ ਸਬਿ ਕੇ ਸਿਰ ਪਰ ਹੈ। 

ਈਸ਼ਰ ਜੀਵ ਅਧੀਨ ਕਾਲ ਕੇ। 

ਹੈਂ ਸੁਰ ਅਸੁਰ ਸੁ ਤਾਹਿਂ ਬਾਲਕੇ ॥੬੩॥ 

ਯਹਿ ਸੁਨਿ ਪੁਨ ਬੇਦੀ ਕੁਲ ਕੇਤੂ। 

ਦੇਤ ਭਏ ਉੱਤੁ ਸੂਤਿ ਸੇਤੂ'। 'ਵੇਦ (ਮਤ) ਅਨੁਸਾਰ। 

ਅਹੇ ਕਾਲ ਕੀ ਗਨਨਾ ਜੋਈ। 

ਹੈ ਸੂਰਜ ਤੈ ਮਾਨੋ ਸੋਈ ॥੬੪॥ 

ਵਿਸੇ' ਚਸੇ: ਪਲ” ਘੜੀ ਪਹਰ ਦਿਨ। ੧੫ ਨਿਮਖ ਦਾ ਸਮਾਂ। ੧੫ ਵਿਸੇ ਦਾ ਸਮਾਂ। ੩ ਚਸੇ ਦਾ 
ਸਮਾ। 

ਪੱਖ ਮਾਸ ਰਿਤੁ' ਬਰਸ ਧਰੈਂ ਗਿਨ। 'ਰੁੱਤ। 

ਜਗਤ ਰਚਜੋ ਪ੍ਰਮੇਸ਼ਰ ਜਬਿ ਹੀ। 

ਨਹਿ ਥਿਤ ਵਾਰ ਕਾਲ ਥਾ ਤਬਿ ਹੀ ॥੬੫॥ 

ਤਾਂ ਤੇ ਜਾਂ ਕੇ ਕਾਲ ਅਧੀਨਾ। 

ਤਾਂ ਕੋ ਭਜਿ ਤਰ ਹੈਂ ਭਵ ਪੀਨਾ'। 

ਯਹਿ ਸੁਣਿ ਛਿਪਣਕ ਹੈ ਸ਼ਰਮਿੰਦੇ। 

ਗਏ ਬੰਦਿ ਪਦ ਆਨੰਦ ਕੰਦੇ ॥੬੬॥ 

ਦੋਹਰਾ: 





280 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾ ਬਿਧਿ ਬਹੁ ਮਤਵਾਰ ਜਨ', 
ਕਰਿ ਚਰਚਾ ਫਰਿ ਹਾਰ'। 

ਗਏ ਜਬੈ ਤਬਿ ਗੁਰੁ ਪਿਖ੍ਯੋ, 
ਛੇਤ੍ ਨੀਮ ਸੁ ਖਾਰ' ॥੬੭॥ 


ਰਿਖੀ ਮੁਨੀ ਜਹਿਂ ਸੂਤ' ਤੈ, 
ਸੁਨਤੇ ਰਹੇ ਪੁਰਾਨ। 

ਅਬਿ ਭੀ ਤਹਿ ਠਾਂਰਹਤਿ ਹੈਂ, 

ਸਾਧੂ ਅਧਿਕ ਮਹਾਨ ॥੬੮॥ 
ਮਨਹਰੀ ਛੰਦ: 

ਸੁਨਿ ਗੁਰੁ ਕਾ ਆਨਾ, ਰਿਖੀ ਕਿਤਾਨਾ', 
ਮਿਲਿ ਦਰਸ਼ਨ ਕੋ ਆਏ। 

ਕਰਿ ਗੋਸ਼ੂ ਗਿਆਨਾ, ਮਨ ਮੁਦ ਠਾਨਾ, 
ਗੁਰੁ ਰਬਾਬ ਬਜਵਾਏ। 

ਤਬ ਸ਼ਬਦ ਉਚਾਰਾ, ਗੁਰੁ ਕਰਤਾਰਾ, 


ਜਹਿੰ ਲੌ ਧੁਨਿ ਸੁਨਿ ਪਾਈ। 

ਰਿਖਿ ਸਾਧੂ ਜੇਤੇ, ਸੁਨਿ ਕਰਿ ਤੇਤੇ, 
ਮਸਤ ਭਏ ਅਧਿਕਾਈ ॥੬੯॥ 
ਸਮ ਜਨਕ ਬਿਦੇਹੀ, ਭਏ ਅਦੇਹੀ', 
ਸਬਿ ਹੀ ਤਹਿਂ ਬਿਨ ਦੇਰੈਂ। 

ਜਿਮ ਘੰਡਾ ਹੇਰੇ, ਕੇ ਮ੍ਰਿਗ ਹੇਰੇ, 
ਸੁਨਿ ਕੈ ਸੁਰ ਤਿਨ ਕੇਰੈਂ। 


ਬੰਸੀ ਗਿਰਧਰ ਕੀ', ਸੁਧਿ” ਤਿਯ ਨਰ ਕੀ, 
ਜਿਮ ਮੋਹਤ ਥੀ ਹੋਵਤਿ। 

ਤਿਮ ਰਿਖੀ ਭੁਲਾਨੇ, ਅਪਨ ਅਪਾਨੇ', 
ਇਕ ਟਕ ਗੁਰੁ ਦਿਸ ਜੋਵਤਿ' ॥ ੭੦॥ 
ਗੁਰੁ ਸੁਰ ਥੰਭਾਈ', ਸੋਝੀ ਆਈ, 

ਰਹੇ ਚਰਨ ਲਪਟਾਈ। 

ਮੰਤੁ ਸਤਿ ਨਾਮ, ਦੈ ਸੁਖ ਧਾਮੰ, 


ਬਹੁਤੇ ਮੱਤਾਂ ਵਾਲੇ ਲੋਕ। 
'ਹਾਰ ਫੜ ਕੇ ਭਾਵ ਹਾਰ ਖਾ ਕੇ। 


'ਨੀਮ ਖਾਰ ਛੇਤ੍ਰ, ਯੂ.ਪੀ. ਦੇ ਸੀਤਾ ਪੁਰ ਜ਼ਿਲ੍ਹੇ ਵਿੱਚ ਇਕ 
ਤੀਰਥ, ਜਿਸ ਦਾ ਅਸਲ ਨਾਮ ਨੈਮਿ ਸ਼ਾਰਣਯ (ਨੈਮਿ ਖਾਰ) 
ਸੀ। 

'ਬਿਆਸ ਦਾ ਚੇਲਾ, ਜਿਸ ਦਾ ਨਾਮ 'ਲੋਮ ਹਰਖਣ' ਹੈ। 


ਦੇਹ ਦੀ ਸੁੱਧ (ਹੋਸ਼) ਤੋਂ ਬਿਨਾਂ। 


'ਜਿਵੇਂ ਤਿਸ ਘੰਡਾ ਹੇੜੇ ਦੀ ਅਵਾਜ਼ ਸੁਣ ਕੇ ਹਰਣ (ਬੇ ਸੁੱਧ 
ਹੋਏ) ਦੇਖੀਦੇ ਹਨ। 
ਕ੍ਰਿਸ਼ਨ ਦੀ ਬੰਸਰੀ। “ਬੁੱਧੀ, ਹੋਸ਼। 


'ਆਪਣੇ ਆਪ ਨੂੰ। 
'ਤੱਕਦੇ ਹਨ। 
ਆਵਾਜ਼ਰੋਕੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 281 


ਚਲੇ ਗੁਰੂ ਅਗਵਾਈ। 

ਸਰਜੂ ਤਟ ਸੁੱਧਯਾ', ਪੁਰੀ ਅਜੁੱਧਯਾ, 'ਪਵਿੱਤ੍ਰ ਸਰਜੂ (ਨਦੀ) ਦੇ ਕਿਨਾਰੇ। 

ਸੂਰਜ ਕੁੰਡ ਨਜੀਕੈਂ। 

ਉਤਰੇ ਗੁਰ ਜਾਈ, ਜਨ ਸੁਖਦਾਈ, 

ਪੁਰੀ ਨਿਹਾਰੀ ਨੀਕੈਂ ॥ ੭੧॥ 

ਜੋ ਗੁਰੁ ਢਿਗ ਜਾਵੈਂ, ਬਾਂਛਤ ਪਾਵੈ, 

ਧੂੰਮ ਪਰੀ ਪੁਰਿ ਮਾਂਹੀਂ। 

ਸੁਨਿ ਜਰੇ ਬਿਰਾਗੀ, ਚਰਚਾ ਲਾਗੀ, 

ਆਏ ਚਲ ਗੁਰੁ ਪਾਹੀਂ। 

ਬਹੁ ਬੋਲ ਅਵਿੰਡੇ', ਬਹਸ ਬਤਿੰਡੇ”, 

ਅਅਵੈੜੇ। “ਦੇਖੋ ਬਿਸਰਾਮ ੩ ਦੇ ਅੰਕ ੮੮ ਦੀਆਂ 

ਟਿੱਪਣੀਆਂ ੧ ਤੇ ੨। 

ਕਰਿ, ਮਦ ਧਰਿ ਯੌ ਭਾਖਯੋ। 

ਗਲ ਕੰਠੀ ਮਾਲ, ਤਿਲਕ ਕਪਾਲੇ', ਮੱਥੇ ਤੇ। 

ਸਾਲ ਗਰਾਮਨ ਰਾਖਯੋ' ॥ ੭੨॥ 'ਸਾਲ ਗ੍ਰਾਮ ਨੂੰ ਰੱਖੋ। 

ਮੂਰਤਿ ਰਘੁਨਾਥੈਂ ਜਜ' ਹਿਤ ਸਾਬੈਂ, (ਪੂਜਾ ਕਰੋ। 

ਧਾਮ ਚਾਰ ਪਰਸਾਵੋ”। 'ਚਾਰ ਧਾਮ ਪਰਸੋ ਭਾਵ ਯਾਤ੍ਹਾ ਕਰੋ। (ਚਾਰ ਧਾਮ=੧. ਬਦਰੀ 
ਨਾਥ। ੨.ਰਾਮੇਸ਼੍ੂਰ। ੨. ਦੁਆਰਾਵਤੀ। ੪. ਪ੍ਰਯਾਗ।] 

ਤਨ ਛਾਪ! ਲਗਾਏ, ਜਮ ਤਜਿ ਜਾਏ, 'ਛਾਪਾ, ਦਾਗ਼। 

ਪਿਖ ਚਿੰਨ੍ਹ ਬਿਸ਼ਨੁ ਸੁਹਾਵੋ। 

ਤੁਮ ਖੁਦ ਹੀ ਨ ਬਿਰਾਗੀ। 

ਪੈਹੋ ਰਾਮ ਨ ਆਗੀ!' ॥ ੭੩॥ ਅੱਗੇ (ਪ੍ਰਲੋਕ ਵਿੱਚ) ਜਾ ਕੇ। 

ਜੇ ਦਾਗ ਦਗਾਏ, ਜਮ ਤਜਿ ਜਾਏ, 

ਤੌ ਪਸੁ ਸਬੈ ਤਰੈ ਹੈਂ। 

ਤੁਮ ਭੇਖਿ ਪਖੰਡੀ, ਅਧਿਕ ਅਫੰਡੀ', 'ਹੰਕਾਰੀ, ਧੋਖੇਬਾਜ਼। 

ਠਗਿ ਠਗਿ ਲੋਕਹਿਂ ਖੇਹੈਂ। 

ਪਛਤੈਹੋ, ਦੁਖ ਪੈਹੋ। 





282 


ਕਾਹੇ ਨੀਰ ਮਥੈਹੋ' ॥ ੭੪॥ 

ਯਹਿ ਮਾਨੁਖ ਚੋਲਾ, ਲਾਲ ਅਮੋਲਾ, 
ਕਾਹਿ ਬਿਅਰਥਾ ਖ੍ਰੈਹੋ। 

ਬਿਨ ਪਾਨੀ ਪਾਹਨ', ਔਰੈ ਨਾਹਨ, 
ਜਿਸ ਤੀਰਥ ਪਰ ਜੈਹੋ। 


ਪੂਜਨ ਜਢ ਮੂਰਤਿ, ਕਰਿ ਹੈਂ ਧੂਰਤਿ', 


ਬਰਜਤਿ ਬੇਦ ਗਯਾਨੀ। 
ਵਹਿ ਆਪ ਬੁਡੈਹੈਂ”, ਤੁਮੈਂ ਤਰੈ ਹੈਂ, 
ਕੈਸ ਕਹੋ ਅਗਯਾਨੀ ॥ ੭੫॥ 


ਜੋ ਭਗਤੀ ਕਰਿ ਹੈਂ, ਨਾਮ ਉਚਰ ਹੈਂ, 


ਏਕੋ ਬੂੁਹਮ ਉਪਾਸੈਂ”। 

ਸੇਵੈਂ ਗੁਰੁ ਪੂਰਨ, ਤਰ ਹੈਂ ਤੂਰਨ', 
ਜਾ ਸਚ ਖੰਡ ਨਿਵਾਸੈਂ। 

ਗੁਰੁ ਸ਼ਬਦ ਉਚਾਰੇ, ਜੋ ਤਹਿ ਭਾਰੇ, 
ਤਿਨ ਮੈਂ ਏਕ ਦਿਖੈਹੈਂ। 

ਜਾਂ ਤੈ ਤਤ ਗਯਾਨੰ”', ਹੋਇ ਮਹਾਨੰ, 
ਮੁਕਤਿ ਭੁਗਤਿ ਫਲ ਪੇਹੈਂ ॥ ੭੬॥ 
“ਸੀ ਮੁਖ ਵਾਕਸ- 


ਬੈਰਾਗੀ ਸੋ ਜੋ ਬੈ ਮਹਿੰ', ਆਵੈ। 
ਸ਼ਿਵ' ਕੈ ਆਗੈ, ਸ਼ਕਤਿ” ਨਿਵਾਵੈ। 
ਸ਼ਿਵ ਸ਼ਕਤੀ ਕੇ' ਕਰਮ ਕਰੈ। 
ਅਜਰ ਬਸਤੁ ਅਗੋਚਰ ਸਹੈ। 
ਤਾਮਸ' ਤ੍ਰਿਸ਼ਨਾ ਮਸੈ? ਤਯਾਗੀ। 
ਨਾਨਕ ਕਹੈ ਸੋਈ ਬੈਰਾਗੀ। 
ਦੋਹਰਾ: 

ਯਾ ਬਿਧਿ ਦੈ ਉਪਦੇਸ਼ ਗੁਰੁ, 

ਆਗੇ ਚਲੇ ਉਦਾਰ। 

ਗੋਰਖ ਪੁਰ ਲਖਨਊ ਲਉ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸਰੂਪ ਦਾ ਗਿਆਨ। 


“ਇਹ ਸ਼ਬਦ ਸ੍ਰੀ ਗੁਰੂ ਗੁੰਥ ਸਾਹਿਬ ਵਿੱਚ ਨਹੀਂ, ਇਸ ਲਈ 
ਮੁਖ ਵਾਕ ਨਹੀਂ ਹੈ। 

'ਤਿਆਗ ਬ੍ਰਿਤੀ ਵਿੱਚ। 

'ਆਤਮਾ। “ਅਵਿਦਿਆ। 

'ਆਤਮਕ-ਸ਼ਕਤੀ ਦੀ ਪ੍ਰਾਪਤੀ ਦੇ। 


'ਤਮੋਗੁਣ, ਕ੍ਰੋਧ। “ਮਮਤਾ, ਮੇਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 283 


ਪੇਖਤਿ ਸ਼ਹਿਰ ਅਪਾਰ ॥ ੭੭॥ 
ਚੌਪਈ: 

ਨੈ ਸੁ ਕੋਹ ਕਮਾਊਂ'। 

ਫਕਰਨ ਸੋਂ ਪਰਚੇ ਬਹੁ ਥਾਊਂ। 
ਜੱਮਲ ਖਾਚੀ ਗਿਰ ਪੁਨ ਹੇਰਾ। 

ਮਾਨ ਸਰੋਵਰ ਝੀਲ ਬਧੇਰਾ' ॥ ੭੮ ॥ 
ਸੀਕਮ' ਮੁਲਕ ਜੁਲਕ ਗਿਰ? ਅੰਦਰ। 
ਰਜਧਾਨੀ ਤਮਲੌਂਗ' ਸੁ ਸੁੰਦਰ। 
ਮੁਲਕ ਨਿਪਾਲ ਸਾਲ' ਬਹੁ ਪੇਖਾ। 
ਖਟਮੰਡੂ ਗੂਹ ਭੂਪ ਬਿਸੇਖਾ' ॥ ੭੯ ॥ 


ਪਸੁਪਤਿ ਮਹਾਂ ਦੇਵ ਕਾ ਥਾਨੈ। 

ਪਿਖ ਤਾਰੇ ਬਹੁ ਲੋਗ ਸੁਜਾਨੋ'। 

ਦਿਸ ਭੋਟਾਨ ਦਾਨ ਕਲਯਾਨਾ”। 

ਚਲਿ ਢੋਲਾ ਗਢ ਪੇਖ ਮਹਾਨਾ ॥ ੮੦॥ 
ਲਲਤਾ ਪੱਟਨ, ਕੰਚਨ ਚੰਗਾ। 

ਤਾਸੀ ਸੂਡਨ' ਸ਼ਹਿਰ ਉਤੰਗਾ?। 

ਤਾਂਹਿ ਦੇਸ ਕੀ ਸੋ ਰਜਧਾਨੀ। 

ਹੈ ਤਹਿਂ ਬਹਿ ਇਕ ਨਦੀ ਮਹਾਨੀ ॥੮੧॥ 
ਤਾਂਹਿ ਕਿਨਾਰੇ ਬਿਰ ਗੁਰ ਰਾਈ। 

ਗਾਯੋ ਸ਼ਬਦ ਸੁਖਦ ਸਬਿ ਤਾਈਂ। 

ਜਾਂ ਕੋ ਸੁਨਿ ਜਲਚਰ' ਥਲਚਾਰੀ”। 
ਖੇਚਰ' ਭੂਚਰ” ਜੀਵ ਅਪਾਰੀ ॥੮੨॥ 
ਦੌਰਿ ਅਏ ਦਹਿਦਿਸ ਤੈ ਲੱਛੀ'। 

ਸੁਰ ਨਰ ਦੇਵ ਅਸੁਰ ਪਸੁ ਪੱਛੀ। 

ਆਪਨ ਪੌ' ਭੂਲਾ ਸਬਿ ਕਾਹੂੰ। 

ਛੇਰੀ' ਬ੍ਰਿਕ” ਸਿੰਘ ਗਨ ਆਹੂੰ" ॥ ੮੩॥ 
ਕੁਹੀ' ਕਪੋਤ? ਮੋਰ ਅਹਿ ਸੰਗਾ”। 


'ਦੇਖੋ ਬਿਸ੍ਹਾਮ ੧੦ ਦੇ ਅੰਕ ੨੫ ਦੀ ਪੈਰ ਟਿੱਪਣੀ ੧। 


'ਵੱਡੀ। 

'ਸਿਕਮ ਮੁਲਕ। “ਜੁਲਕ ਨਾਮ ਦਾ ਪਹਾੜ। 

'ਤਾਮਲੰਗ ਸ਼ਹਿਰ। 

ਸ੍ਰੇਸ਼ਟ, ਸੁੰਦਰ। 

(ਨਿਪਾਲ ਦੇਸ ਦੀਰਾਜਧਾਨੀ) ਖਟਮੰਡੂ (ਸ਼ਹਿਰ ਵਿੱਚ) ਰਾਜੇ 
ਦੇ ਘਰ ਬਹੁਤ ਰਹੇ। 


'ਚਤੁਰ ਸਤਿਗੁਰਾਂ ਨੇ। 
'ਭੂਟਾਨ ਦੇਸ ਦੀ ਤਰਫ਼ ਮੁਕਤੀ ਦੇਣ ਵਾਸਤੇ। 


'ਸ਼ਹਿਰਾਂ ਦੇ ਨਾਮ। ?ਉੱਚਾ ਭਾਵ ਵੱਡਾ। 


'ਜਲ ਵਿੱਚ ਰਹਿਣ ਵਾਲੇ ਜੀਵ ਮੱਛ ਆਦਿ। “ਖੁਸ਼ਕੀ 'ਚ 
ਰਹਿਣ ਵਾਲੇ ਜੀਵ ਕੀੜੇ ਆਦਿ। 

'ਅਕਾਸ਼ 'ਚ ਵਿਚਰਨ ਵਾਲੇ ਜੀਵ ਪੰਛੀ ਆਦਿ। ?ਧਰਤੀ ਤੇ 
ਵਿਚਰਨ ਵਾਲੇ ਜੀਵ ਹਰਨ ਆਦਿ। 

ਲੱਖਾਂ ਹੀ। 


ਆਪਣਾ ਆਪ। 

'ਬਕਰੀ। “ਬਘਿਆੜ। “ਸ਼ੇਰ। “ਬਹੁਤੇ ਹਰਨ। 

ਬਾਜ਼ ਦੀ ਕਿਸਮ ਦੇ ਇਕ ਸ਼ਿਕਾਰੀ ਪੰਛੀ (ਤੋਂ)। “ਕਬੂਤਰ। 
'ਸੱਪ ਮੋਰਾਂ ਤੋਂ। 





284 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਸ ਮਝਾਰੀ' ਬਾਜ ਬਿਹੰਗਾ”। 'ਚੂਹਾ ਬਿੱਲੀ ਤੋਂ। ਪੰਛੀ ਬਾਜ਼ ਤੋਂ। 

ਕੋਊ ਨਾਂਹਿ ਕਾਂਹਿ ਤੇ ਡਰ ਹੈਂ। 

ਹਿੰਸਕ” ਨਾਂਹਿ ਕਾਂਹਿ ਕੋ ਹਰ ਹੈਂ ॥੮੪॥ 'ਜੀਆਂ ਨੂੰ ਮਾਰਨ ਵਾਲੇ। “ਕਿਸੇ ਨੂੰ ਨਹੀਂ ਮਾਰਦੇ। 
ਸਮ' ਸੁਭਾਵ ਸਬਿ ਕਾਹੂੰ ਹੋਵਾ। ਇੱਕੋ ਜੇਹਾ। 

ਗੁਰ ਪਰਤਾਪ ਸਬਿਹਨ ਬਡ ਜੋਵਾ'। 'ਦੇਖਿਆ। 

ਚਿੱਤ੍ਰਤ ਸੇ' ਇਕ ਟਕੈ ਨਿਹਾਰੈਂ। 'ਮੂਰਤੀਆਂ ਵਾਂਗ। 
ਸ਼ਬਦਾਂਮਿ੍‌ਿਤ ਚਾਤ੍ਰਿਕ ਜਿਮ ਧਾਰੈ' ॥ ੮੫॥ 'ਸ਼ਬਦਾਂ ਰੂਪ ਅੰਮ੍ਰਿਤ ਪਪੀਹਿਆਂ ਵਾਂਗ ਪੀਂਦੇ ਹਨ। 
ਚਕ੍ਰਵਾਕ' ਜਿਮ ਪਿਥੈਂ ਦਿਵਾਕਰ”। 'ਚਕਵੇ। “ਸੂਰਜ। 

ਚਖ' ਚਕੋਰ ਗੁਰ ਪਿਖੈਂ ਨਿਸਾਕਰ”। ੇਤ੍ਰਾਂ ਰੂਪ। “ਗੁਰਾਂ ਰੂਪ ਚੰਦ੍ਮਾਂ ਨੂੰ। 

ਗੁਰੁ ਥੰਭੇ' ਜਬਿ ਸ਼ਬਦ ਕਰਨ ਤੈ। 'ਰੂਕੇ, ਠਹਿਰੇ। 

ਗਏ ਹੋਸ਼ ਧਰਿ ਬੰਦਿ' ਚਰਨ ਤੈ ॥੮੬॥ 'ਨਮਸਕਾਰ ਕਰਕੇ। 

ਕੌਤਿਕ ਪਿਖਿ ਨ੍ਰਿਪ ਪਗ ਲਪਟਾਨਾ। 

ਨਿਜ ਕਲਯਾਨ ਹੇਤ ਘਿਗਯਾਨਾ'। 'ਲੇਲ੍ਹੜੀਆਂ ਕੱਢਣ ਲੱਗਾ। 

ਸਤਿ ਨਾਮੁ ਹਰਿ ਭਗਤੀ ਗਯਾਨਾ। 

ਤਾਂ ਕੌ ਦੀਨੋ ਕ੍ਰਿਪਾ ਨਿਧਾਨਾ ॥੮੭॥ 

ਔਰ ਲੋਗ ਸਿਖ ਭਏ ਮਹਾਨੇ। 

ਲਾਮੇ ਗੁਰੂ' ਅਏ ਤਿਸ ਥਾਨੇ। 'ਬੋਧੀਆਂ ਦੇ ਧਾਰਮਕ ਗੁਰੂ, ਲਾਮਾ ਗੁਹਸਥੀ ਨਹੀਂ ਹੁੰਦਾ। 
ਗੋਸ਼ਟ ਕਰਿ ਗੁਰ ਕੇ ਅਨੁਯਾਈ'। ਅਨੁਸਾਰੀ, ਸੇਵਕ। 

ਵਹਿ ਭੀ ਭਏ ਮੋਦ ਮਨਿ ਪਾਈ ॥੮੮॥ 

ਜੋ ਬਾਨੀ ਗੁਰ ਤਹਾਂ ਉਚਾਰੀ। 

ਭੋਟਾਨੀ ਬਾਨੀ ਮੈਂ” ਸਾਰੀ। 'ਭੂਟਾਨ ਦੇਸ਼ ਦੀ ਬੋਲੀ ਵਿੱਚ। 

ਜੋ ਉਨਿ ਸਬਿ ਨਿਜ ਢਿਗ ਲਿਖਿ ਰਾਖੀ। 

ਅਬਿ ਲੌ ਪਢਿਤਿ ਰਰਤਿ' ਅਭਿਲਾਖੀ ॥੮੯॥ _ 'ਉਚਾਰਦੇ ਹਨ। 

ਹੁਤੀ ਸ਼ਕਤਿ ਗੁਰ ਸ਼ਬਦ ਮਝਾਰੀ। 

ਜੋ ਸੁਨਤਾ ਹੁਨਤਾ' ਅਨੁਸਾਰੀ। 'ਹੋ ਜਾਂਦਾ। 

ਤਹਿਂ ਤੇ ਸਤਿਗੁਰ ਚਲੇ ਅਗੇਰੇ। 

ਔਲ੍ੂਗ ਬੌਲ੍ਹਗ' ਮੰਦਰ ਹੇਰੇ ॥ ੯੦॥ ਭੂਟਾਨ ਦੇਸ਼ ਦੇ ਦੋ ਅਵਤਾਰਾਂ ਦੇ ਨਾਮ। 

ਮੰਤੁਨ ਮੈਂ ਹੈਂ ਜਿਨ ਕੇ ਨਾਮੂ। 

ਜਾਨਤਿ ਮੰਤ੍ਰੀ' ਲੋਗ ਤਮਾਮੂੰ। ਅੰਤੁ ਪੜ੍ਹਨ ਵਾਲੇ। 

ਪੁਨਾ ਹਿਮਾਲੇ ਪਰ ਗੁਰ ਆਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 285 


ਹੇਮ ਕੂਟ' ਪਰਬਤ ਸੁਖਦਾਏ ॥ ੯੧॥ 
ਸਾਤ ਸ੍ਰਿੰਗ' ਸੋਭਤਿ ਜਹਿ ਚਾਰੂ”। 
ਪੰਡੁਰਾਜ' ਜਹਿੰ ਕਿਯ ਤਪ ਭਾਰੂ। 

ਮਹਾਂ ਕਾਲ ਕਾਲੀ ਕੇ ਮੰਦਰ। 

ਤਟ ਤਲਾਵ ਤਹਿ ਹੈ ਅਤਿ ਸੁੰਦਰ ॥੯੨॥ 
ਜਹਾਂ ਦਸਮ ਗੁਰ ਕੇ ਪਿਤ ਮਾਤੈਂ। 


ਪੂਰਬ ਤਪ ਕਰਿ ਬਰ ਲਿਯ ਖਯਾਤੈ' ॥ ੯੨॥ 


੯ 


ਦੋਹਰਾ: 
ਤਹੀਂ ਦਸਮ ਗੁਰ ਤਪ ਕਿਯੋ, 


ਪੂਰਬ ਜਨਮ ਮਝਾਰ। 
ਆਗਯਾ ਭਈ ਅਕਾਲ ਕੀ, 
ਤਹੀਂ ਹੇਤੁ ਅਵਤਾਰ ॥ ੯੪॥ 
ਯਹਿ ਗਾਥਾ ਸਬਿ ਦਸਮ ਗੁਰੁ, 
ਆਪਹਿ ਲਿਖੀ ਬਿਸਾਲ। 
ਬੀਚ ਬਚਿੱਤੁ ਨਾਟਕਹਿ, 


ਜਾਨਤਿ ਸਿੱਖ ਕਮਾਲ' ॥੯੫॥ 
ਪੇਖਿ ਬੱਦਰੀ ਨਾਥ ਕੋ, 
ਗੰਗੌਤਰਿ ਲੌ ਖਾਸ'। 

ਲਖ ਕਰਿ' ਧੌਲੀ ਧਾਰ? ਪੁਨ, 


ਪਹੁੰਚੇ ਗਿਰ ਕੈਲਾਸ ॥ ੯੬॥ 
ਚੌਪਈ: 

ਸ਼ਿਵਹਿ ਸੁਨਯੋ ਜਬਿ ਗੁਰ ਕਾ ਆਵਨ। 
ਪਠਜਯੋ ਖੜਾਨਨ' ਹੇਤ ਲਜਾਵਨ। 

ਭਗਤ ਸ਼ਿਵਾਂ ਕੇ ਜੋ ਤਿਸ ਥਾਏ। 

ਥੇ, ਆਯੋ ਨਿਜ ਸੰਗ ਲਵਾਏ' ॥੯੭॥ 
ਲੈ ਲਵਾਇ ਗੁਰ ਕੋ ਸ਼ਿਵ ਸਦਨਾ”। 

ਚਲੇ ਭਲੇ ਕਰਿ ਉਤਸ਼ਵ ਭਜਨਾ'। 

ਏਕ ਰਦਨ' ਸੁਖ ਸਦਨ ਬਦਨ ਗਜ?। 
ਕਦਨ' ਬਿਘਨ ਆਗੇ ਆਯੋ ਸਜਿ ॥੯੮॥ 


ਹੇਮ ਕੁੰਟ (ਬਰਫ਼ ਦਾ ਪਹਾੜ)। 
'ਸੱਤ ਚੋਟੀਆਂ। “ਸੁੰਦਰ। 
'ਪਾਂਡਵਾਂ ਦੇ ਪਿਤਾ ਪੰਡੁ ਰਾਜੇ ਨੇ। 


'ਸਾਰੇ। 


'ਆਪ। 
'ਲਘ ਕੇ। “ਜ਼ਿਲ੍ਹਾ ਕਾਂਗੜੇ ਵਿੱਚ ਪਹਾੜ ਦੀ ਇਕ ਉੱਚੀ 
ਧਾਰਾ। 


ਛੇ ਮੁੱਖਾਂ ਵਾਲਾ, ਸ਼ਿਵ ਦਾ ਪੁੱਤਰ, ਸ਼ਸਾਮ ਕਾਰਤਿਕ। 


ਆਪਣੇ ਨਾਲ ਲੈ ਕੇ। 

'ਘਰ ਵੱਲ ਨੂੰ। 

'ਭਜਨ ਕਰਦੇ ਹੋਏ। 

'ਇਕ ਦੰਦ ਵਾਲਾ, ਗਣੇਸ਼। “ਹਾਥੀ ਦੇ ਮੂੰਹ ਵਾਲਾ। 
'ਕੱਟਣ ਵਾਲਾ। 





286 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
ਨੌਦੀ' ਕਿੰਗੀ” ਆਦਿ ਅਪਾਰੇ। 'ਸ਼ਿਵਾ ਦੀ ਸਵਾਰੀ ਦਾ ਬੈਲ। “ਕਾਲਕਾ ਪੁਰਾਣ ਅਨੁਸਾਰ 


ਸ਼ਿਵਾ ਦਾ ਇਕ ਪ੍ਰਧਾਨ ਗਣ ਅਤੇ ਪੁੱਤਰ। 
ਸ਼ਿਵ ਸੈਨਾ ਬਹੁਧਾ ਪੁਕਾਰੇ। 
ਕਾਹੂੰ ਇਕ ਮੁਖ ਦੋ ਦਸ ਕਾਹੂੰ। 
ਕੋ ਚਖ ਹੀਨ' ਜੰਘ” ਸਿਰ ਬਾਹੁੰ” ॥੯੯॥ ਅੱਖਾਂ ਤੋਂ ਬਿਨਾਂ। “ਲੱਤਾਂ ਬਿਨ। “ਸਿਰ ਤੇ ਬਾਹਾਂ ਬਿਨਾਂ। 
ਸਯਾਲ ਸ੍ਹਾਨ ਖਰ ਊਂਟ ਬ੍ਰਿਕ' ਮੁਖ। 'ਬਘਿਆੜ। 
ਅਤਿ ਭਜਾਨਕ ਦਾਨਕ ਆਨਿਕ ਦੁਖਾ। ਅਨੇਕਾਂ ਦੁੱਖ ਦੇਣ ਵਾਲੇ। 
ਜੋਗਨਿ ਭੂਤ ਪ੍ਰੇਤ ਬੈਤਾਲਾ'। 'ਸ਼ਿਵਾਂ ਦਾ ਇਕ ਗਣ। (ਅ) ਇਕ ਭੂਤ ਜਾਤੀ। 
ਭਯਾਨਕ ਰੂਪ ਬਨੇ ਬਿਕਰਾਲਾ' ॥੧੦੦॥ 'ਡਰਾਉਣੇ। 
ਪਿਖਿ ਮਰਦਾਨਾ ਅਤਿ ਡਰ ਪਾਨਾ। 
ਧੀਰਜ ਦੀਨੋ ਗੁਰੂ ਮਹਾਨਾ ॥੧੦੧॥ 
ਦੋਹਰਾ: 
ਸ਼ਿਵ ਸਮੀਪ ਜਬਿ ਗੁਰ ਗਏ, 
ਸਹਿ ਦੇਵੀ ਤ੍ਰਿਪਰਾਰਿ'। 
ਬਾਘੰਬਰ' ਆਸਨ ਦਯੋ, 
ਪੁਸਪਰ' ਕਰੀ ਜੁਹਾਰ2 ॥ ੧੦੨॥ 
ਚੌਪਈ: 
ਕਰਿ ਹਰਿ ਚਰਚਾ ਮੋਦ ਬਢਾਯੋ। 
ਰਿਖੀ ਸੁਰਨ' ਜੈਕਾਰ ਅਲਾਯੋ। 
ਭੰਗ ਧਤੂਰਾ ਜ਼ਹਿਰ ਘੁਟਾਈ। 
ਪਯਾਲਾ ਸ਼ਿਵ ਦਿਯਾ ਚਹੈਂ ਗੁਰ ਤਾਈਂ ॥੧੦੩॥ 
ਗੁਰੂ ਕਹਯੋ ਮੁਹਿ ਨਾਮ ਖੁਮਾਰੀ'। 
ਚਢੀ ਰਹਤਿ ਨਿਸ ਦਿਨ ਇਕਸਾਰੀ। 
ਕੂਰਾ ਅਮਲ ਨ ਯਹਿ ਮੁਹਿ ਭਾਵੈ। 
ਕਬੀ ਚਢੈ ਜੋ ਪੁਨ ਉਤਰਾਵੈ ॥ ੧੦੪॥ 
ਪੁਨ ਸ਼ਿਵ ਕਹਜੋਂ ਸੁਨੋ ਗੁਰ ਗਯਾਨੀ। 
ਰਾਵਰ ਬਿਨ ਅਸ ਕਾਜ ਮਹਾਨੀ। 
ਕੌਨ ਅਹੇ ਜੋ ਜਾ ਜਗ ਕਰਤੋ। 
ਕਲੀ' ਕੁਚਾਲ ਕਰਾਲਹਿ? ਹਰਤੋ” ॥੧੦੫॥ ___'ਕਲਜੁਗ ਦੀ। “ਡਰਾਉਣੀ। “ਨਾਸ ਕਰਦਾ। 
ਮਨਿ ਮਲੀਨ ਜੀਵਨਿ ਸੁਧ ਕਰਤੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 287 


ਹਰਿ ਭਗਤੀ ਜਗਤੀ' ਬਿਸਤਰਤੋ”। 
ਧੰਨਯ ਧੰਨਯ ਪੁਰਖਾਰਥ' ਥਾਰਾ। 

ਜਿਨ ਬੂਡਤਿ ਸੂਤਿ ਧਰਮ ਉਬਾਰਾ' ॥ ੧੦੬॥ 
ਇਸੀ ਭਾਂਤਿ ਪੂਰਬ ਇਕ ਬਾਰਾ। 

ਮਤ ਪਖੰਡ ਫੈਲਯੋ ਥਾ ਭਾਰਾ। 

ਤਬਿ ਮੈ ਪਾਇ ਹੁਕਮ ਕਰਤਾਰਾ। 

ਸ਼ੰਕਰ ਆਚਾਰਯ ਤਨ ਧਾਰਾ ॥੧੦੭॥ 
ਜਸ ਤੁਮ ਕਿਯ ਤਸ ਉੱਦਮ ਕਰ ਕੈ। 
ਦੇਸ ਬਿਦੇਸ ਬਿਸੇਸਹਿ ਫਿਰ ਕੈ। 

ਬਹੁ ਭੂਪਨ ਕੋ ਸੇਵਕ ਕੈ ਕੈ। 

ਸ਼ਸਤੁ ਸ਼ਾਸਤੁ ਬਲ ਸੌਂ ਜੈ ਕੈ' ॥੧੦੮॥ 
ਬੈਦਕ ਮਤ ਫਿਰ ਕਾਯਮ ਕੀਨੋ। 

ਪੈ ਬੇਦਾਂਤ ਦਿਢਾਯੋ ਪੀਨੋ। 

ਜਾਂ ਤੇ ਬਹੁ ਬਧ ਗਯਾਨੀ' ਭਏ। 

ਕਥੈਂ ਗਜਾਨ ਪਰ ਨਾਹਿ ਕਮਏਂ' ॥ ੧੦੯॥ 


ਪਿੰਡੀ' ਪੂਜਨ ਥੇ ਜੋ ਲਾਏ। 
ਮਮ ਹਾਰਦ' ਕੋ ਉਭੈ ਨ ਪਾਏ”। 


ਜੋ ਮਤ ਅਬਿ ਤੁਮ ਧਰ ਬਿਸਤਾਰਾ। 

ਨਾਮ ਭਗਤਿ ਹਰਿ ਧਯਾਨ ਉਦਾਰਾ ॥ ੧੧੦॥ 
ਸਤਿ ਸੰਗਤਿ ਕਰਿ ਸੰਤਨ ਸੇਵਾ। 

ਬੁਹਮ ਗਜਾਨ ਦਿਢ' ਗਹਿਨ” ਅਭੇਵਾ। 
ਯਾਂ ਤੈ ਸਥਿ ਕਾ ਮਨ ਰਹਿ ਨੀਵਾਂ। 

ਰਹਿ ਹੈ ਬਨੀ ਸਦਾ ਸੂਤਿ ਸੀਵਾਂ' ॥ ੧੧੧॥ 
ਮਤੋਂ ਤੁਮਾਰ ਧਾਰ ਹੈ ਜੋਈ। 

ਸੋ ਜਨ ਜਮ ਪੁਰ ਜਾਇ ਨ ਕੋਈ। 

ਯਹਿ ਬਰ ਸੁਨਿ ਗੁਰ ਸ਼ਬਦ ਉਚਾਰਾ। 

ਜੋ ਸੁਨਿ ਸ਼ਿਵ ਭਯੋ ਆਨੰਦ ਭਾਰਾ ॥ ੧੧੨॥ 
ਨਾਰਦ ਤੁੰਬਰ' ਆਦਿਕ ਜੇਤੇ। 


'ਜਗਤ ਵਿੱਚ। “ਫੈਲਾਉਂਦਾ। 
'ਉੱਦਮ। 
ਡ਼ੁਬਦਾ ਹੋਇਆ ਵੇਦ ਧਰਮ (ਆਸਤਕ ਧਰਮ) ਬਚਾ ਲਿਆ। 


/ੜ਼ਾਸਤ੍ਰਾਂ ਰੂਪ ਸ਼ਸਤ੍ਹਾਂ ਦੇ ਬਲ ਨਾਲ ਫ਼ਤਹ ਕਰਕੇ। 


'ਕਥਨੀ ਦਾ ਗਿਆਨੀ, ਕਰਣੀ ਰਹਿਤ ਬੁਲਾਰਾ। 
'ਸੁਆਹ ਦਾ ਗੋਲਾ। 


'ਸਿਧਾਂ, ਮਨ ਦੇ ਭਾਵ। “ਦੋਹਾਂ (ਵੇਦਾਂਤੀ ਤੇ ਗੋਲੇ ਪੂਜਕਾਂ) ਨੇ 
ਨਹੀਂ ਜਾਣਿਆ। 


'ਪੱਕਾ। ਗੁਹਣ ਕਰਨਾ। 'ਭੇਦਰਹਿਤ, ਇਕਰਸ। 


ਵੇਦਾਂ ਦੀ (ਬੱਧੀ ਹੋਈ) ਮਰਯਾਦਾ। 


'ਇੰਦੂ ਦੀ ਸਭਾ ਦਾ ਇਕ ਗਵੱਈਆ, ਜੋ ਗੰਧੁਬ ਜਾਤੀ ਦਾ ਹੈ। 
ਨਾਰਦ ਦੇ ਗਾਉਣ ਤੋਂਰਾਗਰਾਗਣੀਆਂ ਦੇ ਅੰਗ ਭੰਗ ਹੋ ਗਏ 
ਸਨ ਜੋ ਤੁੰਬਰ ਦੇ ਗਾਉਣ ਤੋਂ ਠੀਕ ਹੋ ਗਏ। 





288 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥੇ ਤਹਿੰ ਰਹੇ ਚਕਿਤ' ਸੁਨਿ ਤੇਤੇ। 'ਹੈਰਾਨ। 

ਯਾ ਬਿਧਿ ਕਰਿ ਗੋਸ਼ਟ ਗੁਰ ਸ਼ਿਵ ਸੋਂ। 

ਚਲੇ ਸੁਮੇਰ ਓਰ ਧਰਿ ਲਿਵ ਸੋਂ” ॥ ੧੧੩॥ (ਪ੍ਰਮੇਸ਼ਰ) ਨਾਲ ਲਿਵ ਲਗਾ ਕੇ। 
ਦੋਹਰਾ: 

ਬਯਾਸ, ਬਿਸ਼ਸਟ ਰਿਖੀਸ। 

ਜ੍ਰਾਲ, ਪਰਾਸਰ, ਬਾਮ ਦੇ, 

ਮਗ ਮੈਂ ਮਿਲੇ ਮੁਨੀਸ ॥੧੧੪॥ 

ਕਰਿ ਬੰਦਨ ਕੰਦਨ ਅਜ਼ਾ', 'ਕਸ਼ਟਾਂ ਨੂੰ ਕੱਟਣ ਵਾਲੇ (ਸਤਿਗੁਰਾਂ ਨੂੰ)। 
ਪਰਸਪਰ ਮੋਦ ਬਢਾਇ। 

ਭਗਤਿ ਗਜਾਨ ਹਰਿ ਨਾਮ ਕੀ, 

ਚਰਚਾ ਕਰਿ ਗੁਨ ਗਾਇ ॥ ੧੧੫॥ 

ਚੌਪਈ: 

ਆਗੇ ਚਲੇ ਗੁਰੂ ਕਰਤਾਰਾ। 

ਹੇਰਤ ਗਿਰ ਬਨ ਭਾਂਤਿ ਅਪਾਰਾ। 

ਮਾਰਕੰਡ, ਲੌਮਸ, ਪਰਸਰਾਮੂ। 

ਸਨਕਾਦਿਕ ਆਦਿਕ ਗੁਨ ਧਾਮੂ ॥ ੧੧੬॥ 

ਆਪਸ ਮੈ ਕਹਿ ਸੁਨਿ ਗੁਨਿ ਗਾਹਾ'। (ਵਾਹਿਗੁਰੂ ਦੇ) ਗੁਣਾਂ ਨੂੰ ਵਿਚਾਰਿਆ। 
ਮੋਦ' ਪ੍ਰਮੋਦ” ਬਢਾਇ ਅਥਾਹਾ। ਅਨੰਦ। “ਵਿਸ਼ੇਸ਼ ਅਨੰਦ। 
ਮਾਰਕੰਡ ਪੁਨ ਐਸ ਬਖਾਨਾ। 

ਤਨ ਅਭਿਮਾਨ ਨ ਸਮ ਅਗਯਾਨਾ ॥ ੧੧੭॥ 

ਚਿਰ ਜੀਵਨ ਲਗ ਸੋਊ ਹਮਾਰੇ। 

ਹੈ, ਸੋ ਹਰ' ਦੇਹੁ ਗਜਾਨ ਉਦਾਰੇ ॥ ੧੧੮॥ 

ਦੋਹਰਾ: 

ਯਦਯਪਿ ਹਮ ਸਮਰੱਥ ਹੈਂ, 

ਗਯਾਤਾ ਤੀਨੋ ਕਾਲ। 

ਤਦਯਪਿ ਸਤਿਗੁਰ ਕਾ ਮਿਲਜੋ, 

ਦਰਜਾ ਤੁਮੈ ਬਿਸਾਲ ॥ ੧੧੯॥ 

ਚੌਪਈ: 

ਈਸ਼ਰ ਤੈ ਭੀ ਅਧਿਕ ਮਹਾਨੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 289 


ਹੈ ਪਦ ਸਤਿਗੁਰ ਕਾ ਸੂਤਿ ਭਾਨੇ'। 

ਭਏ ਰਿਖੀ ਅਵਤਾਰ ਅਚਾਰਯ'। 

ਪੀਰ ਪਿਕੰਬਰ ਲਾਖੈਂ ਆਰਯ!' ॥ ੧੨੦॥ 

ਪੈ ਦਰਜਾ ਸਤਿਗੁਰ ਕਾ ਕਾਹੂੰ। 

ਮਿਲਯੋ ਨ ਅਬਿ ਲੌ ਯਾ ਜਗ ਮਾਹੂੰ। 

ਜੋ ਤੁਮ ਕੋ ਦੀਨੋ ਕਰਤਾਰਾ। 

ਭਵ ਬੰਧਨ ਛੁਟਕਾਵਨ ਹਾਰਾ ॥੧੨੧॥ 

ਤਾਂ ਤੇ ਹਮ ਕੋ ਭੀ ਉਪਦੇਸੂ। 

ਦੈ ਕਰਿ ਕਟੋ ਕਲੇਸ਼ ਅਸੇਸੂ'। 'ਸਾਰੇ। 

ਯਹਿ ਸੁਨਿ ਪੁਨ ਗੁਰ ਦਿਯ ਸਤਿ ਨਾਮੂ। 

ਬ੍ਰਹਮ ਗਜਾਨ ਆਤਮ ਸੁਖ ਧਾਮੂੰ' ॥ ੧੨੨॥ 'ਆਤਮਕ ਸੁਖ ਦਾ ਘਰ। 
ਨਿਜ ਪਰ ਥਿਰ ਚਰ' ਮੈ ਸਮ ਬੁੱਧੀ। 'ਆਪਣੇ ਤੇ ਪਰਾਏ ਅਤੇ ਜੜ੍ਹ ਤੇ ਜੰਗਮ। 
ਦੈ ਦੀਖਯਾ' ਤਿਨ ਕੋ ਗੁਰਿ ਸੁਧੀ”। 'ਸਿਖਿਆ। “ਪਵਿੱਤਰ (ਕਰ ਦਿੱਤਾ)। 
ਆਗੇ ਪੁਨ ਸੁਮੇਰ ਪਰ ਗਏ। 

ਗੋਰਖ ਆਦਿਕ ਸਿੱਧ ਮਿਲਏ ॥ ੧੨੩ ॥ 

ਮੰਗਲ, ਗੋਪੀ, ਭਰਥਰਿ ਨਾਥੈਂ। 

ਭੰਗਰ, ਝੰਗਰ, ਘੁਗੂ, ਸਾਥੈਂ। 

ਸਬਿ ਨੈ ਚਰਚਾ ਨਯਾਰੀ ਨਯਾਰੀ। 

ਕਰ ਕੈ, ਆਖਰ ਬਾਜੀ ਹਾਰੀ ॥੧੨੪॥ 

ਪੁਨ ਗੋਰਖ ਬੋਲਯੋ ਸੁਨਿ ਬਾਲੇ”। ਹੇ ਬਾਲਕ ਭਾਵ ਹੇ ਗੁਰੂ ਨਾਨਕ। 
ਆਗੇ ਜਾਵਤਿ ਕਹਾਂ ਉਤਾਲੇ”। 

ਮਲ ਮੂਤਰ ਕੀ ਦੇਹ ਤੁਮਾਰੀ। 

ਮਾਰ ਖਾਇ ਹੋ ਜਾਇ ਅਗਾਰੀ ॥ ੧੨੫॥ 

ਕੌਨ ਸ਼ਕਤਿ ਕਰਿ ਆਏ ਈਹਾਂ। 

ਆਗੇ ਜਾਵਨ ਕੀ ਕਯਾ ਈਹਾ'। 

ਚਿੰਨਯ ਧਰੋ ਹਮਰੇ ਤਨ ਮਾਹੀ। 

ਜੋਗ ਜੁਗਤਿ ਸੀਖੋ ਮਨਿ ਚਾਹੀ' ॥੧੨੬॥ 

ਬਨੋਂ ਜਮਾਤੀ ਸਿੱਧਨ ਕੇਰੋ। 

ਧਰੋ ਭੇਸ ਆਦੇਸਹਿ ਟੇਰੋ'। 

ਯਹਿ ਸੁਨਿ ਪੁਨ ਗੁਰ ਸ਼ਬਦ ਉਚਾਰੇ। 





290 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੈਂ ਜੋ ਸੀ ਗੁਰੁ ਗੁੰਥ ਮਝਾਰੇ ॥੧੨੭॥ 

ਜਾਨਤਿ ਸਿੱਖ ਗੁਰੂ ਕੇ ਸਾਰੇ। 

ਜੋ ਸੁਨਿ ਜੋਗੀ ਭਏ ਲਚਾਰੇ”। 

ਸਤਿਨਾਮੁ ਬਲ ਈਹਾਂ ਆਏ। 

ਦਰਸ਼ਨ ਹਿਤ ਆਗੇ ਹਮ ਜਾਏ ॥੧੨੮॥ 

ਜੋਗ ਜੁਗਤਿ ਹਮ ਗੁਰ ਤੇ ਪਾਯੋ। 

ਜਿਹ ਬਲ ਦੇਹ ਸਨੇਹ' ਜਲਾਯੋ। 

ਯਹਿ ਸੁਨਿ ਭਏ ਨਿਰੁੱਤ੍ਰ ਜੋਗੀ। 

ਪੁਨ ਗੁਰ ਚਲੇ ਬ੍ੁਹਮਰਸ ਭੋਗੀ ॥ ੧੨੯ ॥ 

ਪੇਖਯੋ ਇਕ ਥਲ ਸੁਖਦ ਮਹਾਨਾ। 

ਮਨਹੁ ਸ਼ਾਂਤਿ ਰਸ ਕੋ ਅਸਥਾਨਾ। 

ਗਯਾਨ ਵਿਰਾਗ ਭਗਤਿ ਕੀ ਸੀਵਾ'। 

ਬੈਰ ਬਿਹਾਇ' ਫਿਰਤਿ ਜਹਿਂ ਜੀਵਾ ॥੧੩੦॥ 

ਤਹਿ ਭਸੁੰਡ' ਹਰਿ ਗੁਨ ਗਨ ਗਾਥਾ। 

ਕਹਤਿ ਸੁਨਤਿ ਰਿਖਿ ਮੁਨਿ ਹਿਤ ਸਾਥਾ। 

ਕਥਾ ਸਮਾਪਤਿ ਜਬਿ ਤਿਹ ਭਈ। 

ਸ਼ਬਦ ਧੁਨੀ ਤਬਿ ਗੁਰ ਅਸ ਕਈ ॥੧੨੧॥ 

ਜਾਂ ਕੋ ਸੁਨਤਿ ਮਸਤ ਸਬਿ ਹੋਏ। 

ਪਰਮਾਨੰਦ ਵੀਚ ਮਨ ਪੋਏ'। ਪਰੋਏ ਗਏ। 

ਸ਼ਬਦ ਕਰਨ ਤੈ ਜਬਿ ਗੁਰ ਠਹਿਰੇ। 

ਕਾਕ ਭਸੁੰਡ ਮੋਦ ਭਰਿ ਗਹਿਰੇ' ॥ ੧੩੨ ॥ 'ਭਾਵ ਬਹੁਤੇ। 

ਉਠ ਕਰਿ ਗੁਰ ਪਗ ਪਰ ਲਪਟਾਨਾ। 

ਉਸਤਤਿ ਕਰੀ ਸਗਯਾਨ ਬਿਗਯਾਨਾ”। 'ਸਮਾਨ ਗਿਆਨ ਤੇ ਪ੍ਰਤੱਖ ਗਿਆਨ ਸਹਿਤ। 
ਰਾਵਰ ਬ੍ਹਮ ਨਾਮੁ ਅਵਤਾਰਾ'। ਆਪ ਬ੍ਰਹਮ ਦੇ ਨਾਮੁ ਦੇ ਅਵਤਾਰ ਹੋ। 
ਜਗਿ ਜਨ ਤਾਰਨ ਹਿਤ ਤਨ ਧਾਰਾ ॥ ੧੩੩ ॥ 

ਜਯੋਂ ਮਜੂਰ ਕੋ ਕਰੈ ਮਜੂਰੀ। 

ਪੈ ਹੈ ਚੌਥੈ ਪਹਿਰ ਸੁ ਪੂਰੀ'। 'ਪੂਰੀ ਦਿਹਾੜੀ ਪਾ ਲੈਂਦਾ ਹੈ। 
ਤਯੋਂ ਤਪ ਜਪ ਭਗਤੀ ਜਨ ਜੇਤੇ। 

ਕਰਤਿ ਰਹੈ ਤ੍ਰੈ ਜੁੱਗਨ ਤੇਤੇ ॥ ੧੩੪॥ 

ਅਬਿ ਲੌ ਮਿਲੀ ਨ ਮੁਕਤਿ ਮਜੂਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 291 


ਕਿਸ ਹੀ ਕੋ ਦਿਢ ਲਖੋ ਜਰੂਰੀ। 

ਬਿਨ ਸਤਿਗੁਰ ਨ ਮਿਲੈ ਮਜੂਰੀ। 

ਮਿਲਿ ਹੈ ਕਬਿ ਨ ਕੈਵਲ ਪੂਰੀ' ॥ ੧੨੫ ॥ 'ਪੂਰੀ ਕੈਵਲ ਮੁਕਤੀ। 

ਅਬਿ ਲੌ ਸਤਿਗੁਰ ਕਾ ਅਵਤਾਰੂ। 

ਭਯੋ ਨ, ਭਏ ਅਬੈ ਭਵਹਾਰੂ'। ਜੰਮਣ ਮਰਣ ਮੇਟਣ ਵਾਲੇ (ਆਪ)। 
ਪੁਨ ਜਬਿ ਜਬਿ ਹਰਿ ਲੈ ਅਵਤਾਰਾ। 

ਤਬਿ ਤਬਿ ਕਰੋਂ ਜਾਇ ਦੀਦਾਰਾ ॥੧੩੬॥ 

ਚਹਿਤੋ ਥਾ ਤੁਹਿ ਦੇਖਨ ਜਾਈ। 

ਪਾਵਨ' ਕਿਯ ਮੋਹਿ ਆਪਹਿ ਆਈ। 

ਰਾਵਰ ਸਮ ਕਿਰਪਾਲ ਨ ਕੋਈ। 

ਤਾਰਤਿ ਫਿਰਤਿ ਨਾਮੁ ਦੈ ਲੋਈ ॥੧੩੭॥ 

ਤਾਂ ਤੇ ਅਬਿ ਮੁਹਿ ਹੇ ਗੁਰ ਪੂਰਨ !। 

ਦਿਹੁ ਉਪਦੇਸ਼ ਤਰੌਂ ਜਿਮ ਤੂਰਨਾ। 

ਬਚਨ ਤੁਮਾਰ ਜੋਊ ਉਰਿ ਧਰਿ ਹੈਂ। 

ਤੀਰਥ ਗਨ ਕੋ ਤੀਰਥ ਕਰਿ ਹੈਂ ॥੧੩੮ ॥ 

ਸਤਿਨਾਮੁ ਵਾਹਿਗੁਰੂ ਮੰਤੁ। 

ਦੀਨੋ ਗੁਰ ਨਿਜ ਗਯਾਨ ਸੁਤੰਤਰ। 

ਰਿਖਿ ਖਗ' ਜਿਤੇ ਹੁਤੇ ਤਿਸ ਨੌਰੈਂ। 'ਪੰਛੀਆਂ ਦੀ ਸ਼ਕਲ ਵਿੱਚ ਰਿਖੀ। 
ਦਿਯ ਉਪਦੇਸਿ ਸਬਿਨਿ ਗੁਰ ਗੋਰੈਂ! ॥੧੩੯॥ __'ਭਾਰੀ, ਚੰਗਾ। 

ਗਦ ਗਦ!' ਭਏ ਕਾਕ ਲੌ? ਸਬਿ ਹੀ। 'ਬਹੁਤ ਹੀ ਪੂਸੰਨ। “ਕਾਕ ਭਸੁੰਡ ਤੱਕ। 
ਬੂਝਯੋ ਮਰਦਾਨੇ ਯੋਂ ਤਬਿ ਹੀ। 

ਹੇ ਪੁਭੂ" ਕਾਕ ਦੇਹ ਕਿਮ ਪਾਈ। 'ਹੇ ਕਾਕ ਭਸੁੰਡ ! 

ਤੁਮ ਗਜਾਨੀ ਹਰਿ ਭਗਤਿ ਮਹਾਈ ॥੧੪੦॥ 

ਕਾਕ ਭਸੁੰਡ ਤਬੈ ਨਿਜ ਗਾਥਾ। 

ਕਹਿਨ ਲਗੋ ਯਾ ਬਿਧਿ ਹਿਤ ਸਾਥਾ। 

ਤੁਮ ਗੁਰ ਕੇ ਪ੍ਰੇਮੀ ਮਰਦਾਨਾ। 

ਯਾਂ ਤੇ ਤੁਹਿ ਢਿਗ ਕਰੋਂ ਬਖਾਨਾ ॥੧੪੧॥ 

ਸੂਦਰ ਪ੍ਰਿਥਮ ਜਨਮ ਥੋ ਮੇਰੋ। 

ਭਗਤਿ ਸਿਵਾਂ ਕੀ ਕਰਤਿ ਬਧੇਰੋ। 

ਪੁਰੀ ਉਜੈਨ ਰਹੈ ਗੁਰ ਮੇਰਾ। 





292 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਸ਼ਨ ਭਗਤਿ ਸੋ ਅਤੀ ਚੰਗੇਰਾ” ॥ ੧੪੨ ॥ 
ਨਹਿ ਮੁਹਿ ਬਿਸ਼ਨੂੰ ਭਗਤਿ ਸੁਹਾਵੈ। 
ਨਿੰਦਯਾ ਕਰੋਂ ਸੁ ਗੁਰੂ ਹਟਾਵੈ। 

ਸ਼ਿਵ ਦਰਸ਼ਨ ਪੁਤੱਖ ਮੁਹਿ ਦੀਨੋ। 

ਤਾਂ ਤੇ ਭਯੋ ਮੁਝੈ ਮਦ ਪੀਨੋ ॥੧੪੩॥ 

ਇਕ ਦਿਨ ਗੁਰ ਕਾ ਕਰਯੋ ਨਿਰਾਦਰ। 

ਤਬਿ ਤਿਨ ਮੋਹਿ ਸੁਪ ਦਿਯ ਨਾਦਰਾਂ। 

ਜੋਨ ਚੁਰਾਸੀ ਲਾਖ ਨਰਕ ਸਬਿ। 

ਜਾਹੁ ਭੋਗ ਤੂੰ ਦੁਸ਼ਟ ਪੁਸ਼ਟ' ਅਬਿ ॥ ੧੪੪॥ 
ਮੈ ਰੋਦਨ' ਸ਼ਿਵ ਆਗੇ ਕੀਨਾ। 

ਰਹਿ ਹੈ ਗਸਾਨ ਸ਼ਿਵਹਿ ਬਰ ਦੀਨਾ। 

ਤਬਿ ਮੈ ਜੋਨਿ ਨਰਕ ਸਬਿ ਭੋਗੇ। 

ਆਖਰ ਨਰ ਤਨ ਮਿਲਾ ਸੰਜੋਗੇ' ॥। ੧੪੫॥ 
ਘੋਰ' ਦੁਖ ਨਰਕਨ ਮੈ ਸਹੇ। 

ਪੈ ਸ਼ਿਵ ਕ੍ਰਿਪਾ ਗਯਾਨ ਮੁਹਿ ਰਹੇ। 

ਇਕ ਦਿਨ ਲੌਮਸ ਰਿਖਿ ਢਿਗ ਜਾਈ। 
ਜਲਪ ਬਤਿੰਡੇ' ਚਰਚਾ ਲਾਈ ॥ ੧੪੬ ॥ 'ਦੇਖੋ ਬਿਸ੍ਹਾਮ ੩ ਦੇ ਅੰਕ ੮੮ ਦੀਆਂ ਪੈਰ ਟਿੱਪਣੀਆਂ ੧ ਤੇ 


੨੨ 
ਕੋਪ ਹੋਇ ਰਿਖਿ ਤਬਿ ਯੋ ਕਹਾ। 
ਤੂ ਸਮ ਕਾਕ ਅਧਿਕ ਬਕ ਰਹਾ। 
ਜਾਹੁ ਕਾਕੁ ਤਨ ਧਰਿ ਤੂੰ ਅਬੈ। 
ਡਰ ਕਰਿ ਮੈਂ ਪਕਰੇ ਪਗ ਤਬੈ ॥ ੧੪੭॥ 
ਹੋਇ ਦੀਨ ਜਬਿ ਮੈ ਘਿਗਿਆਨਾ'। 
ਪੁਨ ਕਿਰਪਾ ਕਰਿ ਰਿਖੀ ਬਖਾਨਾ। 
ਗਯਾਨ ਬਿਗਯਾਨ ਪੁਨਾ ਰਹਿ ਤੋਹੀ। 
ਮ੍ਰਿਤੁ' ਸੁਇੱਛਤ” ਪੁਨ ਤੁਵ ਹੋਹੀ ॥ ੧੪੮ ॥ 'ਮੌਤ। “ਆਪਣੀ ਇੱਛਾ ਅਨੁਸਾਰ। 
ਤਬਿ ਤੇ ਮੈ ਇਹ ਨੌਰ ਰਹਾਊਂ। 
ਸਗੁਨ' ਕਥਾ ਹਰਿ, ਖਗਨ? ਸੁਨਾਉਂ। 'ਹਰੀ ਦੇ ਸਰਗੁਣ ਸਰੂਪ ਦੀ। “ਪੰਛੀਆਂ ਨੂੰ। 
ਸਤਿਸੰਗਤਿ ਮੈ ਮਮ ਮਤਿ ਪਾਗੀ'। (ਲਿਵਲੀਨ ਹੋਈ ਹੈ। 
ਕਾਕ ਜੋਨਿ ਯੋਂ ਚਹੋਂ ਨ ਤਿਆਗੀ ॥੧੪੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 293 


ਅਪ੍ਰਮਾਨ' ਹੈ ਆਯੂ? ਮੇਰੀ। 

ਕਈ ਬਾਰ ਮੈ ਪਲੈ ਹੇਰੀ। 

ਜੁਗ ਹਜਾਰ ਕੋ ਬਿਧਿ' ਕਾ ਇਕ ਦਿਨ। 
ਹੈ ਇਤਨੋਂ ਹੀਰਾਤ ਲਿਹੁ ਗਿਨ ॥ ੧੫੦॥ 
ਐਸੇ ਤੀਸ ਦਿਵਸ ਕਾ ਮਾਸੂ'। 

ਦਰਾਦਸ ਮਾਸਹਿਂ ਬਰਸ ਬਿਲਾਸੂ'। 
ਸਹਸ ਬਰਖ' ਜਬਿ ਐਸ ਬਿਤਾਈ। 
ਤਬਿ ਬਿਧਿ ਮਰੈ ਪਲੈ ਹੂ ਜੈਈ ॥ ੧੫੧॥ 
ਪੁਨ ਬਿਧਿ ਉਪਜ ਜਗਤ ਉਪਜਾਵੈ। 
ਥਿਰ ਚਰ!” ਸੁਰ ਨਰ ਅਸੁਰ ਬਨਾਵੈ। 
ਕੇਤੇ ਬਿਧਿ ਮੋਹਿ ਦੇਖਤਿ ਮਰੇ। 

ਪੁਲੈ ਕਾਲ ਬਹੁ ਬਾਰ ਨਿਹਰੇ' ॥ ੧੫੨॥ 
ਮੈਂ ਈਹਾਂ ਬੈਠਾ ਗੁਨ ਗੈਹੈਂ। 

ਯਾਂ ਤੇ ਨਹਿਂ ਤਨ ਤਯਾਗਨ ਚੈਹੌਂ। 
ਮਰਦਾਨੇ ਸੁਨਿ ਅਚਰਜ ਮਾਨਾ। 

ਆਗੇ ਚਲੇ ਗੁਰੂ ਭਗਵਾਨਾ ॥ ੧੫੨॥ 


੨੩੩ 


ਸ੍ਰੈਯਾ: 
ਸਾਧ' ਸਮਾਧਿ ਪਰਾ ਜਹਿਂ ਦੱਤ”, 
ਤਹਾਂ ਗੁਰ ਜਾਇ ਸੁ ਬੈਨ ਅਲਾਏ। 
ਕਯੋਂ ਨਹਿ ਬੋਲਤਿ ਹੋ ਚਖ' ਖੋਲਤਿ, 
ਹੈ ਸਥਿ ਬ੍ਰਹਮ ਪਿਖੋ ਸੁਖ ਪਾਏ। 
ਨਾਹਿ ਨਿਰਾਸ ਭਵੈ ਜਬਿ ਲੌ ਤਨਿ, 
ਆਸ ਰਹੈ ਮਨ ਜੋ ਜਿਹ ਭਾਏ'। 


ਦੱਤ ਕਹਯੋ ਕੁਛ ਕਾਜ ਨ ਬੋਲਨਿ, 

ਲੇਤਿ ਮਹਾ ਰਸ ਮੈ ਲਿਵ ਲਾਏ ॥੧੫੪॥ 
ਫੇਰ ਕਹਜੋ ਗੁਰ ਧੰਨਯ ਤੁਮੈ ਮਨ, 

ਆਤਮ ਮੈ ਜਿਨ ਕੀਨ ਨਿਰੁੱਧਾ। 

ਛੋਰਿ ਸਬੈ ਰਸ ਇੰਦੂਨ ਕੇ, 

ਮਨ ਮੀਨ” ਰਖਯੋ ਕਰਿ ਆਨੰਦ ਉੱਧਾ”। 


'ਲਾ ਕੇ। “ਦੱਤਾ ਤ੍ਰੇਯ। 


'ਨੇਤ੍ਹ। 


ਜੋ ਜਿਸ ਨੂੰ ਚੰਗਾ ਲੱਗਦਾ ਹੈ (ਉਸ ਲਈ) ਮਨ ਵਿੱਚ 
ਆਸਵੰਦ ਰਹੇ। 


ਰੋਕਿਆ ਹੈ। 


'ੱਛ। “ਸਮੁੰਦਰ। 





294 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੱਤ ਦਿਗੰਬਰ' ਹੂੈ ਪਰਬੁੱਧਾ”। 

ਆਪਸ ਮੈ ਮਿਲਿ ਆਨਦ ਲੈ ਪੁਨ, 

ਆਗੇ ਚਲੇ ਗੁਰ ਬ੍ਰਹਮ ਬਿਸੁੱਧਾ' ॥ ੧੫੫॥ 
ਥੇ ਅਲਲਾ ਜਹਿਂ ਚੀਨ" ਬਿਹੰਗਮ', 


ਫੀਲਨ!' ਕੋ ਗਹਿ ਚੁੰਚ ਲਜਾਏ। 

ਹੂ ਬਿਸਮੈ ਤਿਹ ਬੈਨ ਅਲਾਏ। 
ਗੰਮਤ' ਨ ਨਰ ਕੀ ਇਹ ਠਾਂ, 

ਤੁਮ ਕੈਸ ਅਏ? ਪੁਨ ਕੌਨ ਲਿਆਏ?। 
ਜੋ ਜਪ ਨਾਮ ਅਏ ਤੁਮਹੂੰ, 


ਗੁਰ ਆਪ ਕਹਜਯੋ ਹਮ ਸੋ ਜਪ ਆਏ ॥੧੫੬॥ 
ਕਬਿੱਤ: 

ਕਾਂ ਕੋ ਦੂਧ ਚੋਯੋ ਕੈਸ ਬਰਤਨ ਕੀਨ ਸੂਧ', 
ਕੌਨ ਕੌਨ ਤਾਵ ਤਾਯੋ', ਜਾਮਨ? ਕੋ ਹੈ ਦਯੋ। 
ਕਹਾਂ ਸੋ ਜਮਾਯੋ ਕੈਸ ਕਾਢਯੋ ਮਥਿ' ਮਾਖਨ ਕੋ, 
ਕੈਸ ਕੀਨਿ ਚਾਖਨ ਸੋ ਕੈਸ ਸ੍ਹਾਦ ਹੈ ਲਹਯੋ। 
ਇਹੁ ਤਨ ਬਾਸਨ' ਨਿਵਾਸਨ ਹੂ? ਸੁੱਧ ਕੀਨਿ, 
ਖਿਮਾ ਤੈ ਸੰਤੋਖ ਦੂਧ ਚੋਇ ਤਪ ਮੈ ਤਯੋ'। 
ਉਪਦੇਸ ਜਾਮਨ ਐਂ ਸਤਿਸੰਗ ਮੈ ਜਮਾਇ, 


ਮਥਨ ਬਿਬੇਕ ਏਕ!” ਮਾਖਨ ਨਿਕੈ ਲਯੋ? 


॥੧੫੭॥ 

ਦੋਹਰਾ: 

ਚਾਖਨ ਭਾਣਾ ਮੰਨਨ ਕਿਯ, 
ਬਰਮਾਨੰਦ ਸ੍ਰਾਦ। 

ਯਹਿ ਉੱਤੁ ਸੁਨਿ ਗੁਰੂ ਤੈ. 


'ਨਾਂਗੇ ਦੱਤਾ ਤ੍ਰੇਯ ਨੇ। “ਹੋਸ਼ ਵਿੱਚ ਹੋ ਕੇ। 


'ਬੂਹਮ ਦੇ ਗਿਆਤਾ। 

'ਅਲਲਾ ਚੀਨ ਪੰਛੀ। “ਕਵਿ ਜੀ ਆਪਣੀ ਲਿਖਤ ਪੁਸਤਕ 
'ਤਵਾਰੀਖ ਗੁਰੂ ਖ਼ਾਲਸਾ' ਪੰਜਾਬੀ (ਛਾਪਾ ਪੱਥਰ ੧੯੪੮ 
ਬਿ:) ਦੇ ਪੰਨਾ ੧੩੦ ਉਪਰ ਆਪ ਲਿਖਦੇ ਹਨ- 'ਕਿ ਜਨਮ 
ਸਾਖੀ ਦੀ ਪੋਥੀ ਵਿੱਚ ਜੋ ਅਲਲਾਚੀਨ ਦਾ ਮੇਲ ਲਿਖਿਆ ਹੈ ਸੋ 
ਅਹਿਲਿਚੀਨ ਪਦ ਦਾ ਅਲਲਾਚੀਨ ਹੋ ਗਿਆ ਦਿਸਦਾ ਹੈ, 
ਜਿਸ ਦਾ ਅਰਥ ਹੈ ਚੀਨ ਦੇ ਵਾਸੀ।' 

'ਹਾਥੀਆਂ। 


ਸੁੱਧ, ਸਾਫ਼ 
ਕਿਸ ਤਪਸ਼ ਨਾਲ ਤੱਤਾ ਕੀਤਾ ਹੈ। “ਜਾਗ। 
'ਰਿੜਕ ਕੇ। 


'ਭਾਂਡਾ। “ਵਾਸ਼ਨਾਂ ਤੋਂ ਰਹਿਤ ਹੋਣਾ। 
'ਜੇਵਾ ਰੂਪ ਤਪ ਨਾਲ ਇਸ ਨੂੰ ਗਰਮ ਕੀਤਾ ਹੈ। 


'ਵਿਚਾਰ ਕਰਨ ਰੂਪ ਰਿੜਕਿਆ ਹੈ। “ਇਕ (ਬੂਹਮ ਦਾ 
ਗਿਆਨ ਰੂਪ) ਮੱਖਣ ਕੱਢ ਲਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 295 


ਭਯੋ ਮੋਦ ਪ੍ਰਹਿਲਾਦ ॥ ੧੫੮॥ 
ਕਰਿ ਗੋਸ਼ਟ ਬਹੁ ਪਰਸਪਰ, 
ਭਰਿ ਉਰਿ ਮੋਦ ਪੁਮੋਦ। 

ਚਾਹਯੇ ਜਬਿ ਪ੍ਰਹਿਲਾਦ ਜੂ, 
ਗਾਯੋ ਗੁਰੂ ਸਰੋਦ' ॥ ੧੫੯ ॥ 
ਕਿਤਿਕ ਦਿਵਸ ਗੁਰ ਤਹਿ ਰਹੇ, 


ਗੁਰ ਕੋ ਥਿਰੇ ਨਿਹਾਰ ॥੧੬੦॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਤ੍ਰਿਤੀ ਉਦਾਸੀ ਉੱਤ੍ਰ ਦਿਸਾ 
ਪੁਸੰਗ ਬਰਨਨੰ' ਨਾਮ ਦਸਮੋਂ ਬਿਸਾਮ ॥ ੧੦॥ 





296 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੧. ਤੀਜੀ ਉਦਾਸੀ: ਸੁਮੇਰ ਪਰਬਤ, ਦੇਵ ਪੁਰੀਆਂ, ਸੁਰਗ, ਸਚਖੰਡ ਅਕਾਲ ਪੁਰਖ ਨਾਲ ਮੇਲ) 
ਸ੍ਰੈਯਾ: 


ਅਘ ਪੁੰਜ ਦਰੈਂ' ਮਨ ਸੁੱਧ ਕਰੈ, 


ਤਨ ਤਾਪ ਹਰੈਂ ਸਮ ਦੇਵ ਸਰੈ”। 
ਭੂਮ ਅੰਧ ਛੁਟੈਂ ਮਦ ਚੋਰ ਹੁਟੈਂ, 
ਅਗਤਾ ਨਿੰਦਰਾ ਸਮ ਸੂਰ ਦਰੈਂ”। 


ਬਨ ਗਯਾਨ ਬਧਾਵਨ ਕੋ ਬਰਖਾ, 
ਸਮ ਚਿੰਤ ਮਨੀ ਮਨ ਚਿੰਤ ਹਰੈਂ”। 


ਗੁਰ ਸੱਤਮ ਸੱਤਮ ਕੇ ਪਦ ਉੱਤਮ, 
ਜਾਨ ਇਹੈ ਕਵਿ ਧਜਾਨ ਧਰੈਂ” ॥੧॥ 


<< 


ਦੋਹਰਾ: 
ਸੱਚ ਖੰਡ ਮੈਂ ਜਾਂਹਿ ਜਿਮ, 
ਸਚ ਅਖੰਡ ਨਿਹਾਰ'। 
ਖੰਡ ਅਸੱਚ ਸਚ ਮੰਡ ਹੈਂ, 
ਕਾਸ਼ਮੀਰ ਲੌ ਸਾਰ' ॥੨॥ 


ਜਨੋ ਅਬਿ, 
ਦਾਇਕ ਮੁਕਤੀ ਪਾਥ' ॥੩॥ 
ਮਰਦਾਨੇ ਬਾਲੇ ਤਈਂ, 
ਛੋਰਯੋ ਢਿਗ ਪੁਹਿਲਾਦ। 
ਦਰਸ਼ਨ ਹੇਤ ਅਦੁਤੀ ਕੇ', 
ਚਲਿ ਅਦੁਤੀ ਗੁਰ ਆਦਿ ॥੪॥ 
ਮੇਰੁ ਗੁਰੂ' ਚਲ ਮੇਰੁ ਪਰਾ, 
ਪਹੁੰਚੇ ਪੁਰੀ ਕੁਬੇਰ'। 
ਕਿੰਨਰ' ਗੰਧੁਬ” ਜੱਛ” ਗਨ, 


(ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ) ਸਾਰੇ 
ਪਾਪਾਂ ਨੂੰ ਦਲ ਦੇਂਦੇ ਹਨ। 
ਗੰਗਾ ਵਾਂਗ। [ਦੇਵ ਸਰੈਂ- ਦੇਵ ਸਰੀ- ਦੇਵ ਨਦੀ- ਗੰਗਾ।) 


'ਜੂਰਜ ਵਾਂਗ ਭੂਮ ਦੇ ਅਨ੍ਹੇਰੇ ਤੋਂ ਛੁਡਾ ਦੇਂਦੇ ਹਨ, ਹੰਕਾਰ ਦੇ 
ਚੋਰਾਂ ਨੂੰ ਥਕਾ ਦੇਂਦੇ ਹਨ। ਅਗਿਆਨਤਾ ਦੀ ਨੀਂਦ ਨੂੰ ਦਲ 
ਦੇਂਦੇ ਹਨ। 

(ਗਿਆਨ ਰੂਪ ਜੰਗਲ ਦੇ ਵਧਾਉਣ ਨੂੰ ਬਰਖਾ (ਰੂਪ ਹਨ ਤੇ) 
ਚਿੰਤਾਮਣੀ ਵਾਂਗ ਮਨ ਦੀਆਂ ਚਿੰਤਾ ਦੂਰ ਕਰ ਦੇਂਦੇ ਹਨ। 

ਸੱਤ ਸਰੂਪ ਸਤਵੇਂ ਗੁਰਾਂ ਦੇ ਉੱਤਮ ਚਰਨਾਂ ਵਿੱਚ ਇਹੋ ਜੇਹੇ 
(ਗੁਣ) ਜਾਣ ਕੇ (ਮੈਂ) ਕਵੀ (ਉਨ੍ਹਾਂ) ਦਾ ਧਿਆਨ ਧਾਰਦਾ ਹਾਂ। 


ਸੱਚ ਸਰੂਪ ਤੇ ਅਖੰਡ ਸਰੂਪ ਵਾਹਿਗੁਰੂ ਦੇ ਦਰਸ਼ਨ ਕਰਨਗੇ। 


'ਕਸ਼ਮੀਰ ਤੋਂ ਲੈ ਕੇ ਸਾਰੇ ਮੁਲਕਾਂ ਵਿੱਚ ਝੂਠ ਦਾ ਖੰਡਨ ਤੇ ਸੱਚ 
ਦਾ ਮੰਡਨ (ਪ੍ਰੇੜ੍ਹਤਾ) ਕਰਨਗੇ। 


ਵਾਹਿਗੁਰੂ ਦੇ। 


ਸ਼੍ਰੋਮਣੀ ਗੁਰੂ ਜੀ। “ਸੁਮੇਰ ਪਰਬਤ ਦੇ। 
'ਦੇਵਤਿਆਂ ਦਾ ਖ਼ਜ਼ਾਨਚੀ। 


'ਨਿੰਦਤ ਸ਼ਕਲ ਦਾ ਨਰ, ਜਿਸ ਦਾ ਧੜ ਮਨੁੱਖ ਦਾ ਤੇ ਮੂੰਹ 
ਘੋੜੇ ਦਾ ਹੁੰਦਾ ਹੈ। ਇਹ ਪੁਲਸਤ ਰਿਖੀ ਦੀ ਉਲਾਦ ਹਨ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 297 


ਆਏ ਗੁਰੁ ਢਿਗ ਹੇਰਿ ॥੫॥ 
ਚੌਪਈ: 

ਗਾਯੋ ਸ਼ਬਦ ਗੁਰੂ ਜਬਿ ਤਹਾਂ। 

ਮੋਦ ਪ੍ਰਮੋਦ ਲਹਯੋ ਪੁਨ ਮਹਾਂ। 

ਕਹਿ ਗੰਧੂਬ ਉਰ ਸਾਂਤਿ ਹਮਾਰੇ। 

ਭਏ ਸ੍ਰੋਦ' ਸੁਨਿ, ਦੇਹੁ ਸਿਖਾਰੇ ॥੬॥ 
ਤਬਿ ਗੁਰ ਕਹਜੋ ਹਮਾਰੇ ਮਗ ਮੈ'। 

ਤੁਮ ਧਾਰਹੁਗੇ ਤਨ ਜਬਿ ਜਗ ਮੈ। 

ਇਹੈ ਸ਼ਬਦ ਸਿਖ ਹੋਇ ਗਾਇ ਹੋ। 

ਤਬੈ ਮਨੋਰਥ ਸਬੈ ਪਾਇ ਹੋ ॥੭॥ 
ਸਤਿਨਾਮੁ ਜਪ ਕਰਿ ਸਤਿ ਸੰਗਤਿ। 
ਬੁਹਮ ਗਯਾਨ ਕੀ ਚਢਿ ਹੈ ਰੰਗਤਿ। 
ਬੁਹਮ ਗਯਾਨ ਬਿਨ ਮਨੁਖ ਨ ਹੋਈ। 
ਕੈਵਲ ਮੁਕਤਿ ਨ ਗਯਾਨ ਬਿਨੋਈ' ॥੮॥ 
ਆਗਮ ਨਿਗਮ ਅਚਾਰਯ ਸੰਤੈਂ। 

ਕਹਯੋ ਸਪਤ ਕਰਿ' ਏਹੀ ਤੰਤੈ”। 

ਤਬਿ ਗੁਰ ਬਚਨ ਬਖਾਨਯੋ ਜੋਈ। 

ਅਬਿ ਪਿਖੀਅਤ ਹੈਂ ਪ੍ਰਤੱਖਜ ਸੋਈ ॥ ੯॥ 
ਸੋ ਗੰਧੂਬ ਸਿਖ ਗੁਰ ਕੇ ਰਾਗੀ। 

ਹੈਂ ਗਸਾਨੀ ਬਹੁ ਬੁਹਮ ਅਨੁਰਾਗੀ'। 
ਗੰਧੁਬ ਮੋਦ ਭਏ ਸੁਨਿ ਸਬੈ। 

ਤਿਨ ਤੈ ਹੋਇ ਵਿਦਾ ਗੁਰ ਤਬੈ ॥ ੧੦॥ 
ਇੰਦ੍ਰ ਪੁਰੀ ਮੋ ਪਹੁੰਚੇ ਸ੍ਹਾਮੀ। 

ਸੁਰ ਨਰ ਅਸੁਰਨ ਪੂਰਨ ਕਾਮੀ'। 

ਜਹਾਂ ਦੇਵ ਗਨ ਬਸਤਿ ਅਪਾਰੇ। 

ਆਹਿ ਅਪੰਚੀ' ਕ੍ਰਿਤ ਤਨ ਧਾਰੇ ॥੧੧॥ 


ਇਹ ਕੁਬੇਰ ਦੀ ਸਭਾ ਵਿੱਚ ਨੱਚਦੇ ਹਨ। “ਦੇਵ ਲੋਕ ਦੇ 
ਗਵੱਈਏ। “ਦੇਵਤਿਆਂ ਦੀ ਇਕ ਖਾਸ ਜ਼ਾਤੀ, ਗੁਹਜਕ- 
ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ। 


'ਬਿਨਾ। 


ਸਹੁੰ ਖਾ ਕੇ। “ਤੱਤ, ਨਿਚੋੜ। 


'ਕਾਮਨਾ ਪੂਰੀਆਂ ਕਰਨ ਵਾਲੇ। 


(ਉਨ੍ਹਾਂ ਦੇ ਪੰਜਾਂ) ਸੂਖਮ ਤੱਤਾਂ ਦੇ ਸ਼ਰੀਰ ਧਾਰੇ ਹੋਏ ਸਨ 
(ਅਪੰਚੀ ਕ੍ਰਿਤ=ਉਹ ਤੱਤ ਜਿਨ੍ਹਾਂ ਦਾ ਪੰਚੀ ਕ੍ਰਿਤ ਨਹੀਂ ਕੀਤਾ 
ਗਿਆ, ਸੂਖਮ ਤੱਤ।] 





298 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਰ੍‌ਤੁ ਲੋਕ ਮੈਂ” ਪੁੰਨਜ ਜੁ ਕਰਹੀਂ। 

ਭੋਗ ਕਾਮਨਾ ਮਨ ਮੈ ਧਰਹੀਂ। 

ਤੇ ਤਨ ਤਜਿ ਸਬਿ ਸੂਰਗ ਸਿਧੈਹੈਂ। 

ਨਾਰਿ ਪਰੀ ਨਰ ਦੇਵ ਬਨੈ ਹੈਂ ॥ ੧੨॥ 

ਕਬਿੱਤ: 

ਪਿਖਜੋ ਗੁਰ ਸੋਊ ਜੋਊ ਸੁਕ੍ਰਿਤੀ' ਲਹਾਇ ਹੈਂ?। __ ਪੁੰਨੀ। ਪਾਪਤ ਕਰਦੇ ਹਨ। 
ਏਕ ਸਮ ਪਰਕਾਸ਼ ਮਨੀ ਨਰਹਤਿ ਖਾਸ', 'ਖਾਸ ਮਣੀਆਂ ਦਾ। 

ਸਸਿ ਸੂਰ ਹੂੰ ਕੋ ਨੂਰ' ਨੀਚੇ ਰਹਿ ਜਾਇ ਹੈਂ। ਪ੍ਰਕਾਸ਼। 

ਝਰਨੇ ਝਰਤਿ ਬਾਰ' ਸੁਧਾ? ਅਨੁਹਾਰ” ਬਹੁ, 'ਪਾਣੀ ਦੇ। 'ਅੰਮ੍ਰਿਤ। “ਵਰਗੇ। 
ਬਨ' ਬਾਗ ਸੋਰਭਿ” ਅਮਰ ਫਲ ਦਾਇ ਹੈਂ। 'ਬਗ਼ੀਚੇ। “ਸੁਗੰਧੀ। 

ਸੀਤਲ ਸੁਗੰਧਿ ਮੰਦ' ਪੌਨ ਗੌਨ? ਭੌਨ ਭੌਨਾ, 'ਹੌਲੀ ਹੌਲੀ। “ਚਲਦੀ ਹੈ। ਘਰਾਂ ਘਰਾਂ ਵਿੱਚ। 
ਜੌਨ ਫਲ ਚਾਹਿ ਜੋਇ ਤੌਨ' ਸੋਇ ਪਾਇ ਹੈਂ 'ਉਹੋ ਫਲ। 


॥੧੩॥ 
ਬਾਂਛਤ ਮਿਲਤਿ ਭੋਗ ਬਯਾਪਤ' ਨ ਜਰਾ? ਰੋਗ, __'ਲੋਗਦਾ। 'ਬੁਢੇਪੇ ਦਾ। 


ਫਿਕਰ ਕਲੇਸ਼ ਸੋਗ ਕੋਊ ਨ ਨਿਹਾਰ ਹੈਂ। 

ਸਬੈ ਰੂਪ ਰਾਸਿ' ਕਾਮ ਕੇਲ? ਕੇ ਨਿਵਾਸ ਖਾਸ, __'ਸੁੰਦਰ ਰੂਪ ਵਾਲੇ। “ਕ੍ਰੀੜਾ, ਭੋਗ। 
ਭੂਖ ਨ ਪਯਾਸ ਜ੍ਹਾਨਚੈਹੈਂ ਏਕ ਸਾਰ ਹੈਂ। 

ਕਾਰਬਾਰ ਕੋਊ ਨਹਿਂ, ਖੁਸ਼ੀ ਕੇ ਸਮਾਨ' ਰਹਿੰ, __'ਸਾਮਾਨ, ਸਮੱਗੂੀਆਂ। 


ਦੀਨ ਨ ਅਧੀਨ ਕਿਹਿਂ ਕੋਉ ਰਹਿ ਵਾਰ ਹੈਂ”। (ਜੋ ਉਥੋਂ ਦੇ) ਰਹਿਣ ਵਾਲੇ ਹਨ (ਉਹ) ਕੋਈ ਦੁਖੀ ਨਹੀਂ ਤੇ 
ਨ ਕੋਈ ਕਿਸੇ ਦੇ ਅਧੀਨ ਹੈ। 


ਬੀਨ, ਮਿਰਿਦੰਗ, ਚੰਗ' ਬਾਜਤਿ ਅਪਾਰ ਹੈ'_'ਧਾਤੂ ਦਾ ਤ੍ਰਿਸ਼ੂਲ ਦੀ ਸ਼ਕਲ ਦਾ ਵਾਜਾ ਜੋ ਲੋਹੇ ਦੇ ਕਿੱਲ ਨਾਲ 

॥੧੪॥ ਵਜਾਈਦਾ ਹੈ। 

ਇੰਦੂ, ਕੁਬੇਰ, ਹਰੀ, ਹਰ, ਬਿਧਿ ਆਦਿ ਦੇਵ, 

ਰਹਤਿ ਸਦੇਵ' ਨਿਜ ਨਿਜ ਪੁਰ ਮਾਹਿ ਹੈਂ। 'ਸਦਾ, ਹਮੇਸ਼ਾਂ। (ਅ) ਹੋਰ ਦੇਵਤਿਆਂ ਸਣੇ। 

ਜੋਊ ਜਨ ਜਾਂਹਿ ਚਾਹਿ' ਕਰਤਿ ਉਪਾਸ਼ਨਾ ਸੋ, __ 'ਇੱਛਾ ਧਾਰ ਕੇ। 

ਤਨ ਤਜਿ ਜਾਇ ਵਹਾਂ ਪਾਇ ਪੁਰ ਤਾਹਿ ਹੈਂ। 

ਕੋ ਸਾਲੋਕ' ਕੋ ਸਮੀਪ: ਕੋ ਸਰੂਪ” ਕੋ ਸਾਯੁਜ”, _'ਸ਼ਲੋਕ ਮੁਕਤੀ- ਆਪਣੇ ਉਪਾਸ਼ਯ ਦੇਵਤਾ ਦੇ ਲੋਕ ਦੀ 
ਰਹ ਪ੍ਾਪਤੀ। _“ਸਮੀਪ _ਮੁਕਤੀ- ਆਪਣੇ _ਉਪਾਸ਼ਯ ਦੇ 

ਕੋਲਰਹਿਣਾ। “ਸਰੂਪ ਮੁਕਤੀ- ਇਸ਼ਟ ਵਰਗੀ ਸ਼ਕਲ ਦਾ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 299 


ਮੁਕਤਿ ਪੁਕਾਰ ਚਾਰ ਏਹੀ ਸੋ ਲਹਾਹਿੰ ਹੈਂ। 
ਜੈਸੋ ਜਪ ਤਾਪ ਪੁੰਨਜ ਕਰਿ ਨਰ ਜਾਇ ਤਹਾਂ, 


ਤੈਸੋ ਭੋਗ ਭੋਗ ਫੇਰ ਮ੍ਰਿਤ ਲੋਕ ਪਾਹਿੰ`_ ਹੈਂ 


॥੧੫॥ 

ਜਦਯਪਿ ਹੈ ਸੁਖ ਸਾਰੇ ਸੁਰਗ ਮਝਾਰੇ ਭਾਰੇ, 
ਤਦਯਪਿ ਹੈ ਦੁਖ ਜੋਊ ਸੋਊ ਭੀ ਸੁਨੀਜੀਏ। 
ਏਕ ਅਤਿ ਸਹਿਤਾ' ਕਹਿਤ ਜਾਹਿਂ ਮਤਸਰ”, 


ਦੁਤੀ ਰਾਖਸ਼ਨ ਡਰ ਅਧਿਕ ਲਹੀਜੀਏ। 
ਤੀਸਰੋ ਹੈ ਖੀਨਤਾ' ਬਿਹੀਨਤਾ ਅਰਾਮ” ਅਤਿ, 


ਛੀਨ ਭਏ ਪੁੰਨਜ ਫੇਰ ਧਰਨਿ ਗਿਰੀਜੀਏ। 
ਯਾਹੀ ਤੇ ਨ ਸੰਤ ਜਨ ਚਾਹਿੰ ਤਹਿੰ ਕਰੈਂ ਮਨਿ, 
ਜੈਸੇ ਏਹ ਲੋਕ ਨਾਸੀ ਤੈਸੇ ਸੋ ਜਨੀਜੀਏ ॥ ੧੬॥ 
ਇਨਿ ਸਬਿ ਦੇਵਨ ਕੇ ਲੋਕਨ ਤੇ ਊਪਰ ਹੈ, 
ਸਚਖੰਡ ਜੋ ਬਿਕੁੰਠ ਲੋਕ ਕਰਤਾਰ ਕੋ। 

ਜਾਂਹਿ ਕਾ ਹੁਕਮ ਪਾਇ ਰਚਤਿ ਜਗਤ ਮਾਇ', 
ਹਰੀ' ਹਰ” ਅਜ” ਆਦਿ ਕਰੈਂ ਨਿਜ ਕਾਰ ਕੋ। 
ਸੁਰ ਨਰ ਅਸੁਰ ਨ ਪਾਹਿ ਤਾਹਿਂ ਪਾਰ' ਕੋ। 
ਜੇਤਿਕ ਭਗਤ ਜੋਗੀ ਬਿਸ਼ੇਰਸ ਤੈ ਬਿਓਗੀ', 
ਨਾਮਰਸ ਭੋਗੀ ਪੈ ਹੈਂ ਓਸ ਦਰਵਾਰ ਕੋ ॥੧੭॥ 
ਭੂਖ ਨ ਪਯਾਸ ਜਹੀਂ ਬਾਸ਼ਨਾ ਨ ਫੁਰੈ ਕਹੀਂ, 
ਆਨੰਦ ਅਖੰਡ ਏਕਰਸ ਸਬਿ ਕੋ ਰਹੈਂ। 

ਤੀਨ ਦੋਸ਼ ਹੀਨ ਪੀਨ' ਸੁਖ ਸਦ ਲੇਹੁ ਚੀਨ, 
ਲਿਵ ਲੀਨ ਮਨ ਮੀਨ' ਬੁਹਮ ਸਿੰਧ ਮੋਰਹੈਂ। 
ਕੋਟਿਕ ਮਹੇਸ਼' ਕਮਲੇਸ਼? ਬਿਧਿ” ਆਦਿ ਦੇਵ, 
ਮੁਨਿ ਜਨਿ ਅਵਤਾਰ ਖਰੇ ਪੌਰ ਪੋ' ਰਹੈਂ। 

ਨੂਰ ਕਾ ਜਹੂਰ ਭੂਰ ਨੂਰ ਭਰਪੂਰ ਰਹਮੋ, 


ਹੋਣਾ। "ਸਾਯੂਜ ਮੁਕਤੀ- ਉਪਾਸ਼ਕ ਨਾਲ ਉਪਾਸ਼ਕ ਦਾ ਜੁੜ 
ਜਾਣਾ। (ਉਪਾਸ਼ਮ- ਜਿਸ ਦੀ ਉਪਾਸ਼ਨਾ ਕੀਤੀ ਜਾਵੇ।) 


'ਦੂਜੇ ਦੀ ਮਾਣ ਵਡਿਆਈ ਦੇਖ ਕੇ ਨਾ ਸਹਾਰ ਸਕਣ ਦਾ 
ਸੁਭਾਉ। “ਈਰਖਾ। 


ਪੁੰਨ ਦੇ ਨਾਸ ਹੋਣ ਤੋਂ ਮਗਰੋਂ ਹੋਣ ਵਾਲਾ ਦੁੱਖ। “ਸੁਖ ਤੋੱ 
ਬਿਨਾਂ। 


'ਮਇਆ। 
'ਵਿਸ਼ਨ। ?ਸ਼ਿਵ। “ਬ੍ਰਹਮਾ। 


'ਅੰਤ। 
ਵਿਛੜੇ ਹੋਏ ਭਾਵ ਤਿਆਗੀ। 


'ਭਾਰੀ। 

ਮਨਾਂ ਰੂਪ ਮੱਛ। 

'ਸ਼ਿਵ। “ਵਿਸ਼ਨੂੰ। 'ਬ੍ਰਹਮਾ। 
ਦਰਵਾਜ਼ੇ ਉਪਰ ਖੜੇ। 





300 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨੂਰ ਕੌ ਨਿਹਾਰ ਯਾਰ ਨੁਰ ਹੀ ਲੌ ਹੋ _ਰਹੈਂ! 'ਪੁਰਕਾਸ਼ ਦੇ ਚਮਤਕਾਰ ਦਾ ਬਹੁਤ ਪ੍ਰਕਾਸ਼ ਹੋ ਰਿਹਾ ਹੈ (ਉਹ) 

॥੧੮॥ ੍‌ ਪਿਆਰੇ ਵਾਹਿਗੁਰੂ ਦਾ ਪ੍ਰਕਾਸ਼ ਦੇਖ ਕੇ ਪ੍ਰਕਾਸ਼ ਰੂਪ ਹੀ ਹੋ ਰਹੇ 
ਹਨ। 

ਦੋਹਰਾ: 

ਇਹ ਬ੍ਰਿਤੰਤ ਪੁਸੰਗ ਤੈ', (ਚਲਦੇ) ਪ੍ਰਸੰਗ ਵਿੱਚ ਹੀ। 

ਪੁਰੀਅਨ ਕੋ ਕਹਿ ਦੀਨ। 

#ਇੰਦੁ ਪੁਰੀ ਕੀ ਸੁਨੋ ਅਬਿ, “ਭਿਸਤ ਜਾਂ ਸੁਰਗ ਜਿਸ ਨੂੰ ਇੰਦਰ ਪੁਰੀ ਵੀ ਆਖਦੇ ਹਨ- 
ਦਾ ਜ਼ਿਕਰ ਪਿੱਛੇ ਇਸੇ ਬਿਸਹਾਮ ਦੇ ਅੰਕ ੧੧ ਤੋ' ੧੬ ਤੱਕ 
ਕਵੀ ਜੀ ਕਰ ਆਏ ਹਨ। ਸਾਰੇ ਦੇਵਤਿਆਂ ਦੀਆਂ ਪੁਰੀਆਂ ਵੀ 
ਉਸੇ ਦੇ ਅੰਦਰ ਹਨ। ਉਨ੍ਹਾਂ 'ਚੋਂ ਕੁਬੇਰ, ਬੂਹਮਾ, ਬਿਸ਼ਨ, ਸ਼ਿਵ 
ਆਦਿ ਦੀਆਂ ਪੁਰੀਆਂ ਦਾ ਵੀ ਵਰਨਣ ਆ ਚੁੱਕਾ ਹੈ। ੧੭ ਤੇ 
੧੮ ਅੰਕਾਂ ਵਿੱਚ ਸਚ ਖੰਡ ਬਾਰੇ ਵੀ ਲਿਖ ਆਏ ਹਨ। ਹੁਣ 
ਦੋਬਾਰਾ ਇੰਦੂ ਪੁਰੀ ਦਾ ਵਰਣਨ ਕਰਨ ਲੱਗੇ ਹਨ। 

ਜਹਿੰ ਗੁਰ ਥਿਰੇ ਪਰਬੀਨ ॥ ੧੯॥ 

ਗਾਯੋ ਸੁਰ ਮੈ ਪਾਇ। 

ਸੁਨਿ ਅਪੱਛਰਾ ਦੇਵ ਸਬਿ, 


ਮਸਤ ਭਏ ਅਧਿਕਾਇ ॥੨੦॥ 
ਚੌਪਈ: 

ਰੂਪ ਅਮੋਲਕ ਪਿਖਿ ਧੁਨਿ ਸੁਨਿ ਕੈ। 

ਸਰਬ ਸ਼ਕਤਿ ਮਤ ਗੁਰ ਕੌ ਗੁਨਿ ਕੈ। 

ਪਰੇ ਚਰਨ ਸਬਿ ਦੋ ਕਰ ਜੋਰੀ। 

ਬਿਨਤੀ ਕੀਨ ਨਿਹੋਰ' ਬਹੋਰੀ2 ॥ ੨੧॥ 'ਨਿੰਮੂਤਾ ਸਹਿਤ। “ਫੇਰ। 


ਤੁਮ ਕਰਤਾਰ ਰੂਪ ਜਗ ਨਾਥਾ। 
ਹਮੈ ਦਰਸ ਦੈ ਕੀਓ ਸਨਾਥਾ'। 'ਸਫਲਾ। 
ਦੀਜੈ ਅਸ ਉਪਦੇਸ਼ ਖਰਾਰੀ'। 'ਹੇ (ਹੰਕਾਰ ਰੂਪ) ਖਰ ਦੈਂਤ ਦੇ ਵੈਰੀ ਰਾਮ ਚੰਦਰ ਰੂਪ 


ਸਤਿਗੁਰੂ ਜੀ। 
ਜਾਂ ਤੇ ਹੈਂ ਹਮ ਮੁਕਤਿ ਅਧਿਕਾਰੀ ॥੨੨॥ 
ਤਬਿ ਗੁਰ ਕਹਜੋ ਬਿਨਾ ਨਰ ਤਨ ਹੈ। 
ਮੁਕਤਿ ਅਧਿਕਾਰੀ ਕੋਇ ਨ ਬਨ ਹੈ। 
ਤਾਂ ਤੇ ਜਬਿ ਤੁਮ ਨਰ ਤਨ ਲਹਿ ਹੋ। 
ਗੁਰ ਸਿਖ ਬਨਿ ਮੁਕਤੀ ਪਦ ਗਹਿ ਹੋ ॥੨੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 301 


ਪੁਨ ਇੰਦੁ ਕਰਿ ਜੋਰ ਬਖਾਨਾ। 

ਅਹੌ ਭਾਗ ਮਮ ਭੂਰ ਮਹਾਨਾ। 

ਰਾਵਰ ਬਪੁ' ਪੁਤੱਖਜ ਕਰਤਾਰਾ। 

ਨ੍ਰਿਖਯੋ ਮੈ ਸਤਿਗੁਰ ਅਵਤਾਰਾ ॥ ੨੪ ॥ 

ਈਸ਼ਰ ਤੈ ਭੀ ਦਰਜਾ ਭਾਰੀ। 

ਹੈ ਸਤਿਗੁਰ ਕਾ ਕਹਿ ਸੂਤਿ ਚਾਰੀ'। 'ਚਾਰੇ ਵੇਦ। 

ਹਰਿ ਰਚਿ ਜੀਵ ਜਗਤ ਮੈ ਡਾਰੇ। 

ਸਤਿਗੁਰ ਭਵ ਤੇ' ਪਾਰ ਉਤਾਰੇ ॥ ੨੫॥ 'ਸੰਸਾਰ (ਸਮੁੰਦਰ ਤੋਂ )। 

ਹਰਿ ਜੂ ਅਪਨਾ ਆਪ ਛਪੈ ਹੈਂ। 

ਸਤਿਗੁਰ ਪੁਗਟ ਕਰਿ ਦਿਖਲੈ ਹੈਂ। 

ਹਰਿ ਮਾਯਾ ਜੀਵਹਿਂ ਦੁਖ ਦੇਹੀ। 

ਸਤਿਗੁਰ ਮਾਯਾ ਦੂਰ ਕਰੇਹੀ ॥ ੨੬ ॥ 

ਮੈਂ ਭੀ ਭਯੋ ਆਜ ਬਡ ਭਾਗੀ। 

ਸਤਿਗੁਰ ਪਗ ਰਜ! ਮਮਿ ਮੁਖਿ ਲਾਗੀ। 

ਅਸ ਕਹਿ ਫਲ ਭਲ ਬਿਬਿਧ ਪ੍ਰਕਾਰੀ'। 

ਇੰਦੂ ਗੁਰ ਕੇ ਧਰੇ ਅਗਾਰੀ ॥੨੭॥ 

ਨਾਚ ਰੰਗ ਬਹੁ ਢੰਗ ਕਰਾਏ। 

ਉਤਸ਼ਵ ਕੀਨ ਅਧਿਕ ਮੁਦ ਦਾਏ। 

ਮੰਦਰ ਸੁੰਦਰ ਸੈਰ ਕਰਾਏ। 

ਜੇ ਬਿਸੂਕੂਮਾਂ ਆਪ ਬਨਾਏ ॥ ੨੮ ॥ 'ਦੇਵਤਿਆਂ ਦਾ ਇੰਜੀਨੀਅਰ। 

ਪੰਨਨ ਪਿਚਕੀ ਮੰਦੁ ਭੂਾਜੈਂ। ਅੰਦਰ ਵਿੱਚ (ਪਿਚਕੀ) ਕਤਰ ਕੇ (ਜੜੇ ਹੋਏ) ਪੰਨੇ (ਭ੍ਰਾਜੈਂ) 
ਚਮਕ ਰਹੇ ਹਨ। 

ਫੈਰੋਜਨ ਕੇ' ਫਾਟਕ? ਰਾਜੈ”। 'ਨੀਲੇ ਰਤਨਾਂ ਦੇ। “ਤਖਤੇ। “ਸੋਭਦੇ ਹਨ। 

ਜਟੇ' ਜਵਾਹਰ ਬਿਦੂਮ? ਖੰਭੇ। 'ਜੜੇ ਹੋਏ ਹਨ। “ਮੂੰਗਿਆਂ ਦੇ। 

ਪਿਖਿ ਸਸਿ' ਸੰਪਾ? ਸੂਰ” ਅਚੰਭੇ ॥ ੨੯ ॥ 'ਚੰਦ੍ਰਮਾ। “ਸੰਪਾਤਿ-ਸੂਰਜ ਦੇਰਥਵਾਹੀ ਅਰੁਣ ਦਾ ਪੁੱਤਰ, 

ਹ ਜਟਾਯੂ ਦਾ ਵੱਡਾ ਭਰਾ, ਜਿਸ ਦੀ ਸ਼ਕਲ ਗਿਰਝ ਜਿਹੀ ਲਿਖੀ 

ਹੈ। 'ਜੂਰਜ। 

ਗਜ ਮੋਤਿਨ ਕੀ' ਬੰਦਨਵਾਰਾ”। 'ਹਾਥੀ ਦੇ ਮੋਤੀਆਂ ਦੀ। “ਬੰਦਨ ਵਾਰ- ਮੰਗਲ ਸਮੇਂ ਦਰਵਾਜ਼ੇ 
'ਤੇ ਲਟਕਾਈ ਜਾਣ ਵਾਲੀ ਮਾਲਾ। 

ਜਨ ਤਾਰਾ ਗਨ ਪੋਏ ਤਾਰਾ”। 'ਜਾਣੋ ਬਹੁਤੇ ਤਾਰੇ ਤਾਰਾਂ ਵਿੱਚ ਪ੍ਰੋਤੇ ਹੋਏ ਹਨ। 

ਲਾਲਨ ਕੇ ਬਹੁ ਕਲਸ ਦਮੱਕੈ”। 'ਚਮਕਦੇ ਹਨ। 





302 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਨ ਬੀਜਰ ਗਨ! ਬਿਰੀ ਚਮੱਕੈਂ ॥ ੩੦ ॥ 

ਭਰੇ ਹੌਜ਼' ਅੱਤੂਨ ਕੇ ਘਨੇ। 

ਬਿਬਿਧ ਬਿਤਾਨ' ਚਾਂਦ ਸੇ ਤਨੇ। 

ਦੇਵ ਅਪੱਸ੍ਹਾ ਇਤ ਉਤ ਭ੍ਰਾਜੈਂ”। 

ਜਿਨਿ ਦੁਤਿ ਹੇਰਿ ਕਾਮਰਤਿ ਲਾਜੈਂ ॥੨੧॥ 

ਜੀਅ ਭਾਵਤ ਪੀਯ ਅਮੀ ਅਘਾਵੈਂ। 

ਬਾਂਛਤ ਸਬੈ ਅਮਰ ਫਲ ਖਾਵੈਂ। 

ਜਾਂ ਤੇ ਅਧਿਕ ਤੇਜ ਬਲ ਬਾਢੇ। 

ਕਾਮ ਕੇਲ ਮੈ ਰਹਿ ਅਤਿ ਠਾਂਢੇ ॥੩੨॥ 

ਜਹਿਂ ਤਹਿਂ ਨਾਚਤਿ ਗਾਵਤਿ ਪਰੀਆਂ। 

ਅਨੰਦ ਪ੍ਰਦ' ਗੁਨ ਰੂਪ ਸੁ ਭਰੀਆਂ। 

ਕਹਿ ਲੌ ਗਿਨੌਂ ਸੂਰਗ ਸੁਖ ਯਾਵਤਿ। 

ਜਿਹ ਸੁਨਿ ਪਿਖਿ ਮੁਨਿ ਮਨ ਲਲਚਾਵਤਿ 

॥੩੩॥ 

ਨਾਰਦਾਦਿ ਰਿਖਿ ਜੇ ਤਹਿ ਗਏ। 

ਕਹਿ ਪੁਰਾਨ ਵਹਿ ਲੰਪਟ' ਭਏ। ਵਿਸ਼ਿਆਂ 'ਚ ਖੱਚਤ। 
ਗੁਰ ਵਹਿ ਮਿਥਯਾ' ਮਾਯਕ? ਚੀਨੇ। 'ਝੂਠੇ। “ਛਲ ਰੂਪ। 
ਦ੍ਰਿਗ ਅੰਚਲ' ਚੰਚਲ ਨਹਿ ਕੀਨੇ ॥੩੪ ॥ 'ਨੇਤ੍ਰਾਂ ਦੀਆਂ ਪਲਕਾਂ। 
ਜੈਸ ਚਕ੍ਰ ਵਰਤੀ ਨਿਰਪ ਸਯਾਨੋ। 

ਮ੍ਰਿਤਕ” ਖਿਲੌਨਨ ਪਰ ਨ ਲੁਭਾਨੋ ॥ ੩੫ ॥ 'ਮਿੱਟੀ ਦੇ। 


ਦੋਹਰਾ: 
ਕੇਵਲ ਬਪ' ਕਰਤਾਰ ਲਖਿ, 'ਸਰੂਪ। 
ਸਤਿਗੁਰ ਕਾ ਅਵਤਾਰ। 

ਆਇ ਸਚੀ' ਪਗ ਬੰਦ ਕਰਿ, 'ਇੰਦੂ ਦੀ ਇਸਤ੍ਰੀ। 
ਚਾਹੀ ਮੋਖ ਉਦਾਰ ॥ ੩੬॥ 

ਕਹਸੋ ਗੁਰੂ ਸੁਰ ਦੇਹ ਯਹਿ, 

ਕੇਵਲ ਭੋਗ ਸਥਾਨ। 

ਨਰ ਨਾਰਾਇਣ ਦੇਹ' ਮੈ, 

ਮੁਕਤਿ ਦਾਨ ਹੈ ਗਜਾਨ ॥ ੩੭॥ 

ਤਾਂ ਤੇ ਤੂੰ ਭੀ ਇੰਦੂ ਸਹਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 303 


ਲੈ ਹੈਂ ਮਾਨੁਖ ਦੇਹ। 

ਗੁਰ ਸਿਖ ਹੈ ਸਤਿਸੰਗ ਕਰਿ, 
ਪੈ ਹੈਂ ਮੁਕਤਿ ਬਿਦੇਹ ॥ ੩੮ ॥ 
ਗੁਰੂ ਬਚਨ ਤੈ ਮਨੁਖ ਤਨ, 
ਧਰੇ ਤਿਨੈ ਪੁਨ ਆਇ। 

#ਇੰਦੁ ਸਾਹਿਬ ਸਿੰਘ' ਭਜੋ, 


ਆਸ ਕੌਰ' ਭਈ ਸਾਇ? ॥੨੯॥ 
ਕਰੀ ਸੁੰਡ ਜਿਮ' ਜੁਗਨ ਕੀ?, 
ਥੀ ਭੁਜ' ਜੰਘ” ਬਖਯਾਤ। 

ਯਹਿ ਪੁਸੰਗ ਬਹੁ ਸਿਖਨ ਤੈ, 
ਸੁਨਯੋ ਹਮੈਂ ਅਵਦਾਤ' ॥ ੪੦॥ 
ਗੁਰੂ ਭਗਤਿ ਦੋਨੋ ਭਏ, 

ਧਨੀ' ਪਟਯਾਲੇ ਕੇਰ। 

ਪੁਨਯ ਕੀਏ ਕਾਯਮ ਜਿਨੈ, 

ਅਬਿ ਲੌ ਬਿਦਤ ਬਧੇਰ ॥੪੧॥ 
ਇੰਦ੍ਰ ਪੁਰੀ ਤੈ ਗੁਰੂ ਜਬਿ, 

ਚਲਨਾ ਚਾਹਜੋ ਫੇਰ। 

ਗੁਰ ਮੂਰਤਿ ਉਰਵਸੀ' ਕੇ, 
ਪਿਖਿ ਉਰ ਵਸੀ' ਬਧੇਰ ॥੪੨॥ 
ਅੰਗਨਿ ਆਲਿੰਗਨ' ਚਹਜੋ, 
ਬਯੰਗ! ਸਮਝ ਗੁਰ ਤਾਂਹਿ। 
ਕਹਯੋ ਕਪਟ ਫਲ ਯਵਨ ਬਪੁ”, 
ਤੁਮ ਕੋ ਮਿਲ ਹੈ ਜਾਂਹਿ ॥੪੩॥ 
ਖਸ਼ਟਮ ਬਪੁ ਧਰ ਕਾਮਨਾ, 


ਮਹਾਰਾਜਾ _ਪਟਿਆਲਾ। “ਮਹਾਰਾਜਾ ਸਾਹਿਬ ਸਿੰਘ 
ਪਟਿਆਲਾ ਤੇ ਉਨ੍ਹਾਂ ਦੀ ਮਹਾਰਾਣੀ ਆਸ ਕੌਰ ਨੂੰ ਇੰਦ੍ਰ ਤੇ 
ਸਚੀ ਦਾ ਅਵਤਾਰ ਕਹਿਣਾ ਕਵੀ ਜੀ ਦਾ ਆਪਣਾ ਨਿੱਜੀ 
ਖ਼ਿਆਲ ਜਾਂ ਲੋਕਾਂ ਤੋਂ ਸੁਣੀ ਸੁਣਾਈ ਗੱਲ ਹੀ ਹੈ। ਜਿਵੇਂ ਕਿ 
ਅਗਲੀ ਤੁਕ ਵਿੱਚ ਉਹ ਆਪ ਹੀ ਲਿਖਦੇ ਹਨ-'ਯਹਿ ਪੁਸੰਗ 
ਬਹੁ ਸਿਖਨ ਤੇ ਸੁਨਯੋ ਹਮੈ ਅਵਦਾਤ।' ਉਵ ਗੁਰ-ਸਿੱਖੀ ਦੀ 
ਪੂਰਨ ਰਹੁ-ਰੀਤ ਵਿੱਚ ਪਰਪੱਕ, ਉੱਚ ਆਚਰਨ ਦੇ ਮਾਲਕ, 
ਇਨਸਾਫ਼-ਪਸੰਦ ਤੇ ਪਰਉਪਕਾਰੀ ਸਿੱਖ ਮਹਾਰਾਜੇ ਦਾ ਇੰਦੂ 
ਨਾਲੋਂ ਵੀ ਬਹੁਤ ਉੱਚਾ ਦਰਜਾ ਸਮਝਣਾ ਚਾਹੀਦਾ ਹੈ। 
ਮਹਾਰਾਣੀ ਪਟਿਆਲਾ। “ਉਹ (ਸਚੀ)। 

'ਹਾਥੀ ਦੇ ਸੁੰਡਾਂ ਵਰਗੀਆਂ। “ਦੋਹਾਂ ਦੀਆਂ। 

'ਬਾਹਾਂ। “ਲੱਤਾਂ। 


ਪ੍ਰਗਟ। 


ਮਾਲਕ (ਰਾਜਾ ਤੇਰਾਣੀ)। 





304 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੂਰਨ ਕਰਿ ਹੈਂ ਤੋਹਿ। 
ਸੋਊ ਪਰੀ ਕੌਲਾਂ ਭਈ, 
ਬਚਨ ਪਾਲਯੋ ਵੋਹਿ" ॥੪੪॥ 


ਮਘਵਾ ਪੁਰ' ਤੈ ਤੁਰ ਗੁਰੂ, 
ਪਿਤ੍ਰ ਪੁਜਾ ਪਤਿ ਲੋਕ। 
ਬੁਹਮਾ ਲੌ ਪਿਖਿ ਸਬਿਨ ਕੌ, 
ਕੀਨੋ ਭਲੇ ਬਿਸੋਕ' ॥੪੫॥ 
ਚੌਪਈ: 

ਬਿਸ਼ਨ ਪੁਰੀ ਮੈ ਪਹੁੰਚੇ ਜਾਈ। 


#ਉਰਵਸੀ ਅਪੱਛਰਾ ਦੀ ਮੰਦ-ਭਾਵਨਾ ਨੂੰ ਸ਼ਾਂਤ ਕਰਨ ਦੀ 
ਬਜਾਇ ਉਸ ਦੀ ਛੇਵੇਂ ਜਾਮੇ ਵਿੱਚ ਕਾਮਨਾ ਪੂਰਨ ਕਰਨ ਦਾ 
ਵਚਨ ਦੇਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤਾਂ ਤੇ 
ਜੀਵਨ ਆਦਰਸ਼ਾਂ ਦੇ ਅਨੁਕੂਲ ਨਹੀਂ। ਸੰਗਲਾਦੀਪ ਦੇ ਰਾਜੇ 
ਸ਼ਿਵ ਨਾਭ ਵੱਲੋਂ ਗੁਰੂ ਜੀ ਦੇ ਆਚਰਨ ਦੀ ਪਰਖ ਲਈ 
ਭੇਜੀਆਂ ਪਦਮਨੀਆਂ ਜਿਨ੍ਹਾਂ ਦੇ ਮਨੋ-ਭਾਵ ਵੀ ਹੂ-ਬ-ਹੂ 
ਉਰਵਸੀ ਵਾਲੇ ਹੀ ਸਨ- ਨੂੰ ਤਾਂ ਗੁਰੂ ਜੀ 'ਗਾਛਹੁ ਪੁਤ੍ਰੀ ਰਾਜ 
ਕੁਆਰ' ਕਹਿ ਕੇ ਸ਼ਾਂਤ ਕਰ ਦੇਂਦੇ ਹਨ ਤੇ ਉਹ ਵਾਪਸ ਜਾ ਕੇ 
ਰਾਜੇ ਨੂੰ ਕਹਿੰਦੀਆਂ ਹਨ: ਕ੍ਰਿਪਾ ਦ੍ਰਿਸ਼ਟਿ ਪੁਨ ਹਮ ਪਰ 
ਕੀਨੀ। ਹਰਿ ਸਿਮਰਨ ਕੇ ਰਸ ਮਤ ਭੀਨੀ। ਇਹ ਤੋ ਪੂਰਨ 
ਪੁਰਖ ਕ੍ਰਿਪਾਲਾ। ਜਿਸ ਕੋ ਦਰਸ਼ਨ ਕਰਤ ਨਿਹਾਲਾ ॥ ੫੯॥ 
(ਸਰੀ ਗੁਰ ਨਾਨਕ ਪ੍ਰਕਾਸ਼ ਪੂਰਬਾਰਧ ਅਧਯਾਯ ੪੭) ਗੁਰੂ ਜੀ 
ਦੇ ਦਰਸ਼ਨਾਂ ਤੋਂ ਬਾਅਦ ਆਪਣੇ ਜੀਵਨ 'ਚ ਆਈ ਤਬਦੀਲੀ 
ਦਾ ਐਉਂ ਵਰਣਨ ਕਰਦੀਆਂ ਹਨ: ਬਿਸ਼ੇ ਭੋਗ ਬਿਸ਼ਟਾ ਕੀ 
ਨਯਾਈਂ। ਦੁਰਗੰਧਿਤ ਸੋ ਹਮੈ ਨ ਭਾਈ। ਰਿਦੈ ਸ਼ਾਂਤਿ ਪ੍ਰਾਪਤਿ 
ਸਭ ਭਾਂਤੀ। ਸੁਨਤਿ ਬਚਨ ਭੀ ਸੀਤਲ ਛਾਤੀ ॥੬੧॥ ਕਾਢਿ 
ਨਰਕ ਤੇ ਸੁਰਗ ਪੁਚਾਏ। ਐਸੋ ਸੰਤ ਪਿਖਯੋ ਨਿਸ ਜਾਏ। (ਸੀ 
ਗੁਰ ਨਾਨਕ ਪ੍ਰਕਾਸ਼ ਪੂਰਬਾਰਧ ਅਧਯਾਯ ੪੭) ਉਰਵਸੀ ਨੂੰ 
ਤੁਰਕਣੀ ਹੋਣ ਦਾ ਸ੍ਰਾਪ ਤੇ ਫਿਰ ਛੇਵੇਂ ਜਾਮੇ 'ਚ ਕਾਮਨਾ ਪੂਰਨ 
ਕਰਨ ਦਾ ਵਰ ਦੋ ਵਿਰੋਧੀ ਭਾਵਾਂ ਨੂੰ ਇਕ ਥਾਂ ਕਰਕੇ ਪੜ੍ਹਿਆਂ 
ਸਪੱਸ਼ਟ ਹੋ ਜਾਂਦਾ ਹੈ ਕਿ ਇਹ ਦੋਵੇਂ ਭਾਵ ਹੀ ਗੁਰੂ ਜੀ ਦੇ 
ਸੁਭਾਵ ਦੇ ਵਿਰੁੱਧ ਹਨ। ਉਨ੍ਹਾਂ ਕਿਸੇ ਮੰਦ- -ਵਾਸ਼ਨਾ ਵਾਲੇ ਨੂੰ ਨਾ 
ਸ਼ਰਾਪਿਆ ਹੈ ਤੇ ਨ ਹੀ ਕਿਸੇ ਦੀ ਮੰਦ-ਭਾਵਨਾ ਦੀ ਪੂਰਤੀ ਦਾ 
ਕਦੇ ਵਰ ਦਿੱਤਾ ਹੈ, ਸਗੋਂ ਮੰਦ-ਵਾਸ਼ਨਾਂ ਮੇਟ ਕੇ ਰੱਬੀ ਰੰਗਣ 
ਚਾੜ੍ਹਨ ਦੇ ਅਣਗਣਿਤ ਸਬੂਤ ਤੇ ਵਾਕਿਆਤ ਹਨ। ਕੌਲਾਂ ਬਾਰੇ 
ਹੋਰ ਵਿਸਥਾਰ ਜਾਨਣ ਲਈ ਪੜ੍ਹੋ ਬਿਸ਼ਾਾਮ ੨੩ ਦੇ ਅੰਕ ਨੰ: 
੧੭੧ ਤੇ " ਨਿਸ਼ਾਨ ਦੀ ਪੈਰ ਟੂਰ। 


'ਇੰਦੂ ਪੁਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 305 


ਸੂਰ ਸਸੀ ਜਹਿੰ ਨਹਿ ਦਰਸਾਈ। 

ਮਣਿ ਮਯ' ਧਰ ਪ੍ੁਕਾਸ਼ਤ ਸਾਰੀ। 'ਰੂਪ। 

ਜਗਮਗਾਤ ਰਹਿ ਅਤਿ ਉਜਿਆਰੀ ॥ ੪੬॥ 

ਭਗਤ ਚਤ੍ਰਧਾ ਮੁਕਤਿ' ਨਿਹਾਰੇ। 'ਚਾਰ ਤਰ੍ਹਾਂ ਦੀਆਂ ਮੁਕਤੀਆਂ ਵਾਲੇ ਭਗਤ। 

ਸਬੈ ਚਤਰ ਭੁਜ ਭੂਖਨ ਧਾਰੇ। 

ਸ਼ਬਦ ਸਪਰਸ ਰੂਪ ਰਸ ਗੰਧੀ। 

ਕਿਸੀ ਵਿਸ਼ੇ ਕੀ ਤਹਾਂ ਨ ਗੰਧੀ' ॥੪੭॥ 'ਬੋ ਭਾਵ ਥੋੜ੍ਹੇ ਮਾਤ ਵੀ ਨਹੀਂ। 

ਤੇਜ ਰੂਪ ਸਬਿ ਕੇ ਤਨ ਸੋਹੈਂ। 

ਖਾਨ ਪਾਨ ਕੀ ਖਾਸ' ਨ ਕੋ ਹੈ। ਖ਼ਾਹਸ਼, ਇੱਛਾ। 

ਬਿਸ਼ਨ ਦੇਵ ਸਬਿ ਜਗ ਕਾ ਪਾਲਕ। 

ਰੱਖਕ ਭਗਤਿ ਅਭਗਤਨ ਘਾਲਕ' ॥ ੪੮ ॥ 'ਪਾਪੀਆਂ ਨੂੰ ਮਾਰਨ ਵਾਲਾ। 

ਤਿਨਿ ਆਵਨ ਜਬਿ ਗੁਰ ਕਾ ਸੁਨਾ। 

ਪਠੇ ਪਾਰਖਦ' ਲੇਨੇ ਪੁਨਾ। 'ਵਿਸ਼ਨੂੰ ਦੇ ਦਰਬਾਰੀ। 

ਬਿਸੂਕਸੇਨ' ਆਦਿ ਮੁਦ ਪਾਏ। 'ਪਾਰਖਟ ਦਾ ਨਾਮ। 

ਕਰਿ ਉਤਸ਼ਾਹ ਗੁਰਹਿਂ ਲੈ ਆਏ ॥ ੪੯॥ 

ਮਿਲੇ ਖੜੇ ਹੂੰ ਗੁਰ ਕੋ ਹਰੀ। 

ਪ੍ਰਸੰਸਾ ਪਰਸਪਰ ਬਹੁ ਕਰੀ। 

ਨਿਜ ਢਿਗ ਆਸਨ ਊਚ ਬਿਠਾਏ। 

ਕਰਿ ਚਰਚਾ ਪਰਚਾ' ਮੁਦ ਪਾਏ ॥੫੦॥ '੍ਰਚਾਵਾ। 

ਨਾਮ ਗਯਾਨ ਤਨ ਧਰਿ ਜਨ ਮਿਲੇ'। 'ਜਾਣੋ ਨਾਮ (ਸਤਿਗੁਰੂ) ਤੇ ਗਿਆਨ (ਬਿਸ਼ਨੂੰ) ਸ਼ਰੀਰ ਧਾਰ 
ਕੇ ਮਿਲੇ ਹਨ। 

ਜੋਗ ਵਿਰਾਗ ਰੂਪ ਜਨ ਭਿਲੇ'। 'ਮਿਲੇ। 

ਪੁਨ ਹਰਿ ਸੁਨੀ ਗੁਰੂ ਤੈ ਬਾਨੀ। 

ਗਯਾਨ ਵੈਰਾਗ ਭਗਤਿ ਨੈਸਾਨੀ ॥੫੧॥ 

ਜੈ ਜੈ ਬੋਲਿ ਅਨੰਦ ਬਢਾਯੋ। 

ਨਿਜ ਲੋਗਨ ਪੁਤਿ ਹਰਿ ਅਸ ਗਾਇਓ। 

ਜਦਯਪਿ ਆਚਾਰਯ ਅਵਤਾਰੂ। 

ਪੂਰਬ ਭਏ ਕਏ ਮਤ ਚਾਰੂ' ॥ ੫੨ ॥ 

ਤਦਯਪਿ ਸਤਿਗੁਰ ਕਾ ਅਵਤਾਰਾ। 

ਭਯੋ ਅਬੈ ਚਹੁੰ ਜੁਗਨ ਮਝਾਰਾ। 

ਬਿਨ ਸਤਿਗੁਰ ਕੇ ਕੀਏ ਉਪਦੇਸੂ। 





306 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਟਤਿ ਨ ਕਬਹੂੰ ਨਿਖਲ' ਕਲੇਸੂ ॥ ੫੩ ॥ 
ਨੇਤ' ਸਨਾਤਨ” ਯਹਿ ਕਰਤਾਰੈ। 

ਰਚੀ, ਨਿਗਮ ਆਗਮ ਕਹਿ ਸਾਰੈ। 

ਜੈਸ ਅਗਨਿ ਬਿਨ ਪਾਕ' ਨ ਹੂ ਹੈ। 

ਬਿਨਾ ਤਮਾਰੀ' ਤਮ? ਨਹਿ ਜੈਹੈ ॥੫੪॥ 
ਪੰਖੀ ਉਡਤਿ ਪੰਖ ਤੈ ਨਭ' ਜਜੋਂ। 

ਮੁਕਤਿ ਨਾਹਿ ਗੁਰ ਗਜਾਨ ਬਿਨਾ ਤ੍ਯੋਂ। 
ਤੀਨ ਜੁੱਗ ਜਿਨਿ ਭਗਤਿ ਕਮਾਈ। 

ਸੋ ਅਬਿ ਗੁਰ ਸਿਖ ਹੂ ਹੈਂ ਆਈ ॥੫੫॥ 
ਸ਼ਰਧਾ ਗੁਰ ਬਚਨੋਂ ਪਰ ਕੈ ਹੈਂ। 

ਕੈਵਲ ਮੁਕਤਿ ਗਯਾਨ ਗਹਿ ਲੈ ਹੈਂ। 

ਬਿਸ਼ਨ ਦੇਵ ਜਬ ਐਸ ਬਖਾਨਾ। 

ਸਰਬ ਦੇਵਤਨਿ ਦਿਢ ਮਨਿ ਮਾਨਾ ॥੫੬॥ 
ਮਾਨੁਖ ਤਨ ਧਰਿ ਗੁਰ ਤੈ ਦਿੱਖਯਾ'। 

ਲੇਵੈ, ਭਈ ਸਬਿਨਿ ਮਨਿ ਇੱਛਯਾ। 

ਯਾਹੀ ਤੇ ਸੁਰ ਆਇ ਹਮੇਸ਼ੈਂ। 

ਗਹਿ ਗੁਰ ਮਾਰਗ ਦਹਿਤਿ' ਕਲੇਸ਼ੈਂ ॥੫੭॥ 
ਦਸਮ ਗੁਰੁ ਕੇ ਸਿੱਖ ਸਾਧੁ ਜਹਿਂ। 

ਸਭਾ ਕਰਹਿ, ਹੂ ਸਾਬਤ ਤਹਿਂ ਯਹਿ। 
ਦੇਵਨ ਸੀ ਸੂਰਤ ਸਬਿ ਰਾਜੈ। 

ਕੀਰਤਨ ਕਥਾ ਗਯਾਨ ਬੂਹਮ ਭੂਰਾਜੈ' ॥ ੫੮ ॥ 
ਦੋਹਰਾ: 

ਗੁਰ ਕੀਯ ਅੱਗੂ ਪਜਾਨ। 
ਤੇਜਰੂਪ ਨਭ ਮਗ ਚਲੇ, 

ਸੁਰ ਪਿਖਿ ਭਏ ਹੈਰਾਨ ॥੫੯॥ 

ਚੌਪਈ: 

ਆਗੇ ਗਏ ਜਬੈ ਗੁਰ ਸ੍ਹਾਮੀ। 

ਮਿਲਯੋ ਭਗਤ ਧੂ ਪੂਰਨ ਕਾਮੀ'। 'ਕਾਮਨਾ ਪੂਰਨ ਕਰਨ ਵਾਲੇ (ਸਤਿਗੁਰਾਂ ਨੂੰ)। 
ਪਾਵਨ ਹਰਿ ਗੁਨ ਗਾਵਨ ਕਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 307 


ਮੋਦ ਪ੍ਰਮੋਦ ਪਰਸਪਰ ਭਰੇ ॥ ੬੦ ॥ 

ਢਰੇ ਪੇਮ ਪੁਲਕੇ ਰੋਮਾਂਚਾ'। 'ਰੋਮ ਖੜੇ ਹੋ ਗਏ। 

ਗਦ ਗਦ ਗਿਰਾ' ਥਿਰਾ ਮਨ ਮਾਚਾ”। 'ਭਾਵ ਕੰਠਰੁਕ ਗਿਆ। ਖ਼ੁਸ਼ ਹੋ ਕੇ ਮਨ ਟਿਕ ਗਿਆ। 

ਪ੍ਰਭ ਕੀ ਪੌਰਹਿ ਪਰ' ਧੂ ਥਿਰ ਹੈ। 'ਦਰਵਾਜ਼ੇ 'ਤੇ। 

ਔਰ ਨਖਯਤ੍ਰ' ਗਿਰਦ ਤਿਹਿ ਫਿਰ ਹੈਂ ॥੬੧॥ _ 'ਤਾਰੇ। 

ਹਰੀ' ਹਰ” ਅਜ! ਲੌ ਦੇਵ ਅਪਾਰੈਂ। 'ਵਿਸ਼ਨੂੰ। “ਸ਼ਿਵ। 'ਯ੍ਰਹਮਾ। 

ਪੈਗੰਮੂ ਅਵਤਾਰ ਹਜ਼ਾਰੈਂ। 

ਖਰੇ ਚਿੱਤਰ ਸੇ ਅੰਗ ਨ ਫਰਕੈਂ। 'ਤਸਵੀਰਾਂ ਵਾਂਗ। 

ਸੁਸਕ' ਅਧਰ? ਮਨਿ ਛਤੀਆਂ ਧਰਕੈਂ ॥੬੨॥ _ਸੁੱਕੇ। 'ਬੱਲ੍ਹ। 

ਹੂੰ ਹੈ ਹੁਕਮ ਕਹਾਂ ਧੋ' ਕੈਸੇ। 'ਕਿਸ ਤਰ੍ਹਾਂ ਦਾ। 

ਚਿਤਵਤਿ ਰਹੈਂ ਅਦਬ ਸਹਿ ਐਸੇ। 

ਜਬਿ ਸਤਿਗੁਰ ਤਹਿ ਪਹੁੰਚੇ ਜਾਈ। 

ਲੀਨੋ ਨਿਜ ਢਿਗ ਪ੍ਰਭੂ ਬੁਲਾਈ ॥੬੩॥ 

ਸੂਰਤਿ ਮੂਰਤਿ ਰੰਗ ਨ ਰੂਪਾ। 

ਅਮਿਤਿ ਅਪਾਰ ਦਸੋ ਦਿਸ ਮਾਹੀ। 

ਜਗਮਗਾਤ ਪ੍ਰਕਾਸ਼ ਮਹਾਂਹੀਂ' ॥ ੬੪॥ ਅਹਾਨ ਪ੍ਰਕਾਸ਼ ਚਮਕ ਰਿਹਾ ਹੈ। 

ਕੋਟ ਬੀਜਰੀ' ਸੂਰ” ਅਪਾਰੈ। ਕਰੋੜਾਂ ਬਿਜਲੀਆਂ। 'ਸੂਰਜ। 

ਫੀਕੇ ਦੀਸਹਿਂ ਤਾਹਿ ਅਗਾਰੈ। 

ਮਾਰਤੰਡ ਮੰਡਲ ਮੈ ਜੈਸੇ। 

ਦੀਪ' ਨਖੂਤ” ਜੁਗਨੂ” ਗਤ' ਐਸੇ ॥ ੬੫॥ ਨ “ਤਾਰਿਆਂ। “(ਤੇ) ਟਟਹਿਣਿਆਂ ਦੀ। "ਹਾਲਤ ਹੁੰਦੀ 
| 

ਮਾਯਾ ਸਬਲਾ' ਪ੍ਰਭੂ ਹੈ ਵਹੈ। ਮਾਇਆ ਦੇ ਬਲ ਸਹਿਤ। 

ਸਰਬ ਸ਼ਕਤਿ ਮਤ ਜਿਹਿਂ ਸੁਤਿ ਕਹੈਂ। 

ਜਾਂ ਕੀ ਸੱਤਾ ਗਹਿ ਕਰਿ ਮਾਯਾ। 

ਛਿਨ ਮਹਿ ਰਚਿ ਹੈ ਅੰਡ ਨਿਕਾਯਾ' ॥ ੬੬॥ 'ਸਾਰੇ ਬ੍ਰਹਮੰਡ। 

ਜੀਵ ਅਜੀਵ' ਅਸੁਰ ਸੁਰ ਜੇਤੇ। 'ਚੇਤਨ ਤੇ ਜੜ੍ਹ। 

ਹੋਵਤਿ ਪਲ ਮੈ ਪਰਗਟ ਤੇਤੇ। 

ਜਯੋਂ ਜੀਵਾਤਮ ਕੀ ਗਹਿ ਸੱਤਾ। 

ਸ਼ੂਪਨ ਪਰਪੰਚ ਰਚਿਤ ਥਿਤਿ ਅੱਤਾ' ॥੬੭॥ __ '(ਮਨ) ਬਹੁਤਾ ਟਿਕ ਕੇ ਸੁਪਨੇ ਦਾ ਸੰਸਾਰਰਚਦਾ ਹੈ। 





308 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਹਿ ਤੇ ਗੁਰ ਕੋ ਭਯੋ ਅਵਾਜਾ। 

ਜਿਹਿਂ ਹਿਤ ਗਏ ਕਰੋ ਵਹਿ ਕਾਜਾ। 

ਨਾਮੁ ਭਗਤਿ ਬੂਹਮ ਗਯਾਨ ਦਿਢੈ ਕੈ। 

ਧਰ ਪਰ ਪਰਮ ਧਰਮ ਬਿਥਰੈ ਕੈ ॥੬੮॥ 

ਦਸ ਬਪੁ ਥਪਿ' ਫਿਰ ਈਹਾਂ ਈਓ। 

ਇਸੀ ਜੋਤਿ ਮਹਿ ਜੋਤਿ ਮਿਲੱਈਓ। 

ਜੋ ਜਨ ਬਚਨ ਤੁਮਾਰ ਕਮਾਵੈ। 

ਸੋ ਭੀ ਹਮਰੇ ਰੂਪ ਸਮਾਵੈ ॥੬੯॥ 

ਯਹਿ ਬਾਨੀ ਸੁਨਿ ਸੁਖਦ ਮਹਾਨੀ। 

ਪੁਨ ਅਸ ਉਸਤਤਿ ਗੁਰੂ ਬਖਾਨੀ ॥ ੭੦॥ 

ਤ੍ਰਿਭੰਗੀ ਛੰਦ: 

ਕਰਤ ਨਿਹਾਲ, ਨਿਜ ਦਾਸੰ। 

ਹਰਿ ਹਰ ਬਿਧਿ ਬੰਦਨ', ਪਾਪ ਨਿਕੰਦਨ”, 'ਵਿਸ਼ਨ, ਸ਼ਿਵ ਤੇ ਬ੍ਰਹਮਾ ਦੇ ਬੰਦਨਾ ਕਰਨ ਯੋਗ। “ਕੱਟਣ 
ਵਾਲੇ। 


ਕਾਟ ਕੁਫੰਦਨ', ਸੁਖਰਾਸੰ। 'ਖੋਟੀਆਂ ਫਾਹੀਆਂ। 

ਮਾਯਾ ਅਲਵੱਤਾ', ਲੈ ਤੁਵ ਸੱਤਾ, ਪਰੰਤੂ। 

ਰਚਿ ਹੈ ਅੱਤਾ', ਜਗ ਅਖਲੋ?। 'ਬਹੁਤਾ। “ਸਾਰਾ। 

ਫੁਰਨੇ ਚਖ ਕੋਰਨ, ਅੰਤ ਕਰੋਰਨ, 

ਹੋਵਤ ਫੌਰਨ, ਤਵ ਨਿਖਲੋ' ॥ ੭੧॥ (ਤਵ) ਤੇਰੇ ਨੇੜ੍ਰਾਂ ਦੇ ਕੋਨੇ ਫਰਕਣ ਨਾਲ (ਨਿਖਲੈ) ਸਮੂੰਹ 


ਕਰੋੜਾਂ ਬ੍ਰਹਮੰਡ ਛੇਤੀ (ਪੈਦਾ) ਹੋ ਜਾਂਦੇ ਹਨ। 

ਯਹਿ ਤੇਰੀ ਮਾਯਾ, ਚਲਿਤ ਦਿਖਾਯਾ, 

ਕੂਰ ਬਨਾਯਾ, ਸਾਚ ਸਮੰ। 

ਜਿਮ ਖੇਲ ਮਦਾਰੀ, ਮਰੁ ਥਲੁ ਵਾਰੀ', 'ਮਾਰੂ ਥਲ 'ਚ ਪਾਣੀ। 

ਰਜੁ ਮਝਾਰੀ, ਮਾਰ ਤਮੰ'। ਅਨਨ੍ਹੇਰੇ ਵਿੱਚਰੱਸੀ ਦਾ ਸੱਪ (ਪੁਤੀਤ ਹੁੰਦਾ ਹੈ)। 

ਰੁਪ ਤੁਮਾਰਾ, ਚਰਾਚਰੰ'। 'ਜੜ੍ਹ ਤੇ ਚੇਤਨ ਵਿੱਚ। 

ਸਤਿ ਚਿਤ ਆਨੰਦਾ, ਆਨੰਦ ਕੰਦਾ', 'ਬੱਦਲ। 

ਅਹੋ ਮੁਕੰਦਾ, ਸੁਰ ਅਸੁਰ ॥ ੭੨॥ 

ਜੈ ਜੈ ਜਗ ਕਰਣੰ', ਭਰਣ” ਸਘਰਣੰ” ਪੈਦਾ ਕਰਨ ਵਾਲੇ। “ਪਾਲਣਾ ਕਰਨ ਵਾਲੇ। “ਨਾਸ ਕਰਨ 
ਵਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 309 


ਅਸਰਣ ਸਰਣੰ', ਸੁਖਰਾਸੀ। 

ਸਬਿ ਦੇਵਨ ਦੇਵਾ, ਅਲਖ ਅਭੇਵਾ, 
ਦਾਯਕ ਮੇਵਾ, ਅਬਿਨਾਸੀ। 
ਤਿਰਗੁਣ ਆਤੀਤਾ', ਪਤਿਤ ਪੁਨੀਤਾ, 
ਕਰਤਿ ਅਭੀਤਾ' ਸਰਣਾਯੰ। 

ਜੈ ਅਲਖ ਅਲੇਖੰ, ਰੂਪ ਨ ਰੇਖੰ, 

ਬੇਖ ਅਬੇਖੰ, ਨਿਰਣਾਯੰ' ॥ ੭੩ ॥ 


ਖਲ ਖੰਡ ਅਖੰਡੰ', ਤੇਜ ਪੁਚੰਡੰ”, 


ਦੰਡ ਅਦੰਡੰ', ਛਲ ਛੰਡੰ”। 


ਖੰਡਰੁ ਬੁਹਮੰਡਨ, ਅਖਲਹਿ ਮੰਡਨ', 
ਬਿਪਤਿ ਬਿਹੰਡਨ', ਬਰ ਬੰਡੰ”। 
ਜੈ ਬਿਸੂ ਬਿਕੂਖਨ', ਮੁਨਿ ਮਨ ਪੂਖਨ”, 


ਅਤੀ ਅਦੂਖਨ', ਅਵਿਰੇਖੰੀ। 

ਸਰਬ ਪੁਕਾਰੰ, ਸਬ ਸੇਖੰ' ॥ ੭੪॥ 
ਹਮਰਾ ਅਤਿ ਬੰਦਨ, ਲਿਹੁ ਜਗ ਬੰਦਨ', 
ਜਿਹ ਪਢਿ ਸੁਨਿ ਲੋਕੀ, ਹੋਇ ਬਿਸੋਕੀ', 
ਪੈਹਿਂ ਅਰੋਕੀ, ਪਦ ਸਉਚੈ! ॥ ੭੫॥ 
ਦੋਹਰਾ: 

ਤਥਾ ਮਸਤੂ' ਬਰ” ਦਰਸ ਗਹਿ”, 


ਆਇਸ' ਪਾਇ ਗੁਰੇਸ?। 
ਖਿਤ ਮੰਡਲ! ਕੀ ਦਿਸ ਫਿਰੇ, 
ਗੁਰ ਹੈ ਮੋਦ ਬਿਸੇਸ ॥ ੭੬॥ 
ਸੁਰ ਨਰ ਮੁਨਿ ਜਨ ਸਿੱਧ ਗਨ, 
ਸ਼ਕਤੀ ਅਤੀ ਨਿਹਾਰ। 


'ਨਿਆਸਰਿਆਂ ਨੂੰ ਆਸਰਾ ਦੇਣ ਵਾਲੇ। 


'ਤਿੰਨਾਂ ਗੁਣਾਂ ਤੋਂ ਅਸੰਗ। 
'ਨਿਰਭੈ। 


'ਨਿਰਣਾ ਕਰ ਕੇ ਦੇਖਿਆ ਹੈ ਕਿ ਤੂੰ (ਬੇਖ] ਮੁੱਢ ਤੋਂ (ਅਬੇਖੰ) 
ਅਮੁੱਢ ਭਾਵ ਨੂੰ ਨਿਰਮੂਲ ਰੂਪ ਹੈ। 

'ਲਗਾਤਾਰ ਮੂਰਖਾਂ ਦਾ ਨਾਸ ਕਰਨ ਵਾਲੇ ਹੋ। “ਤਿੱਖੇ ਤੇਜ ਵਾਲੇ 
ਹੋ। 

ਆਪ ਦੰਡ ਤੋਂ ਅਦੰਡ ਹੋ। (ਅ) ਜਿਨ੍ਹਾਂ ਨੂੰ ਕੋਈ ਦੰਡ ਨਾ ਦੇ 
ਸਕੇ ਉਨ੍ਹਾਂ ਨੂੰ ਦੰਡ ਦੇਣ ਵਾਲੇ ਹੋ। “ਫ਼ਲ ਨੂੰ ਨਾਸ ਕਰਨ ਵਾਲੇ 
ਹੋ। 

ਸਾਰਿਆਂ ਨੂੰ ਰਚਨ ਵਾਲੇ। 

ਬਿਪਤਾ ਨੂੰ ਨਾਸ ਕਰਨ ਵਾਲੇ। “ਵਰਾਂ ਨੂੰ ਵੰਡਣ ਵਾਲੇ। 
'ਸੰਸਾਰ ਦੇ ਗਹਿਣਾ ਰੂਪ। “ਤ੍ਰਿਪਤ ਕਰਨ ਵਾਲੇ। 
'ਦੋਸ਼ਾਂ ਤੋਂ ਰਹਿਤ। “ਵਿਚਾਰਿਆ ਹੈ। 


'ਸਾਰਿਆਂ ਵਿੱਚੋਂ। 

ਜਗਤ ਦੇ ਬੰਦਨਾ ਕਰਨ ਯੋਗ। 
ਸੁਤੰਤਰ, ਆਪ ਮੁਹਾਰੇ। “ਪਵਿੱਤੁ। 
'ਅਨੰਦ। 

'ਪਵਿੱਤ੍ਹ ਪਦਵੀ। 


(ਜਿਵੇਂ ਤੁਸਾਂ ਕਿਹਾ ਹੈ) ਤਿਵੇਂ ਹੀ ਹੋਵੇਗਾ। “ਵਰ ਲੈ ਕੇ। 
“ਦਰਸ਼ਨ ਕਰਕੇ। 

'ਆਗਿਆ। “ਅਕਾਲ ਪੁਰਖ ਤੋਂ। 

'ਧਰਤੀ ਮੰਡਲ, ਮਾਤ ਲੋਕ। 





310 


ਦਰਸੈਂ ਗੁਰ ਕੋ ਮੋਦ ਧਰਿ, 
ਪਰਸੈਂ ਪਗ ਸੁਖਕਾਰ ॥ ੭੭ ॥ 

ਕਹੈਂ ਪਰਸਪਰ ਆਜ ਲੌ, 

ਨਰ ਤਨ ਧਾਰੀ ਕੋਇ। 

ਗਯੋ ਨ ਆਗੇ ਜਾਇਗੋ, 

ਆਏ ਜਹਿਂ ਗੁਰ ਹੋਇ ॥ ੭੮॥ 

ਉਨੇ ਪਰਬਤ ਆਇ ਗੁਰ, 

ਸੰਗੀ ਲੀਨੇ ਸੰਗ। 

ਰਿਖਿ ਮੁਨਿ ਗਨ ਕੌ ਮਿਲਤਿ ਮਗ, 
ਚਲੇ ਕਿਲਾਸ਼ ਉਲੌਗ' ॥ ੭੯॥ 
ਚੌਪਈ: 

ਮਤ ਕੋਊ ਮਨ ਸ਼ੰਕਾ ਮਾਨੇ। 

ਸੁਰਨ ਪੁਰਨ' ਕਿਮ ਗੁਰੂ ਪਯਾਨੇ। 
ਸਨਕਾਦਿਕ ਨਾਰਦ ਭ੍ਰਿਗੁ ਆਦੀ। 
ਜਾਤਿ ਰਹੇ ਜਿਮ ਬੇਤਾਦਾਦੀ' ॥੮੦॥ 
ਯਹਿ ਕੈਮੁੱਤਕ ਨਜਾਇ' ਲਿਆ ਹੈ। 
ਜਹਿਂ ਗਿਰ' ਉਡੈ ਤੂਲ” ਤਹਿਂ ਕਿਆ ਹੈ। 
ਉਨਿ ਤੈ ਦਹ ਗੁਨਿ ਸ਼ਕਤੀ ਵਾਰੇ। 

ਥੇ ਸਤਿਗੁਰ ਪੂਰਨ ਅਵਤਾਰੇ ॥੮੧॥ 
ਜੇ ਜੇ ਕਾਮ ਸਤਿਗੁਰੂ ਕਰੇ। 

ਕਹੋ ਕਹਾਂ ਕਿਸ ਰਿਖਿ ਮੁਨਿ ਧਰੇ'। 
ਪੇਖਿ ਪੁਸਪਰ ਕਹਿ ਮੁਨਿ ਬ੍ਰਿੰਦਾ। 

ਹੈ ਨਰ ਤਨ ਯਹਿ ਸਹੀ ਗੁਬਿੰਦਾ ॥੮੨॥ 
ਬਿਹਰਤਿ' ਧਰਨੀ ਕਰਤਿ ਪਵਿੱਤਾ। 
ਲੋਗਨ ਕੀ ਕਲਯਾਨ ਨਮਿੱਤਾ। 

ਸੰਗ ਪਿਖੇ ਬਾਲਾ ਮਰਦਾਨਾ। 

ਯਾ ਬਿਧਿ ਛਬਿ' ਬਹੁ ਰਿਖਿਨਿ ਬਖਾਨਾ ॥੮੨॥ 
ਯਹਿ ਗੁਨ ਤੀਨ” ਕਿ ਤੀਨ ਕਾਲ£ ਹੈਂ। 


ਤੀਨ ਗਯਾਨ' ਕੈ ਤੀਨ ਜ੍ਹਾਲ? ਹੈਂ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਦੇਵਤਿਆਂ ਦੀਆਂ ਪੁਰੀਆਂ ਵਿੱਚ। 


/'ਅਣਗਿਣਤ। 

'ਜਿਸ ਨੇ ਵੱਡਾ ਕੰਮ ਕਰ ਲਿਆ ਹੋਵੇ ਉਸ ਨੂੰ ਛੋਟਾ ਕੰਮ ਕਰਨ 
'ਚ ਕੀ ਔਖਿਆਈ ਹੈ। 

'ਪਹਾੜ। “ਰੂੰ। 


'ਜੋਭਾ, ਉਪਮਾ। 

'ਤਿੰਨ ਗੁਣ (ਰਜੋ, ਸਤੋ, ਤਮੋ)। “ਤਿੰਨ ਸਮੇਂ (ਭੂਤ, 
ਭਵਿੱਖਤ, ਵਰਤਮਾਨ)। 

ਤਿੰਨ ਤਰ੍ਹਾਂ ਦਾ ਗਿਆਨ (ਸਮਾਨ, ਵਿਸ਼ੇਸ਼, ? ?)। “ਤਿੰਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ੬1 


ਤੀਨ ਲੋਕ' ਕਿਤ ਤੀਨ ਦੇਵ? ਹੈਂ। 
ਤੀਨ ਤ੍ਰਿਕ' ਕਿਤ” ਤੀਨ ਭੇਵ” ਹੈਂ ॥੮੪॥ 
ਬੁਹਮ ਈਸ਼ ਆਤਮ ਤਨ ਧਾਰੇ'। 


ਕਿਧੌਂ ਕਾਂਡ ਤ੍ਰੈ ਬੇਦ' ਉਦਾਰੇ। 
ਤੀਨ ਜੀਵ' ਤਿਨ ਤੀਨ ਅਵਸਥਾ?। 
ਆਨੰਦ ਤ੍ਰੈ', ਕੈ ਤੀਨੋ ਰਸਤਾ” ॥ ੮੫॥ 


ਯਾਂ ਬਿਧਿ ਰਿਖਿ ਬਹੁ ਕਲਪਨ ਕਰਿ ਕੈ। 
ਬਾਰ ਬਾਰ ਬੰਦੇ ਮੁਦਿ ਭਰਿ ਕੈ। 

ਯਾਰ ਕੰਦ ਤਿੱਬਤ ਸਬ ਹੇਰਾ। 

ਸ਼ਹਿਰ ਅਸਕਰਦੂ ਬਿਰੇ ਬਧੇਰਾ ॥ ੮੬॥ 
ਹੁਤੋ ਕਲੰਦਰ ਗੋਸ' ਬੁਖਾਰੀ”। 

ਤਹਾਂ ਫਕੀਰ ਪੀਰ ਇਕ ਭਾਰੀ। 

ਕਰਿ ਗੋਸ਼ਟ ਗੁਰ ਸੋਂ ਵਹਿ ਹਾਰਾ। 
ਸਾਦਕ' ਬਨਾ ਨਿਮਯੋ ਜਗ ਸਾਰਾ ॥੮੭॥ 
ਅਬਿ ਲੌ ਜਗਾ ਅਹੇ ਗੁਰ ਕੇਰੀ। 

ਦੁਰਗ' ਅਸਕਰਦੂ ਪਾਸ ਬਡੇਰੀ। 
ਨਾਨਕ ਪੀਰ ਨਾਮ ਸੈਂ ਧਯਾਵੈਂ। 

ਮੰਨਤ ਕੇਰ ਕੜਾਹ ਚਢਾਵੈਂ ॥੮੮॥ 
ਜੰਮੂ ਕੀ ਸੀਮਾ' ਹੈ ਤਹਾਂ। 

ਯਹਿਂ ਤੇ' ਸਿਖ ਪਿਖਿ ਆਏ ਵਹਾਂ?। 
ਤਹਿ ਤੇ ਚਲਿ ਗੁਰ ਪੁੰਗਰ ਦੇਸਾ। 

ਪੇਖੇ ਨੰਗੇ ਲੋਗ ਬਿਸੇਸ ॥ ੮੯॥ 

ਰਹਿ ਛੈ ਮਾਸ ਕੰਦਰਾ ਮਾਹੀ। 

ਬਰਫ਼ ਢਰਤਿ ਫਿਰ ਨਿਕਸਤ ਨਾਹੀ। 
ਕੰਦ ਮੂਲ ਪਲ' ਸਦ ਹੀ ਖੇਹੈਂ। 

ਅੰਨ ਨਹੀ ਤਹਿ ਪੈਦਾ ਹ੍ਹੋ ਹੈ ॥੯੦॥ 


ਅੱਗਾਂ (ਜਠਰਾਗਨੀ)-ਪੇਟ ਦੀ ਅੱਗ, ਬੜਵਾਨਲਿ-ਸਮੁੰਦਰ 
ਦੀ ਅੱਗ, ਦਵਾਨਲ-ਜੰਗਲ ਜਾਂ ਚੁੱਲੇ ਦੀ ਅੱਗ)। 
ਤਿੰਨ ਲੋਕ (ਸੁਰਗ, ਮਾਤ, ਪਤਾਲ)। “ਤਿੰਨ ਦੇਵਤੇ (ਬ੍ਰਹਮਾ, 
ਬਿਸ਼ਨ, ਸ਼ਿਵ)। 

ਤਿੰਨਾਂ ਦਾ ਇਕੱਠ ਜਿਵੇਂ ਗਿਆਤਾ, ਗਿਆਨ, ਗੇਯ ਆਦਿ। 
“ਜਾਂ। “ਤਿੰਨ ਭੇਦ (ਸਜਾਤੀ, ਬਿਜਾਤੀ, ਸੁਗਤ)। 

(ਜਾਂ ਸਮਝੋ) ਬੁਹਮ, ਈਸ਼ਰ ਤੇ ਆਤਮਾ ਨੇ (ਹੀ ਤਿੰਨ) 
ਸ਼ਰੀਰ ਧਾਰੇ ਹਨ। 

ਵੇਦ ਦੇ ਤਿੰਨ ਕਾਂਡ (ਕਰਮ, ਉਪਾਸ਼ਨਾ, ਗਿਆਨ)। 
ਤਿੰਨ ਜੀਵ (ਵਿਸ, ਤੈਜਸ, ਪੁੱਗਯ)। “ਤਿੰਨ ਅਵਸਥਾਵਾਂ। 
'ਤਿੰਨ ਅਨੰਦ (ਬ੍ੁਹਮਾਨੰਦ, ਭਜਨਾਨੌਦ, ਵਿਸ਼ਯਾਨੰਦ)। 
ਹਤਿੰਨਰਾਹ (ਜੋਗ, ਭਗਤੀ, ਗਿਆਨ)। 


'ਕਲੈਦਰ ਤੇ ਗੌਸ ਮੁਸਲਮਾਨ ਫ਼ਕੀਰਾਂ ਦੇ ਦਰਜੇ ਹਨ। “ਨਾਮ। 


'ਇਸ ਥਾਂ ਤੋਂ। ?ਓਥੇ। 
'ਪੰਗੂ ਦੇਸ ਜਿਸ ਨੂੰ ਪਾਂਗਾ ਭੀ ਆਖਦੇ ਹਨ। 





312 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
ਦੋਹਰਾ: 

ਮਨ ਮਹੇਸ਼' ਕੋ ਦੇਖਿ ਪੁਨ, 

ਮਾਨ ਸਰੋਵਰ ਆਇ। 

ਮਾਨ ਤਲਾਈ ਕਹਤਿ ਜਿਹ, 

ਮਿਲੇ ਸਿੱਧ ਬਹੁ ਤਾਇ' ॥ ੯੧॥ 

ਚੌਪਈ: 

ਤਹਿਂ ਤੇ ਚਲਿ ਗੁਰ ਅਏ ਅਗਾਰੀ। 

ਅਮਰ ਨਾਥ ਪੇਖਯੋ ਤ੍ਰਿਪੁਰਾਰੀ'। 'ਸ਼ਿਵ ਦਾ। 

ਅਮਰ ਕਥਾ ਜਹਿੰ ਬੈਠਿ ਸੁਨਾਈ। 

ਸ਼ਿਵਹਿ ਸ਼ਿਵਾ ਪ੍ਰਤਿ' 'ਇਕੰਤ _ਥਿਰਾਈ? 'ਸ਼ਿਵ ਨੇ ਪਾਰਬਤੀ ਨੂੰ। “ਬੈਠ ਕੇ। 
॥੯੨॥ 

ਲਿੰਗ ਬਰਫ਼ ਕਾ ਕੰਦੁ ਅੰਦਰ। 

ਬਨਿ ਹੈ ਇਸ ਤਦਬੀਰਹਿ' ਸੁੰਦਰ। 

ਹੈ ਸੁਰਾਖ ਪਰਬਤ ਕੇ ਮਾਂਹੀ। 

ਤਿਹ ਪਰ ਹਿਮ' ਜਬਿ ਪਰ ਹੈ ਵਾਹੀਂ ॥੯੩॥ 

ਟਪਕ ਟਪਕ ਹਿਮ ਨੀਚੇ ਜਮ ਹੈ। 

ਤਾਂ ਤੇ ਲਿੰਗ ਬਰਫ ਕਾਂ ਬਨ ਹੈ'। 

ਸਾਵਨ ਮਾਸ ਜਾਤ੍ਹ ਜੈਹੈਂ। 

ਵਹੈ ਲਿੰਗ ਪਿਖਿ ਧੰਨਯ ਮਨੈ ਹੈਂ ॥੯੪॥ 

ਔਰਤ ਮਰਦ ਨਗਨ ਬਨਿ' ਜਾਹੀਂ। 

ਭੋਜ ਪਤ] ਇਕ ਕਮਰ ਰਖਾਹੀਂ। 

ਪੂਜਾ ਆਧੀ ਲੇਤ ਗੁਸਾਈ। 

ਜੋ ਛੜੀਆ' ਸੰਗ ਜਾਤ ਨ ਜਾਈ ॥ ੯੫॥ 

ਅੱਧੀ ਲੈਹੇਂ ਮੁੱਸਲਮਾਨੂ। 

ਮਗ ਮੈ ਢਿਗ ਜੋ ਬਸੈਂ ਮਹਾਨੂੰ। 

ਤਹਿਂ ਤੇ ਚਲਿ ਸਤਿਗੁਰ ਅਗਵਾਏ। 

ਤੀਰਥ ਮਟਨ ਆਦਿ ਦਰਸਾਏ ॥੯੬॥ 

ਲੋਗ ਪਹਾਰੀ ਮਹਾਂ ਅਗਯਾਨੀ। 

ਮਾਨਤਿ ਪਾਹਨ ਦੇਵਰੁ ਪਾਨੀ'। 'ਪੱਥਰਾਂ ਤੇ ਪਾਣੀ ਨੂੰ ਦੇਵਤੇ ਮੰਨਦੇ ਹਨ। 
ਨਾਰ ਸਿੰਘ ਕੋ ਭੈਰੋਂ ਤਾਂਈ'। 'ਨਰ ਸਿੰਘ ਨੂੰ ਤੇ ਭੈਰੋਂ ਨੂੰ (ਵੀ ਮੰਨਦੇ ਹਨ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 313 


ਜਨਕ ਮਹਲ ਜਬਿ ਗਏ ਗੁਸਾਂਈ ॥੯੭॥ 

ਕਬਿੱਤ: 

ਜੇਤਿਕ ਸੋ ਦੇਸ ਹਨੂਮਾਨ ਕੋ ਪ੍ਰਮੇਸ਼ ਜਾਨਿ, 

ਪੂਜਤਿ ਮਹਾਨ ਕਰੈਂ ਜਾਨ ਲੌ ਕੁਰਬਾਨ ਹੈਂ। 

ਗਏ ਜਬਿ ਤਹਾਂ ਗੁਰ ਆਏ ਸਬਿ ਲੋਕ ਜੁਰਿ', ਜੁੜ ਕੇ, ਇਕੱਠੇ ਹੋ ਕੇ। 

ਕਹਯੋ ਉਨਿ ਦੇਵ ਫੁਰ' ਏਈ ਬਲਵਾਨ ਹੈ। 'ਸੱਚਾ ਦੇਵਤਾ। 

ਏਕ ਹੀ ਫਲਾਂਗ ਸਿੰਧੂ ਪਾਰ ਹੈ ਉਜਾਰ ਬਨ', ਗਇਕ ਹੀ ਛਾਲ ਨਾਲ ਸਮੁੰਦਰ ਪਾਰ ਹੋ ਕੇ (ਰਾਵਣ ਦਾ) ਬਾਗ਼ 

ਉਜਾੜ ਦਿੱਤਾ। 

ਲੈਕ ਜਾਰ” ਸੀਯ ਸੋਧ” ਦੀਨੋ ਰਾਮ ਆਨ ਹੈ। 'ਲੈਕਾ ਸਾੜ ਕੇ। “ਸੀਤਾ ਦੀ ਖ਼ਬਰ। 

ਸਾਗਰ ਬੰਧਾਇ' ਲੈਕਪਤਿ ਘਾਇ? ਜਿਆਇ_'ਸਮੁੰਦਰ ਤੇ (ਪੁਲ) ਬੰਨ੍ਹਾ ਕੇ। “ਰਾਵਣ ਮਾਰ ਕੇ। “ਲਛਮਣ ਨੂੰ 

ਸ਼ੇਸ਼ ਜਿਉਂਦਾ ਕਰਕੇ। (ਸ਼ੇਸ਼ ਨਾਗ ਦਾ ਅਵਤਾਰ ਹੋਣ ਤੇ ਲਛਮਣ ਨੂੰ 
ਰ੍ ਸ਼ੇਸ਼ ਕਿਹਾ ਹੈ।) 

ਰਾਮ ਸੀਅ ਕੋ ਲਿਆਇ ਤਖਤ ਦਿਲਾਨ! ਹੈ 'ਦੁਆਇਆ। 


॥੯੮॥ 
ਅਪ੍ਰਮਾਨ' ਬਲ ਹਨੂਮਾਨ ਸਮ ਆਨ ਨਾਹਿਂ, 'ਮਿਣਤੀ ਤੋਂ ਰਹਿਤ। 
ਪਾਇਕ' ਹੈ ਲਾਇਕ ਸੁਰਾਮ ਕੌ ਮਿਲਾਨ ਕੌ। 'ਸੇਵਕ। 


ਯਾਂਹੀ ਤੇ ਸੇਵਤਿ ਹਮ, ਨਿਸ ਦਿਨ ਤਾਂਹੀ ਸਬਿ, 

ਭੁਗਤਿ ਮੁਕਤਿ ਦਾਨ' ਜਾਨਤਿ ਨ ਆਨ ਕੋ। 'ਦੇਣ ਵਾਲਾ। 
ਕਹਸੋ ਗੁਰ ਏਰੇ ਮੂਢ ਭੂਲੇ ਹੋ ਅਗੂਢ' ਤੁਮ, ਪ੍ਰਤੱਖ ਹੀ। 

ਭਏ ਬੂੜ' ਬਾਵਰੇ ਨ ਕਰਤ ਸਯਾਨ ਕੋ। #ੁੱਬੇ ਹੋਏ। 

ਰਾਮ ਦਸਰਥ ਪੂਤ ਭਯੋ ਏਕ ਭੂਪ ਪੂਤ, 

ਹਨੂੰ ਤਾਹਿ ਦੂਤ' ਕੈਸੇ ਕਰਿ ਹੈ ਕਲਯਾਨ ਕੋ 'ਹਲਕਾਰਾ। 
॥੯੯॥ 

ਬਡੋ ਅਫਸੋਸ ਭਾਰੀ, ਧਾਰੀ ਮਤਿ ਦੋਸ਼ਵਾਰੀ 

ਪਾਇ ਸਰਦਾਰੀ ਫਿਰ ਪਾਜੀਪਨੋ' ਕਰਿ ਹੈ। 'ਕਾਇਰਤਾ, ਨੀਚਤਾ। 
ਜੈਸੇ ਕੋਈ ਬਾਦਸ਼ਾਹਿ, ਰੰਕ' ਤੇ ਸੁ ਧਨ ਚਾਹਿ, __'ਕੰਗਾਲ। 

ਸਿੰਘ! ਹੋਇ ਸਯਾਰ? ਤੈ ਧਰਤਿ ਅਤਿ ਡਰ ਹੈ। __ 'ਸ਼ੇਰ। “ਗਿੱਦੜ। 
ਬਾਰੁ ਤੈ' ਚਹੈ ਸੁ ਤੇਲ, ਬਾਂਝ ਸੁਤ ਹੁੰ ਤੈ ਖੇਲ?, __`ੇਤੇ ਤੋਂ। “ਵੰਝਿਆ ਤੋਂ ਖੇਡਦਾ ਪੁੱਤਰ। 
ਪਾਹਨ' ਕੀ ਨਾਉ? ਤੈ ਦਰਯਾਉ ਕੌਨ ਤਰ ਹੈ। 'ਪੱਥਰ। “ਬੇੜੀ। 
ਤੈਸੇ ਹੋਇ ਮਾਨੁਖ ਜੋ ਪੂਜੇ ਪਸੁ, ਪਾਨੀ, ਸਿਲ, 

ਗਯਾਨ ਸਿੰਘ ਜਾਨੋ ਸੋ ਤੋ ਬਿਨਾ ਪੂਛ ਖਰ' ਹੈ 'ਖੋਤਾ, ਗਧਾ। 





314 


॥੧੦੦॥ 

ਜੋਨਿ ਜੇ ਅਪਾਰ ਸਬਿ ਹੀ ਕੋ ਸਰਦਾਰ ਨਰ, 
ਮਾਨੁਖ ਅਵਤਾਰ ਕਰਤਾਰ ਕੀਨ ਹੈ ਇਦੈ'। 
ਜੈਸੇ ਬਾਨ ਰਾਘਵੇਸ' ਚੱਕਰ ਬੱਜੂ ਹਰਿ ਸੁਰੇਸ”, 
ਦੰਡ ਧਰਮੇਸ ਮਿ੍‌ਿਤੁਨੇਸ ਕਾਹੇ ਨ ਖਿਦੈ'। 

ਤੈਸੇ ਗੁਰਬਾਨੀ ਬਲਵਾਨੀ ਸੁਨਿ ਕਾਨੀ ਜਨ, 
ਐਸੋ ਕੌਨ ਜਗ ਮਾਹਿ ਜਾਂਹਿ ਉਰ ਨ ਭਿਦੈ'। 
ਆਇ ਪਰੇ ਪਾਇ ਧਾਇ ਜੋਰਿ ਹਾਥ ਮਾਥ ਨਾਇ, 
ਭਾਇ ਧਰਿ ਚਹਯੋ ਭਲ! ਮਨ ਤਨ ਕੈ ਫਿਦੈ? 


॥੧੦੧॥ 
ਸਤਿਨਾਮੁ ਉਪਦੇਸ਼ ਭਗਤਿ ਜਗਤ ਏਸ, 

ਦੈ ਕਰਿ ਬਿਸੇਸ ਗਜਾਨ ਕਲਯਾਨ ਕਾਰੀਆ। 
ਇਸੀ ਤੌਰ ਕਈ ਨੌਰ ਗੌਰ' ਕਰਿ ਜਾਇ ਗੁਰ, 
ਛੁਡਵਾਇ ਮੰਦ ਮਤਿ ਬੈਦਕ ਦਿਢਾਰੀਆ'। 


ਜਾਇ ਕਸ਼ਮੀਰ ਪੁਨ ਸੁਖਦ ਸਧੀਰ ਗੁਰ, 
ਸ਼ਾਹਾਬਾਦ, ਨੌਤ ਨਾਗ ਆਦਿਕ ਨਿਹਾਰੀਆ। 
ਪਾਮ ਪੁਰ, ਸ਼ਾਹ ਪਈ, ਨੱਗਰ ਸੀ ਨਿਹਾਰ', 
ਉਚਿ _ਨੌਰ ਬੈਠਿ ਗੁਰ ਸ਼ਬਦ _ਉਚਾਰੀਆ 
॥੧੦੨॥ 

ਸੁਨੀ ਧੁਨੀ' ਜਹਾਂ ਤੱਕ, ਦੁਨੀ ਗੁਨੀ” ਆਏ ਤੱਕ, 
ਚਿੱਤ੍ਰ ਸੇ ਰਹੇਂ ਹੈਂ ਤਕ' ਦੈ ਮਨ ਕਰਨ? ਹੈਂ] 

ਹੁਤੇ ਜੇ ਫਕੀਰ ਪੀਰ ਕਸ਼ਮੀਰ ਬੀਚ ਆਏ, 
ਭੀਰ ਭਈ ਗੁਰ ਤੀਰ' ਚਰਚਾ ਕਰਨ ਹੈਂ। 

ਜੇਤਿਕ ਸ੍ਰਾਲ ਕੀਨ, ਪਾਇ ਕੈ ਜਵਾਬ ਪੀਨ', 
ਭਏ ਸਬਿ ਦੀਨ ਗਹੇ ਗੁਰ ਕੇ ਚਰਨ ਹੈਂ। 
ਬਢਨਾਲ ਗਢਨ ਪੈ! ਬਿਦਵਾਨ ਜਢਨ ਪੈ”, 

ਤੈਸੇ ਬਾਦੀਓਂ ਪੈ” ਗੁਰੂ ਬਚਨ ਵਰਨ ਹੈਂ? 
॥੧੦੩॥ 

ਪੁਗਨੇ ਕਾਮਾਨ ਤਟ ਗੰਗਾ ਹਰਿ ਮੁਕਟ ਕੇ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਇਹੋ ਹੀ, ਇਸੇ ਨੂੰ ਹੀ। 

'ਰਾਮ ਚੰਦੂ ਦਾ ਤੀਰ। “ਵਿਸ਼ਨੂੰ ਦਾ ਸੁਦਰਸ਼ਨ ਚੱਕੂ ਤੇ ਇੰਦੂ ਦਾ 
ਬੱਜ। 

ਅੰਤ ਦੇ ਈਸ਼ਰ ਧਰਮਰਾਜ ਦਾ ਦੰਡ ਕਿਸ ਨੂੰ ਦੁੱਖ ਨਹੀਂ 
ਦੇਂਦਾ? 


'ਜਿਸ ਦਾ ਹਿਰਦਾ ਵਿੰਨ੍ਹਿਆ ਨਹੀਂ ਜਾਂਦਾ। 


(ਆਪਣਾ) ਭਲਾ। “ਕੁਰਬਾਨ ਕੀਤਾ। 


'ਖ਼ਿਆਲ। 
'ਵੈਦਕ ਮਤ ( ਆਸਤਕ ਮਤ) ਪੱਕਾ ਕੀਤਾ। 


ਸੀ ਨੱਗਰ (ਸ਼ਹਿਰ) ਦੇਖ ਕੇ। 
'ਅਵਾਜ਼। “ਦੁਨੀਆਂ ਦੇ ਗੁਣੀ। “ਦੇਖਣ ਲਈ। 
ਮੂਰਤਾਂ ਵਾਂਗ ਦੇਖਰ ਹੇ ਹਨ। “ਕੰਨ। 


'ਕੋਲ, ਪਾਸ। 
ਪੱਕੇ, ਤਕੜੇ। 


(ਜਿਵੇਂ) ਤੋਪ-ਕਿਲ੍ਹਿਆਂ ਉਪਰ। “ਮੂਰਖਾਂ ਉਪਰ। 
'ਝਗੜਾਲੂਆਂ ਉਪਰ। “ਵਰ੍ਹਦੇ ਹਨ। (ਅ) ਵਰਣਨ ਕਰੀਦੇ 
ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਇ ਮਨ ਸਾਰਦ ਬਿਸਾਰਦ ਨਿਹਾਰੀਆ'। 


ਕਨਕ' ਸਿੰਘਾਸਨ ਜਟਿਤਿ ਮਨਿ ਮਾਨਕ ਪੈ?, 
ਦੁਰਗਾ ਕੀ ਮੂਰਤਿ ਪੂਜਤਿ ਦੇਸ ਸਾਰੀਆ। 
ਸੁਨਿ ਗੁਰ ਆਵਨ ਐਂ ਗਾਵਨ ਗੁਸਾਂਈ ਦਿਜ, 
ਭਾਮਨਿ' ਸਮੇਤ ਆਇ ਮਤ ਯੌ ਉਚਾਰੀਆ। 
ਦੁਰਗਾ ਜਜਨ' ਔਰ ਭਜਨ ਮਕਾਰ ਪਾਂਚ”, 


ਸਜਨ ਹੈਂ ਸਾਚ ਸੋ_ਪਰਤਿ ਭਵ ਪਾਰੀਆ 
॥੧੦੪॥ 

ਸਰਬ ਸ਼ਕਤਿਵਾਨ, ਮਾਯਾ, ਪੁਕ੍ਰਿਤੀ'। 

ਦੁਬਿਧਾ ਸੂਰੂਪ ਜਢ ਚੇਤਨ ਅਨੂਪ ਭੂਪ', 


ਰਜ ਸਤ ਤਮ ਗੁਨਰੁਪ ਹੋਇ ਵਿਰਤੀ'। 


ਤਮ ਗੁਨ ਹੂੰ ਤੇ ਮਹਿਤੜ੍ਹ' ਨਭ” ਪੌਨ ਤੇਜਾ, 


ਜਲ ਧਰ' ਕ੍ਰਮ ਤੈ? ਉਪਾਈ ਪ੍ਰਵਿਰਤੀ”। 
ਇਨ ਹੀ ਤੈ ਬੂਲ ਭੂਤ ਭੌਤਕ ਪ੍ਰਪੰਚ ਭਯੋ', 


ਦੇਖੀਅਤਿ ਕਰਾਹਰ' ਸ੍ਰਿਸ਼ਟੀ ਜੁ _ਫਿਰਤੀ 
॥੧੦੫॥ 


ਸੂਖਮ ਅਪੰਚੀਕ੍ਰਿਤ' ਰਜ ਗੁਨ ਕੀ ਸ੍ਰਿਸ਼ਟਿ, 
ਇੰਦੀ ਸਕਰਮ' ਪ੍ਰਾਣ ਵਿਸ਼ੇ ਰਸ ਮਾਨੀਏ”। 


ਇੰਦੀ ਗਯਾਨ' ਮਨਿ ਬੁਧਿ” ਸ਼ਬਦਾਦਿ”, 


ਭਾਨਾਦਿ _ਚੌਦਸ ਹੀ ਦੇਵ, ਸਤਗੁਨ ਤੈ 
ਪੁਮਾਨੀਏ?। 


315 


'ਕਾਮਾਨ ਦੇ ਇਲਾਕੇ, ਗੰਗਾ ਦੇ ਕਿਨਾਰੇ, ਹਰੀ ਮੁਕਟ ਦੇ ਮਠ 
ਵਿੱਚ ਜਾ ਕੇ ਉੱਤਮ ਸਰਸੁਤੀ (ਦੁਰਗਾ) ਦੇਵੀ (ਦੀ ਮੂਰਤੀ) 
ਦੇਖੀ। 

ਸੋਨੇ ਦਾ। “ਉਪਰ ਮਣੀਆਂ ਤੇ ਮਾਣਕ ਜੜੇ ਹੋਏ। 


'ਇਸਤ੍ਰੀਆਂ। 

'ਪੂਜਨ। “ਪੰਜ ਮਕਾਰਾਂ ਦਾ ਸੇਵਨ। (ਪੰਜ ਮਕਾਰ-ਮਦਰਾ, 
ਮਾਸ, ਮੈਥਨ, ਮਾਇਆ, ਮੁਦ੍ਹਾ (ਭੁੱਜੇ ਹੋਏ ਚਣੇ ਤੇ ਚਿੜਵੇ 
ਅਤੇ ਕਣਕ ਦਾ ਬੇਰੜਾ)। 


'ਸਾਂਖ ਮਤ ਅਨੁਸਾਰ ਜਗਤ ਦਾ ਮੂਲ ਰੂਪ ਬੀਜ। 

'ਜੜ੍ਹ ਤੇ ਚੇਤਨ ਦੋ ਤਰ੍ਹਾਂ ਦਾ (ਉਸ ਦਾ) ਸਰੂਪ ਹੈ ਉਪਮਾ ਤੋਂ 
ਰਹਿਤ ਤ (ਭੂ) ਤੱਤਾਂ ਦੀ (ਪ) ਮਾਲਕ ਹੈ। 

'ਵਰਤ ਰਹੀ ਹੈ। 

'ਗ਼ੁਣਾਂ ਵਿੱਚ ਬਿਖਮਤਾ ਹੋਣ ਕਰ ਕੇ ਪ੍ਰਕ੍ਰਿਤੀ ਦੇ ਖੋਭ ਕਾਰਨ ਜੋ 
ਤੱਤ ਪੈਦਾ ਹੋਇਆ ਅਤੇ ਜੋ ਸ਼ਰੀਰ ਵਿੱਚ ਬੁੱਧੀ ਰੂਪ ਹੋ ਕੇ 
ਇਸਥਿਤ ਹੈ। ਅਕਾਸ਼। “ਅੱਗ। 

'ਧਰਤੀ। “ਨੰਬਰਵਾਰ (ਪੈਦਾ ਹੋਏ)। “(ਇਨ੍ਹਾਂ ਤੋਂ) ਸੂਖਮ 
ਸ੍ਰਿਸ਼ਟੀ ਪੈਦਾ ਕੀਤੀ। 

'ਇਨ੍ਹਾਂ (ਪੰਜਾਂ ਸੂਖਮ ਤੱਤਾਂ) ਤੋਂ (ਪੰਜ) ਸਬੂਲ ਤੱਤ (ਤੇ ਉਨ੍ਹਾਂ 
ਤੋਂ ਅੱਗੋਂ) ਪੰਜ ਭੌਤਕ ਸੰਸਾਰ (ਪੈਦਾ) ਹੋਇਆ। 

'ਕੁਰਬਲ ਕੁਰਬਲ ਕਰਦੀ। 


ਸੂਖਮ ਪੰਜ ਤੱਤ ਜਿਹੜੇ ਪੰਜਾਂ ਹਿੱਸਿਆਂ 'ਚ ਨਹੀਂ ਵੰਡੇ ਗਏ। 
'ਕਰਮਾਂ ਸਹਿਤ ਇੰਦੀਆਂ ਭਾਵ ਪੰਜ ਕਰਮ ਇੰਦੀਆਂ। “ਪੰਜ 
ਪ੍ਰਾਣ ਤੇ ਚੌਦਾਂ ਵਿਸ਼ੇਰਸ ਮੰਨੋ। 

'ਪੰਜ ਗਿਆਨ ਇੰਦੀਆਂ। “ਮਨ ਬੁਧਿ (ਚਿੱਤ ਤੇ ਹੰਕਾਰ ਚਾਰ 
ਅੰਤਹਕਰਣ)। ਸ਼ਬਦ ਸਪਰਸ ਆਦਿ ਚੌਦਾਂ ਵਿਸ਼ੇ। 

ਮੂਰਜ ਆਦਿ ਚੌਦਾਂ ਦੇਵਤੇ। “ਸਤੋ ਗੁਣ ਤੋਂ (ਪੈਦਾ ਹੋਏ) ਮੰਨੋ। 





316 


ਤੈਜਸ' ਪ੍ਰਾਗ? ਬਿਸ੍ਹ ਜੀਵ" ਭਏ ਭਾਨੀਏ"। 


ਹਰੀ ਹਰ ਅਜਰਮਾ ਉਮਾ ਸਾਰਦਾਇ ਤ੍ਰੈਈ', 


ਰਚੇ ਜਗਿ ਕਾਰ ਏ ਚਲਾਵਨ ਕੋ ਜਾਨੀਏ 
॥੧੦੬॥ 

ਜੇਤਕ ਪੁਪੰਚ ਹੈ ਬਿਰੰਚ' ਔਐ ਪਪੀਲਕਾ ਲੌ”, 
ਜਾਯਾ' ਸਬ ਮਾਯਾ ਨੈ ਫੈਲਾਯਾ ਨਿਜ ਤਨ ਹੈ। 
ਯਾਹੀ ਕੋ! ਦੁਖਾਵਤਿ ਜੋ ਤਾਹੀ ਕੋ ਸੁ ਘਾਵਤਿ ਹੈ?, 
ਅੰਸਾ ਅਵਤਾਰ' ਰਾਮ ਕ੍ਰਿਸ਼ਨਾਦਿ ਬਨ ਹੈ। 


ਜਬਿ ਅਵਤਾਰਨ ਤੈ ਰਾਖਸ਼ ਮਰਤ ਨਾਹਿ, 

ਆਪ ਸ਼ਮਸ਼ੇਰ ਗਹਿ ਫੇਰ ਤਿਨੈ ਹਨ ਹੈ। 

ਐਸੀ ਸੁਨਿ ਬਾਨੀ ਦੇਵੀ ਭਗਤ ਕੀ ਗਯਾਨੀ ਗੁਰ, 
ਦਾਨੀ ਮੋਖ ਭੋਗ ਬੋਲੇ ਖੋਲੇ ਗੁਨ ਗਨ ਹੈਂ 
॥੧੦੭॥ 

ਜਦਯਪਿ ਉਪਾਯਾ ਜਗ ਮਾਯਾ ਤੁਮ ਸਾਚ ਗਾਯਾ, 
ਤਦਜਯਪਿ ਸੁਤੰਤਰ ਨ ਸਾਕੈ ਕੁਛ ਕਰਿ ਹੈ। 

ਬਿਨ ਪੁਮਾਨ' ਬਾਂਝ ਸੁਤਾ ਕੇ ਸਮਾਨ ਜਾਨ, 
ਮਾਨਨੌਂ ਅਦ੍ਰਿਸ਼ਟਿ' ਹੋਤ ਦ੍ਰਿਸ਼ਟਿ? ਅਨੁਸਰ ਹੈ। 
ਜੈਸੇ ਨਾਰਿ ਪੁਰਖ ਕੇ ਆਸਰੇ ਅਧੀਨ ਰਹਿ, 
ਸੁਤਾ ਸੁਤ ਜਨਤਿ' ਨ ਜਨੈ ਬਿਨ ਨਰ ਹੈ?। 


ਮਾਯਾ ਨਾਰਿ ਬੁਹਮ ਕੀ ਹੈ ਸ਼ਕਤਿ ਵਿਚਾਰ ਤੈਸੇ, 
ਚਿਤ ਕੀ ਸ਼ਕਤਿ ਕਰਿ' ਜਗਤ ਬਿਥਰ ਹੈ? 
॥੧੦੮॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਈਸ਼ੂਰ' ਹਿਰਨ ਗੂਭ? ਬੈਸ੍ਹਾਨਰ” ਈਸ ਤੀਨਾ', 


'ਸਖੋਪਤ ਸ੍ਰਿਸ਼ਟੀ ਦਾ ਅਭਿਮਾਨੀ (ਈਸ਼ਰ)। ਸੁਪਨ ਸ੍ਰਿਸ਼ਟੀ 
ਦਾ ਅਭਿਮਾਨੀ (ਈਸ਼ਰ)। “ਜਾਗੁਤ ਸ੍ਰਿਸ਼ਟੀ ਦਾ ਅਭਿਮਾਨੀ 
(ਈਸ਼ਰ)। '(ਇਹ) ਤਿੰਨ ਈਸ਼ਰ ਹਨ। 

ਸੁਪਨ ਅਵਸਥਾ ਦਾ ਅਭਿਮਾਨੀ (ਜੀਵ)। “ਸਖੋਪਤ 
ਅਵਸਥਾ ਦਾ ਅਭਿਮਾਨੀ (ਜੀਵ)। “ਜਾਗੂਤ ਅਵਸਥਾ ਦਾ 
ਅਭਿਮਾਨੀ (ਜੀਵ)। "(ਇਹ ਤਿੰਨ) ਜੀਵ ਹੋਏ ਕਹੀਏ ਹਨ। 
#ਇਥੇ ਮੂਲ 'ਚ ਪਾਠ 'ਜੀਤ' ਸੀ ਪਰ ਅਸਾਂ ਇਸ ਨੂੰ 'ਜੀਵ' ਸ਼ੁਧ 
ਸਮਝ ਕੇ ਠੀਕ ਕਰ ਦਿੱਤਾ ਹੈ। 

'ਵਿਸ਼ਨੂੰ, ਸ਼ਿਵ, ਬ੍ਰਹਮਾ (ਤੇ ਉਨ੍ਹਾਂ ਦੀਆਂ ਤਿੰਨ ਸ਼ਕਤੀਆਂ) 
ਲੱਛਮੀ, ਪਾਰਬਤੀ ਤੇ ਸਰਸੁਤੀ ਆਦਿ। 


ਬ੍ਰਹਮਾ ਤੋਂ। “ਕੀੜੀ ਤੱਕ। 

ਪੈਦਾ ਕੀਤਾ। 

'ਇਸ (ਜਗਤ ਦੇ ਜੀਵਾਂ) ਨੂੰ। ਆਰ ਦੇਂਦੀ ਹੈ। 

'ਜਿਸ ਅਵਤਾਰ ਵਿੱਚ ਦੇਵਤਿਆਂ ਦੀਆਂ ਕਲਾਂ ਦੇ ਕੁਝ (ਅੰਸ਼) 
ਹਿੱਸੇ ਹੋਣ। 


ਸਬੂਤ। 
ਨ ਦਿੱਸਣ ਵਾਲੀ ਵਸਤੂ। “ਦਿੱਸਣ ਵਾਲੀ ਵਸਤੂ। 


ਧੀਆਂ ਪੁੱਤ ਜੰਮਦੀ ਹੈ। (ਪਰ) ਆਦਮੀ ਤੋਂ ਬਿਨਾਂ ਜੰਮ ਨਹੀਂ 
ਸਕਦੀ। 


'ਚੇਤਨ ਦੀ ਸ਼ਕਤੀ ਕਰਕੇ। “ਫੈਲਾ ਰਹੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਯਾ _ਪੁਣਾਮੀ' ਮਿਥਯਾ? ਦੁਖਦ _ਅਸੁਚੀ? 
ਕਾਮੀ”, 

ਜੈਸੋ ਰੂਪ ਯਾ ਕੋ ਤੈਸੋ ਜਗ ਦਿਖਰਾਇ ਹੈ। 

ਇੰਦੂ ਜਾਲ ਜਾਲ ਜਗ' ਸੂਪਨ ਬਿਸਾਲ? ਨਠੂਠ 
ਚੋਰ”, 

ਰਾਜ ਬਜਾਲ' ਖਜਾਲ ਕੀਏ ਨਰਹਾਇ ਹੈ। 

ਸੱਤ ਹੈ ਨਿਹਾਰੇ ਤੈ ਬਿਚਾਰੇ ਤੇ ਅਸਤ ਹੋਇ, 
ਮਾਯਾ 

ਛਲ ਰੂਪ ਅੰਸ਼ ਤਾ ਕੀ ਦੇਵੀਆਂ ਦਿਖਾਇ ਹੈ। 

ਤਾਂ ਤੇ ਤੁਮ ਤਾਂ ਕੋ ਅਬਿ ਜਜਨ' ਭਜਨ ਕਰੋ, 
ਭਜਨ ਪ੍ਰਭੂ ਕੋ ਸੰਗਿ ਸਜਨ ਰਹਾਇ ਹੈ 
॥੧੦੯॥ 

ਸਤਿ ਚਿਤ ਆਨੰਦ ਸੂਰੂਪ ਏਕਰਸ ਬੂਹਮ, 
ਤਾਹੀ ਕੇ ਧਰਮ ਜਗ ਮਾਹਿ ਭਾਸ ਹੈਂ ਭਰੇ'। 

ਹਰੀ ਹਰਿ ਬਿਧਿ' ਲੌ ਬਿਬਧਾ ਬਿਧਿ ਦੇਵੀਆਂ ਸੁ, 
ਇੰਤਜ਼ਾਰ' ਦ੍ਰਾਰ ਪੈ ਅਪਾਰ ਜਾਂਹਿ ਹੈਂ ਖਰੇ। 

ਤਾਂ ਕੀ ਸੁ ਨੈਨ ਸੈਨ' ਪਾਇ ਕੈ ਨਿਕਾਇ ਅੰਡ?, 
ਉਪਜਾਇ ਮਾਇ' ਪਾਰ? ਐ ਸੰਘਾਰ ਪੈ ਧਰੇ”। 
ਬੇਦ ਜਸ ਗਾਵੈਂ ਸੇਸ ਸਾਰਦ ਸੇ' ਧਯਾਵੈਂ, 

ਜਾਹਿ ਅੰਤ ਹੂੰ ਨ ਪਾਵੈਂ, ਪੈ ਅਨੰਤ ਕਹਿੰ ਹੂ ਖਰੇ 
॥੧੧੦॥ 

ਜੈਸੋ ਗੁਰ ਕਹਸੋ ਤੈਸੋ ਗਹਯੋ ਮਤ ਉਨਿ ਗੁਨਿ', 
ਸਤਿ ਨਾਮੁ ਜਪ ਥਪਿ' ਭਗਤੀ ਅਕਾਲ ਹੈ। 
ਤੋਖਿ ਆਦਿ ਪੌਧਿ ਪੋਖ ਛੋਰ ਮਤਵਾਰੀ ਦੋਖ', 


ਭਏ ਅਧਿਕਾਰੀ ਮੋਖ' ਗੁਰੂ ਕੇ ਸੁ ਲਾਲ ਹੈਂ। 

ਚ਼ਲ ਕੈ ਤਹਾਂ ਤੇ ਗੁਰ ਜੰਮੂ ਓਰ ਆਏ ਢੁਰ', 
ਮਿਲੇ ਸਿਧ ਸੁਰਪੁਰ ਸੋਨ ਸਰ ਤਾਲ ਹੈ”। 

ਦੇਖਿ ਪ੍ਰਮੰਡਲ', ਰਵਾਲ ਸਰ ਆਦਿ ਨੌਰ, 

ਨਗਰ ਬਟਾਲਾ ਫਿਰ ਕੀਓ ਆ ਨਿਹਾਲ ਹੈ 


11 


'ਬਦਲ ਜਾਣ ਵਾਲੀ। “ਝੂਠੀ। 'ਅਪਵਿੱਤ੍ਰ। "ਕਾਮ ਵਾਸ਼ਨਾ 
ਵਾਲੀ। 


'ਸਾਰਾ ਜਗਤ ਇੰਦੂ ਜਾਲ (ਜਾਦੂਗਰ ਦਾ ਤਮਾਸ਼ਾ) ਹੈ। “ਵੱਡਾ 
ਸੁਪਨਾ। “ਟਾਹਣੀਆਂ ਤੋਂ ਬਿਨਾਂ ਦਰੱਖ਼ਤ ਦੇ ਮੁੱਢ ਨੂੰ ਚੋਰ 
(ਕਲਪ ਲੈਣ ਵਾਲਾ)। 

'ਰਸੀ 'ਚ (ਕਲਪਿਆ) ਸੱਪ। 


'ਭਲੀ ਪ੍ਰਕਾਰ ਪ੍ਰਕਾਸ਼ ਕਰ ਰਹੇ ਹਨ। 
'ਅਨੇਕ ਕਿਸਮ ਦੀਆਂ। 

'ਉਡੀਕ ਵਿੱਚ। 

ਮੈਨਤ, ਇਸ਼ਾਰਾ। “ਸਾਰੇ ਬ੍ਰਹਮੰਡ। 
ਇਆ। “ਪਾਲਦੀ। 'ਫੇਰ ਮਾਰ ਦੇਂਦੀ ਹੈ। 
'ਸ਼ੇਸ਼ ਨਾਗ ਤੇ ਸਰਸੁਤੀ ਵਰਗੇ। 


'ਵਿਚਾਰ ਕੇ। 

ਧਾਰ ਕੇ, ਕਮਾ ਕੇ। 

ਸੰਤੋਖ ਆਦਿ (ਦੈਵੀ ਗੁਣਾਂ ਦੇ) ਬੂਟਿਆਂ ਨੂੰ ਪਾਲਣ ਲੱਗੇ ਤੇ 
ਝੱਲਪੁਣੇ ਵਾਲੇ ਅਉਗਣ ਛੱਡ ਦਿੱਤੇ। 

ਮੁਕਤੀ ਦੇ ਹੱਕਦਾਰ। 

ਭਾਵ ਤੁਰ ਕੇ। 

'ਸੁਰਪੁਰ (ਸ਼ਹਿਰ ਦੇ ਨੇੜੇ) ਸੋਨ ਸਰ ਤਾਲ (ਦੇ ਕਿਨਾਰੇ)। 
ਅਸਥਾਨ ਦਾ ਨਾਮ। 





318 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੧੧੧॥ 

ਸੋਰਠਾ: 

ਸਤਿਗੁਰ ਕੇ ਸੁਸਰਾਰ', 

ਥੇ ਤਹਿੰ ਠਾਂ ਬਡ ਭਾਗ ਨਰ। 
ਸੁਨਿ ਆਏ ਮੁਦ ਧਾਰ, 

ਹਿਤ ਦਰਸ਼ਨ ਚਲਿ ਗੁਰੂ ਪੈ ॥ ੧੧੨॥ 
ਦੋਹਰਾ: 

ਸਾਸੁ ਸਸੁਰ? ਗੁਰ ਸੁਤ ਤਿਆ", 
ਆਇ ਗਹੇ ਪਦ ਕੰਜ। 

ਹਾਥ ਜੋਰਿ ਬਿਨਤੀ ਕਰੀ, 

ਹੇ ਈਸ਼ਰ ਬਪੁ ਮੰਜ' ॥ ੧੧੨॥ 
ਆਪ ਫਕੀਰੀ ਤੌਰ ਗਹਿ, 

ਫਿਰ ਹੋ ਦੇਸ ਬਿਦੈਸ। 

ਰਾਵਰ ਕੇ ਤਿਯ ਸੁਤਨ ਕਾ, 

ਹੋਇ ਗੁਜ਼ਾਰਾ ਕੈਸ ॥ ੧੧੪॥ 
ਏਕ ਨੌਰ ਨਿਜ ਧਾਮ ਕਰਿ, 

ਇਨ ਕੋ ਦੇਹੁ ਬਸਾਇ। 

ਰਹੀਓ ਦੇਤਿ ਦੀਦਾਰ ਨਿਜ, 

ਜਬਿ ਤੁਮਾਰ ਮਨਿ ਭਾਇ ॥੧੧੫॥ 
ਯਹਿ ਸੁਨਿ ਗੁਰ ਸੱਤਮ' ਕਹਸੋ, 
ਭਲੀ ਕਰੈ ਕਰਤਾਰ। 

ਅਬਿ ਕੁਛ ਦਿਨ ਈਹਾਂ ਥਿਰੋ, 
ਬਨਿ ਹੈ ਸਬਿ ਬਿਵਹਾਰ ॥ ੧੧੬॥ 
ਤਹਿ ਤੇ ਚਲਿ ਪੁਨ ਸਤਿਗੁਰੂ, 
ਆਏ ਪੁਰ ਸੁਲਤਾਨ। 

ਸੀ ਨਾਨਕੀ ਆਦਿ ਸਬਿ, 

ਮਿਲੇ ਮੋਦ ਮਨਿ ਮਾਨ ॥ ੧੧੭॥ 
ਪੇਖਿ ਥਿਰੇ ਸ੍ਰੀ ਗੁਰ ਤਈਂ', 
ਧਯਾਇ ਕਰਯੋ ਬਿਸੁਾਾਮ। 

ਮਨ ਤਨ ਰਵ ਕਰਿ' ਗਯਾਨ ਹਰਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 319 


ਗੁਰ ਕੋ ਕਰਤਿ ਪੁਣਾਮ ॥ ੧੧੮॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਤੀਸਰੀ ਉਦਾਸੀ ਸੁਮੇਰ ਪ੍ਰਸੰਗ 
ਬਰਨਨੰ' ਨਾਮ ਗਯਾਰਮੋ ਬਿਸਰਾਮ ॥੧੧॥ 





320 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੨. (ਚੌਥੀ ਉਦਾਸੀ: ਤੁਰਕ ਦੇਸਾਂ ਦੀ ਸੈਰ, ਜੋਤੀ ਜੋਤਿ ਸਮਾਉਣਾ) 


ਕਬਿੱਤ: 

ਬੇਦਨ ਕੇ ਬਿੰਦ' ਹੈਂ ਕੁਨਿੰਦ” ਹੈਂ ਕਿਤੇਬਨ ਕੇ, 
ਜੁੱਗਨ ਕੀ ਜਿੰਦ ਚਾਰੋ ਚੱਕਰ' ਕੇ ਚੰਦ ਹੈਂ। 
ਇਲਮਨ ਏਸ ਹੈ ਸੁਰੇਸ ਖਾਨੀ ਤੱਤ੍ਰਨ ਕੇ', 

ਪਾਦ ਬ੍ਰਹਮ ਧੂਮ ਕੇ ਸੂਕਰਮਨ ਕੇ ਕੰਦ ਹੈਂ'। 
ਬੰਦਨੀਯ ਬਰਨੋਂ ਕੇ' ਆਸਰਾ ਆਸ਼ੁਮੋ ਕੇ, 

ਸਾਧਨ ਕੇ ਸਿਧ ਬ੍ਰਿਧ ਮੁਕਤੀ ਅਮਿੰਦ ਹੈਂ। 
ਤਰਾਤਾ ਜਨ ਆਮ ਕੇ' ਸੁ ਗਜਾਨ ਹਰੀ ਸ੍ਰਾਮਿ 
ਕੇ?, 

ਸੁ ਵਾਹਿਗੁਰੂ ਨਾਮ ਕੇ ਬਰਨ ਚਾਰ ਬੰਦਿ ਹੈ' 
॥੧॥ 


੨੩੩ 


ਸੈਯਾ: 
ਜਨ ਜਾਂ ਰਸ ਲਾਗਿ ਤਿਆਗਿ ਬਨਾਰਸ', 


ਬਾਸ ਬਨਾਰਸ ਜਾਇ ਕਰੈਂ। 
ਬਿਨ ਹੀਰਥ ਤੀਰਥ ਕੋਟ ਅਟੈਂ', 


ਤਟ ਜਾਇ ਭਗੀਰਥਿ ਦੇਹ ਹਰੈ”। 

ਪੁਨ ਜਾਂ ਰਸ ਕੇ ਚਸਕੇ ਬਸਕੇ', 

ਬਨ ਐਂ ਧਸ ਕੇ ਬਨ ਤਾਪ ਕਰੈ”। 
ਅਬਿ ਸੋ ਸੁਖ ਸਾਰ ਉਦਾਰ' ਮਿਲੈ, 
ਇਕ ਵਾਰ ਜੁ ਵਾਹਿਗੁਰੂ ਉਚਰੈਂ ॥ ੨ ॥ 
ਦੋਹਰਾ: 

ਜਿਹ ਪਦ ਪਦਮ ਪਰਾਗ ਪਰ, 

ਮੁਨਿ ਮਲਿੰਦ ਮਨ ਲੀਨ'। 


ਸਗੁਨ ਸਗੁਨ ਤਿਨ ਪਗਨ ਕੀ, 
ਕੀਜੈ ਲਗਨ ਨਵੀਨ' ॥੩॥ 


'ਬੇਤਾ, ਗਿਆਤਾ, ਜਾਣੂ। “ਕਰਤੇ। 

ਚਹੁੰ ਦਿਸਾਂ। 

'ਇਲਮਾਂ ਦੇ ਬਾਦਸ਼ਾਹ ਹਨ, ਚਹੁੰ ਖਾਣੀਆਂ ਤੇ ਪੰਜਾਂ ਤੱਤਾਂ ਦੇ 
ਇੰਦੂ (ਰਾਜੇ) ਹਨ। 

'ਬੁਹਮ ਦੇ ਧਰਮ ਦੇ ਚਰਨ ਹਨ ਅਤੇ ਚੰਗੇ ਕਰਮਾਂ ਦੇ ਬੱਦਲ 
ਹਨ। 

ਚਹੁੰ ਵਰਨਾਂ ਦੇ ਬੰਦਨਾ ਕਰਨ ਯੋਗ। 

'ਸਾਧਨਾ ਦੇ ਸਿੱਧ ਕਰਨ ਵਾਲੇ ਅਤੇ ਵਡੀ (ਕੈਵਲ) ਮੁਕਤੀ 
ਛੇਤੀ (ਦੇਣ ਵਾਲੇ) ਹਨ। 

'ਆਮ ਲੋਕਾਂ ਦੇ ਤਾਰਨ ਵਾਲੇ। “ਮਾਲਕ (ਅਕਾਲ ਪੁਰਖ) ਦੇ। 


'ਚਾਰ ਅੱਖਰਾਂ ਨੂੰ ਬੰਦਨਾ ਕਰਦਾ ਹਾਂ। 


'ਪੁਰਸ਼ ਜਿਸ (ਆਤਮਰਸ ਦੀ ਪ੍ਰਾਪਤੀ ਦੀ) ਲਗਨ ਵਿੱਚ 
(ਗੁਹਸਤ ਦਾ) ਬਣਿਆ ਹੋਇਆਰਸ ਛੱਡ ਕੇ। 


'ਰਥ (ਆਦਿ ਸਵਾਰੀਆਂ) ਤੋਂ ਬਿਨਾਂ ਹੀ (ਪੈਦਲ) ਕ੍ਰੋੜਾਂ 
ਤੀਰਥਾਂ 'ਤੇ ਫਿਰਦੇਰਹਿਣ। 

ਗੰਗਾ ਦੇ ਕਿਨਾਰੇ 'ਤੇ ਜਾ ਕੇ ਸ਼ਰੀਰ ਤਿਆਗ ਦੇਣ। 
'ਸੁਆਦ ਦੇ ਵੱਸ ਹੋ ਕੇ। 

'ਜੰਗਲ ਅਤੇ ਪਾਣੀ ਵਿੱਚ ਵੜ ਕੇ ਤਪੱਸਿਆ ਕਰਨ। 
'ਉੱਤਮ ਤੇ ਸ੍ਰੇਸ਼ਟ। 


'ਜਿਨ੍ਹਾਂ (ਸਤਿਗੁਰਾਂ) ਦੇ ਚਰਨ ਕੰਵਲਾਂ ਦੀ ਧੂੜ ਉਪਰ ਮੁਨੀਆਂ 
ਦੇ ਮਨ ਭੌਰਿਆਂ ਵਾਂਗ ਲੀਨ ਹਨ। 


।. ਦੈਵੀ ਗੁਣਾਂ ਸਹਿਤ ਸਰਗੁਣ ਸਰੂਪ (ਸਤਿਗੁਰਾਂ) ਦੇ ਤਿੰਨਾਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ੬ 


ਚਰਨਾਂ ਦੀ ਨਵੀਂ ਲਗਨ (ਪੈਦਾ) ਕਰੋ। 

ਪਰੈ ਪਾਇ ਜੇ ਆਇ ਕੈ, 

ਕਰੇ ਸਾਇ ਪਤਿਰਾਇ'। 'ਉਸ ਨੂੰ ਬਾਦਸ਼ਾਹ ਬਣਾ ਦੇਂਦੇ ਹਨ। 

ਤਾਂ ਸੀ ਗੁਰੁ ਹਰਿ ਰਾਇ ਕੈ, 

ਧਯਾਇ ਪਾਏ ਮਨ ਲਾਇ ॥੪॥ 

ਆਦਿ ਗੁਰੂ ਕਾ ਬਾਦ ਬਰ, 

ਯਾਦ ਦਾਦਿ ਬੁਧਿ ਆਦਿ'। ਪਹਿਲੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਥਾ) ਦਾ 
ਸ੍ਰੇਸ਼ਟ ਕਥਨ, ਯਾਦ ਸ਼ਕਤੀ ਤੇ (ਸੇਸ਼ਟ) ਬੁੱਧੀ ਆਦਿ ਦੇਣ 
ਵਾਲਾ ਹੈ। 

ਆਧਿ ਬਿਆਧਿ ਉਪਾਧਿ ਹਰ', ਨਾਸ ਕਰਕੇ। 

ਦਰਿ ਪ੍ਰਮਾਦਿ ਬਿਖਾਦ' ॥੫॥ '(ਵਿਸ਼ਿਆਂ ਦਾ) ਪਾਗਲਪਨ ਤੇ ਦੁੱਖਾਂ ਨੂੰ ਦਲ ਦੇਂਦਾ ਹੈ। 

ਕਹੋਂ ਉਦਾਸੀ ਚਤ੍ਥੀ', 'ਚੌਥੀ। 

ਚਤੁਰ ਸੁਨੋ ਚਿਤਿ ਚਾਹਿ। 

ਚਤੁਰ ਹੋਇ ਫਲ ਚਤੁਰ' ਲਹਿ, 'ਚਾਰ ਫਲ। 

ਭੂਮਿ ਚਤੁਰਥੋ' ਪਾਹਿਂ ॥੬॥ 'ਚੌਥੀ ਭੂਮਿਕਾ। 

ਪੱਛਮ ਵਾਸਿਨਿ ਜੀਤਿ'। 'ਅੰਤਲੀ ਵਾਰ ਲਹਿੰਦੇ ਦੀ ਤਰਫ਼ ਪੱਛੋਂ ਵਾਸੀਆਂ ਨੂੰ ਜਿੱਤ ਕੇ। 

ਗੁਰਤਾ ਦੈ ਕਰਿ ਅੰਗਦੈ, 

ਕਹੋਂ ਸਮਾਵਨ ਮੀਤ ॥ ੭॥ 

ਕਬਿੱਤ: 

ਪੁਰ ਸੁਲਤਾਨ ਤੇ ਕਲਯਾਨ ਹੇਤ ਜੀਵਨ ਕੇ, 

ਪਯਾਨ ਕੈ' ਪੁਮੋਦ ਦਾਨ” ਕਲਾਨੌਰ ਜੌ ਗਏ। 'ਚੱਲ ਕੇ। “ਅਨੰਦ ਦੇ ਦਾਤੇ (ਸਤਿਗੁਰੂ)। 

ਪਾਰ ਭਵ ਸਿੰਧ' ਤੇ ਕਰਨ ਹਾਰ, ਆਪ ਪਾਰ 'ਸੰਸਾਰ ਸਮੁੰਦਰ। 

ਹੋਇ ਐਰਾਵਤੀ' , ਨਾਮ ਗਾਮ? ਦੂਈਏ ਗਏ। 'ਰਾਵੀ (ਨਦੀ) ਤੋਂ। “ਪਿੰਡ। 

ਜਿਮੀਦਾਰ ਦੂਦੀਏ' ਦਿਦਾਰ ਹੇਤ ਆਇ ਸਬਿ, _'ਗੋਤ ਦੇ। 

ਸੁਧਾ ਪਗ ਵਾਰ ਧਾਰ' ਸਿੱਖ ਤਬਿ ਹੀ ਠਏ”। 'ਚਰਨਾਂਮ੍ਰਿਤ ਲੈ ਕੇ। “ਬਣ ਗਏ। 

ਤਿਨੋ ਕੀ ਸਲਾਹਿ ਅੰ ਉਛਾਰਿ ਸੈ ਨਿਹਾਰ ਧਰਾ, 

ਤਹਾਂ ਏਕ ਗਾਉ ਕੀ ਬੁਨਯਾਦ' ਡਾਰਤੇ ਭਏ 'ਨਿਉਂ। 

॥੮॥ 

ਸੰਮਤ ਥੋ ਪੰਦ੍ਹਾ ਸੈ ਸੱਤ ਪੈ ਏਕ ਨੇਕ, 





6 


“ਲਗਨ ਸਗਨ ਦਿਨ ਘਰੀ ਸੁਭ ਧਰ ਕੇ'। 


ਸੀ ਕਰਤਾਰ ਜਪੁ ਕਰਤਾਰ ਬਪੁ' ਗੁਰ, 

ਨਾਮ ਕਰਤਾਰ ਪੁਰ ਥਪਿ' ਮੁਦ ਭਰ ਕੇ। 

ਲੌਪੁਰ' ਦੀਵਾਨ ਗੁਰ ਸੇਵਕ ਮਹਾਨ ਹੁਤੋ, 

ਕੀਨੀ ਸੋ ਕਰੋੜੀ ਮੱਲ ਸੇਵਾ ਪ੍ਰੇਮ ਭਰ ਕੇ। 

ਧਾਮ ਧੁਮਸਾਲ ਤਹਿ'ਂ ਬਿਸਦ' ਬਿਸਾਲ ਰਚਿ, 
ਲਯਾਇ ਕੈ ਬਸਾਇ ਸਬਿ ਲੋਕ ਗੁਰ ਘਰ ਕੇ 
॥੯॥ 

ਖੇਤੀ ਕਰਵਾਈ ਧਰਾ ਸਾਫ਼ ਬਨਵਾਈ ਬਹੁ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਵਿਚਾਰ ਕੇ। “ਕਿਸੇ ਮਕਾਨ ਜਾਂ ਨੱਗਰ ਦੀ ਨਿਉਂ ਰਖਣ ਸਮੇਂ 
ਗੁਰਮਤਿ ਦੀ ਰਹੁ ਰੀਤ ਨਹੀਂ ਸਗੋਂ ਮਨਮਤਿ ਹੈ। ਸਾਹੇ ਸੋਧਨ 
ਦੇ ਸਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਫ਼ੁਰਮਾਉਂਦੇ 
ਹਨ : "ਸਾਹਾ ਗਣਹਿ ਨ ਕਰਹਿ ਬੀਚਾਰੁ ॥ ਸਾਹੇ ਊਪਰਿ 
ਏਕੰਕਾਰੁ ॥ " ਹਰ ਕਾਰਜ ਦੇ ਅਰੰਭ ਵਿੱਚ ਵਾਹਿਗੁਰੂ ਅਤੇ 
ਸਤਿਗੁਰਾਂ ਪਾਸ ਅਰਦਾਸ ਕਰਨੀ ਹੀ ਪੂਰਨ ਗੁਰਮਤਿ ਹੈ : 
"ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ ॥ " ਅਤੇ "ਜੀਅ 
ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥" ਵਾਹਿਗੁਰੂ 
ਜੀ ਨੂੰ ਭੁਲਾ ਕੇ ਲਗਨਾਂ ਸਗੁਨਾਂ ਮਗਰ ਲੱਗਣ ਵਾਲਿਆਂ ਦੇ 
ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥" 
ਥਿੱਤਾਂ ਵਾਰਾਂ ਦੇ ਪੂਜਕਾਂ ਨੂੰ ਹਜ਼ੂਰ ਨੇ ਮੁਗਧ ਗਵਾਰ ਦਾ ਖ਼ਿਤਾਬ 
ਦਿੱਤਾ ਹੈ: "ਥਿਤੀ ਵਾਰ ਸੇਵਹਿ ਮੁਗਧ ਗਵਾਰ ॥ " ਗੁਰਮਤਿ 
ਰਹੁ-ਰੀਤ ਦੇ ਪ੍ਰਚੱਲਤ ਕਰਤਾ ਸਤਿਗੁਰੂ ਜੀ ਕਦ ਐਸਾ ਕਰ 
ਸਕਦੇ ਸਨ ਜਦ ਕਿ ਪਿੱਛੇ ਦਿੱਤੇ ਗੁਰਵਾਕ ਅਜਿਹੀ ਮਨਮਤਿ 
ਦਾ ਖੰਡਨ ਕਰਦੇ ਹਨ। ਗੁਰ ਘਰ ਦੇ ਅਨੰਨਜ ਸ਼ਰਧਾਵਾਨ, 
ਗੁਰਮਤਿ ਦੇ ਮਹਾਨ ਵਿਅਕਤੀ ਤੇ ਸਿਖਰਹੁ-ਰੀਤ ਦੇ ਮੁੱਖ 
ਗੁਰਸਿਖ ਸੰਗਤਿ ਮਿਲਾਪ ਕੋ ਪ੍ਰਤਾਪ ਐਸੋ, ਪਤਿਬੁਤ ਏਕ 
ਟੇਕ ਦੁਬਿਧਾ ਨਿਵਾਰੀ ਹੈ। ਪੂਛਤ ਨ ਜੋਤਿਕ ਅਉ ਬੇਦ ਬਿਤ 
ਵਾਰ ਕਛੂ, ਗੂਹ ਐ ਨਛੱਤਰ ਕੀ ਨ ਸ਼ੰਕਾ ਉਰ ਧਾਰੀ ਹੈ। ਜਾਨਤ 
ਨ ਸਗੁਨ ਲਗਨ ਆਨ ਦੇਵ ਸੇਵ, ਸ਼ਬਦ ਸੁਰਤਿ ਲਿਵ ਨੇਹ 
ਨਿਰੰਕਾਰੀ ਹੈ। ਸਿਖ ਸੰਤ ਬਾਲਕ ਸ੍ਰੀ ਗੁਰ ਪੁਤਿਪਾਲਕ ਹੁਇ, 
ਜੀਵਨ ਮੁਕਤਿ ਗਤਿ ਬ੍ਰਹਮ ਬੀਚਾਰੀ ਹੈ ॥੪੪੮॥ (ਕਬਿਤ 
ਸ੍ਰੈਯੇ ਭਾਈ ਗੁਰਦਾਸ ਜੀ) 

'ਸਰੂਪ। 

'ਰਖਿਆ। 


'ਲਾਹੌਰ ਦਾ। 


'ਉੱਜਲ, ਸੁੰਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਨਦ ਬਢਾਈ ਕਰਵਾਈ ਸਬਿ ਕਾਰ ਹੈ। 
ਰੌਨਕ ਬਢੀ ਬਿਸਾਲ ਥੋਰ ਦਿਨ ਮੈਂ ਕਮਾਲ', 
ਵੀਚ ਧੁਮਸਾਲ ਸਿਖ ਭਜਨ ਉਚਾਰ ਹੈਂ। 

ਲੈਗਰ ਅਪਾਰ ਰੈਨ ਦਿਨ ਇਕ ਸਾਰ ਬਟੈ', 
ਕੀਰ' ਔ ਫਕੀਰਨ ਕੀ ਭੀਰ ਰਹੈ ਭਾਰ ਹੈ। 
ਗੁਰੂ ਕਾ ਜ਼ਰੂਰ' ਦੂਰ ਦੂਰ ਮਸ਼ਹੂਰ ਭਯੋ, 
॥੧੦॥ 

ਕਥਾ ਕੀਰਤਨ ਪੁਨ ਲਾਗੀ ਰਹੇ ਸਦਾ ਧੁਨਿ, 
ਆਇ ਰਿਖਿ ਜਨ ਮੁਨਿ ਮਨਿ ਮੋਦ ਪਾਇ ਹੈਂ। 
ਸਦਾ ਬ੍ਰਤ ਦੋਊ ਗੁਰ ਲਾਇ ਰਾਖੇ ਨੀਕ ਸੋਊ, 
ਕੋਊ ਉਪਦੇਸ਼ ਲੇਵੈਂ ਭੋਜਨ ਕੋ ਖਾਇ ਹੈਂ। 

ਜਾਇ ਨ ਨਿਰਾਸ ਕੋਇ ਆਵੈ ਧਰਿ ਆਸ ਜੋਇ, 
ਜੈਸੀ ਜਾਂ ਕੀ ਵਾਸੁ' ਹੋਇ ਪੂਰੈਂ ਗੁਰ ਸਾਇ” ਹੈਂ। 
ਅੰਨ ਹੂਂ ਅੰਬਾਰ' ਖੇਤਿ ਜਮ ਹੀ ਅਪਾਰ, 
ਬੇਸ਼ੁਮਾਰ ਧਨੁ ਆਵੈ ਪੈ ਲੁਟਾਵੈਂ ਗੁਰਰਾਇ ਹੈਂ 
॥੧੧॥ 

ਰਿੱਧ ਸਿੱਧ ਹਾਥ ਜੋਰਿ ਰਹੈਂ ਖਰੀ ਦ੍ਰਾਰ ਪਰ, 
ਦੁਰਗਾ ਬੁਹਾਰੈ ਦਰ' ਦੇਵ ਸੇਵ ਕਾਰ ਹੈਂ। 

ਪੂਤ ਗੁਰ ਪੂਤ' ਜੁਗ ਅਤਿ ਹੀ ਸਪੂਤ ਘਰ, 
ਲਖਮੀ ਸੁਲਖਨੀ ਸੁਲਖਨੀ ਜੀ' ਸਾਰ ਹੈਂ] 
ਮਾਤ ਤਾਤ' ਆਨੰਦ ਰਹਾਤਿ ਦਿਨ ਰਾਤ ਹੇਰਿ, 
ਅੰਗ ਨ ਸਮਾਤ ਬਖਯਾਤ ਯੋਂ ਉਚਾਰ ਹੈਂ] 
ਪੰਡਿਤ ਜੋ ਭਾਖੀ ਲਿਖਿ ਰਾਖੀ ਸਾਖੀ ਜਨਮ ਕੀ, 
ਭਈ ਵਹੈ ਸਾਤ! ਬਾਤ ਪੇਖੀ ਆਜ ਸਾਰੁ ਹੈ 
॥੧੨॥ 

ਛਤ੍ਹ ਝੁਲੈਗਾ ਸੀਸ ਰਾਵ ਰੰਕ ਮਾਨੈ ਈਸ, 
ਜੰਤਕ ਅਧ੍ਹਮ ਦੀਸ ਬਿਸ੍ਹੇ ਬੀਸ ਹਰ ਹੈਂ'। 


ਛਾਇ ਹੈ ਸੁ ਇਕਬਾਲ' ਦੇਸ ਦੇਸ ਪੈ ਬਿਸਾਲ, 


4 


'ਵਾਸ਼ਨਾ, ਇੱਛਾ। “ਉਹੋ ਹੀ। 
'ਅੰਨ ਦੇ ਢੇਰ ਹੁੰਦੇ ਹਨ। 


'ਬੂਹੇ ਤੇ ਝਾੜੂ ਦੇਂਦੀ ਹੈ। 

'ਪਵਿੱਤਰ। 

'ਲਛਮੀ ਵਰਗੀ ਚੰਗੇ ਲੱਛਣਾਂ ਵਾਲੀ ਮਾਤਾ ਸੁਲੱਖਣੀ ਜੀ। 
(ਸਤਿਗੁਰਾਂ ਦੇ) ਪਿਤਾ। 


'ਜਿੰਨਾਂ ਪਾਪ ਦਿਸਦਾ ਹੈ (ਉਸ ਨੂੰ) ਚੰਗੀ ਤਰ੍ਹਾਂ ਨਾਸ ਕਰ 





324 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਟਾਲ ਕੈ ਕੁਚਾਲ ਕਲੀ ਕਾਲ ਬਲ ਦਰ ਹੈਂ”। 'ਦਲ ਦੇਣਗੇ, ਨਾਸ ਕਰ ਦੇਣਗੇ। 
ਈਸ਼ੂਰ ਕੀ ਭਗਤੀ ਗਯਾਨ ਬਿਸਤਾਰ ਹੈਂ'। 'ਫੈਲਾਉਣਗੇ। 
ਦੇਵਨ ਕੇ ਲੋਕ ਓਕ ਹੇਰਿ ਕਰਤਾਰ ਹੁੰ ਕੋ', ਦੇਵਤਿਆਂ ਦੇ ਲੋਕ ਤੇ ਕਰਤਾਰ ਦਾ ਘਰ (ਸਚ ਖੰਡ) ਦੇਖ ਕੇ 


(ਗੁਰੂ ਜੀ)। 
ਤਰਿ ਦਰਿਆਇ ਆਇ ਪਾਇ ਘਰ ਥਿਰ ਹੈੱ 
॥੧੩॥ 
ਦੋਹਰਾ: 
ਜੋ ਪੰਡਿਤ ਭਾਖੀ ਤਦੋਂ, 
ਹਮ ਪੇਖੀ ਸਬਿ ਨੈਨ। 
ਹਮ ਸਮ ਕੋ ਬਡਭਾਗ ਹੈ, 
ਐਸੋ ਸੁਤ ਜਿਨਿ ਐਨਿ' ॥੧੪॥ 
ਕਿਤਿਕ ਕਾਲ ਇਸ ਭਾਂਤਿ ਸੁਖਿ, 
ਜਨਨਿ ਜਨਕ' ਲਹਿ ਭੂਰ। 
ਗੁਰੁ ਸਨਮੁਖ ਤਨ ਛੋਰਿ ਨਿਜ, 
ਬਸੇ ਸੁ ਈਸ ਹਜ਼ੂਰ ॥੧੫॥ 
ਲਖਮੀ ਸਸਿ ਤੈ ਰੀਤਿ ਸਬਿ, 


ਲੀਨ ਚ਼ਹੈਂ ਗੁਰ ॥੧੬॥ 

ਪੱਛਮ ਦੇਸ ਸੂੱਛ' ਕਰਯੋ ਚਹਿਂ, 'ਪਵਿੱਤ੍। 

ਜਾਇ ਗੁਰੂ ਪਰਤੱਛ ਮਹਾਨੀ। 

ਪੁਜ ਸਥਾਨ ਤੁਰਕਾਨ' ਫਿਰੈਂ ਜਿਮ, 'ਤੁਰਕਾਂ ਦੇ ਪੂਜਨੀਕ ਅਸਥਾਨਾਂ (ਵਿੱਚ)। 
ਔਰ ਪਿਥੈਂ ਬਹੁ ਦੇਸ ਤੁਰਕਾਨੀ। 

ਏਮਨਬਾਦ ਭਵੈ ਬਰਬਾਦ, 

ਦਿਵੈਂ ਪੁਨ ਬਾਬਰ ਕੋ ਰਜਧਾਨੀ'। 

ਦੈ ਗੁਰਤਾ ਗੁਰ ਅੰਗਦ ਕੋ ਜਿਮ, 

ਜੋਤਿ ਮੈ ਜੋਤਿ ਮਿਲੈ ਸੁਖਦਾਨੀ ॥੧੭॥ 

ਏਤਿਕ ਗਾਥ ਭਵੈ' ਇਸ ਧਜਾਇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 325 


ਵਿਖੇ, ਸੁਨਿ ਲੇਹੁ ਸਰੀ ਗੁਰ ਪਯਾਰੇ। 

ਇਕ ਰੋਜ ਗੁਰੂ ਦਰਿਆਉ ਕੇ ਤੀਰ, 

ਥਿਰੇ ਚਲਿ ਕੈ ਮਧ ਜੰਗਲ ਭਾਰੇ। 

ਸਿੱਧ ਮੁਨੀਸ ਅਏ ਹਿਤ ਦੇਖਨ ਕੇ, 

ਸੁਨਿ ਕੈ ਗੁਰ ਬੈਨ ਰਹੇ ਮੁਦ ਧਾਰੇ। 

ਆਇ ਤਹਾਂ ਇਕ ਨਾਰ ਅਲੌਕਕ', 'ਅਸਚਰਜ। 

ਦੂਰਹਿ ਤੇ ਤਿਨ ਕੀਨਿ ਜੁਹਾਰੇ' ॥ ੧੮॥ 'ਨਮਸਕਾਰ। 

ਰਤਿ' ਤੈ ਅਤਿ ਸੁੰਦਰ ਰੂਪ ਅਨੂਪਮ, 'ਕਾਮ ਦੀ ਇਸਤ੍ਰੀ। 

ਖੋੜਸ ਸਾਲ' ਬਿਸਾਲ ਸੁਹਾਵੈ। 'ਸੋਲਾਂ ਸਾਲ (ਉਮਰ) ਦੀ। 

ਭੂਸ਼ਨ' ਭੂਰ ਜਰਾਊ ਜਰੇ, 'ਗਹਿਣੇ। 

ਨਖ ਤੇ ਸਿਖ ਲੌ ਦੁਤਿ ਦੀਹ ਦਿਪਾਵੈ'। 'ਨਹੁੱਆਂ ਤੋਂ ਸਿਰ ਦੀ ਚੋਟੀ ਤੱਕ (ਉਸ ਦੀ) ਸੋਭਾ ਬਹੁਤ 
ਚਮਕਦੀ ਸੀ। 

ਜਾ ਸਮ ਨਾਹਿ ਉਮਾ' ਕਮਲਾਂ?, ਰਤਿ, 'ਪਾਰਬਤੀ। 'ਲੱਛਮੀ। 

ਹੂਰ, ਸਚੀ' ਪਿਖਿ ਨੂਰ ਲਜਾਵੈ। 'ਇੰਦ੍ਰ ਦੀ ਇਸਤ੍ਰੀ। 

ਦੂਰ ਖਰੀ ਦਰਸੈ ਸੁ ਡਰੀ, 

ਪਰਸੇ ਡਰਿ ਪਾਇ ਨ ਆਇ ਸਕਾਵੈ ॥੧੯॥ 

ਧਯਾਵਤ ਜਾਂਹਿ ਸੁਰਾਸੁਰ ਕਿੰਨਰ', 'ਦੇਖੋ ਬਿਸ੍ਰਾਮ ੧੧ ਦੇ ਅੰਕ ੫ ਦੀਆਂ ਪੈਰ ਟਿੱਪਣੀਆਂ। 

ਜੱਛ' ਮੁਨੁੱਛ ਬਿਲੱਛ ਪ੍ਰਕਾਰੈ”। ਦੇਖੋ ਬਿਸ੍ਰਾਮ ੧੧ ਦੇ ਅੰਕ ੫ ਦੀਆਂ ਪੈਰ ਟਿੱਪਣੀਆਂ 

ਅੰਡ ਨਿਕਾਇ' ਬਨਾਇ ਬਿਰਾਇ, 'ਸਾਰੇ ਬੂਹਮੰਡਾਂ ਨੂੰ। 

ਖਪਾਇ ਧਰੈ ਜੁ ਚਹੈ ਕਰ ਡਾਰੈ। 

ਸਾਰਦ ਨਾਰਦ ਸੇਸ ਮਹੇਸ, 

ਰਟੈਂ ਗੁਨ ਬੇਸ' ਲਹੈਂ ਨਹਿ ਪਾਰੈ। 'ਸੁੰਦਰ। 

ਸੋ ਸ਼ਕਤੀ ਜਗਤੀ' ਭਗਤੀ? ਜਿਹ, 'ਜਗਤ ਵਿੱਚ। “ਸੇਵਾ ਵਾਸਤੇ। 

ਆਇ ਸ੍ਰੀ ਗੁਰ ਦ੍ਰਾਰ ਬੁਹਾਰੈ' ॥੨੦॥ ਜਿਹੜੀ ਆ ਕੇ ਝਾੜੂ ਦੇਂਦੀ ਹੈ। 

ਬਿਸ੍ਹ' ਬਿਬੱਸ” ਕਰੀ ਜਿਹ ਨੈ, 'ਸ੍ਰਿਸ਼ਟੀ। “ਅਧੀਨ। 

ਛਲ ਕੈ ਬਲ ਕੈ ਝਲਕੈ' ਦਿਖਰੈ ਕੈ। 'ਚਮਤਕਾਰ। 

ਮੋਹਿਤ ਹੂ ਪਰੇ ਜਿਹ ਪੈ ਸਬਿ, 

ਚਾਹਤਿ ਪੇਖਨ ਰੂਪ ਨਿਸੈ ਕੈ'। 'ਰਾਤ (ਦਿਨ)। 

ਤਾਂ ਬਲ ਨਾਹਿ ਚਲੈ ਗੁਰ ਪੈ, 

ਹਾਵ' ਰੁ ਭਾਵ? ਰਹੀ ਬਹੁ ਕੈ ਕੈ। 'ਕਾਵਿ ਅਨੁਸਾਰ ਮਨ ਦੇ ਭਾਵ ਕਰ ਕੇ ਅੰਗਾਂ ਵਿੱਚ ਪੈਦਾ ਹੋਈ 





326 


ਸ਼ੰਕਤ' ਯੋਂ ਢਿਗ ਆਵਤ ਨਾ, 

ਮਤ ਐਸ ਮਤ ਐਸ ਕਹੈਂ ਦਰਸੀਂ ਨਹਿ ਐ ਕੈ 
॥੨੧॥ 

ਦੋਹਰਾ: 

ਮਨ ਭਾਯਾ' ਮਾਯਾ ਕਰੇ, 

ਨਖਰੇ ਦਾਇ' ਅਦਾਇ”। 

ਜਬਿ ਗੁਰ ਨਹਿ ਤਿਸ ਦਿਸ ਪਿਖਜੋ, 

ਭਈ ਲੋਪ ਸ਼ਰਮਾਇ ॥ ੨੨ ॥ 

ਕਬਿੱਤ: 

ਬੂਝਯੋ ਮਰਦਾਨੇ ਮਹਾਰਾਜ ਏ ਮਹਾਨੇ ਨਾਰਿ, 
ਕੌਨ ਥੀ ਨਿਹਾਰ ਜਾਂਹਿ ਹਮ ਸਬਹੂੰ ਬਿਕੇ। 
ਨੂਰ' ਕੇ ਜ਼ਹੂਰ” ਆਗੇ ਫੀਕੇ ਸਸਿ ਸੂਰ ਲਾਗੇ, 
ਕੌਨ ਚਰਾਚਰ ਮੈ' ਜੋ ਯਾਂਹਿ ਪੇਖਿ ਨ ਚਕੇ”। 
ਹਾਵ ਭਾਵ ਦਾਵ ਘਾਵ ਗਾਨ ਤਾਨ ਠਾਨ' ਅਦਾ”, 
ਦੀਨ ਹੈ ਅਧੀਨ ਹਾਰੀ ਆਪ ਨੈਕ ਨ ਤਕੇ। 
ਕਹਸੋ ਗੁਰੂ ਮਾਯਾ ਏਹੁ ਜਗ ਭੂਮਾਯਾ ਜਿਨ, 
ਔਰ ਕੀ ਕਹਾ ਧੌ' ਹਰੀ ਹਰ ਅਜ ਸੇ ਛਕੇ 
॥੨੩॥ 

ਦੋਹਰਾ: 

ਮਨ ਬਸ ਕੀਨੋ ਜਾਂਹਿ। 

ਇਸ ਠਗਨੀ ਤੇ ਬਚਜੋ ਹੈ, 

ਅਔਰੈ ਰਹੀ ਚਬਾਹਿ ॥੨੪॥ 

ਕਬਿੱਤ: 

ਔਰ ਬਹੁ ਯਾ ਕੀ ਸੈਨ ਮਦ ਮਤਸਰ' ਮੈਨ”, 
ਮੋਹ ਕੋਹ' ਲੋਭ ਆਦਿ ਬਡੇ ਬੀਰ ਠੱਗ ਹੈ। 
ਸ਼ਬਦ ਸਪ੍ਰਸ ਗੰਧ ਰੂਪ ਰਸ ਵਿਸ਼ੇ ਧੰਦਿ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਿਲਜੁਲ ਜਿਸ ਤੋਂ ਚਿੱਤ ਦੇ ਖਿਆਲਾਤ ਪ੍ਰਗਟ ਹੋਣ। 
ਅੰਤਹਕਰਣ ਦੀ ਦਸ਼ਾ ਨੂੰ ਪਰਗਟ ਕਰਨ ਵਾਲਾ ਮਾਨਸਕ 
ਵਿਕਾਰ। 

'ਸੰਗਦੀ, ਡਰਦੀ। 


'ਮਨ ਭਾਉਂਦੇ। 
'ਫ਼ਲ ਵਲ। “ਢੰਗ। 


'ਪੁਕਾਸ਼। “ਚਮਤਕਾਰ। 
'ਜੜ੍ਹ ਚੇਤਨ (ਸ੍ਰਿਸ਼ਟੀ) ਵਿੱਚ। “ਹੈਰਾਨ ਨਾ ਹੋਵੇ। 
'ਕਰਕੇ। “ਢੰਗ, ਚਾਲ। 


ਹੋਰਨਾਂ ਦੀ ਕੀ (ਕਥਾ) ਕਹੀਏ। 


'ਮ੍ਰਮੇਸ਼ਰ ਦਾ ਸਰੂਪ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 3237 


ਫੰਧ' ਪਾਇ ਲਾਲਚ ਕਾ ਬੰਧ ਰਾਖਯੋ ਜੱਗ ਹੈ। 'ਫਾਹਾ। 

ਕਾਨਨ' ਸਕਾਮ ਕੁਮ ਨਦੀ ਗਿਰ ਭੇਦ ਭੂਮ, 'ਜੰਗਲ। 

ਕੇਹਰ ਕਰੀ ਕੁਕ੍ਰਮ' ਰੋਕ ਰਹੇ ਮੱਗ? ਹੈਂ। 'ਖੋਟੇ ਕਰਮਾਂ ਰੂਪ ਸ਼ੇਰ ਤੇ ਹਾਥੀ। “ਰਸਤਾ। 

ਸ੍ਰਾਰਥੀ ਸਬੰਧੀ ਯਾਰ ਭੀਲ ਕੋਲ ਬਾਟ ਪਾਰ', 'ਮਤਲਬੀ (ਲੋਕ) ਭੀਲ ਹਨ, ਸਬੰਧੀ ਸੂਰ ਤੇ ਯਾਰ ਰਾਹਮਾਰ 
ਹਨ। 

ਤ੍ਰਿਸ਼ਨਾ ਹਿਰਸ' ਭਾਰ£ ਲਾਗਰਹੀ ਅੱਗ ਹੈ 'ਇੱਛਾ। “ਬਹੁਤੀ। 

॥੨੫॥ 

ਸ੍ਰੈਯਾ: 

ਕੋ ਇਕ ਸਾਧ ਬਚਯੋ ਇਨ ਤੇ, 

ਠਗਨੀ ਨਿਜ ਠੱਗ ਸੁ ਜਗ ਫਿਲਾਏ। 

ਬੀਰ ਬਨੈਤ' ਹਠੀ ਸਬਿ ਹੈਂ, 'ਬਾਂਕੇ (ਸੁੰਦਰ) ਸੂਰਮੇ। 

ਛਡ ਹੈਂ ਨਹਿ ਤਾਂਹਿ ਜੁ ਯਾਂਹਿ ਮਨਾਏ। 

ਕਾਮ ਬਲੀ ਸਰ' ਪਾਂਚ ਲੀਏ ਕਰ, 'ਤੀਰ। “ਹੱਥ। 

ਤੋਪ ਤੀਆ ਧਰਿ' ਦੇਤਿ ਉਡਾਏ। 'ਬੀੜ ਕੇ। 

ਤਿਨਿ ਸਾਧਨ ਕੇ ਪਗ ਮਾਥ ਝੁਕਾਏ ॥੨੬॥ 

ਸਿੰਘ' ਮਹਾਂ ਬਲਿ ਮੱਤ ਗਇੰਦਹਿ”, 

ਮਾਰ ਚਪੇਟਨ ਦੋਹਨ ਡਾਰੈਂ। 

ਲਾਖਨ ਸੋਂ ਧਰਿ ਧੀਰ ਲਰੈਂ ਰਨ, 

ਗਾਢੇ ਗਢਾਨ' ਜਿਤੈਂ ਬਿਨ ਬਾਰੈਂ”। 

ਨ ਚਲੈਂ ਕਬਹੂੰ ਪ੍ਰਨ ਤੈ ਜੁ ਉਚਾਰੈਂ। 

ਵਹਿ ਕਾਮ ਜਿੱਤੇ ਸਰ ਏਕਹਿ ਸੋਂ, 

ਪੁਨ ਤਾਂ ਰਤਿਰਾਜ' ਕੋ ਸਾਧ ਪਛਾਰੈਂ ॥੨੭॥ 

ਜੋਬਨ ਸੋੜ' ਸ਼ਿੰਗਾਰ ਸੁਹਾਈ। 

ਹਾਸ ਬਿਲਾਸ ਕਰੈ ਮੁਦ ਦਾ ਅਤਿ, 

ਲਾਇ ਸੁਗੰਧਿ ਸੁ ਗਾਇ ਸੁਨਾਈ। 

ਅਸ ਕਾਮਨਿ ਸੰਤ ਸਮੀਪ ਜੁ ਆਈ। 





328 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਮ ਮੇਰੁ' ਅਡੋਲ ਰਹੈਂ ਧਰਿ ਸੀਲ, 
ਲਖੈਂ ਨਿਸਚੈ ਭਗਨੀ' ਤਿਹ ਮਾਈ ॥੨੮॥ 
ਭਾਂਤਿ ਅਨੇਕ ਬਿਅੰਜਨ' ਕੋ ਪਿਖਿ, 
ਰੰਜਨ' ਕੇ ਹਿਤ ਨਾ ਮਨ ਚੈਹੈਂ। 

ਚੈਲ' ਪਵਿੱਤੁ ਬਚਿੱਤੁ ਅਵਾਸ? 

ਅਮੋਲਕ ਹੇਰਿ ਨ ਲੋਲਪ' ਹ੍ਹ ਹੈਂ। 

ਪਰ ਕੋ ਧਨ ਧਾਮ ਤਿਯਾ ਸੁਖ ਸੰਪਤ', 

ਰਾਜ ਤਿਲੋਕਹਿਂ ਲੌ ਨਹਿ ਚੈਹੈਂ। 

ਲਾਭ ਜਥਾ ਸੁ ਤਥਾ ਗਹਿ ਤੋਖ', 


ਸੁ ਲੋਭ ਕੋ ਜੀਤਿ ਅਲੋਭਰਹੈ ਹੈਂ ॥੨੯॥ 
ਪਰਰੱਨ ਨ ਅੰਨ ਨ ਧੱਨ ਵਿਖੈ 

ਨਹਿ ਮੱਨ ਦਯੋ ਜਿਹ ਨੈਕ' ਕਹੀਂ?। 

ਨਹਿ ਕੰਨਿ ਸੁਨੀ ਪਰ ਨਿੰਦ ਕਬੀ, 

ਹਸਤੇ ਅਸਤੇਯ' ਕਰੀ ਜੁ ਨਹੀਂ। 

ਨਿਜ ਹੱਕ ਬਿਸ਼ੱਕ ਜੋ ਛੱਕ ਰਹੇ, 

ਸਤ ਬੱਕ' ਨਿਝੱਕ ਸ੍ਰੈ? ਬੂਹਮ ਕਹੀਂ। 

ਵਹਿ ਰੂਪ ਅਨੂਪਮ ਈਸ ਸਹੀ, 

ਜਿਨਿ ਲੋਭਰੁ ਛੋਭ' ਕੀ ਅੰਸ ਦਹੀ? ॥ ੩੦ ॥ 
ਜੁ ਨਮਿੱਤ' ਬਿਨਾ ਨਿਤ ਦੇਵਹਿ' ਗਾਰੀ?। 
ਬਹੁ ਤਾੜਨ ਤ੍ਰਜਨ' ਹਾਥ ਉਠਾਵਨ, 
ਨਿੰਦਨ ਸਾਥ ਨਿਰਾਦਰ ਭਾਰੀ। 

ਦੁਰ ਦੈ ਅਲਜ਼ਾਮ' ਕਰੈਂ ਬਦਨਾਮ, 

ਸੁ ਕਾਮ ਬਿਗਾਰ ਧਰੈਂ ਅਪਕਾਰੀ'। 

ਨਹਿ ਕ੍ਰੋਧ ਫੁਰੈ ਤਿਨਿ ਪੈ ਜਿਹ ਕੋ, 

ਵਹਿ ਸਾਧ ਸਹੀ ਦਿਢ ਰੂਪ ਮੁਰਾਰੀ ॥੩੧॥ 
ਘਰਿ ਰਾਜ ਸਮਾਜ' ਦਰਾਜ ਮਹਾ”, 

ਗਜ ਬਾਜ' ਨ ਲਾਜ ਕਿਸੂ ਕੀ ਧਰੈ ਹੈਂ। 
ਮਾਤ ਪਿਤਾ ਸੁਤ ਬੰਧੁ ਹਿਤੂ, 


'ਸੁਮੇਰ ਪਰਬਤ ਵਾਂਗ। “ਜਤ। 
'ਭੈਣ। 

'ਭੋਜਨ। 

'ਪ੍ਸੰਨ ਹੋਣ। 

'ਬਸਤ੍ਰ। “ਰੰਗ-ਬਰੰਗੇ ਘਰ। 
'ਲੁਭਾਇਮਾਨ। 

'ਸਾਮਾਨ, ਸਮੱਗੂੀ। 


'ਜਿਹੋ ਜਿਹਾ (ਪਦਾਰਥ) ਲੱਭੇ, ਉਸੇ ਵਿੱਚ ਸੰਤੋਖ ਧਾਰਦੇ 
ਹਨ। 


'ਥੋੜਾ ਜਿਹਾ ਵੀ। “ਕਦੇ। 
'ਹੱਥ ਨਾਲ ਚੋਰੀ। 

'ਸੱਚ ਬੋਲਦੇ ਹਨ। “ਆਪਣੇ ਆਪ ਨੂੰ। 
'ਕਰੋਧ। “ਸਾੜ ਦਿੱਤੀ। 


'ਕਾਰਨ। 'ਗਾਲ੍ਹਾਂ। 
'ਧਮਕੀਆਂ ਦੇਂਦੇ ਹਨ। 


'ਖੋਟੇ ਦੋਸ਼ ਲਾ ਕੇ। 
'ਵਿਘਨਕਾਰੀ। 


'ਸਾਮਾਨ। “ਬਹੁਤ ਜ਼ਿਆਦਾ। 
ਹਾਥੀ ਤੇ ਘੋੜੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਨਤਾ' ਜਨਤਾ? ਸੁਖ ਦਾਇਕ ਵੈ ਹੈਂ। 
ਦੇਹ ਅਰੋਗ ਸੂਰੂਪ ਵਤੀ 

ਕਹਿ ਲੌ ਬਰਨੌ ਹਿਤ ਹ੍ਹੈ ਜਿਨ ਮੈ ਹੈਂ। 
ਸਬਿ ਨਾਸ ਭਏ ਨ ਜਏ' ਜਿਹ ਕਿੰਚਤ 
ਮੋਹ, ਸੁ ਸਾਧੁ ਸਹੀ ਸੂਤਿ ਕੈਹੈਂ ॥੩੨॥ 
ਦੁਰ' ਕਾਲ ਕੋ ਰੂਪ ਭਿਆਨਕ ਮਾਨਵ, 
ਕੋਪਿ ਕ੍ਰਿਪਾਨ ਕੁਰੂਪ ਦਿਖਾਵੈਂ। 

ਬਹੁ ਜੱਖ' ਪਿਸਾਚ” ਬਿਤਾਲ” ਪਰੇਤ, 


ਕਮਾਲ' ਕਰਾਲ? ਕਰੂਰ” ਡਰਾਵੈਂ। 
ਕਿਤ ਸਿੰਘ' ਭੁਜੰਗ? ਗਜਾਦਿ ਬੁਰੇ ਪਸੁ, 
ਖੇਦ ਕਰੈਂ ਬਹੁ ਆਨਿ ਸੰਤਾਵੈਂ। 

ਦੇਹ ਅਨਿੱਤ' ਸੁ ਸਾਧੁ ਕਹਾਵੈਂ ॥੩੩॥ 
ਦੋਹਰਾ: 

ਜੀਵਨ ਮੁਕਤਿ ਸੁ ਸਾਧੁ। 

ਤਾਂ ਕੇ ਨਿਕਟ ਨ ਜਾਇ ਹੈ, 

ਮਾਯਾ ਠਗਨੀ ਬਯਾਧਿ ॥੩੪॥ 
ਸਿੱਖਨ ਕੇ ਕਲਯਾਨ ਹਿਤ, 

ਕਰਤਿ ਚਰਿਤ' ਉਪਦੇਸ। 

ਗੁਰ ਢਿਗ ਰਹੈ ਬਿਸੇਸ ॥ ੩੫॥ 
ਆਦਿਕ ਸਿਖ ਅਪਾਰ। 

ਨਿਸ ਦਿਨ ਸੇਵੈਂ ਗੁਰੂ ਕੌ, 

ਜਾਨ ਰੂਪ ਕਰਤਾਰ ॥ ੩੬ ॥ 

ਚੌਪਈ: 
ਮਰਦਾਨੇ ਇਕ ਦਿਨ ਮਨ ਆਵੋਂ। 
ਕਹਸੋ ਮੁਝੈ ਮੱਕਾ ਦਿਖਰਾਵੋ। 


੨੬ 


/ ਦੇਖੋ ਬਿਸ੍ਹਾਮ ੧੧ ਦੇ ਅੰਕ ੫ ਦੀਆਂ ਪੈਰ ਟਿੱਪਣੀਆਂ। ਆਸ 


ਖਾਣੇ ਜੀਵ। “ਇਕ ਭੂਤ ਜਾਤੀ। 
'ਬਹੁਤੇ। “ਭਿਆਨਕ। “ਨਿਰਦਈ (ਰੂਪ ਧਾਰ ਕੇ) 
'ਸ਼ੇਰ। “ਸੱਪ। 





330 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਹਿਤ ਥੇ ਪਹਿਲੇ ਹੀ ਸਤਿਗੁਰ। 

ਪੱਛਮ ਦੇਸ ਬਿਸੇਸ ਪਿਖਨ ਫੁਰ' ॥੩੭॥ 
ਸਯਾਲ ਕੋਟ ਚਲਿ ਜਾਇ ਬਿਰਾਏ। 

ਲੋਗ ਘਨੇ ਦਰਸ਼ਨ ਕੋ ਆਏ। 
ਕੇਤਿਕ ਸਿਖ ਭਏ ਬਡਭਾਗੀ। 

ਹੋਏ ਮੁਕਤਿ ਭੁਗਤਿ ਕੇ ਭਾਗੀ ॥ ੩੮ ॥ 
ਸ਼ਹਿਰ ਵੀਚ ਭੇਜਯੋ ਮਰਦਾਨਾ। 

ਪੈਸੇ ਦੋਂ ਦੇ ਐਸੇ ਗਾਨਾ'। 

ਸਾਚ ਏਕ ਕਾ ਇਕ ਕਾ ਕੂਰ। 
ਲ੍ਯਾਵੋ ਸ਼ੀਘੂ ਹਮੈ ਜ਼ਰੂਰ' ॥ ੩੯ ॥ 
ਫਿਰਾ ਸ਼ਹਿਰ ਮਰਦਾਨਾ ਸਾਰੂ। 

ਮੂਲਾ ਭਗਤ ਦੀਨ ਲਿਖ ਚਾਰੂ'। 

ਜੀਵਨ ਝੂਠ ਮਰਨ ਹੈ ਸਾਚਾ। 

ਏਹੀ ਲਿਖਾ ਜਬੈ ਗੁਰਿ ਬਾਚਾ' ॥੪੦॥ 
ਹੋਇ ਖੁਸ਼ੀ ਤਾ ਕੋ ਸੰਗਿ ਲੀਨਾ। 

ਕੁਛ ਦਿਨ ਰਾਖ ਫੇਰ ਪਠ ਦੀਨਾ। 

ਸਾਲਿ ਬਾਹਨਰਾਜਾ ਇਕ ਭਯੋ। 

ਜਿਨ ਅਬਾਦ ਯਹਿ ਕਸਬਾ ਕਯੋ ॥੪੧॥ 
ਪੂਰਨ ਭਗਤ ਭਯੋ ਸੁਤ ਤਾਂ ਕਾ। 

ਕਿੱਸਾ ਜ਼ਾਹਰ ਹੈ ਜਗਿ ਜਾਂ ਕਾ। 

ਤਾਂ ਕੀ ਜਗਾ ਕੂਪ' ਗੁਰਿ ਪੇਖਾ। 

ਤਾਰੇ ਸਿਖ ਦੈ ਨਾਮ ਬਿਸੇਖਾ ॥੪੨॥ 
ਮੇਘ ਰੂਪ ਗੁਰ ਬਰਸਤਿ ਧਰ ਪੈ। 

ਖੇਤੀ ਬਾਗ ਘਾਸ ਹੂ ਵਰ ਪੈ। 

ਆਕ ਜਵਾਹਾਂ ਆਦਿਕ ਝਰਸੈਂ'। 
ਬਿਗਸਤਿ' ਸਿਖ ਤਜੋਂ ਸਾਕਤ ਤੁੱਸੈਂ” ॥੪੨॥ 


<< 


ਦੋਹਰਾ: 
ਅਏ ਵਜੀਰਾ ਬਾਦ ਢਿਗ, 
ਮਿਲਾ ਬਾਲ ਇਕ ਜਾਟ'। 
ਗੁਰ ਕੀ ਸੇਵਾ ਪ੍ਰੇਮ ਸੈ, 


'ਕਿਹਾ। 
'ਜ਼ਰੂਰਤ (ਲੋੜ) ਹੈ। 
'ਸੁੰਦਰ (ਬਚਨ)। 


'ਪੜ੍ਹਿਆ। 


'ਝੜ ਜਾਂਦੇ ਹਨ, ਸੁੱਕ ਜਾਂਦੇ ਹਨ। 
'ਖ਼ੁਸ਼ ਹੁੰਦੇ ਹਨ। “ਡਰਦੇ ਹਨ। 


'ਇਕ ਜੱਟ ਦਾ ਮੁੰਡਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 331 


ਕਰਿ ਮੇਵਾ ਲਿਯ ਖਾਟ ॥੪੪॥ 

ਭਏ ਖੁਸ਼ੀ ਗੁਰ ਤਾਹਿ ਪੈ, 
ਨਜਰੀ ਨਜਰ ਨਿਹਾਲ। 

ਸਤਿਨਾਮੁ ਕਰਮਾਤ ਦੈ, 
ਕੀਨੋ ਪੀਰ ਬਿਸਾਲ । ੪੫॥ 
ਚੌਪਈ: 

ਪਹਿਲੇ ਨਾਮ ਹੁਤੋ ਸੁਲਤਾਨਾ। 

ਗੁਰ ਸੁਲਤਾਨ ਸਖੀ ਕਿਯ ਗਾਨਾ। 
ਕਰਾਮਾਤ ਜਬਿ ਲਗਾ ਦਿਖਾਵਨ। 
ਮਾਨਨ ਲਗੀ ਖਲਕ ਮਨ ਭਾਵਨ ॥ ੪੬॥ 
ਗਹਿ ਤੁਰਕੋਂ ਨੇ ਤੁਰਕ ਬਨਾਯੋ। 
ਸ਼ੇਖ ਅਹਿਮਦ ਤਿਹ ਨਾਮ ਧਰਾਯੋ। 
ਹਿੰਦੂ ਤੁਰਕ ਅਬੀ ਲੌ ਮਾਨੈ। 

ਨਾਮ ਸਖੀ ਸਰਵਰ ਬਾਖਾਨੈ ॥੪੭॥ 
ਪੈ ਉਨਿ ਨਹਿ ਉਪਕਾਰ ਬਿਸਾਰਾ। 
ਗੁਰ ਕੋ ਮਾਨਤਿ ਰਹਾ ਉਦਾਰਾ। 
ਯਾਹੀਂ ਤੇ ਗੁਰ ਕਾ ਅਸਥਾਨੋ। 

ਹੈ ਮੁਕਾਨ' ਅੰਦਰ ਤਿਹ ਮਾਨੋ ॥੪੮॥ 
ਨਿਕਟ ਵਜੀਰਾ ਬਾਦ ਜੁ ਅਹੇ। 

ਨਾਮ ਨਗਾਹਾ ਤਾਂ ਕੋ ਕਹੇਂ] 

ਮਰਜੋ ਜਹਾਂ ਸੋ ਧੈਂਕਲ ਨੀਕੈ। 

ਡੇਰੇ ਇਸਮਾਈਲ ਨਜੀਕੈਂ ॥੪੯॥ 
ਗੁਰ ਐਸੇ ਬਹੁ ਕਰੇ ਨਿਹਾਲੇ। 
ਪਾਰਸ ਚੰਦਨ ਸਮੰ ਬਿਸਾਲੈ। 
ਧੱਨੀ' ਘੇਬੀ? ਪੋਠੋਹਾਰੈਂ” 


ਫਿਰ ਕਰਿ ਤਾਰੇ ਸਿਖ ਅਪਾਰੈਂ ॥੫੦॥ 
ਤੀਰਥ ਪਰ ਕਟਾਸ' ਜਬਿ ਗਏ। 


'ਜ਼ਿਲ੍ਹਾ ਜਿਹਲਮ ਦੀ ਤਸੀਲ ਚਕਵਾਲ ਦਾ ਇਲਾਕਾ। “ਫ਼ਤਹ 
ਜੰਗ ਅਤੇ ਪਿੰਡੀ ਘੇਪ ਦਾ ਇਲਾਕਾ ਜੋ ਜ਼ਿਲ੍ਹਾ ਕੈਂਬਲ ਪੁਰ 
(ਪੱਛਮੀ ਪਾਕਿਸਤਾਨ) ਵਿੱਚ ਹੈ, ਪਹਿਲਾਂ ਇਹਰਾਵਲਪਿੰਡੀ 
ਜ਼ਿਲ੍ਹੇ ਵਿੱਚ ਸੀ। “ਦਰਿਆ ਜਿਹਲਮ ਅਤੇ ਸਿੰਧ ਦੇ ਮਧ ਦਾ 
ਇਲਾਕਾ ਜਿਸ ਦਾ ਬਹੁਤਾ ਭਾਗ ਜ਼ਿਲ੍ਹਾਰਾਵਲਪਿੰਡੀ ਵਿੱਚ ਹੈ। 


'ਜ਼ਿਲ੍ਹਾ ਜਿਹਲਮ ਵਿੱਚ ਇਕ ਤੀਰਥ ਜੋ ਪਿੰਡ ਦਾਦਨ ਖਾਂ ਤੋੱ 





332 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੫ ਮੀਲ ਉੱਤੂ ਵੱਲ ਹੈ ਜਿਥੇ ਕੁਦਰਤੀ ਇਕ ਪਾਣੀ ਦਾ 
ਪ੍ਰਵਾਹ ਨਿਕਲਦਾ ਹੈ। 

ਸੁਨਿ ਜੋਗੀ ਬੈਰਾਗੀ ਅਏ। 

ਮੇਲਾ ਹੁਤੋ ਬਿਸਾਖੀ ਕੇਰੋ। 

ਨ੍ਹਾਵਣ ਹਿਤ ਜਨ ਅਏ ਬਧੇਰੋ ॥੫੧॥ 

ਸੁਨਿ ਗੁਰ ਸ਼ਬਦ ਮਸਤ ਸਬਿ ਹੋਏ। 

ਹੇਰਹਿਂ ਗੁਰ ਦਿਸ ਨਿਕਟ ਖਲੋਏ। 

ਫਿਰਗੇ ਮਨ ਸਬਿ ਕੇ ਇਕ ਵਾਰੀ। 

ਭਏ ਸਿੱਖ ਤਜਿ ਆਨ ਅਚਾਰੀ' ॥੫੨॥ 

ਯਾਂਹੀ ਤੇ ਅਬਿ ਲੌ ਤਿਸ ਦੇਸੈਂ। 

ਸਿੱਖੀ ਗੁਰ ਕੀ ਅਹੇ ਬਿਸੇਸੈਂ। 

ਸਤਿਨਾਮੁ ਸਬਿ ਤਈਂ ਦਿਢਾਯੋ। 

ਪਾਹਨ ਪੂਜਨ ਆਦਿ ਛੁਡਾਯੋ ॥ ੫੨ ॥ 


ਬਿਸ੍ਹਾਮਿਤੁ ਆਦਿ ਰਿਖਿ ਬਹੇ ॥੫੪॥ 

ਸੋ ਸਬਿ ਥਲ ਪਿਖਿ ਸਿੰਧੁ' ਕਿਨਾਰੇ। 'ਦਰਿਆ ਦਾ ਨਾਮ। 

ਕਰਤਿ ਸੈਲ ਗੁਰ ਚਲੇ ਉਦਾਰੇ। 

ਸੱਖਰ' ਭੱਖਰ? ਰੋੜੀ” ਭਾਵਤ। 'ਸ਼ਿਕਾਰਪੁਰ ਪਾਸ ਇਕ ਨੱਗਰ ਜਿਥੇ ਗੁਰੂ ਨਾਨਕ ਦੇਵ ਜੀ ਦਾ 
ਪ੍ਰਸਿੱਧ ਅਸਥਾਨ ਸਾਧ ਬੇਲਾ ਹੈ। “ਸਿੰਧ ਦਰਿਆ ਦਾ ਇਕ 
ਟਾਪੂ ਜੋ ਸੱਖਰ ਜ਼ਿਲ੍ਹੇ ਵਿੱਚ ਹੈ। ਇਥੇ ਇਕ ਪੁਰਾਣਾ ਕਿਲ੍ਹਾ ਹੈ। 
3ਇਕ ਸ਼ਹਿਰ ਜੋ ਸਿੰਧ ਦਰਿਆ ਦੇ ਕਿਨਾਰੇ ਹੈ। 

ਜਹਾਂ ਦੁਰਗ' ਮਧ ਸਿੰਧੁ ਸੁਹਾਵਤ ॥ ੫੫॥ 'ਕਿਲ੍ਹਾ। 

ਪੀਰ ਸੰਗਿ ਤਹਿ ਗੋਸ਼ਟ ਕਰਕੈ। 

ਪੁਨ ਸ਼ਿਕਾਰ ਪੁਰ ਤਈਂ ਨਿਹਰ ਕੈ। 

ਔਰ ਖੈਰ ਪੁਰ ਪਿਖਿ ਲੜਕਾਨਾ। 

ਸੇਵਨ' ਹੈਦੁਾਬਾਦ ਮਹਾਨਾ ॥ ੫੬॥ 'ਭਾਵ ਠਹਿਰੇ। 

ਸ਼ਹਿਰ ਨਗੂ ਠੱਟਾ ਨਦਿ ਤੀਰੈ'। 'ਦਰਿਆ (ਸਿੰਧ) ਦੇ ਕਿਨਾਰੇ। 

ਨਿਕਸਤਿ ਨੁਮਰੇ' ਜਹਾਂ ਗੰਭੀਰੈਂ। 'ਹਿੰਗੁਲਾਜ ਦੇ ਨੇੜੇ ਪਹਾੜੀ 'ਚ ਨਿਕਲ ਪੱਥਰ ਦੇ ਮਣਕੇ। 
ਇਕ ਪਹਾੜੀ ਦੀ ਕੰਦਰਾਂ ਨੂੰ ਹਿੰਗਲਾਜ ਆਖਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 333 


ਸਾਧੁ ਉਦਾਸੀ ਔਰ ਗੁਸਾਈਂ। 

ਜੋ ਪਹਿਨਤਿ ਗਰ ਮੈਂ ਗਰਬਾਈ' ॥੫੭॥ ਮਾਣ ਨਾਲ। 

ਠਹਿਰੇ ਪੁਨਾ ਕਰਾਚੀ ਬੰਦਰ'। ਬੰਦਰਗਾਹ (ਸਮੁੰਦਰੀ ਜਹਾਜ਼ਾਂ ਦਾ ਅੱਡਾ)। 
ਹੈ ਜਹਿਂ ਨਦੀ ਤੀਰ ਅਬਿ ਮੰਦਰ। 

ਪੇਖੀ ਜਾਇ ਹਿੰਗੁਲਾ ਮਾਈ। 

ਚੰਦੂ ਕੂਪ ਲੌ ਨੌਰ ਸੁਹਾਈ ॥੫੮॥ 

ਏਕ ਸਾਲ ਲੌ ਸਿੰਧੁ ਮਝਾਰੀ'। 'ਸਿੰਧ ਦੇ ਇਲਾਕੇ ਵਿੱਚ। 
ਇਤ ਉਤ ਬਿਚਰਿ ਖਲਕ ਬਹੁ ਤਾਰੀ। 

ਪੀਰ ਬਾਛਰਾ' ਪਾਹਨ” ਪਾਨੀ। ਨਾਮ। “ਪੱਥਰ 'ਤੇ। 
ਮਾਨਤ ਥੀ ਤਹਿਂ ਸਬਿ ਹਿੰਦੁਵਾਨੀ ॥੫੯॥ 

ਜਹਾਂ ਜਹਾਂ ਸਤਿਗੁਰ ਤਬਿ ਗਏ। 

ਚਰਚਾ ਕਰਿ ਅਰ ਸ਼ਕਤਿ ਦਿਖਏ। 

ਸਤਿਨਾਮੁ ਹਰਿ ਭਗਤਿ ਦਿਢਾਈ। 

ਝੂਠੇ ਮਤ ਸਬਿ ਦਏ ਛੁਡਾਈ ॥੬੦॥ 

ਅਬਿ ਲੌ ਉਸ ਸਬਿ ਦੇਸ ਮਝਾਰੀ। 

ਨਗਰ ਗਾਉ ਹੈ ਜਿਤਿਕ ਅਪਾਰੀ। 

ਦੋ ਦੋ ਚਾਰ ਚਾਰ ਧਰਮਸਾਲਾ। 

ਕਹਿਤ ਠਿਕਾਨੇ ਜਿਨੈ ਬਿਸਾਲਾ ॥੬੧॥ 

ਹੈਂ ਸਬਿ ਮੈਂ ਗੁਰੁ ਗ੍ਰੰਥ ਪ੍ਰਕਾਸ਼ੈਂ। 

ਕੀਰਤਨੁ ਕਥਾ ਨਿਤਾ ਪ੍ਰਤਿ ਭਾਸੈਂ'। 'ਉਚਾਰਨ ਕਰਦੇ ਹਨ। 
ਬਿਨ ਗੁਰ ਸ਼ਬਦ ਸੁਨੇ ਅਰ ਦਰਸੇ। 

ਅੰਨੋਦਕ' ਕੋ ਨਹਿ ਵਹਿ ਪਰਸੇ2 ॥੬੨॥ 'ਅੰਨ ਤੇ ਜਲ। 'ਛੁਹੰਦੇ। 
ਬਿਨ ਗੁਰੁ ਗ੍ਰੰਥ ਨ ਔਰੈ ਜਜੈਂ”। 'ਪੂਜਦੇ। 
ਵਾਹਿਗੁਰੂ ਬਿਨ ਔਰ ਨ ਭਜੈਂ। 

ਸਿੰਧੁ ਸਮਾਨ ਨ ਗੁਰ ਕੀ ਸਿੱਖੀ। 

ਹੈ ਨਹਿ ਕਹੀਂ ਸਹੀ ਹਮ ਪਿੱਖੀ ॥ ੬੩॥ 

ਦੋਹਰਾ: 

ਪੇਖ ਬਿਲੋਚਸਤਾਨ ਗੁਰ, 

ਪੁਨ ਪਿਖਿ ਰੇਗਸਤਾਨ। 





334 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਯੋ ਮੁਲਕ ਅਫਗਾਨ' ॥੬੪॥ 


ਕਰ' ਕੂਜਾ? ਖਾਸਾ, ਤਸਬੀ'' ਆਸਾ?, 


ਤਾਜ ਚੌਕਲਾ' ਭਾਵੈ ॥ ੬੫॥ 

ਲਿਯ ਬਗਲ' ਕੁਰਾਨਾ, ਸਮ ਮੌਲਾਨਾ, 
ਵੇਸ ਫਕੀਰੀ ਸੋਹੈ। 

ਜਹਿੰ ਜਹਿੰ ਗੁਰ ਜਾਵੈਂ, ਆਦਰ ਪਾਵੈ, 
ਪਿਖਿ ਨਰ ਨਾਰੀ ਮੋਹੈਂ। 

ਲਖਿ' ਬਲਖ, ਬੁਖਾਰਾ, ਮੁਲਕ ਅਪਾਰਾ, 
ਪਹੁੰਚੇ ਮੱਕੇ ਜਾਈ। 

ਗੁਰ ਸੋਏ ਨਿਸ ਕੋ, ਕਾਬੇ' ਦਿਸ ਕੋ, 
ਪਗ ਪੰਕਜ ਫੈਲਾਈ ॥ ੬੬॥ 

ਜਬਿ ਭਯੋ ਸਕਾਰਾ', ਝਾੜੂ ਵਾਰਾ, 
ਆਯੋ ਜੀਵਣ ਨਾਮੀ। 

ਤਿਨ ਐਸ ਬਗੋਯਾ', ਤੂੰ ਕੋ ਸੋਯਾ, 
ਬਡ ਬੇ ਅਦਬ ਅਕਾਮੀ'। 

ਘਰ ਓਰ ਖੁਦਾ ਕੇ, ਪਾਉਂ ਫਿਲਾ ਕੇ, 
ਤੂੰ ਕਸ ਪਰਾ ਬਿਸੱਕੇ'। 

ਗੁਰ ਉਤ ਦੀਆ, ਸੁਨ ਤੂੰ ਮੀਆਂ, 

ਹਮ ਮੌਸਾਫਰ ਥੱਕੇ ॥੬੭॥ 

ਘਰ ਨਹੀ ਖੁਦਾ ਕਾ, ਜਿਤ ਵਲ ਬਾਂਕਾ, 
ਤਿਤ ਵਲ ਪਗ ਮਮ ਕਰਿਓ। 


'ਹੱਥ ਵਿੱਚ। “ਦਸਤੇ ਵਾਲਾ ਲੋਟਾ। “ਚੰਗਾ। ''ਮਾਲਾ। 
2੭ਫਕੀਰਾਂ ਵਾਲਾ ਸੋਟਾ। 

'ਚਾਰ ਕਲੀਆਂ ਵਾਲੀ ਤਾਜ ਦੀ ਸ਼ਕਲ ਦੀ ਫਕੀਰਾਂ ਦੀ ਟੋਪੀ। 
'ਕੱਛ ਵਿੱਚ। 


'ਲੈਘ ਕੇ। 


'ਕਾਬਾ, ਅਰਬ ਦੇਸ਼ ਦੇ ਮੱਕੇ ਸ਼ਹਿਰ ਵਿੱਚ ਮੁਸਲਮਾਨਾਂ ਦੇ 
ਕੇਂਦਰੀ ਧਰਮ ਮੰਦਰ। 


'ਸਵੇਰਾ। 


'ਕਿਹਾ। 
'ਬਿਨਾਂ ਕੰਮ ਤੋਂ। 


'ਕਿਸ ਤਰ੍ਹਾਂ ਪਿਆ ਹੈਂ ਬੇ-ਫ਼ਿਕਰ ਹੋ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਨਿ ਪਕਰਿ ਫਿਰਾਏ, ਦੁਤੀ ਦਿਸਾਏ', 
ਜਬਿ ਤਜ ਫੇਰ ਨਿਹਰਿਓ। 

ਪਗ ਗੁਰੂ ਅਗਾਰੀ, ਚਾਰ ਦੀਵਾਰੀ, 
ਫਿਰ ਭੀ ਖਰੀ ਨਿਹਾਰੀ। 

ਜਿਤ ਜਿਤ ਵਲ ਫੇਰੇ, ਤਿਤ ਤਿਤ ਹੇਰੇ, 
ਕਾਬਾ ਚਰਨ ਅਗਾਰੀ ॥੬੮॥ 

ਯਹਿ ਕੌਤਕ ਭਾਰੀ, ਲੋਗ ਅਪਾਰੀ, 
ਰਹੇ ਹੇਰ ਹੈਰਾਨੇ। 

ਤਬਿ ਗੁਰੂ ਪਿਗੰਮ੍ਰ, ਅੱਵਲ ਨੰਬੂ, 
ਉਨਿ ਖੁਦਾਇ ਬਪ' ਮਾਨੇ। 

ਯਹਿ ਮਾਚਜੋ ਰੌਰਾ, ਸਬਿ ਹੀ ਨੌਰਾ, 
ਗੌਰਾ' ਮੁਲਕ ਮਝਾਰੀ। 

ਆਵਨ ਜਾਵਨ ਭਾਰੀ ॥੬੯॥ 
ਰੁਕਨਲ ਦੀ ਕਾਜ਼ੀ, ਮੌਲਵਿ' ਹਾਜੀ, 
ਸਬਿ ਚਰਚਾ ਕਰਿ ਹਾਰੇ। 

ਗੁਰ ਕੋ ਲਖਿ ਆਦਮ', ਹੋਏ ਖਾਦਮ?, 
ਪੇਖੇ ਪਰਚੇ' ਭਾਰੇ ॥ ੭੦ ॥ 

ਦੋਹਰਾ: 

ਜੇਤਕ ਸ੍ਹਾਲ ਜ੍ਰਾਬ ਤਬਿ 

ਭਏ ਦੁਤ੍ੁਫੋਂ ਭਾਰ। 
ਲਿਖੇ ਸਬੇ ਨਿਰਧਾਰ' ॥ ੭੧॥ 

ਗੁਰ ਕੌ ਰੂਪ ਖੁਦਾਇ ਲਖਿ, 

ਰਖ ਲੀਨੀ ਗੁਰਿ ਕੌਸ'। 

ਜਾਨ ਤਬੱਰਕ' ਮਾਨ ਹੈਂ, 

ਅਬਿ ਲੌ ਮਧ ਤਿਹ ਹੌਸ' ॥ ੭੨॥ 
ਤਹਿੰ ਤੇ ਚਲਿ ਪੁਨ ਸਤਿਗੁਰੂ, 
ਪਿਖਯੋ ਮਦੀਨਾ ਜਾਇ। 


ਵੀ 





336 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੈ ਅਬਿ ਲੌ ਦਰਸਾਇ ॥ ੭੩॥ 

ਪੀਰ ਮੁਹੱਯਲ ਦੀਨ ਲੌ, 

ਔਰ ਇਮਾਮਨ ਸਾਥ'। 

ਬਹਸ' ਭਈ ਦੀਨੀ? ਘਨੀ, 

ਹਾਰ ਟਿਕਯੋ ਉਨਿ ਮਾਥ ॥ ੭੪॥ 

ਇਸ ਹੀ ਤੌਰ ਇਰਾਨ ਮੈਂ, 

ਗਏ ਸ਼ਹਿਰ ਬਗੁਦਾਦ। 

ਗੋਸ਼ਟ ਪੀਰਨ ਪੀਰ ਸੋਂ”, /ਪੀਰਾਂ ਦੇ ਪੀਰ ਭਾਵ ਦਸਤਗੀਰ ਪੀਰ ਨਾਲ। 

ਹੋਈ ਬੇ ਤਾਦਾਦ ॥ ੭੫ ॥ 

ਚੌਪਈ: 

ਪੀਰ ਹਾਰ ਜਬਿ ਚਰਚਾ ਗਯੋ। 

ਹੂੰ ਸ਼ਰਮਿੰਦਾ ਕੋਪਤਿ' ਭਯੋ। 

ਨਿਜ ਲੋਗਨ ਕੋ ਹੁਕਮ ਉਚਾਰੋ। 

ਨਾਨਕ ਕੋ ਪਥਰਨ ਸੋਂ ਮਾਰੋ ॥ ੭੬॥ 

ਤੁਰਕ ਕੋਪ ਕਰਿ ਮਾਰਨ ਧਾਏ। 

ਹੱਥ ਜਬ ਪਥਰਨ ਕੋ ਪਾਏ। 

ਉਚੀ ਧੁਨਿ ਗੁਰ ਸ਼ਬਦ ਉਚਾਰਾ। 

ਸੱਤਿ ਸੀ ਅੱਕਾਲ ਉਦਾਰਾ ॥ ੭੭॥ 

ਜਹਾਂ ਤਹਾਂ ਸਬਿ ਹੀ ਕੇ ਹਾਥਾ। 

ਰਹੇ ਚਿਪਟ' ਪਥਰਨ ਕੇ ਸਾਥਾ। 

ਹਲ ਚਲ ਸਕੈਂ ਨ ਕਹਿ ਕੁਛ ਸਾਕੈਂ। 

ਥਿਤ੍ਰ ਬਿਤ੍ਰ ਗੁਰ ਕੀ ਦਿਸ ਤਾਕੈਂ ॥ ੭੮॥ 

ਪੀਰ ਆਇ ਤਬਿ ਪਗ ਲਪਟਾਨਾ। 

ਚਾਹਯੋ ਨਿਜ ਗੁਨਾਹ ਬਖਸ਼ਾਨਾ। 

ਪੁਨ ਗੁਰ ਸਤਿਨਾਮ ਸੁਰ" ਉਚੇ'। 'ਉੱਚੀ ਅਵਾਜ਼ ਨਾਲ। "ਇਥੇ ਪਾਠ 'ਸੁਬ' ਛਪਿਆ ਹੋਇਆ 
ਲੁ ਸੀ ਜੋ ਅਸ਼ੁੱਧ ਹੈ ਅਸਾਂ ਸ਼ੁੱਧ ਪਾਠ 'ਸੁਰ' ਕਰ ਦਿੱਤਾ ਹੈ। 

ਕਹਜੋ ਜਬੈ ਵਹਿ ਤਬਿ ਸਬਿ ਮੂਚੇ' ॥ ੭੯ ॥ '(ਪੱਥਰ) ਛੁੱਟ ਗਏ। 

ਗੁਰ ਕੋ ਸਬਿ ਨੇ ਸਿਜਦਾ ਠਾਨਾ'। 'ਨਮਸਕਾਰ ਕੀਤੀ। 

ਐਨ ਖੁਦਾਇ ਵਜੂਦ' ਪਛਾਨਾ। 'ਸਰੂਪ। 

ਹਲੱਬ ਸ਼ਹਿਰ ਜੋ ਹੈ ਰਜਧਾਨੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 337 


ਬਾਦਸ਼ਾਹਿ ਤਹਿ ਸੁਨੀ ਕਹਾਨੀ ॥੮੦॥ 

ਥਾ ਹਾਰੂੰ ਰਸ਼ੀਦ' ਖਲੀਫਾ”। ਨਾਮ। ਇਸਲਾਮ ਧਰਮ ਦਾ ਪ੍ਰਚਾਰਕ ਤੇਰਾਜ ਪ੍ਰਬੰਧਕ। 

ਸੁਤ ਵਲੀਦ ਕਾ ਬਡੋ ਹਨੀਫਾ'। 'ਹਨੀਫ਼ਾ ਜਾਤੀ ਦੇ ਵਲੀਦ ਦਾ ਵੱਡਾ ਪੁੱਤਰ ਸੀ। 

ਦੈ ਦੈ ਖਲਕਤ ਕੋ ਦੁਖ ਭਾਰੇ। 

ਦੌਲਤ ਕੀਨੀ ਜਮਾਂ ਅਪਾਰੇ ।੮੧॥ 

ਪੀਰ ਸਹਿਤ ਜਬ ਗੁਰ ਤਹਿਂ ਗਏ। 

ਸਤਿਗੁਰ ਸ਼ਬਦ ਉਚਾਰਤ ਭਏ ॥ ੮੨ ॥ 

ਦੋਹਰਾ: 

ਸੁਣਨਾ ਰਾਗ ਹਰਾਮ'। 

ਬਾਦਸ਼ਾਹਿ ਨੈ ਗੁਰੂ ਪਰ, 

ਦੈ ਕੈ ਯਹਿ ਅਲਜ਼ਾਮ' ॥੮੩॥ 

ਚੌਪਈ: 

ਪਕਰਨ ਹਿਤ ਬਹੁ ਲੋਗ ਪਠਾਏ। 

ਬੰਧਨ ਮਾਹਿ ਗੁਰੂ ਨਹਿ ਆਏ। 

ਦੀਪ ਸਿਖਾ ਅਤਿ ਵਾਹਕ ਤਨ ਤਜੋਂ”। ਦੀਵੇ ਦੀ ਲਾਟ ਜਿਵੇਂ ਬਹੁਤ ਚੰਚਲ ਹੁੰਦੀ ਹੈ (ਪਕੜੀ ਨਹੀਂ 
ਜਾਂਦੀ) ਤਿਵੇਂ (ਸਤਿਗੁਰਾਂ ਦਾ) ਸ਼ਰੀਰ। 

ਹਾਰ ਰਹੇ ਕਰ ਚਰ੍ਹੈ ਨ' ਮਨ ਜਯੋਂ ॥੮੪॥ 'ਹੱਥ 'ਤੇ ਨਹੀਂ ਚੜ੍ਹਦਾ ਭਾਵ ਪਕੜਿਆ ਨਹੀਂ ਜਾਂਦਾ। 

ਸ਼ਾਹਿ ਆਇ ਤਬਿ ਗੁਰ ਪਗ ਪਰਾ। 

ਨਿਜ ਨਿਜਾਤ' ਹਿਤ ਪੁਸ਼ਨ ਸੁ ਕਰਾ। 'ਕਲਿਆਣ। 


ਕਾਰੂੰ ਕਾ ਦ੍ਰਿਸ਼ਟਾਂਤ ਦਿਖਾਯੋ ॥ ੮੫॥ 
ਸ਼ਕਤੀ ਯੁਤ ਗੁਰਬਾਨੀ ਕਾਨੀ'। 

ਬੇਧ ਗਈ ਉਰ' ਤਾਂਹਿ ਮਹਾਨੀ। 

ਭਯੋ ਮੁਰੀਦ ਗੁਰੂ ਕਾ ਪੀਨਾ। 

ਧਨ ਸਬਿ ਬਾਂਟ ਗ੍ਰੀਬਹਿਂ ਦੀਨਾ ॥੮੬॥ 
ਛੋਰ ਦਈ ਜ਼ੁਲਮੀ ਬਦਰਾਹੀ। 

ਤਤਪਰ ਭਯੋ ਬੰਦਗੀ ਮਾਹੀਂ। 
ਸਿਰੇਪਾਉ ਮੱਕੇ ਤੈ ਜੋਈ। 
ਮਿਲਯੋ ਖਲੀਫੇ ਕੋ ਥਾ ਸੋਈ ॥੮੭॥ 





338 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਗੁਰ ਕੀ ਵਹਿ ਨਜ਼ਰ ਗੁਜ਼ਾਰਾ। 
ਚੀਜ਼ ਅਮੋਲਕ ਤੋਫਾ ਭਾਰਾ। 
ਆਯਤ ਅਨਿਕ ਹਰੂਫਨ ਮਾਹੀ'। 'ਅਨੇਕਾਂ (ਲਿਪੀਆਂ ਦੇ) ਅੱਖਰਾਂ ਵਿੱਚ (ਕੁਰਾਨ ਦੀਆਂ) 


ਆਇਤਾਂ। 
ਪਿਖੀਅਤ ਹੈ ਤਾਂ ਪਰ ਅਬਿ ਚਾਹੀ ॥੮੮॥ 
ਦੇਹਰੇ ਨਾਨਕ ਮੈਂ ਸੋ ਖਾਸੈ'। 'ਖਾਸ (ਅਸਲੀ) ਚੋਲਾ। 
ਹੈ ਕਾਵਲ ਸਿੰਘ ਬੇਦੀ ਪਾਸੈ। 
ਤਹਿਂ ਤੇ ਚਲਿ ਸਤਿਗੁਰ ਮੁਦ ਪਾਏ। 
ਇਸਤਾਮੋਲ' ਪਿਖਯੋ ਪੁਨ ਆਏ ॥੮੯॥ ।ਇਸਤੰਬੋਲ (ਸ਼ਹਿਰ)। 
ਇਸੀ ਤੌਰ ਬਹੁ ਨੌਰ ਨਿਹਰ ਕੈ। 
ਲੋਗਨ ਤਈਂ ਕਲਯਾਨ ਸੁ ਕਰਿ ਕੈ। 
ਉਤਰੇ ਪੁਨ ਤੇਮੂੰ ਦਰੀਆਏ। 
ਸ਼ਹਿਰ ਹਿਰਾਤ ਪਿਖਜੋ ਮੁਦ ਪਾਏ ॥੯੦॥ 
ਨਗਰ ਅਕਸਰੇ ਆਇ ਥਿਰਾਏ। 
ਬਾਗ ਗੁਰੂ ਕਾ ਅਬਿ ਜੋ ਕਹਾਏ। 
ਦੋ ਹਜ਼ਾਰ ਘਰ ਸਿੱਖਨ ਕੇਰਾ। 
ਹੈ ਤਿਸ ਗਿਰਦ ਨੁਵਾਹਿ' ਬਧੇਰਾ ॥ ੯੧॥ 
ਤਹਿ ਤੈ ਚਲਿ ਗੁਰ ਅਏ ਅਗਾਰੀ। 
ਕਲਕਾ ਨਾਮ ਗਰਾਮ ਮਝਾਰੀ। 
ਤਹਿਂ ਭੀ ਹੈ ਅਬਿ ਲੌ ਧਰਮਸਾਲਾ। 
ਪੂਜਤ ਮਾਨਤ ਲੋਕ ਬਿਸਾਲਾ ॥੯੨॥ 
ਤਹਿ ਤੈ ਪੱਛਮ ਕੋਸ ਅਠਾਰਾਂ। 
ਬਾਲੂਰੇਤ ਊਚ ਅਤਿ ਭਾਰਾ। 
ਤਾਂ ਪਰ ਬਿਰਿ ਗੁਰਿ ਬੰਬ ਬਜਾਈ'। 
ਜੋ ਸੁਨਿ ਖਲਕ ਤਮਾਸ਼ੇ ਆਈ ॥ ੯੩॥ 
ਪੈ ਉਪਰ ਜਨ ਚਢ ਨ ਸਕਾਏ। 
ਜਬਿ ਗੁਰ ਕਹਯੋ ਪਰੇ ਪਗ ਆਏ। 
ਯਹਿ ਅਜ਼ਮਤ ਅਬਿ ਲੌ ਤਹਿਂ ਜ਼ਾਹਰ। 
ਹੈ ਅਤਿਸੈ ਪਿਖ ਹੈਂ ਸਬਿ ਮਾਹਰ' ॥੯੪॥ 
ਬਡੀ ਫਜਰ!' ਨਿਤ ਬਜਤਿ ਨਗਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੋਤਿ ਕੁਦਰਤੀ ਸ਼ੋਰ ਅਪਾਰੇ। 

ਉਪਰ ਜਾਵਨ ਹਿਤ ਜੋ ਚਾਹਿਤ। 

ਰੇਤਿ ਖਿਸਰ ਪਗ ਨੀਚੇ ਲਾਹਿਤ ॥ ੯੫॥ 
ਮੇਲੇ ਹੋਲੀ ਕਾ ਦਿਨ ਆਵੈ। 

ਖੁਦ ਹੀ ਰੇਤਿ ਤਰੇ' ਉਤਰਾਵੈ। 

ਤਬਿ ਜਨ ਮਿਲਿ ਬਹੁ ਬਾਦ ਬਜੈ ਕੈ'। 
ਜਾਵਤ ਊਪਰ ਸਿਜਦਾ' ਕੈ ਕੈ ॥੯੬॥ 
ਪਾਉਂ ਤੁਰੰਗਨ' ਚਿੰਨ੍ਹ ਨਿਹਾਰੈਂ। 

ਕਰਿ ਜੁਹਾਰ ਸਬਿ ਐਸ ਉਚਾਰੈਂ। 


ਰਹਿਤਿ ਇਹਾਂ ਸਹਿ ਫੌਜ ਬੁਲਿੰਦੋ ॥੯੭॥ 

ਮੰਨਤ ਕਾ ਕੜਾਹ ਪ੍ਰਸਾਦੂ। 

ਬਾਂਟਤਿ ਤਹਿ ਥਾਂ ਬੇ ਤਾਦਾਦੂ। 

ਦਿਵਸ ਖਰੇ' ਸਬਿ ਹੀ ਉਤਰਾਵਤਿ। 'ਖੜੇ ਦਿਨ। 
ਰੇਤੀ ਫਿਰ ਚਢਿ ਊਪਰ ਜਾਵਤਿ ॥੯੮॥ 


ਰਵਿ ਅਸਤੇ' ਜੇ ਕੋਰਹਿ ਜੈਹੈ। 'ਸੂਰਜ ਛਿਪੇ (ਤੋਂ ਬਾਦ)। 
ਉਪਰ, ਸੋ ਫਿਰਿ ਹਾਥ ਨ ਐਹੈ ॥੯੯॥ 

ਦੋਹਰਾ: 

ਬਾਬਾ ਘਾੜੁਕਾ ਕਹੈਂ, ਨਾਮ ਤਾਹਿਂ ਕਾ ਜਾਨ'। 'ਬਾਬੇ ਦੀ ਤਿਸ ਜਗ੍ਹਾ ਦਾ ਨਾਮ ਘਾੜੂਕਾ' ਕਹਿੰਦੇ ਹਨ। 
ਮਾਨਤ ਤਿਸ ਕੋ ਦੇਸ ਸਬਿ, ਹਿੰਦੂ ਮੁਸਲਮਾਨ 

॥੧੦੦॥ 

ਛੰਦ _ਚਲਿ ਤਹਾਂ ਤੇ ਗੁਰ ਅਏ ਕਾਬਲ, 

ਸ਼ਬਦ ਰਾਗ ਉਚਾਰਿਓ। 

ਸੁਨਿ ਅਏ ਕਾਜ਼ੀ ਮੌਲਵੀ, 

ਬਡ ਕੋਪ ਮਨ ਮੈ ਧਾਰਿਓ। 

ਉਨਿ ਕਹਜੋ ਬੈਠ ਮਸੀਤ ਮੈ, 

ਤੁਮ ਰਾਗ ਕਾਹੇ ਗਾਯੋ। 

ਹੈ ਮਨ੍ਹਾ ਹਮਰੀ ਸ਼ਰ੍ਹਾ ਮੇ, 

ਯਹਿ ਸੋੋਦ' ਕਰਨਿ ਬਤਾਯੋ ॥ ੧੦੧॥ 

ਯਹਿ ਬਾਤ ਕਹਿ ਵਹਿ ਅਏ ਮਾਰਨ, 


339 





340 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਮਸੀਤ ਦੁੜਾਈਆ। 

ਸਬਿ ਹੋਇ ਬਿਸਮੈ ਪਏ ਪੈਰੀਂ, 

ਖਤਾ' ਨਿਜ ਬਖਸ਼ਾਈਆ। 'ਗ਼ਲਤੀ। 
ਤਬਿ ਗੁਰੂ ਕੌ ਖੁਦਾਇ ਬਪੁ' ਲਖਿ”, 'ਸਰੂਪ। “ਜਾਣ ਕੇ। 
ਬਨੇ ਤੁਰਕ ਮੁਰੀਦ ਹੈ। 

ਸ਼ੁਭ ਕਰਮ ਨੀਕੇ ਕਰਨ ਕੀ 

ਫਿਰ ਕਰੀ ਸਬਿਨਿ ਤਗੀਦ' ਹੈ ॥੧੦੨॥ 
ਗੁਰ ਕਹਯੋ ਰਾਗ ਹਰਾਮ ਜੇ, 

ਤੌ ਕਯੋਂ ਪੈਗੰਬਰ ਹੈ ਸੁਨਾ। 

ਨਿਜ ਤੀਯ ਥੀ ਜੋ ਆਇਸਾਂ, 

ਤਿਹ ਕੋ ਸੁਨਾਯੋ ਭੀ ਪੁਨਾ। 

ਇਕ ਰੋਜ਼ ਆਇ ਬਲੋਚ ਲਾਗੇ, 
ਗਾਵਣੇ ਜਬਿ ਰਾਗ ਕੋ। 

ਸੁਨਿ ਆਇ=ਸਾਂ ਨੇ ਕਹਯੋ ਹਜ਼ਰਤ', 

ਮਾਨ ਉਸ ਕੀ ਬਾਤ ਕੋ ॥੧੦੩॥ 

ਨਿਜ ਨਰਨ ਤੈ ਤਬਿ ਚੋਰੀਏ, 

ਤਿਹ ਚੁੱਕ ਕਾਂਧੇ' ਲੈ ਗਏ। 

ਸੁਨਿ ਰਾਤ ਭਰ ਤਹਿਂ ਗੀਤ ਨੀਕੇ, 
ਫਜ਼ਰ' ਘਰ ਮੈ ਲੈ ਅਏ। 

ਥੇ ਤਾਹਿ ਕੇ ਆਧੀਨ ਹਜ਼ਰਤ, 

ਚ਼ਹਿਤ ਜੋ ਸੁ ਕਰਾਵਤੀ। 

ਅਬਿ ਕਾਹਿ ਤੁਮ ਹਰਾਮ ਕਹਿਹੋਂ, 

ਥੀ ਜੁ ਤਿਸ ਕੋ ਭਾਵਤੀ ॥੧੦੪॥ 

ਸੁਨਿ ਨਾਹਿ ਕਾਂਹਿ ਜਵਾਬ ਦੀਨੋ, 

ਰਹੇ ਬਹੁ ਦਿਨ ਤਹਾਂ ਹੀ। 
ਤਜਵਾਇ ਹਠ ਹੰਕਾਰ ਦੀਨੋਂ, 
ਗਯਾਨ ਭਗਤੀ ਮਹਾਂ ਹੀ। 

ਹੈ ਬੀਚ ਕਾਬਲ ਗੁਰੂ ਕਾ, 
ਅਸਥਾਨ ਪੂਜਜ ਪਛਾਨੀਏ। 

ਦਸ ਕੋਹ ਜਲਾਲਾਬਾਦ ਕੇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 341 


ਸੁਲਤਾਨ ਪੁਰ ਇਕ ਮਾਨੀਏ ॥ ੧੦੫॥ 
ਤਿਸ ਨੌਰ ਫਿਰ ਜਬਿ ਗੁਰ ਗਏ, 
ਪਿਖਿ ਤੰਗ ਜਲ ਤੇ ਨਰਨ ਕੋ। 

ਇਕ ਕਢਯੋ ਚਸ਼ਮਾ ਆਬ ਕਾ', 
ਉਪਕਾਰ ਸਾਕੈ ਬਰਨ ਕੋ'। 

ਕਹਿ ਆਬ ਨਾਨਕ ਪੀਰ ਕੋ। 

ਗੁਰ ਪੁਨ ਪਿਸ਼ਾਵਰ ਮੈਂ ਅਏ, 

ਮਗ ਤਾਰਤੇ ਜਨ ਭੀਰ ਕੋ ॥ ੧੦੬॥ 
ਫਿਰ ਆਇ ਹਸਨ ਅਬਦਾਲ ਜਬਿ, 
ਗੁਰ ਸ਼ਬਦ ਰਾਗ ਉਚਾਰਯੋ। 

ਸੁਨਿ ਬਹੁਤ ਲੋਗਨ ਸਿਖ ਹੂ, 

ਮਨ ਤਨ ਸੁ ਗੁਰੁ ਪਰ ਵਾਰਯੋ। 

ਤਹਿਂ ਹੁਤੋ ਏਕ ਫਕੀਰ ਪੀਰ, 

ਸੁ ਵਲੀ ਨਾਮ ਕੰਧਾਰੀਆ। 


ਪਿਖਿ ਪ੍ਰਭਤਾ ਗੁਰ ਈਸ਼ ਕੀ, 

ਸੋ ਜਰਯੋ ਮਨ ਮੈ ਭਾਰੀਆ ॥੧੦੭॥ 
ਤਿਨ ਜੋਰਿ ਨਿਜ ਕਰਮਾਤ ਕੇ, 

ਗਿਰ ਏਕ ਗੁਰ ਪਰ ਡਾਰਿਓ। 

ਗੁਰ ਰੋਕਜੋ ਸੋ ਹਾਥ ਪੈ, 

ਜੋ ਨਕਸ਼' ਅਬਿ ਭੀ ਨਿਹਾਰਿਓ। 


ਪੁਨ ਜੋਗੀਆਂ ਕਾ ਆਇ ਟੀਲਾ, 

ਢਿਗ ਰੁਤਾਸ' ਨਿਹਾਰਯੋ। 

ਪਿਖਿ ਦੁਖੀ ਜਨ ਤਹਿਂ ਆਬ ਤੈ, 

ਗੁਰ ਚਸ਼ਮਾ ਨੀਕ ਨਿਕਾਰਯੋ ॥ ੧੦੮ ॥ 
ਦੋਹਰਾ: 

ਸ਼ੇਰ ਸ਼ਾਹਿ ਪਤਸ਼ਾਹਿ ਜਹਿੰ, 

ਕਿਲਾ ਬਨਾਯੋਂ ਫੇਰ। 

ਔਰ ਕਹੀਂ ਜਲ ਨਾਹਿ ਥਾ, 


(ਹੱਥ ਦਾ) ਚਿੰਨ੍ਹ (ਜਿਸ ਦੇ ਹੇਠੋਂ ਜਿੱਥੇ ਗੁਰੂ ਜੀ ਬੈਠੇ ਸਨ 
ਸੁੰਦਰ ਤੇ ਮਿੱਠੇ ਜਲ ਦਾ ਇਕ ਸੋਮਾ ਨਿਕਲਦਾ ਹੈ ਜੋ ਅੱਗੋਂ 
ਇਕ ਸਰੋਵਰ ਵਿੱਚ ਜਾ ਪੈਂਦਾ ਹੈ)। 


'ਸ਼ਹਿਰ। 





342 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹਿ ਲੀਨੋ ਮਧ ਘੇਰ ॥੧੦੯॥ 

ਚਸ਼ਮਾ ਬਾਹਰ ਪੁਨ ਭਯੋ, 

ਫਿਰ ਤਿਹ ਅੰਦੁ ਲੀਨ। 

ਆਖਰ ਬਾਹਰ ਹੀ ਰਹਜੋ, 

ਖਿਚੀ ਦਿਵਾਰੈਂ! ਤੀਨ ॥ ੧੧੦॥ 

ਕਰਾਮਾਤ ਪਿਖਿ ਗੁਰੂ ਕੀ, 

ਚਸ਼ਮੇ ਦੁਆਰਾ ਸ਼ਾਹਿ। 

ਗੁਰ ਅੰਗਦ ਕੋ ਦਰਸਜੋ, 

ਪਿਖਿ ਸ਼ਕਤੀ ਬਡ ਚਾਹਿ ॥ ੧੧੧॥ 

ਦੈਨੀ ਚਹੀ ਜਗੀਰ ਕੁਛ, 

ਲਈ ਨ ਸਤਿਗੁਰ ਰੰਚ'। 'ੋੜ੍ਹੀ ਜਿਹੀ ਵੀ। 
ਅਏ ਏਮਨਾਬਾਦ ਉਤ, 

ਗੁਰ ਹਾਰਕ ਪ੍ਰਪੰਚ' ॥ ੧੧੨॥ 'ਛਲ ਨੂੰ ਨਾਸ ਕਰਨ ਵਾਲੇ। 
ਛੰਦ ਲਾਲੋ ਆਦਿਕ ਸਿਖ ਭਗਤ, ਆ ਮਿਲੇ 

ਬਿਸਾਲਾ। 

ਪੁਨ ਆਯੋ ਕਰਤਾਰ ਪੁਰੋਂ, ਚਲਿ ਭਾਈ ਬਾਲਾ। 

ਸਤਿਸੰਗਤ ਪੁਨ ਲਗਾ ਹੋਣ, ਰਹਿ ਭੀਰ ਮਹਾਂਏ। 

ਪਿਖਿ ਭਾਗੋ ਦੁਖ ਮਾਨਿ, ਜਾਇ ਪਾਠਾਨ ਸਿਖਾਏ 

॥੧੧੩॥ 

ਪਾਪੀ ਕੋ ਨ ਸੁਹਾਇ' ਭਗਤ, ਹਰਿ ਸੰਤਨ ਸੰਗਾ। _'ਚੰਗਾ ਨਹੀਂ ਲੱਗਦਾ। 
ਖਰ' ਮਾਖੀ ਜਯੋਂ ਤਜਿ ਸੁਗੰਧਿ, ਮਲ? ਮਾਨਤਿ 'ਖੋਤਾ, ਗਧਾ। “ਮੈਲ ਨੂੰ। 
ਚੰਗਾ। 

ਕਹਯੋ ਪਠਾਠਨ ਗੁਰ ਤਈਂ, ਤੁਮ ਹੋ ਪਾਖੰਡੀ। 

ਝੁਠੋਂ ਜਾਦੂਵਾਰ ਫਿਰਤ ਹੋ, ਮਹਾਂ ਅਫੰਡੀ' 

॥੧੧੪॥ 

ਤੁਮ ਜੁ ਕਹਯੋ ਥਾ ਰਾਜ, ਤੁਮਾਰਾ ਨਾਹਿ ਰਹਾਈ। 

ਅਬਿ ਜੇ ਕਰ ਇਕ ਮਾਸ ਵੀਚ, ਨ ਭਯੋ ਸਚਾਈ। 

ਤੌ ਹਮ ਤੁਮ ਕੌ ਦੇਹਿਂ ਸਜ਼ਾ, ਲਾਲੋ ਕੋ ਮਾਰੈਂ। 

ਜੋ ਪਿਖਿ ਆਗੇ ਨਾਹਿ, ਕੋਊ ਫਿਰ ਕੂਰ ਉਚਾਰੈਂ 

॥੧੧੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਹਿ ਕਹਿ ਫਿਰਿ ਉਨਿ ਨਜ਼ਰ ਬੰਦ, ਤੀਨੋ ਕੋ 
ਕੀਨੋ। 

ਪੈਰ ਕੁਹਾੜਾ ਮਾਰ ਮੂਰਖਨਿ, ਅਪਨੇ ਲੀਨੋ। 
ਲਾਇ ਮੂਛ ਕੋ ਹਾਥ ਸਿੰਘ', ਉਨਿ ਸੁਪਤ? 
ਜਗਾਯੋ। 

ਬਿੱਛੂ ਜ਼ਹਰੀ ਸਾਂਪ ਛੇੜਿ, ਕਹਿਰੀ' ਗਲ ਪਾਯੋ 
॥੧੧੬॥ 

ਰਾਵਣ ਲੀਨੋਂ ਕਰਾਰੁਧਰ', ਸੰਤਨ ਤੈ ਜਬਿ ਹੀ। 
ਤਾਂ ਤੇ ਸੀਤਾ ਭਈ, ਨਾਸ ਕੀਨੋਂ ਜਿਹ ਸਬਿ ਹੀ। 
ਜਾਦਵ ਸੰਤ ਦੁਖਾਇ, ਪਾਇ ਫਰ' ਲਰਿ ਸਬਿ 
ਮੁਏ। 

ਹਿਰੱਨ ਕੱਸਪ, ਕੰਸ, ਕੌਰਵ ਸੈਂ ਕਿਆ ਹੂਏ 
॥੧੧੭॥ 

ਕਰਤਿ ਜੀਵ ਜਗਿ ਜੈਸ, ਤੈਸ ਫਲ ਈਸ਼ੂਰ ਦੈ ਹੈ। 
ਹੋਨਹਾਰ ਜਬਿ ਬਸੈ ਚਿਤ, ਉਲਟੀ ਸਮਝੈ ਹੈ। 
ਜਨਮੇਜੇ ਕੋ ਬਜਾਸ, ਜਦਯਪਿ ਥਾ ਬਹੁ ਸਮਝਾਯੋ। 
ਤੌ ਭੀ ਉਨਿ ਦਿਜ ਸਾਧ ਘਾਇ', ਫਲ ਅਤਿ ਦੁਖ 
ਪਾਯੋ ॥੧੧੮॥ 

ਭਾਵੀ' ਪ੍ਰੇਰੇ ਹਰੀ ਚੰਦ, ਕਿਆ ਕਿਆ ਦੁਖ ਪਾਏ। 
ਭਾਵੀ ਕੇ ਬਸ ਬਲੀ ਭੂਪ', ਪਾਤਾਲ ਬਸਾਏ। 
ਨਲ, ਪਾਂਡਵ, ਰਘਬੀਰ', ਭੀਰ2 ਬਡ ਸਬਿਨਿ 
ਸਹਾਰੀ। 

ਭਾਵੀ ਹੂੰ ਪੂਤਿਕੂਲ', ਭੂਲ ਸੁਧ ਬੁਧ ਜਹਿ ਸਾਰੀ 
॥੧੧੯॥ 

ਜੋ ਕਰਨੋ ਚਹਿ ਕਰੈ, ਲਾਖ ਸਾਬੱਬ ਬਨੈ ਕੈ। 
ਅਬਿ ਅਫਗਾਨਨ ਮੂਢ ਚਢੀ', ਭਾਵੀ ਖੁਨਸੈ ਕੈ?। 
ਸਮਰਕੰਦ ਤੇ ਮੁਗਲ ਚੁਗੱਤਾ', ਲੈ ਦਲ ਧਾਯੋ। 


343 


'ਸ਼ੇਰ। “ਸੁੱਤਾ। 
।ਕਸ਼ਟ ਦੇਣ ਵਾਲਾ। 
'ਲਹੂ ਦਾ ਟੈਕਸ। 


'ਫਲ। 


'ਮਾਰਕੇ। 


'ਹੋਣੀ। 
'ਬਲਿਰਾਜਾ। 
'ਰਾਮ ਚੰਦਰ। “ਭੀੜਾ, ਮੁਸੀਬਤ। 


!ਉਲਟ। 


ਮੂਰਖ ਪਠਾਣਾਂ ਦੇ (ਸਿਰ) ਚੜ੍ਹੀ ਹੈ। “ਗੁੱਸੇ ਹੋ ਕੇ। 

'ਬਾਬਰ। [ਚੁੱਗਤਾ- ਬਾਬਰ ਦੇ ਨਾਨਕਿਆਂ ਦਾ ਗੋਤ ਸੀ ਜਿਸ 
ਤੋਂ ਬਾਬਰ ਵੰਸ਼ੀਆਂ ਨੂੰ ਵੀ ਚੁਗੱਤੇ ਕਹਿਣ ਲੱਗ ਪਏ। ਚੁਗੱਤਾ 
ਗੋਤ ਚੰਗੇਜ਼ ਖ਼ਾਂ ਤਰਾਰੀ ਮੁਗ਼ਲ ਦੇ ਪੁੱਤਰ ਚਗਤਾਈ ਖ਼ਾਂ ਤੋਂ 
ਚਲਿਆ।] 





344 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਰ ਲੂਟ ਬਹੁ ਖਲਕ, ਕਲਕ' ਹਲਚਾਲ ਮਚਾਯੋ_'ਬੇਚੈਨੀ, ਘਬਰਾਹਟ। 
॥੧੨੦॥ 

ਆਇ ਏਮਨਾਬਾਦ, ਕਤਲ ਗਾਰਤ' ਕਰਿ _'ਤਬਾਹ। 

ਸੁੱਟਯੋ। 

ਬਾਕੀ ਲੀਨੇ ਪਕਰ, ਨਾਰਿ ਨਰ ਏਕ ਨ ਛੁੱਟਯੋ। 


॥੧੨੧॥ 

ਭਾਗੀ। 

ਮੁਗਲਨ ਕੇ ਕਰ ਚਢੀ, ਮਢੀ ਜੋਬਨ ਨਿਰਭਾਗੀ। 
ਔਰ ਲੋਗ ਬਹੁ ਪਕਰਿ ਜਕਰਿ', ਬੋਝੇ ਉਠਵਾਏ। 
ਗੁਰ ਭੀ ਸਹਿ ਸੰਗੀਨ', ਗਏ ਪਕਰੇ ਸੰਗਾਏ 
॥੧੨੨॥ 

ਪਰ ਇਨ ਕੇ ਸਿਰ ਬੋਝ, ਸਿਰੋਂ ਤੈ ਊਪਰ ਜਾਵੈਂ। 
ਮਰਦਾਨਾ ਰੱਬਾਬ ਵਾਇ', ਗੁਰ ਰਾਗ ਅਲਾਵੈਂ। 
ਜਮਾਂਦਾਰ ਸਰਦਾਰ ਪੇਖਿ, ਯਹਿ ਅਜ਼ਮਤ ਭਾਰੀ। 
ਬਾਦਸ਼ਾਹਿ ਕੈ ਪਾਸ ਜਾਇ, ਸਬਿ ਬਾਤ ਉਚਾਰੀ 
॥੧੨੩॥ 

ਮੁਲਾਕਾਤ ਬਖਯਾਤ, ਸ਼ਾਹਿ ਗੁਰ ਕੀ ਜਬ ਹੋਈ। 
ਨਿਜ ਬਜ਼ੀਰ ਸੋ ਕਹਜੋ, ਸ਼ਾਹਿ ਯਹਿ ਫੱਕਰ 
ਸੋਈ। 

ਗਜ਼ਨੀ ਮੁਝ ਕੋ ਖ੍ਹਾਬ ਬੀਚ', ਜਿਨਿ ਥਾ ਅਸ 
ਭਾਖਾ। 

ਚਲੋ ਹਿੰਦ ਕੇ ਬਨੋ ਸ਼ਾਹਿ, ਮੈਂ ਹੂੰ ਤੁਵ ਰਾਖਾ 
॥੧੨੪॥ 

ਯਹਿ ਕਹਿ ਪੁਨ ਪਤਸ਼ਾਹਿ, ਗੁਰੂ ਕੇ ਪਗ 
ਲਪਟਾਨਾ। 

ਧਰੀ ਨਜ਼ਰ! ਜ਼ਰ ਘਨੀ?, ਗੁਰੂ ਨਹਿ ਲੀਨੋ_'ਭੇਟਾ। “ਬਹੁਤ ਦੌਲਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 345 


ਆਨਾ। 
ਫਿਰ ਬਾਬਰ ਨੈ ਭੰਗ, ਸਾਤ ਮੁੱਠੀ ਭਰਿ ਦੀਨੀ। 


੧੨੫ | 


ਬਾਦਸ਼ਾਹੀਆਂ ਬਖਸ਼ਣੀਆਂ ਤੇ ਮਰਦਾਨੇ ਦੇ ਇਹ ਕਹਿਣ ਤੇ ਕਿ 
ਕਰੇਗੀ- ਦੇ ਉੱਤਰ ਵਿੱਚ ਸਤਿਗੁਰਾਂ ਕਿਹਾ ਹੈ ਕਿ ਅਸੀਂ 
ਆਪਣੇ ਸੱਤ ਸਿਰ ਦੇ ਕੇ ਫੇਰ ਬਾਦਸ਼ਾਹੀ ਮੁਗਲਾਂ ਤੋਂ ਖੋਹ ਕੇ 
ਆਪਣੇ ਸਿੱਖਾਂ ਨੂੰ ਲੈ ਕੇ ਦਿਆਂਗੇ ਇਹ ਖਿਆਲ ਕੇਵਲ ਕਵੀ 
ਜੀ ਨੇ ਹੀ ਪੁਗਟ ਕੀਤੇ ਹਨ, ਇਹ ਨਹੀਂ ਦੱਸਿਆ ਕਿ ਇਹ 
ਖਿਆਲ ਅਸੀਂ ਕਿਸ ਇਤਿਹਾਸਕ ਪੁਸਤਕ 'ਚੋਂ ਲਏ ਹਨ। ਹੋ 
ਸਕਦਾ ਹੈ ਕਿ ਕਿਸੇ ਮੁਸਲਮ ਤਾਰੀਖ਼ਦਾਨ ਨੇ ਐਸਾ ਜ਼ਿਕਰ 
ਕੀਤਾ ਹੋਵੇ ਪਰ ਇਹ ਗੱਲ ਗੁਰੂ ਸਾਹਿਬ ਦੇ ਜੀਵਨ, ਸੁਭਾਵ ਤੇ 
ਸਿਖ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀ। ਉਹ ਕੋਈ 
ਬਹੁਤੇ ਵੱਡੇ ਭੰਗ ਦੇ ਅਮਲੀ ਨਹੀਂ ਸਨ ਸਗੋਂ ਉਨ੍ਹਾਂ ਬਾਰੇ ਇਹ 
ਅਖਾਣ ਆਮ ਪ੍ਰਚਲਤ ਹੈ ਕਿ 'ਪੋਸਤ ਭੰਗ ਅਫ਼ੀਮ ਮਦ, 
ਉਤਰ ਜਾਤ ਪ੍ਰਭਾਤ। ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ 
ਰਾਤ।' ਇਤਿਹਾਸਕ ਪੱਖ ਤੋਂ ਖੋਜ ਕੀਤਿਆਂ ਸਭ ਤੋਂ ਪਹਿਲੀ 
ਲਿਖਤ ਪ੍ਰਾਚੀਨ ਜਨਮ ਸਾਖੀ (ਸ੍ਰੀ ਗੁਰੂ ਨਾਨਕ ਦੇਵ ਜੀ) 
ਮਿਲਦੀ ਹੈ, ਜਿਸ ਨੂੰ ਸੇਵਾ ਸਿੰਘ 'ਸੇਵਕ' ਨੇ ਸੰਪਾਦਿਤ ਕੀਤਾ 
ਹੈ, ਦੇ ਪੰਨਾ ੮੦ 'ਤੇ ਐਉਂ ਜ਼ਿਕਰ ਆਉਂਦਾ ਹੈ: 'ਸ੍ਹੀ ਗੁਰੂ ਜੀ 
ਕਹਿਆ, ਕਿਛੁ ਮਾਂਗ ਲੇਹੁ। ਪਾਤਿਸ਼ਾਹ ਕਹਿਆ ਜੀ 'ਮੇਰੀ 
ਪਾਤਸ਼ਾਹੀ ਕੁਰਸੀ ਬਕੁਰਸੀ ਤਾਈਂ ਚਲਦੀ ਜਾਇ ਜੀ।' ਬਚਨ 
ਹੋਇਆ 'ਤੇਰੀ ਪਾਤਸ਼ਾਹੀ ਚਿਰ ਤਾਈਂ ਚਲੈਗੀ। ਜਾਂ ਤਾਈਂ 
ਨਿਆਉਂ ਤੇਰੇ ਘਰ ਵਿੱਚ ਰਹੇਗਾ।" ਇਸ ਤੋਂ ਬਾਦ ਦੂਜੀ 
ਲਿਖਤ ਮਹਿਮਾ ਪ੍ਰਕਾਸ਼ (ਕਾਵਿ) ਕ੍ਰਿਤ ਸਰੂਪ ਦਾਸ ਭੱਲਾ ਦੀ 
ਹੈ ਜਿਸ ਦਾ ਰਚਨ ਕਾਲ ਸੰਮਤ ੧੮੩੦-੩੩ ਬਿ: ਹੈ। ਇਸ 
ਦੀ ਇਕ ਹੱਥ ਲਿਖਤ ਸੈੱਚੀ ਸਿਖ ਰੈਫ਼ਰੈਂਸ ਲਾਇਬ੍ਰੇਰੀ 
ਅੰਮ੍ਰਿਤਸਰ ਵਿੱਚ ਪਈ ਹੈ, ਜਿਸ ਦਾ ਨੰ: ੧੧੫੧ ਹੈ, ਇਸ 
ਵਿੱਚ ਬਾਬਰ ਵੱਲੋਂ ਬੇਨਤੀ ਕੀਤੀ ਗਈ ਹੈ ਕਿ "ਕਰ ਸਿਫਤ 
ਸਨਾਇ ਬੇਨਤੀ ਕੀਨੀ। ਕਰ ਮਿਹਰ ਸਲਤਨਤ ਹਿੰਦ ਕੀ 
ਦੀਨੀ। ਕੁਰਸੀ ਬਕੁਰਸੀ ਹਮਰੇ ਚਲੇ। ਜੁੰਬਸ ਨਹੀ ਹੋਇ ਚਲੇ 
ਨਹੀ ਹਲੇ।" ਉੱਤਰ ਵਿੱਚ ਸਤਿਗੁਰਾਂ ਕਿਹਾ: ਤਬ ਮਿਹਰ 
ਬਚਨ ਕਰਿ ਬੋਲੇ ਦਿਆਲਾ। ਤੁਮ ਕਰੋਂ ਰਾਜ ਹਿੰਦ ਬਹੁ ਕਾਲਾ। 
ਜਬ ਛੁਟੇ ਅਦਾਲਤ ਹੋਇ ਬਿਅਦਲ। ਛੁਟੇ ਨਿਆਉਂ ਰਾਜ 
ਹੋਇ ਬਦਲ। (ਹੱਥ ਲਿਖਤ ਪੰਨਾ ੨੯੧) ਪੰਥ ਪ੍ਰਕਾਸ਼ ਤੋੱ 
ਪਹਿਲਾਂ ਦੀ ਤੀਜੀ ਲਿਖਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕ੍ਰਿਤ 
ਭਾਈ ਸੰਤੋਖ ਸਿੰਘ ਹੈ। ਉਸ ਵਿੱਚ ਜ਼ਿਕਰ ਆਉਂਦਾ ਹੈ ਕਿ 





346 


ਨਜ਼ਰੀ ਨਜ਼ਰ ਨਿਹਾਲ, ਗੁਰੂ ਸਮ ਗੁਰ ਹੀ ਜਾਨੋਂ। 
ਤੈਸੀ ਦੀਨੀ ਦਾਤ, ਜੈਸ ਥੇ ਆਪ ਪੁਮਾਨੋਂ। 

ਤੁਜ਼ਕ ਬਾਬਰੀ' ਵੀਚ, ਸ਼ਾਹਿ ਬਾਬਰ ਖੁਦ 
ਲਿਖ੍ਯੋ। 

ਹਿੰਦੂ ਨਾਨਕ ਪੀਰ ਹਿੰਦ ਮੈਂ, ਮੈਂ ਬਡ ਪਿਖ੍ਯੋ 
੧੨੬ ॥ 

ਗੁਰ ਤੇ ਆਗਯਾ ਪਾਇ, ਜਾਇ ਦਿਲੀ ਤਿਨਿ 
ਲੀਨੀ। 

ਪਤਸ਼ਾਹੀ ਭਲ ਤੌਰ', ਸਾਤ ਪੀੜ੍ਹੀ ਤਿਨਿ ਕੀਨੀ। 
ਹੁਤੋ ਪੰਦ੍ਹਾ ਸੈ ਅਠੱਤ੍ਰਾ, ਸੰਮਤ' ਜਾਨੋ। 

ਸ਼ਬਦ ਗੁਰੂ ਕਾ ਭਯਾ ਸਫਲ, ਜੋ ਪਹਿਲ ਬਖਾਨੋ 
॥੧੨੭॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਬਰ ਨੇ ਜਦ ਫਕੀਰ ਜਾਣ ਕੇ ਗੁਰੂ ਜੀ ਨੂੰ ਭੰਗ ਭੇਟਾ ਕੀਤੀ 
ਤਾਂ ਹਜ਼ੂਰ ਨੇ ਇਹ ਸ਼ਬਦ ਉਚਾਰਨ ਕੀਤਾ: ਭਉ ਤੇਰਾ ਭਾਂਗ 
ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ (ਪੰ: 
੭੨੧) ਕਰਤਾਰ ਦੇ ਭਉ ਨੂੰ ਭੰਗ ਕਿਹਾ ਚਿੱਤ ਨੂੰ ਖੱਲੜ 
ਦਸਿਆ ਤੇ ਨਿਰਲੇਪ ਰਹਿਣਾ ਮਸਤੀ ਚੜ੍ਹੀ ਆਖਿਆ। ਬਾਬਰ 
ਵੱਲੋਂ ਆਪਣੇ ਲਈ ਬਾਦਸ਼ਾਹੀ ਦਾ ਵਰ ਦਾਨ ਲੈਣ ਲਈ ਕੀਤੀ 
ਗਈ ਬੇਨਤੀ ਦੇ ਉੱਤਰ ਵਿੱਚ ਜੋ ਸਤਿਗੁਰਾਂ ਸ਼ਬਦ ਕਹੇ ਉਨ੍ਹਾਂ 
ਨੂੰ ਭਾਈ ਸੰਤੋਖ ਸਿੰਘ ਇੰਜ ਵਰਣਨ ਕਰਦੇ ਹਨ: ਕਿਰਪਾ 
ਦ੍ਰਿਸ਼ਟ ਅਵਿਲੋਕ ਕੈ, ਬੋਲਤ ਭੇ ਸਤ ਭਾਇ। ਜਗ ਪਾਤਸ਼ਾਹੀ 
ਭੋਂਗ ਹੋ, ਜਬ ਲਗ ਕਰੋ ਨਜਾਇ ॥੬੦॥ ਜਬ ਤੁਮਰੀ ਕੁਲ 
ਨਯਾਇ ਨ ਹੋਵਹਿ। ਪਤਿਸ਼ਾਹੀ ਸਗਰੀ ਸੋ ਖਵਹਿ। (ਨਾ. ਪ੍ਰ.) 


ਭੰਗ ਦੋ ਬਦਲੋ ਸਤ ਬਾਦਸ਼ਾਹੀਆਂ ਦੇਣ ਤੋ ਸੱਤ ਸਿਰ ਦੇ ਕੇ 
ਵਾਪਸ ਲੈ ਕੇ ਸਿੱਖਾਂ ਨੂੰ ਦੇਣ ਦਾ ਕੋਈ ਇਸ਼ਾਰਾ ਮਾਤਰ ਵੀ 
ਨਹੀਂ, ਸਗੋਂ ਤਿੰਨਾਂ ਦੀ ਹੀ ਮੁਤਫਿਕ ਰਾਇ ਹੈ ਕਿ ਸਤਿਗੁਰਾਂ 
ਨੇ ਬਾਬਰ ਦਾ ਸਿਦਕ, ਸ਼ਰਧਾ ਤੇ ਪ੍ਰੇਮ ਵੇਖ ਕੇ ਤੇ ਇਨਸਾਫ਼ 
ਕਰਨ ਦੀ ਪ੍ਤੱਗਿਆ ਕਰਵਾ ਕੇ ਹੀ ਬਾਦਸ਼ਾਹੀ ਦਾ ਵਰ ਦਾਨ 
ਬਖ਼ਸ਼ਿਆ ਸੀ ਤੇ ਨਾਲ ਸ਼ਰਤ ਇਹ ਲਾਈ ਸੀ ਕਿ ਜਦ ਤਕ 
ਤੇਰੀ ਕੁਲ ਵਿੱਚ ਇਨਸਾਫ਼ ਰਹੇਗਾ, ਰਾਜ ਕਾਇਮ ਰਹੇਗਾ। 
ਬੇ-ਇਨਸਾਫ਼ੀ ਦੀ ਸੂਰਤ ਵਿੱਚ ਰਾਜ ਨਸ਼ਟ ਕਰ ਬੈਠੌਂਗੇ। ਇਹੋ 
ਹੀ ਵਾਕਿਆਤ ਵਧੇਰੇ ਸਹੀ ਸਮਝਣੇ ਚਾਹੀਦੇ ਹਨ। 


'(ਬਾਬਰ ਦੀ ਆਪਣੇ ਹੱਥੀਂ ਲਿਖੀ) ਕਿਤਾਬ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 347 


ਮਰਦਾਨੇ ਪੁਨ ਗੁਰੂ ਪਾਸ, ਅਸ ਅਰਜ਼ ਗੁਜ਼ਾਰੀ। 

ਸ਼ਾਹੀ ਤੁਰਕੈਂ ਦਈ, ਕਰੈ ਕਿਆ ਉੱਮਤ ਥਾਰੀ'। _'ਤੁਹਾਡੀ (ਸਿੱਖ) ਕੋਮ। 
ਤਬਿ ਗੁਰੁ ਨਾਨਕ ਕਹਯੋ, ਸਾਤ ਸਿਰ ਹਮ ਨਿਜ 

ਦੈ ਕੈ। 

ਪਤਸ਼ਾਹੀ ਫਿਰ ਦੈਂਹ, ਆਪਨੇ ਸਿੱਖੋਂ ਲੈ ਕੈ 

॥੧੨੮॥ 

ਕਬਿੱਤ: 

ਸੋਈ ਬਾਤ ਲੇਹੁ ਚੀਨ ਸਿਰ ਸਾਤ ਦੀਨ, 

ਪਾਂਚਮੇਂ, ਅਸ਼ਟ ਗੁਰ, ਨੌਮ ਪਹਿਚਾਨੀਏ। 

ਚਾਰੋਂ ਸੁਤ ਦਸਮ ਗੁਰੂ ਕੇ ਏਈ ਸਾਤ ਸਿਰ, 

ਦੈ ਕੈ ਫਿਰ ਲੈ ਕੈ ਦਈ ਸਿੱਖਨ ਮਹਾਨੀਏ। 

ਸ਼ਾਹ ਜਹਾਂ, ਔਰੰਗ, ਬਹਾਦਰ' ਪ੍ਰਮਾਨੀਏ। 'ਬਹਾਦਰ ਸ਼ਾਹ। 

ਸਾਤ ਸ਼ਾਹ ਭਏ ਯੇ ਚੁਗੱਤੇ ਅਲਵੱਤੇ' ਨੀਕ, 'ਬਿਨਾਂ ਸ਼ੱਕ ਤੋਂ। 

ਫੇਰ ਪਰੋ ਰੌਰ ਸ਼ਾਹੀ ਜਾਤ ਰਹੀ' ਜਾਨੀਏ 'ਜਾਂਦੀ ਰਹੀ। 

॥੧੨੯॥ 

ਆਏ ਕਰਤਾਰ ਪੁਰ ਦਿਗ ਬਿਜੈ' ਕਰਿ ਗੁਰ, 'ਸਾਰੀਆਂ ਦਿਸ਼ਾਂ ਨੂੰ ਜਿੱਤ ਕੇ। 
ਭਗਤੀ ਗਯਾਨ ਮਤ ਥਾਪਯੋ ਜਹਿ' ਜਹਿਂ ਗਏ। 

ਖੰਡ ਕੈ ਪਖੰਡ ਮਤ ਮੰਡ ਤੈ ਸੂਤਿ ਪਥ', 'ਗਿਆਨ ਮਾਰਗ ਦੀ ਪ੍ਰੋੜ੍ਹਤਾ ਕਰਕੇ। 
ਹੰਢ ਕੈ' ਬਿਦੇਸ਼ ਕਥ ਬਾਨੀ? ਸੁਖ ਹੈਂ ਦਏ। 'ਫਿਰ ਕੇ। “ਬਾਣੀ ਉਚਾਰ ਕੇ। 
ਜੇਤੇ ਜਨ ਤਾਰੇ ਸਬਿ ਤਾਰੇ ਹੈ ਨ ਤੇਤੇ ਨਭ, 

ਵਾਰੇ' ਹਰਿ ਗਜਾਨ ਕਵਿ ਅਭਿ” ਬੰਦਨਾ ਕਏ। __'ਵਾਰਨੇ ਜਾਂਦਾ ਹੈ। “ਦਿਲੋਂ। 
ਜਿਤ ਜਿਤ ਭਾਰੇ ਮਤਵਾਰੇ ਝਗਰੇ ਅਪਾਰੇ', 'ਵੱਡੇ ਮੱਤਾਂ ਵਾਲਿਆਂ ਬਹੁਤੇ ਝਗੜੇ ਕੀਤੇ। 
ਆਖਰ ਵਿਚਾਰੇ ਹਾਰੇ ਅਨੁਸਾਰੇ ਹੈਂ ਭਏ 

॥੧੩੦॥ 

ਧਰਮ ਬਿਥਾਰਿ ਦੇਸ ਦੇਸ ਮੈ ਅਪਾਰ ਗੁਰੂ, 

ਆਇ ਕਰਤਾਰ ਪੁਰ ਥਿਰ ਫਿਰ ਭਏ ਹੈਂ। 

ਚਾਰ ਹੀ ਉਦਾਸੀ ਸੁਖਰਾਸੀ ਕਰਿ ਭਲੀ ਭਾਂਤਿ, 

ਫੇਰ ਕਬਹੂੰ ਨ ਕਿਤ ਦੂਰ ਦੇਸ ਗਏ ਹੈਂ। 

ਲੌਗ ਦੇਸ ਦੇਸ ਸੈਂ ਬਿਸੇਸ ਆਇ ਗੁਰੂ ਢਿਗ, 





348 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਇ ਉਪਦੇਸ ਤੈ ਕਲੇਸ ਸੇਸ' ਹਏ ਹੈਂ। 'ਸਾਰੇ, ਬਹੁਤੇ। 

ਸਹਿਤ ਉਮੰਗ ਕਥਾ ਕੀਰਤਿ ਸੁਨਏ ਹੈ 

॥੧੩੧॥ 

ਲੈਗਰ ਅਪਾਰ ਹੋਇ ਬਾਨੀ ਕਾ ਉਚਾਰ ਚਾਰੁ, 

ਆਇ ਨਰ ਨਾਰਿ ਪਾਇ ਚਾਰ ਫਲ ਜਾਇ ਹੈਂ। 

ਸੇਵਕ ਅਪਾਰ ਸਿਖ ਟਹਿਲ ਕਮਾਇ ਹੈਂ। 

ਭੁਰ' ਹੀ ਧਰਮ ਜਬਿ ਧਰਾ ਭਰਪੂਰ ਦਯੋ?, 'ਬਹੁਤਾ। “ਧਰਤੀ ਉੱਤੇ ਭਰ ਦਿੱਤਾ। 

ਚਾਹਯੋ ਗੁਰੁ ਸਚੁ ਖੰਡ ਜਾਵਨੋ ਤਦਾਇ ਹੈਂ। 

ਅੰਗਦ ਕੋ ਗੁਰੂ ਥਪਿ ਪੰਦ੍ਹਾਂ ਸੈ ਛਜਾਨਵੇਂ ਮੈ, 

ਦਸਮੀ ਅਸੌਜ ਬਦੀ' ਗਏ ਸੋ ਸਮਾਇ ਹੈਂ 'ਅੱਸੂ ਮਹੀਨੇ ਦੀ ਅਨ੍ਹੇਰ ਪੱਖ ਦੀ ਦਸਵੀਂ (ਬਿੱਤ ਨੂੰ)। 


॥੧੩੨॥ 
ਹਿੰਦੂ ਐ ਤੁਰਕ ਸਬਿ ਸੇਵਕ ਥੇ ਜੋਊ ਤਬਿ, 
ਏਕ ਤੋ ਦਫਨ' ਚਹੈਂ ਦੂਸਰੇ ਜਲਾਵਨੋਂ। 


ਝਗਰਾ ਬਢਤਿ ਗੁਰਿ ਆਪ ਹੀ ਨਿਬੇਰਯੋ ਫੁਰ', 
ਦੇਹ ਕੀਨ ਲੋਪ ਰਹਯੋ ਖੱਫਨ ਸੁਹਾਵਨੋ। 
ਬਿਸਮੇ ਰਹਾਏ ਚੀਨ' ਆਧੋ ਆਧ ਕਰ ਲੀਨ, 
ਦੁਹੂੰ ਉਭੈ ਰੀਤਿ ਕੀਨ ਸਬਿ ਬਿਧਿ ਪਾਵਨੋ। 
ਐਸੋ ਗੁਰੂ ਧਜਾਇ, ਪਾਇ ਮਨ ਭਾਇ ਗਯਾਨ 
ਸਿੰਘ, 
ਅਵਸਰ! ਪਾਇ ਧਯਾਇ ਕੀਨ ਹੈ ਥਿਰਾਵਨੋ ਸਮਾਂ, ਮੌਕਾ। 
॥੧੩੩॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੱਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਚਤੁਰਥ ਉਦਾਸੀ ਤੁਰਕਸਤਾਨ 
ਕਾ ਸੈਰ ਕਰਿ, ਆਦਿ ਗੁਰੂ ਕਾ ਜੋਤੀ ਜੋਤ ਸਮਾਵਨ ਬਰਨਨੇ' ਨਾਮ ਦ੍ਰਾਦਸਮੋ ਬਿਸ੍ਰਾਮ ॥੧੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 349 


੧੩. (ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਕਥਾ ਅਰੰਭ) 


ਸ੍ਰੈਯਾ: 

ਜਿਨ ਕੇ ਧਰਿ ਧਯਾਨ ਸੁਜਾਨ ਭਏ', 
ਸੁਰ ਗਜਾਨ ਛਏ' ਅਗਯਾਨ ਹਏ”। 
ਪਦ ਕੰਜ ਸੁ ਮੰਜ ਬਿਲੋਚਨ ਹੇਰਿ, 
ਸਕੋਚਨ ਮੌਚਨ ਪਾਪ ਭਏ'। 

ਸੁਨਿ ਬੈਨ ਬਢੈ ਉਰ ਚੈਨ' ਮਹਾਂ, 

ਜਗ ਐਨ ਸੁ ਭਾਗ ਬਿਲਾਗ ਜਏ'। 
ਸਬਿ ਕੇ ਪੁਮਾਤਮ ਆਤਮ ਜੇ, 

ਗੁਰ ਸਾਤਮ ਕੇ ਪਗ ਬੰਦਿ ਲਏ' ॥੧॥ 


ਥਿਤਿ ਦਾ ਚਿਤ ਕੇ ਬਿਤਿ ਦਾ ਹਿਤਿ ਕੇ, 
ਨਿਤ ਦਾ ਮਿਤ ਕੇ ਸੁਖ ਪਾਰਕ ਹੈੱ”। 


ਭੂਮ ਭੇਦਰੁ ਖੇਦ ਕੁਕਰਮ ਅਧ੍ਹਮ, 
ਪਰੀਸ਼ੁਮ ਜਰਮ ਨਿਵਾਰਕ ਹੈਂ”। 
ਅਨੰਦ ਅਮੰਦ ਬਿਥਾਰਕ ਹੈਂ”। 
ਸੁਮਿਤ੍ਰ ਕੁਮਿਤੁ ਸੁ ਤਾਰਕ ਹੈਂ! ॥੨॥ 


ਸੁਧਿ ਦਾ ਬੁਧਿ ਦਾ ਉਧਿ ਦਾ ਸੁਖ ਦਾ 
ਦੁਖ ਦਾਰਦ ਦੁੰਦ ਨਿਵਾਰਕ ਹੈਂ”। 


ਗੁਨ ਦਾਯਕ ਲਾਯਕ ਪਾਯਕ ਕੋ, 
ਦੁਖ ਦਾਰਦ ਮਾਯਕ ਟਾਰਕ ਹੈਂ”। 


'(ਮੂਰਖ) ਚਤੁਰ ਹੋ ਗਏ। 
'ਪਵਿੱਤਰ ਗਿਆਨ ਹੋ ਗਿਆ। “ਨਾਸ ਹੋ ਗਿਆ। 


'ਚੰਗੇ ਤੇ ਉੱਜਲ ਚਰਨ ਕੰਵਲਾਂ ਦੇ ਅੱਖੀਂ ਦੇਖਣ ਨਾਲ ਪਾਪ 
ਸੁੰਗੜ ਕੇ ਨਾਸ ਹੋ ਗਏ। 

'ਸ਼ਾਂਤੀ। 

'ਜਗ ਵਿੱਚ ਠੀਕ ਬੇਲਾਗ ਤੇ ਚੰਗੇ ਭਾਗ ਪੈਦਾ ਹੋ ਗਏ। 


'ਜਿਹੜੇ ਸਾਰਿਆਂ ਦੇ (ਅੰਦਰ) ਪ੍ਰਮਾਤਮਾ ਰੂਪ ਅਤੇ ਆਪਣਾ 
ਆਪ ਰੂਪ ਹਨ (ਉਨ੍ਹਾਂ) ਸੱਤਵੇਂ ਗੁਰਾਂ (ਸ੍ਰੀ ਗੁਰੂ ਹਰਿਰਾਇ 
ਸਾਹਿਬ ਜੀ) ਦੇ ਚਰਨਾਂ 'ਤੇ ਨਮਸਕਾਰ ਕਰ ਲਈ ਹੈ। 


/(ਦੂਜੇ ਗੁਰਾਂ ਦੇ ਪਵਿੱਤਰ ਕੌਤਕ) ਚਿੱਤ ਦਾ ਟਿਕਾਅ ਤੇ ਪ੍ਰੇਮ ਦਾ 
ਧਨ ਦੇਣ ਵਾਲੇ ਤੇ ਮਿਤੁ ਦੇ ਸੁਖਾਂ ਦੀ ਹਮੇਸ਼ਾਂ ਪਾਲਣਾ ਕਰਨ 
ਵਾਲੇ ਹਨ। 


'ਭਰਮ, ਭੇਦ, ਦੁੱਖ, ਖੋਟੇ ਕਰਮ, ਪਾਪ ਅਤੇ ਜੰਮਣ (ਮਰਨ) 
ਦੇ ਥਕੇਵੇਂ ਦੂਰ ਕਰਨ ਵਾਲੇ ਹਨ। 


ਸੰਸਾਰ (ਦੇ ਮੋਹ ਆਦਿ) ਵੱਡੇ ਫਾਹਿਆਂ ਨੂੰ ਕੱਟਣ ਵਾਲੇ, 
ਮੁਕਤੀ ਦਾਤੇ ਤੇ ਛੇਤੀ ਅਨੰਦ ਫੈਲਾਉਣ ਵਾਲੇ ਹਨ। 

'ਦੂਜੇ ਸਤਿਗੁਰੂ (ਸਰੀ ਗੁਰੂ ਅੰਗਦ ਦੇਵ ਜੀ) ਦੇ ਅਸਚਰਜ ਤੇ 
ਹਨ। 


ਪਵਿੱਤਰਤਾ, ਬੁੱਧੀ, ਉਚਿਤਾ ਤੇ ਸੁਖ ਦੇਣ ਵਾਲੇ, ਦੁਖ ਦਲਿੱਦਰ 
ਤੇ ਉਪੱਦ੍ਵ ਦੂਰ ਕਰਨ ਵਾਲੇ ਹਨ। 


'ਲਾਇਕ ਸੇਵਕ ਨੂੰ ਗੁਣਾਂ ਦੇ ਦਾਤੇ ਹਨ ਅਤੇ ਮਾਇਕ ਦੁੱਖ 
ਦਲਿਦੂ ਟਾਲ ਦੇਣ ਵਾਲੇ ਹਨ। 





350 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਸਿ ਰਾਸਿ ਬਿਲਾਸ ਹੁਲਾਸ ਉਜਾਸਦ, 

ਦਾਸਨ ਤ੍ਰਾਸ ਬਿਦਾਰਕ ਹੈੱ”। 'ਸਾਰੇਰਸਾਂ ਖ਼ੁਸ਼ੀਆਂ, ਅਨੰਦ ਤੇ ਪ੍ਰਕਾਸ਼ ਦੇ ਦਾਤੇ ਹਨ ਤੇ ਦਾਸਾਂ 
ਤੇ ਦੇ ਡਰ ਨਾਸ ਕਰਨ ਵਾਲੇ ਹਨ। 

ਖਲਿਤਾ ਛਲਤਾ ਮਲਤਾ ਦਲਤਾ, 


ਹਰਿ ਗਯਾਨਹਿ ਗਯਾਨ ਦਾਤਾਰਕ ਹੈਂ! ॥੩॥ __'ਮੁਰਖਤਾ, ਛਲ ਫਰੇਬ ਤੇ ਮਲੀਨਤਾ ਨੂੰ ਨਾਸ ਕਰਨ ਵਾਲੇਂ ਤੇ 
ਗਿਆਨ ਸਿੰਘ ਨੂੰ ਗਿਆਨ ਦੇ ਦਾਤੇ ਹਨ। 

ਦੋਹਰਾ: 

ਸੀ ਗੁਰੁ ਅੰਗਦ ਚੰਦ 'ਪਦ, 

ਦੁੰਦਾਂ ਪਦ ਆਦੁੰਦ'। ਸਰੀ ਗੁਰੂ ਅੰਗਦ ਦੇਵ ਜੀ ਦੇ ਚੰਦ੍ਰਮਾ ਵਰਗੇ (ਸੁੰਦਰ) ਦੋ ਚਰਨ 


ਏਕਤਾ ਦੇ ਦਾਤੇ ਹਨ। 

ਦੁੰਦ ਹਾਥ ਕਰਿ ਬੰਦਿ ਕੈ, 

ਬੰਦੋਂ ਆਨੰਦ ਕੰਦ' ॥੪॥ 'ਦੋਨੋ ਹੱਥ ਜੋੜ ਕੇ ਅਨੰਦ ਦੇ ਬੱਦਲ (ਗੁਰਾਂ ਦੇ ਚਰਨਾਂ 'ਤੇ) 
ਬੰਦਨਾਂ ਕਰਦਾ ਹਾਂ। 

ਢੂਰੈਂ ਪੇਮ ਕੀ ਢਾਰ'। /(ਮੇਰੇ) ਪਾਪ ਛਪ ਜਾਣ, ਚੰਗੇ ਗੁਣ ਸਫੁਰਨ ਹੋਣ, ਪ੍ਰੇਮ ਦੀ 
ਰੀਤੀ ਵਿੱਚ ਪਿਘਲ ਕੇ ਵਗ ਤੁਰਾਂ। 


ਏਹੁ ਦੇਹੁ ਮੋਹਿ ਦਾਨ ਗੁਰ, 


ਗਯਾਨ ਕਲਯਾਨ ਉਦਾਰ ॥੫॥ ਸ੍ਰੇਸ਼ਟ ਮੁਕਤੀ। 

ਨਿਜ ਸਿਸ' ਨਾਮ ਧੁੀਕ ਲਖਿ, 'ਸਿੱਖ। 

ਅਪਨਾ ਬਿਰਦ' ਸੰਭਾਰ। ਫ਼ਰਜ਼, ਸੁਭਾਵ, ਧਰਮ। 
ਛੇਮ' ਸਨੇਮ ਪ੍ਰੇਮ ਦੈ, 'ਕਲਿਆਣ। 

ਕਰੋ ਏਮ ਭਵ ਪਾਰ ॥੬॥ 

ਸੁਨੋ ਸ੍ਰੋਤਾ ਸੁਮਤਿ ਮਤ, 

ਦੈ ਮਨ ਕਾਨ ਵਿਚਾਰ। 

ਕਥਾ ਦੁਤੀ ਗੁਰ ਕੀ ਕਥੋਂ, 

ਜਥਾ ਜਾਇ ਫਲ ਚਾਰ ॥੭॥ 

ਕਬਿੱਤ: 

ਪੰਦ੍ਹਾਂ ਸੌ ਏਕ ਸਾਠ ਸੰਮਤ ਨਿਹਾਰ ਪਾਠ', 'ਪੜ੍ਹ ਕੇ ਦੇਖੋ। 

ਗਜਾਰਾਂ ਦਿਨ ਗਯੋ ਥਾ ਬੈਸਾਖ ਪੁਮਾਨੀਏ। 

ਪੁਗਨੇ' ਮੁਕਤਿ ਸਰ ਮੱਤੇ ਕੀ ਸਰਾਂਇ? ਵਰ, 'ਇਲਾਕੇ। “ਪਿੰਡ ਦਾ ਨਾਮ। 
ਨਾਂਗੇ ਕੀ ਸਰਾਂਇ ਤਰੁ ਅਬਿ ਜੋਉ ਭਾਨੀਏ'। 'ਜਿਸ ਨੂੰ ਹੁਣ ਬਹੁਤੇ (ਲੋਕ) ਨਾਂਗੇ ਦੀ ਸਰਾਂ ਕਹਿੰਦੇ ਹਨ। 
ਫੇਰੂ ਚੰਦ ਤੇਹਣ' ਸੁ ਖੱਤ੍ਰੀ ਕੇ ਘਰ ਤਹਾਂ, 'ਗੋਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 351 


ਮਾਈ ਸਭਰਾਈ ਤੈ ਬਿਦਿਤ ਭਏ ਜਾਨੀਏ। 

ਰਵਿ ਕੇ ਪ੍ਰਕਾਸ਼ ਜਯੋਂ ਉਜਾਸ' ਭਯੋ ਧਾਮ ਮਾਹਿਂ, 

ਪੇਖਿ ਸੋ ਹਿਰਾਨ ਭਈ ਦਾਈ ਮਾਈ ਮਾਨੀਏ 

॥੮॥ 

ਜਾਂ ਦਿਨ ਤੇ ਜਏ', ਦੇਸ ਮਾਲਵੇ ਮੈਂ ਭਏ, 'ਪੈਦਾ ਹੋਏ। 

ਨਏ ਆਨੰਦ ਬਿਹਾਰ', ਬਾਰਿ ਬਾਰਿਦ ਅਪਾਰ 'ਕਾਰੋਬਾਰ। “ਬੱਦਲ ਬਹੁਤਾ ਪਾਣੀ (ਵਰ੍ਹਾਉਂਦੇ ਹਨ) 

ਹੈਂ?। 

ਬਹੇ ਬਯਾਰਿ' ਏਕ ਸਾਰ ਸੀਤ, ਮੰਦ, ਗੰਧ 'ਵਗਦੀ ਹੈ ਹਵਾ। “ਠੰਡੀ, ਹੌਲੀ ਹੌਲੀ ਤੇ ਸੁਗੰਧੀ ਵਾਲੀ। 

ਵਾਰਿ”, 

ਕਾਮ, ਕੋਹ', ਲੋਭ, ਮੋਹ ਘਟੇ ਏਕ ਸਾਰ£ ਹੈਂ। __ 'ਕੋੋਧ। “ਇਕ ਦਮ। 

ਧਰਜੋ ਹੈ ਲਲਾਮ' ਨਾਮ ਲਹਿਣਾ ਸੁਖਦ ਆਮ?, _'ਸੁੰਦਰ। “ਬਹੁਤੇ ਲੋਕਾਂ ਨੂੰ ਸੁਖ ਦੇਣ ਵਾਲੇ। 

ਗਹਿਣਾ ਜਗਤ ਕੇ ਸੁ ਭਗਤ ਵਿਚਾਰ ਹੈਂ। 

ਬਿਬਿਧ ਬਿਨੋਦ ਬਾਲ ਕੀਨ ਰਾਮ ਸੇ ਬਿਸਾਲ', __'ਰਾਮ ਚੰਦਰ ਵਰਗੇ ਅਨੇਕ ਤਰ੍ਹਾਂ ਦੇ ਬਹੁਤੇ ਬਾਲ-ਕੌਤਕ 
ਕੀਤੇ। 

ਚਾਲ ਸੁਤਿ ਪਾਲ ਕਲਿ ਕੀ ਕੁਚਾਲ ਟਾਰ ਹੈਂ! 'ਵੈਦਕ (ਆਸਤਕ) ਰੀਤੀ ਨੂੰ ਪਾਲਦੇ ਤੇ ਕਲਜੁਗ ਦੀ ਖੋਟੀ 

॥੯॥ ਚਾਲ ਨੂੰ ਦੂਰ ਕਰਦੇ ਹਨ। 


ਚੌਪਈ: 

ਪੰਦਰਾਂ ਸੋ ਅਠੱਤ੍ੇ ਮਾਂਹੀ। 

ਬਾਬਰ ਸ਼ਾਹਿ ਅਯੋ ਜਬ ਚਾਹੀ'। 'ਉਤਸ਼ਾਹ ਨਾਲ। 

ਪਰਜਯੋ ਰੌਰ ਬਡ ਮੁਲਕ ਮਝਾਰੇ। 

ਆਮ ਲੁਟੇਰਨ ਗਾਮ ਉਜਾਰੇ ॥ ੧੦॥ 

ਕੌਮ ਪਚਾਧੇ' ਭੱਟੀ” ਦੌਰੇ। 'ਪਚਾਧ ਦੇਸ਼ ਦੇ ਵਸਨੀਕ। (ਅ) ਪਚਾਧ ਦੇਸ਼ ਦੇ ਨਾਮ ਤੋਂ 
ਇਕ ਜਾਤੀ ਜੋਰਾਜਪੂਤਾਂ ਵਿੱਚੋਂ ਨਿਕਲੀ ਹੈ। (ਪਚਾਧ- 
ਪਸਚਮ ਦਿਸ਼ਾ ਦਾ। ਰਾਵੀ ਸਤਿਲੁਜ ਤੇ ਸਿੰਧ ਦੇ ਕਿਨਾਰੇ ਦਾ 
ਦੇਸ਼। ਇਹ ਪੰਜਾਬ ਦਾ ਪੱਛਮੀ ਦੇਸ਼ ਹੈ।) “ਜਦ ਵੰਸ਼ੀਰਾਜਪੂਤ, 
ਜੈਸਲਮੇਰ ਦੇਰਈਸ ਤੇ ਫੂਲਵੰਸ਼ੀ ਵੀ ਇਸੇ ਜਾਤੀ ਵਿੱਚੋਂ ਹਨ। 
ਮੁਸਲਮਾਨਾਂ ਦੇਰਾਜ ਸਮੇਂ ਬਹੁਤੇ ਭੱਟੀਰਾਜਪੂਤ ਮੁਸਲਮਾਨ ਹੋ 
ਗਏ ਸਨ। 

ਕੀਨ ਜ਼ੁਲਮ ਤਿਨਹੂੰ ਮਿਲਿ ਗੌਰੇ'। 'ਬਹੁਤੇ। 

ਫੇਰੂ ਚੰਦ ਸ਼ਾਹਿ ਥਾ ਭਾਰਾ। 

ਮਾਲ ਗਯੋ ਲੁਟ ਤਾਂਹਿ ਅਪਾਰਾ ॥੧੧॥ 





ਅਨ, ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੈ ਸਬੰਧੀਅਨ ਕੋ ਸੰਗਾਈ। 

ਬਸਯੋ ਖਡੂਰ ਗਾਮ ਮੈ ਆਈ। 

ਫੇਰੂ ਕੀ ਥੀ ਭੈਣ ਫਿਰਾਈ। 

ਸੋ ਖਡੂਰ ਮੈ ਬਸਤ ਸਦਾਈ ॥ ੧੨॥ 
ਲਹਿਣਾ ਜੀ ਕੀ ਪੁਨਾ ਸਗਾਈ'। 
ਭਈ ਖਡੂਰ ਵੀਚ ਸੁਖਦਾਈ। 

ਯਾਂ ਤੇ ਬਸੇ ਯਹਾਂ ਮੁਦ ਪਾਈ। 

ਸਾਕ ਸਬੰਧੀ ਬਨੇ ਸਹਾਈ ॥ ੧੩॥ 
ਅਲਪ' ਕਾਲ ਮੈ ਬਹੁ ਬਯਾਪਾਰੂ। 
ਕਰ ਕੇ, ਸੰਚਯੋ ਧਨ ਤਿਨਿ ਭਾਰੂ। 
ਪੈ ਲਹਿਣਾ ਜੀ ਕੀ ਥੀ ਚਾਲੀ। 

ਜਸ ਭਗਤਨ ਕੀ ਹੋਤ ਬਿਸਾਲੀ ॥ ੧੪॥ 
ਦਾਨ ਪੁੰਨ ਸੰਤਨ ਕੀ ਸੇਵਾ। 

ਕਰੈਂ ਅਧਿਕ, ਪਾਯੋ ਜਿਸਿ ਮੇਵਾ'। 
ਓਸ ਸਮੇਂ ਸਭਿ ਮੁਲਕ ਮਝਾਰੀ। 
ਥੀ ਮੰਨਤ ਦੇਵੀ ਕੀ ਭਾਰੀ ॥੧੫॥ 
ਕੋ ਜੋਗੀ ਕੋਊ ਬੈਰਾਗੀ। 

ਕੁਚਦ' , ਗੁਸਾਈਂ, ਜੈਨੀ ਲਾਗੀ”। 


ਥੇ ਸੇਵਕ ਇਨ ਹੀ ਕੇ ਹਿੰਦੂ। 
ਭਗਤ ਹਰੀ ਕਾ ਕੋ ਇਕ ਬਿੰਦੂ' ॥ ੧੬॥ 
ਸਤਿ ਸੰਗਤ ਭਗਤੀ ਹਰਿ ਨਾਮੂੰ। 
ਥੇ ਨ ਪੈਦ ਹੋਰਹੇ ਤਮਾਮੂੰ' ॥੧੭॥ 
ਦੋਹਿਰਾ: 

ਫੇਰੂ ਸ਼ਾਹ ਭੀ ਭਗਤ ਥਾ, 
ਦੇਵੀ ਕਾ ਮਸ਼ਹੂਰ। 

ਮੌਲੀ' ਖੂੰਡੀ ਰਖਤਿ ਨਿਤ, 
ਖੇਲਤਿ ਹਾਲ' ਜਰੂਰ ॥ ੧੮॥ 
ਗੀਆ ਛੰਦ: 

ਹਰ ਸਾਲ ਮੈ ਲੈ ਸੰਗ ਲੋਕਹਿਂ, 


'ਜਿਸ ਕਰ ਕੇ (ਗੁਰਗੱਦੀ ਰੂਪ) ਫਲ ਪਾਇਆ। 


ਇਕ ਮੱਤ। (ਉਪ੍ਰੋਕਤ ਮੱਤਾਂ ਪਿੱਛੇ ਸ੍ਰਿਸ਼ਟੀ) ਲੱਗੀ ਹੋਈ 
ਸੀ। 


'ਜਾਣੀ ਦਾ ਸੀ। 


'ਇਹ ਸਾਰੇ ਪੈਦਾ ਨਹੀਂ ਹੋ ਰਹੇ ਸਨ। 


'ਖ਼ੰਮਣੀ (ਜੂੜੇ ਨੂੰ ਬੰਨ੍ਹਣ ਦਾ ਮੰਗਲ ਸੂਤੂ)। 
'ਮਸਤੀ ਵਿੱਚ ਬੇ ਸੁੱਧ ਹੋ ਕੇ ਝੂਮਣਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਤ ਦੇਵੀ ਦਰਸ ਕੋ। 

ਬਹੁ ਗਾਇ ਭੇਟ' ਚਢਾਇ ਭੇਟਾ, ਦੇਵੀ ਦੀ ਉਸਤਤ ਦੇ ਗੀਤ। 
ਪਾਇ ਮਨ ਅਤਿ ਹਰਸ' ਕੋ। 'ਖੂਸ਼ੀ। 

ਜਬਿ ਭਯੋ ਫੇਰੂ ਕਾਲ ਬਸ, 

ਤਬਿ ਗਹਜੋ ਲਹਿਣੇ ਕਾਰ ਸੋ। 

ਗਰ ਮਾਹਿ ਮੌਲੀ ਪਹਰ ਚੋਲਾ, 

ਕੰਧ' ਖੂੰਡੀ ਧਾਰ ਸੋ ॥ ੧੯॥ 

ਕਰਿ ਭਾਲ' ਟੀਕਾ” ਲਾਲ ਨੀਕਾ, 

ਗੀਤ ਦੁਰਗਾ ਕੇ ਰਟੈਂ'। 

ਕਾਰ ਸਾਜ਼ੀ ਸੋ ਠਟੈ। ਕੰਮ ਦੀ ਬਨਾਵਟ ਉਸੇ ਤਰ੍ਹਾਂ ਦੀ ਬਣਾ ਲੈਂਦੇ ਹਨ। 
ਜੋ ਪਰੈ ਝਗਰਾ ਸਾਕਤੋਂ' ਮੈਂ”, ਦੇਵੀ ਭਗਤਾਂ ਵਿੱਚ। 
ਯਹੀ ਸੋਇ ਨਿਬੇਰ ਹੈਂ। 

ਯੌਂ ਸ਼ਕਤਿ ਭਗਤਨ ਕਾ ਭਯੋ, 

ਸਰਦਾਰ ਲਹਿਣਾ ਫੇਰ ਹੈਂ ॥੨੦॥ 

ਹਰ ਸਾਲ ਦੇਵੀ ਬੈਸ਼ਨੋ ਕੇ, 

ਦਰਸ ਕੋ ਚਲ ਜਾਵਹੀਂ। 

ਨਿਜ ਸੰਗ ਭਗਤਨ ਭੀਰ ਲੈ, 

ਨਰ ਨਾਰਿ ਸਾਰ ਪੂਜਾਵਹੀਂ'। 

ਕਰੈਂ ਸਰਸੈਂ! ਸੇਵ ਹੈਂ। 

ਇਕ ਸਾਧੁ ਬਾਣੀ ਗੁਰੂ ਕੀ, 

ਇਨ ਸੁਨਯੋ ਪਢਿਤ ਅਭੇਵ' ਹੈਂ ॥੨੧॥ 

ਗੁਰ ਮਿਲਨ ਕਾ ਦਿਨ ਉਸੀ ਤੇ, 

ਬਡ ਸ਼ੌਕ ਜਾਗਜੋ ਹੈ ਤਬੈ। 

ਫਿਰ ਚਲਜੋ ਦੇਵੀ ਦਰਸ ਕੋ, 

ਨਿਜ ਸੰਗ ਸੰਗਿਨਿ' ਲੈ ਸਬੈ। 

ਜਬਿ ਪਾਰ ਹੈ ਦਰਿਆਉ ਤੇ, 

ਗੁਰ ਗਾਉ ਨਿਕਟ ਵਿਚਾਰਿਓ। 

ਤਹਿਂ ਕਰਿ ਉਤਾਰਾ ਸੰਗ ਕਾ, 


੬ 





354 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਤਈਂ ਜਾਇ ਨਿਹਾਰਿਓ ॥੨੨॥ 

ਪਿਖਿ ਧਰਮਸਾਲ ਬਿਸਾਲ ਸੰਗਤਿ, 

ਕਥਾ ਕੀਰਤਨ ਹੋਵਤੈਂ। 

ਮਨ ਫਿਰ ਗਯੋਂ ਅਰ ਥਿਰ ਭਯੋ, 

ਪਤਿਬੁਤ ਜਜੋਂ ਪਤਿ ਜੋਵਤੈ”। ਦੇਖਦਿਆਂ ਹੀ। 

ਸੁਤ ਕੋਕਲਾ' ਜਿਮ ਬੈਨ ਸੁਨਿ, 'ਕੋਇਲ ਦੇ ਪੁੱਤਰ। 

ਤਜਿ ਕਾਕ' ਪਿਕ ਦਿਸ? ਜਾਇ ਹੈਂ। 'ਕਾਂ। “ਕੋਇਲ ਦੀ ਤਰਫ਼। 

ਗਤਿ ਭਈ ਮੁਰਗੀ ਬਤਕ ਕੇ ਸ਼ੁਤ, 

ਵਾਰ ਵਾਰ ਤਟਾਇ ਹੈਂ! ॥੨੩॥ 'ਇਹ ਹਾਲਤ ਹੋ ਗਈ (ਕਿ ਜਿਵੇਂ) ਬੱਤਖ਼ ਦੇ ਬੱਚੇ ਮੁਰਗੀ (ਨੂੰ 
ਛੱਡ ਕੇ) ਬਾਰ ਬਾਰ (ਬੱਤਖ਼ ਦੇ) ਤਟ) ਕੋਲ (ਆਏ) ਆਉਂਦੇ 
ਹਨ। 


ਗੁਰ ਚਰਨ ਪੈ ਦਿਯ ਵਾਰ ਮਨ, 
ਤਨ ਧਨ ਸੁ ਆਪ ਮਿਟਾਯੋ। 
ਨਿਜ ਸੰਗੀਆਂ ਕੋ ਭੀ ਪੁਨਾ, 
ਲੈ ਜਾਇ ਦਰਸ ਕਰਾਯੋ। 

ਗੁਰ ਬੈਨ ਸੁਨਿ ਸੁਖ ਐਨ, 


ਨੈਨ ਨਿਹਾਰ ਰੂਪ ਅਨੂਪ ਕੇ। 

ਸਬਿ ਭਏ ਚੇਰੇ ਬਿਨਾ ਬੇਰੇ', 'ਦੇਰੀ ਤੋਂ ਬਿਨਾਂ। 

ਦੇਵ ਦੇਵਨ ਭੂਪ ਕੇ' ॥੨੪॥ 'ਦੇਵਤਿਆਂ ਦੇ ਦੇਵ ਇੰਦੂ ਦੇਰਾਜਾ ਭੂਪ ਸਤਿਗੁਰਾਂ ਦੇ। 
ਗੁਰ ਬੂਝਯੋ ਤੁਮ ਕਹਾਂ ਜੈਹੋ, 

ਕਹਯੋ ਦੇਵੀ ਦਰਸ ਕੋ। 

ਗੁਰ ਕਹਯੋ ਈਹਾ ਦਰਸ ਹੂ ਹੈ, 

ਲਹਯੋ ਸਬਿ ਮਨ ਹਰਸ ਕੋ। 

ਜਿਮ ਕਹਾ ਥਾਂ ਗੁਰ ਤੈਸ ਹੀ 

ਭਯੋ ਦਰਸ ਸਬਿ ਕੋ ਦੇਵਿ ਕਾ'। ਦੇਵੀ ਦਾ। 

ਗੁਰਦ੍ਰਾਰ ਠਾਂਢੀ ਅਸ਼ਟ ਭੁਜਿ' 'ਅੱਠਾਂ ਬਾਹਾਂ ਵਾਲੀ। 

ਸਹਿ ਸਿੰਘ' ਬੀਰ ਅਭੇਵ ਕਾ? ॥ ੨੫॥ 'ਸਣੇਂ ਸ਼ੇਰ। “ਬਹੁਤੀ ਬਹਾਦਰ। 
ਇਨਿ ਸਬਿਨਿ ਸ਼ਕਤੀ' ਕਰਤਿ ਭਗਤੀ”, 'ਦੇਵੀ। “ਸੇਵਾ। 

ਗੁਰੂ ਕੀ ਜਬਿ ਹੇਰੀਆ। 

ਫਿਰ ਗਏ ਸਬਿ ਕੇ ਤੁਰਤ ਹੀ ਮਨ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 355 


ਸਿੱਖ ਭਏ ਬਿਨ ਦੇਰੀਆ। 

ਗੁਰ ਤਈਂ ਦੇਵਨ ਦੇਵ ਲਖਿ, 

ਮਨ ਤਨ ਸੁ ਦੀਨੋ ਵਾਰੀਆ। 
ਸਤਿਨਾਮੁ ਲੈ ਉਪਦੇਸ਼ ਗੁਰ ਤੇ, 
ਜਨਮ ਲੀਨ ਸੁਧਾਰੀਆ ॥ ੨੬॥ 
ਉਪਦੇਸ਼ ਭੇਸ ਬਿਸ਼ੇਸ਼ ਰੀਤੀ, 
ਸਾਕਤੋ' ਕੀ ਸਭਿ ਤਜੀ। 

ਗੁਰ ਸਿਖਨ ਕੀ ਮਰਯਾਦ ਜੇਤਕ 
ਹੁਤੀ, ਸਬਿ ਨੇ ਸੋ ਭਜੀ'। 

ਤਿਸ ਰੋਜ਼ ਤੇ ਫਿਰ ਨਾਹਿ ਕਬਹੂੰ, 
ਕਿਤੈ ਲਹਿਣਾ ਜੀ ਗਏ। 

ਨਿਜ ਦੇਹ ਗੇਹ' ਸਨੇਹ? ਪੁੱਤਰ, 
ਧਨ ਕਲੱਤਰ' ਤਜ ਦਏ ॥੨੭॥ 
ਤਬਿ ਹੁਤੋ ਪੰਦ੍ਹਾ ਸੌ ਤਿਰਾਸੀ, 

ਸੰਮਤ ਬਿੱਕ੍ਰਮ ਜੀਤ ਸੋ। 

ਜਿਹਿਂ ਰਿਖੀ ਸੁਰ ਨਰ ਮੁਨਿ ਧਯਾਵੈਂ', 
ਪਾਇ ਲੀਨਾ ਮੀਤ ਸੋ। 

ਤਨ ਮਨ ਸੁ ਧਨ ਸਬਿ ਅਰਪ ਗੁਰ ਕਉ, 
ਲਗਜਯੋ ਸੇਵਾ ਕਰਨ ਹੈ। 

ਨਹਿ ਖਾਨ ਪਾਨ ਸੁਹਾਇ' ਕਛ, 
ਬਿਨ ਸੇਵ ਗੁਰ ਕੇ ਚਰਨ ਹੈ ॥ ੨੮॥ 
ਦੋਹਿਰਾ: 

ਪੁੰਨਯ ਪੁੰਜ' ਜਿਨ ਕੇ ਜਗੇ, 

ਲਗੇ ਚਰਨ ਗੁਰ ਸੋਇ। 

ਪਗੇ ਪ੍ਰੇਮ ਕੀ ਪਾਗ ਮੈ', 


ਭਗੇ ਓਘ ਅਘ ਲੋਇ' ॥੨੯॥ 
ਕਬਿੱਤ: 
ਗੁੱਡੀ ਸੰਗ ਡੋਰ ਚੱਕ੍ਰਵਾਕ ਭੋਰ ਘਾਮ ਸੈਂ'। 


'ਚੰਗਾ ਨਹੀਂ (ਲੱਗਦਾ)। 


'ਸਮੂੰਹ, ਬਹੁਤੇ। 


'ਪ੍ਰੇਮ ਦੀ (ਪਾਗ) ਰੰਗਣ ਵਿੱਚ (ਪਗੇ) ਰੰਗੇ ਗਏ ਹਨ। (ਅ) 
ਪੇਮ ਦੀ (ਪਾਗ) ਲੀਨਤਾ ਵਿੱਚ (ਪਗੇ) ਲੀਨ ਹੋਏ ਹਨ। 
'(ਇਸ) ਲੋਕ ਦੇ ਸਾਰੇ ਪਾਪ ਭੱਜ ਗਏ। 


ਜਿਵੇਂ ਮੋਰ ਦੀ ਬੱਦਲ ਦੀ ਗਰਜ ਨਾਲ, ਭੌਰੇ ਦੀ ਉੱਜਲ 
ਕੰਵਲ ਨਾਲ, ਗੁੱਡੀ ਦੀ ਡੋਰ ਨਾਲ ਤੇ ਚਕਵੇ ਦੀ ਸਵੇਰ ਦੀ ਧੁੱਪ 





356 


ਜੈਸੇ ਪਤੀਬੁਤ ਤੀਆ ਦੇਤਿ ਪੀਆ ਪੁਤਿ ਹੀਆ, 
ਦੀਆ ਪੈ ਪਤੰਗ ਦੀਆ ਜੀਆ ਸੀਆਰਾਮ ਸੈਂ”। 


ਮਾਤ ਕੀ ਪ੍ਰੀਤਿ ਪੂਤ ਚਾਤਕੀ ਸ੍ਰਾਂਤ ਚੀਤਿ, 
ਜਾਤਕੀ ਭਗੀਰਥੀ ਲੌ ਤੀਰਥ ਸੁ ਧਾਮ ਸੈਂ'। 


ਤੈਸੇ ਸ੍ਰੀ ਲਹਿਣੇ ਕੀ ਪੁਤੀਤਿ ਪ੍ਰੀਤਿ ਨੀਤ, 
ਬਢਤਿ ਬਿਨੀਤਿ ਗੁਰ ਸੇਵ ਸਤਿ ਨਾਮੁ ਸੈਂ” 
॥੩੦॥ 

ਦਾਰਦੀ ਜਜੋਂ ਪਾਰਸ ਕੋ ਰੋਗੀ ਜਜੋਂ ਸੁਧਾਰਸ ਕੋ, 
ਘਾਸ ਜੈਸੇ ਬਾਰਸ਼ ਕੋ ਧੋਬੀ ਧੂਪ ਕੋ ਚਹੇ'। 


ਬਿਵਚਾਰੀ ਚੋਰ, ਕਵੀ ਜੈਸੇ ਸੁਵਰਨ ਕੋ ਅਹੇ'। 


ਦੇਵਤਾ ਪਯੂਖ ਊਖ ਬਾਲਕ ਮਯੂਖ ਕੰਜ, 
ਰੈਣ ਜਯੋਂ ਉਲੂਕ ਮੂਕ ਬੈਨ ਚੈਨ ਹੂੰ ਕਹੇ'। 


ਤੈਸੇ ਸ੍ਰੀ ਲਹਿਣਾ ਜੀ ਗਹਿਣਾ ਸਿਖਨ ਚਹੇਂ, 
ਰਹਿਣਾ ਗੁਰੂ ਕੇ ਪਾਸ ਸਹਿਣਾ ਤੁ ਕੋਕਹੇ' 
॥੩੧॥ 

ਸੂਮ ਚਿੱਤ ਬਿੱਤ ਲੀਨ ਕਿੱਤ ਮਿੱਤ ਮਿੱਤ ਹੈ'। 


ਕਾਸ਼ੀ ਬਾਸੀ ਮੁਕਤਿ ਜਗਯਾਸੀ ਗਜਾਨ ਯੁਕਤਿ, 
ਨਿਵਾਸੀ ਘਰ ਭੁਕਤਿ ਸੁਧਾ ਸੀ ਚਾਹਿ ਬਿੱਤ ਹੈ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਭਾਵ ਸੂਰਜ) ਨਾਲ (ਪ੍ਰੀਤੀ ਵਧਦੀ ਹੈ)। 


'ਜਿਵੇਂ ਪਤੀਬ੍ਰਤਾ ਇਸਤ੍ਰੀ ਪਤੀ ਨੂੰ (ਆਪਣਾ) ਦਿਲ ਦੇ ਦੇਂਦੀ 
ਹੈ, ਦੀਵੇ ਉੱਤੇ ਪਤੰਗਾ ( ਆਪਣੀ) ਜਾਨ (ਕੁਰਬਾਨ ਕਰ ਦੇਂਦਾ 
ਹੈ) ਤੇ ਸੀਤਾਰਾਮ ਨਾਲ (ਪ੍ਰੀਤੀ ਕਰਦੀ ਹੈ)। 


'ਪੁੱਤਰ ਦੇ ਮਨ 'ਚ ਮਾਂ ਦੀ ਪ੍ਰੀਤੀ, ਪਪੀਹੇ ਦੇ ਚਿੱਤ ਵਿੱਚ ਸ੍ਰਾਂਤੀ 
ਬੂੰਦ ਦੀ, ਯਾਤਰੂਆਂ ਦੀ (ਪ੍ਰੀਤੀ) ਗੰਗਾ ਆਦਿ ਚੰਗੇ ਤੀਰਥਾਂ 
ਤੇ ਗੁਰਧਾਮਾਂ ਨਾਲ ਹੈ। 


ਤਿਵੇਂ ਹੀ ਸੀ ਲਹਿਣਾ ਜੀ ਦੀ ਸ਼ਰਧਾ ਤੇ ਪ੍ਰੀਤੀ, ਨਿੰਮੁਤਾ, 
ਗੁਰਾਂ ਦੀ ਸੇਵਾ ਤੇ ਸਤਿਨਾਮ ਨਾਲ ਨਿੱਤ ਵਧ ਰਹੀ ਹੈ। 


ਜਿਵੇਂ ਬਰਖਾ ਨੂੰ (ਅਤੇ) ਧੋਬੀ (ਜਿਵੇਂ) ਧੁੱਪ ਨੂੰ ਚਾਹੁੰਦਾ ਹੈ। 


'ਜੋਗੀ ਜਿਵੇਂ ਇਕੰਤ ਨੂੰ, ਭੋਗੀ ਜਿਵੇਂ ਭੋਗ ਨੂੰ, ਬਿਭਚਾਰੀ ਤੇ 
ਚੋਰ ਜਿਵੇਂ ਸੁਤੰਤਰਤਾ ਨੂੰ ਅਤੇ ਕਵੀ ਜਿਵੇਂ ਚੰਗੇ ਅੱਖਰਾਂ (ਭਾਵ 
ਚੰਗੀ ਛੰਦਰਚਨਾ) ਨੂੰ ਚਾਹੁੰਦਾ ਹੈ। 


ਦੇਵਤਾ ਅੰਮ੍ਰਿਤ ਨੂੰ, ਬਾਲਕ ਗੰਨੇ ਨੂੰ, ਕੰਵਲ (ਸੂਰਜ ਦੀਆਂ) 
ਹੋਣਾ (ਚਾਹੁੰਦਾ ਹੈ)। 


'ਤਿਵੇਂ ਸੀ ਲਹਿਣਾ ਜੀ ਸਿੱਖਾਂ 'ਚੋਂ ਗਹਿਣਾ (ਸ਼ਰੋਮਣੀ ਬਣਨਾ 
ਅਤੇ) ਗੁਰੂ ਦੇ ਪਾਸ (ਸਦਾ) ਰਹਿਣਾ ਚਾਹੁੰਦੇ ਹਨ (ਉਨ੍ਹਾਂ ਦੀ) 
ਸਹਾਰਨ ਸ਼ਕਤੀ ਨੂੰ ਤਾਂ ਕੋਈ ਕੀ ਕਹਿ ਸਕਦਾ ਹੈ। 


'ਜਿਵੇਂ ਡੂੰਘੇ ਪਾਣੀ ਵਿੱਚ ਮੱਛੀ ਨੇ, ਜਿਵੇਂ ਚੰਦ ਦੇਖਣ ਵਿੱਚ 
ਚਕੋਰ ਨੇ, ਧਨ ਵਿੱਚ ਸੂਮ ਨੇ ਅਤੇ ਮਿੱਤਰ ਵਿੱਚ ਮਿੱਤ੍ਰ ਨੇ 
(ਆਪਣਾ) ਚਿੱਤ ਲੀਨ ਕੀਤਾ ਹੋਇਆ ਹੈ। 


ਕਾਸ਼ੀ ਵਿੱਚ ਵਸਣ ਵਾਲਾ ਮੁਕਤੀ, ਜਗਿਆਸੂ ਗਿਆਨ 
ਸਹਿਤ (ਹੋਣਾ) ਅਤੇ ਗ੍ੁਹਸਤੀ ਅੰਮ੍ਰਿਤ ਵਰਗੇ ਭੋਜਨ ਤੇ ਧਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛੁਧਾਤਰ ਨਾਜ ਖਾਜ ਬਾਜ ਚਿਰੀ ਰਾਜਾ ਰਾਜ, 
ਗਜ ਬਾਜ ਲੌ ਸਮਾਜ ਸੈਨ ਸਾਜ ਜਿੱਤ ਹੈ'। 


ਤੈਸੇ ਸੀ ਅੰਗਦ ਉਮੰਗ ਸੰਗ' ਗਜਾਨ ਸਿੰਘ, 
ਦੀਓ ਗੁਰੂ ਚਰਨ ਟਹਲ ਮਾਂਹਿ ਚਿੱਤ ਹੈ ॥ ੩੨ ॥ 
ਹੱਸ ਮਾਨ ਸਰਵਰ ਕਾਮੀ ਕਾਮ ਤਰੁਵਰ, 

ਮੋਰ ਗਿਰਵਰ ਜਜੋਂ ਕਿਸ਼ੋਰ ਖੇਲਿ ਮੱਤ ਹੈੱ”। 


ਲੋਭੀ ਧਨ ਮਾਲ ਚਹਿੰ ਸੂਰ ਰਨ ਰੱਤ ਹੈਂ'। 


ਰਸਨਾ ਸ੍ਰਾਦ ਨਾਦ ਕਾਨ ਬੁਧਿ ਯਾਦ ਬਾਦ, 
ਨਾਸਕਾ ਸੁਗੰਧਿ ਨੈਨ ਰੂਪ ਰਾਸ ਅੱਤ ਹੈਂ'। 


ਤੈਸੇ ਗੁਰ ਆਦਿ ਕੀ ਜੁਗਾਦਿ ਰਤਿ ਭਗਤਿ, 
ਚਹਿਤ ਚਿੱਤ ਚੌਂਪ ਸੋਂ ਜਗੱਤ ਤੈ ਬਿਰੱਤ ਹੈੱ' 
॥੩੩॥ 


<< 


ਦੋਹਰਾ: 
ਅਤਿ ਸ਼ਰਧਾ ਧਰਿ ਪ੍ਰੇਮ ਯੂਤ 
ਨਿਸ ਦਿਨ ਸੇਵ ਕਮਾਹਿਂ] 

ਜਰਾ ਨ ਆਪ ਜਨਾਵਹੀਂ, 

ਆਗਜਾ ਮਾਹਿਂ ਰਹਾਹਿਂ ॥੩੪॥ 
ਨਿਸ਼ਾਨੀ ਛੰਦ: 

ਡੇਢ ਜਾਮ' ਜਬਿਰਹਤਿ ਜਾਮਨੀ?, 
ਗੁਰੂ ਨਿਤਾਪ੍ਰਤਿ ਜਾਗੈਂ। 
ਸੌਚਾਦਿਕ' ਕਰਿ ਕ੍ਰਿਯਾ, 


357 
ਚਾਹੁੰਦਾ ਹੈ। 


ਜਿਵੇਂ ਭੁਖੇ ਨੇ ਅੰਨ ਖਾਣ ਵਿੱਚ, ਬਾਜ ਨੇ ਚਿੜੀ ਦੇ ਖਾਣ 
ਵਿੱਚ, ਰਾਜੇ ਨੇ ਰਾਜ, ਹਾਥੀ, ਘੋੜੇ ਆਦਿ ਤੱਕ ਫੌਜ ਦਾ ਸਾਰਾ 
ਸਮਾਨ ਤੇ (ਆਪਣੀ) ਜਿੱਤ (ਵਿੱਚ ਚਿੱਤ ਦਿੱਤਾ ਹੋਇਆ ਹੈ)। 
'ਉਤਸ਼ਾਹ ਨਾਲ। 


ਮੋਰ ਉੱਚੇ ਪਹਾੜਾਂ ਨੂੰ ਤੇ ਬਾਲਕ ਖੇਲ ਵਿੱਚ ਮਸਤ ਹੋਣਾ 
(ਚਾਹੁੰਦੇ ਹਨ)। 


'ਜਿਵੇਂ ਬਾਲਕ ਗੁੱਡੀ ਤੇ ਡੋਰ ਚਾਹੁੰਦੇ ਹਨ, ਕੋਇਲਾਂ ਅੰਬ 
ਚਾਹੁੰਦੀਆਂ ਹਨ, ਲੋਭੀ ਧਨ ਤੇ ਮਾਲ ਚਾਹੁੰਦੇ ਹਨ ਅਤੇ ਸੂਰਮੇ 
ਜੰਗ ਵਿੱਚ ਪ੍ਰੀਤੀ ਚਾਹੁੰਦੇ ਹਨ। 


ਚਾਹੁੰਦੇ ਹਨ। 


'ਤਿਵੇਂ ਦੂਜੇ ਗੁਰੂ (ਸਰੀ ਗੁਰੂ ਅੰਗਦ ਦੇਵ ਜੀ) ਜਗਤ ਤੋਂ ਉਪ੍ਰਾਮ 


ਹੋ ਕੇ ਚਿੱਤ ਦੇ ਉਤਸ਼ਾਹ ਤੇ ਪ੍ਰੀਤੀ ਨਾਲ ਪਹਿਲੇ ਸਤਿਗੁਰਾਂ 
(ਸੂਰੀ ਗੁਰੂ ਨਾਨਕ ਦੇਵ ਜੀ) ਦੀ ਸੇਵਾ ਕਰਨੀ ਚਾਹੁੰਦੇ ਹਨ। 


'ਪਹਰ। “ਰਾਤ 


'ਮੈਦਾਨ (ਟੱਟੀ) ਆਦਿ ਜਾਂ ਔਣ ਤੋ' ਬਾਦ ਜਲ, ਮਿੱਟੀ, 
ਸਾਬਣ, ਆਦਿ ਨਾਲ ਕੀਤੀ ਜਾਣ ਵਾਲੀ ਪਵਿੱਤ੍ਰਤਾ। 





358 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਯਾਨ ਹਰਿ ਕੇ ਅਨੁਰਾਗੈਂ। 
ਚਾਰ ਘਰੀ ਦਿਨ ਚਢੇ, 

ਫੇਰ ਨਿਜ ਤਯਾਗ ਸਮਾਧੀ। 
ਕਟੈਂ ਕਾਲੇਸ਼ ਬਿਆਧੀ ॥ ੩੫ ॥ 
ਸਭਾ ਬੀਚ ਪੁਨ ਬੈਠਿ, 

ਸਭੀ ਕੋ ਦਰਸ਼ਨ ਦੇਵੈਂ। 

ਸਿੱਖ ਸਾਧ ਸਿਧ ਪੀਰ, 

ਸਭਾ ਸਤਿਗੁਰ ਕੀ ਸੇਵੈਂ। 

ਬਹੁ ਬਿੱਤ' ਚਢਾਵੈਂ। 

ਮਨ ਬਾਂਛਿਤ ਫਲ ਪਾਇ, 
ਪੁਨਾ ਨਿਜ ਧਾਮ ਸਿਧਾਵੈਂ ॥੩੬॥ 
ਲੈਗਰ ਚਲੈ ਅਪਾਰ, 

ਸ਼ਬਦ ਸਾਖੀ ਬਹੁ ਰਹਿਹੀਂ”। 
ਸੇਵਾ ਲਹਿਣਾ ਕਰੇ, 

ਕਾਹਿ ਸੋਂ ਕਿਛੂ ਨ ਕਹਿਹੀਂ। 
ਖਾਨ ਪਾਨ ਅਪਮਾਨ' ਮਾਨ, 
ਸੁਖ ਦੁਖ ਨ ਜਨਾਵੈਂ। 

ਆਠ ਜਾਮ ਗੁਰੁ ਕਾਮ', 

ਪ੍ਰੇਮ ਮੈ ਮਗਨਰਹਾਵੈਂ ॥੨੭॥ 
ਸ੍ਰਾਸਸ੍ਹਾਸ ਜਪੂ ਨਾਸ, 

ਧਯਾਨ ਗੁਰੁ ਕਾ ਉਰਿ ਧਾਰੈਂ। 
ਗੁਰੂ ਕੀ ਨਿੱਤ ਨਿਹਾਰੈਂ। 

ਸੋ ਸਭਿ ਜੋ ਮੈ ਕਹਨ ਚਹੌਂ, 
ਗੁਰ ਕਾ ਬ੍ਰਿਤੰਤਾ। 

ਬਢ ਹੈ ਗ੍ਰੰਥ ਬਯੰਤ, 

ਨਾਹਿ ਫਿਰ ਪੈਹੋਂ ਅੰਤਾ ॥੩੮॥ 
ਖਲਵਾੜੇ ਸੇ ਮੁਸ਼ਟ ਅੰਨਯ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 359 


ਯਹਿ ਨਯਜਾਯ ਪਛਾਨੋ”। 'ਖਲਵਾੜੇ ਵਿੱਚੋਂ ਮੁੱਠੀ ਭਰ ਅੰਨ ਦਾ ਇਹ ਨਯਾਯ (ਅਖਾਣ) 
ਉਥੇ ਵਰਤੀਦਾ ਹੈ ਜਿੱਥੇ ਬਹੁਤੀ ਵਸਤੂ ਵਿੱਚੋਂ ਥੋੜ੍ਹੀ ਜਿਹੀ 
ਵਸਤੂ ਨਮੂਨੇ ਮਾਤੂ ਦਿਖਾਈ ਜਾਵੇ। 

ਤਯੋਂ ਲਹਿਣੇ ਕੋ ਜੈਸ, 

ਪਰਖਯੋ ਗੁਰੁ ਸੋ ਭਾਨੋਂ”। 'ਕਹਿੰਦਾ ਹਾਂ। 

ਅਰਧ ਨਿਸਾ' ਸੈਂ ਏਕ ਦਿਵਸ, 'ਅੱਧੀਰਾਤ। 

ਗੁਰ ਐਸ ਅਲਾਯੋ। 

ਮਨਿ ਪਰਖਨ ਭਾਯੋ ॥ ੩੯॥ 

ਕਿਤਿਕ ਦਿਵਸ ਅਬਿ ਚਢਜੋ, 

ਬਸਨ ਹਮਰੇ ਧੋ ਲਯਾਵੋ। 

ਪਿਖਿ ਸੁਤ ਸਿੱਖਨ ਕਹਯੋ, 

ਅਰਧ ਨਿਸ ਕਹਾਂ ਪਠਾਵੋ। 

ਫਿਰ ਲਹਿਣੈ ਕੋ ਕਹਯੋ ਜਬੈ, 


ਤਿਤਿਕ ਹੈ ਦਿਨ ਚਢਿ ਆਯੋ ॥੪੦॥ 
ਮਾਨ ਬੈਨ ਜਬਿ ਐਨ', 

ਗਯੋਂ ਲਹਿਣਾ ਪਟ' ਧੋਣੇ। 
ਸਿਖਰ ਦਿਵਸ' ਤਬਿ ਪੇਖਿ, 
ਲਗਜਯੋ ਬਿਸਮੈ ਮਨਿ ਹੋਣੇ। 
ਕਰਿ ਸਫਾਇ ਸੁਸਕਾਇ' 
ਲਯਾਇ ਗੁਰੁ ਆਗੇ ਧਾਰੇ'। 
ਪਿਖੀ ਅਰਧ ਨਿਸ ਫੇਰ, 

ਗੁਰੂ ਕਰਤਾਰ ਨਿਹਾਰੇ ॥੪੧॥ 
ਪੁਨ ਇਕ ਦਿਨ ਬਹੁ ਸਿੱਖ, 
ਦਰਸ ਹਿਤ ਗੁਰੁ ਢਿਗ ਆਏ। 
ਬਰਖਾ ਪਰੀ ਅਪਾਰ, 

ਨ ਲੈਗਰ ਕਰਨੇ ਪਾਏ। 

ਸੰਗਤ ਭੂਖੀ ਹੇਰਿ, 





360 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫੇਰ ਗੁਰੁ ਕਹਯੋ ਸੁਨਾਈ। 

ਯਹਿ ਕੀਕਰ ਤਰੁ' ਝੁਣਾ, 
ਗਿਰੈਗੀ ਬਹੁਤ ਮਿਠਾਈ ॥ ੪੨ ॥ 
ਹਾਸਾ ਮਾਨਯੋ ਔਰ ਸਭਿਨਿ, 
ਚਢਿ ਇਨੈ ਹਿਲਾਈ। 
ਸੰਗਤ ਨੈ ਖਾਈ। 

ਫਿਰ ਇਕ ਦਿਨ ਇਕ ਮੂਸ' , 
ਫਰਸ਼ ਪਰ ਮੁਰਦਾ ਹੇਰਾ। 

ਪੂਤਨ ਛੁਹਯੋ ਨ ਲਖਿ ਅਪੂਤ' 
ਇਨ ਬਿਨ ਢਿਲ ਗੇਰਾ ॥ ੪੨ ॥ 
ਪੁਨ ਜਬਿ ਧਾਨਕ' ਰੂਪ ਕੀਨ, 
ਗੁਰਿ ਭਯਾਨਕ ਗੂਰੈਂ। 

ਪਰਖਨ ਹਿਤ ਨਿਜ ਸੁਤਨ ਸਿਖਨ, 
ਨਰਸਿੰਘ ਸਮ ਗੂਰੈਂ'। 

ਤੌ ਭੀ ਲਹਿਣੇ ਬਿਨਾ, 

ਔਰ ਨਹਿ ਕੋਈ ਠਹਿਰਾ। 

ਫਿਰ ਮੁਰਦਾ ਖਵਲਾਨ ਹੇਤ 
ਜਬਿ ਸਬਿ ਕੋ ਗਹਿਰਾ' ॥੪੪॥ 


ਬਿਨ ਲਹਿਣੇ ਨਹਿ ਜੁਰਤ', 

ਖਾਨ ਕੀ ਕਾਹੂੰ ਕੀਨੀ। 

ਅਤੀ ਕਸੌਟੀ' ਇਤਯਾਦਿਕ, 

ਜਬਿ ਇਨ ਸਬਿ ਲੀਨੀ। 
ਸਿੱਖੀ ਪਰਖੀ ਕਈ ਬੇਰ, 

ਯੌਂ ਗੁਰੂ ਬਿਸੇਖੀ'। 

ਸਹੀ ਤਾੜਨਾ ਇਤਿਕ, 
ਜਿਤਿਕ ਨਹਿ ਜਾਵਤ ਲੇਖੀ' ॥ ੪੫॥ 
ਵਾਰ ਤੈ' ਨਿੱਕੀ ਸਿੱਖੀ। 


'ਅਵਾਜ਼ ਦਿੱਤੀ ਭਾਵ ਕਿਹਾ। (ਗੁਹਾਰ- ਅਵਾਜ਼ ਦੇਣੀ ਗੁਹਾਰ 
ਦਾ ਰੂਪਾਂਤ੍ਹ ਗਹਿਰਾ)। 
'ਹਿੰਮਤ। 


'ਕਰੜੀ ਪ੍ਰੀਖਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 361 


ਰਿੱਖੀ' ਲਹਿਣੇ ਤਦੋਂ, 

ਫੇਰ ਗੁਰ ਦਸਮ ਪਰਿੱਖੀ'। 
ਜਜੋਂ ਕੁੰਦਨ' ਸਥਿ ਭਾਂਤਿ, 
ਪਰਖ ਲਈਅਤਿ ਜਬਿ ਨੀਕੇ। 
ਤਬਿ ਹੀ ਪਰ ਹੈ ਮੋਲ, 

ਚਢਿਤਿ ਮੋਰਾਦਹਿ ਠੀਕੇ' ॥ ੪੬॥ 'ਇੱਛਾ ਠੀਕ ਪੂਰੀ ਹੋ ਜਾਂਦੀ ਹੈ। 
ਸੁੱਧ ਜਬਿ ਲਹਿਣਾ ਲਖ੍ਯੋ। 

ਲਾਇ ਅੰਗ ਸੋਂ ਅੰਗ, 

ਨਾਮ ਤਬਿ ਅੰਗਦ ਰਖੁਯੋ। 

ਜਯੋੱ' ਪਾਰਸ ਕੋ ਛੁਹਿਤ ਲੋਹ, 
ਸੁਇਨਾ ਹੈ ਜਾਈ। 

ਗੁਰ ਕੀਯੋ ਆਪ ਸਮਾਨ, 

ਸਾਧ ਕੀ ਇਹੈ ਵਡਾਈ ॥੪੭॥ 
ਪੈਸੇ ਪਾਂਚ ਨਲੇਰ ਏਕ, 


'ਸੰਮਤ ੧੫੯੫ ਬਿ:। 


ਬਿਦਤ' ਗੁਰੁ ਅੰਗਦ ਜਬ ਹੀ ॥੪੮॥ 'ਪ੍ਰਗਟ। 

ਗੁਰ ਸੁਤ ਤਿਸ ਸੋਂ ਲਗੇ, 

ਰਖਨ ਬਹੁ ਬਾਦ' ਬਿਬਾਦੰ”। 'ਝਗੜਾ। “ਬਖੇੜਾ। 
ਗੁਰਿਆਈ ਕੇ ਇਵਜ਼', 'ਬਦਲੇ। 
ਪਿਖਯੋ ਜਬਿ ਬਢਤ ਫਸਾਦੰ। 

ਪਾਇ ਹੁਕਮ ਗੁਰ ਕੇਰ, 

ਆਇ ਖੰਡੂਰ ਬਿਰਾਇ। 

ਏਕ ਸਾਲ ਕੇ ਬਾਦ, 

ਆਦਿ ਗੁਰੁ ਜਬੈ ਸਮਾਏ ॥੪੯॥ 





362 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
ਦੋਹਰਾ: 
ਤਬਿ ਤੇ ਸਿੱਖੀ ਪੰਥ ਕੇ, 
ਹੋਏ ਗੁਰੂ ਜੁਗਾਦਿ। 
ਦਿਨ ਦਿਨ ਬੇ ਤਾਦਾਦ' ॥੫੦॥ 
ਗੁਰੁ ਅੰਗਦ ਜਜੋਂ ਗੁਰ ਭਯੋ, 
ਸੋ ਗਾਥਾ ਸਭਿ ਗਾਇ। 
ਪਿਖਿ ਅਵਸਰ ਬਿਸਰਾਮ ਕਾ' ਇਤੀ? 'ਟਿਕਾਅ ਦਾ ਸਮਾਂ। “ਸੰਪੂਰਨ। 
ਭਯੋ ਯਹਿ ਧਸਾਇ ॥੫੧॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਦੁਤੀ ਗੁਰੂ ਕਾ ਪ੍ਰਸੰਗ ਬਰਨਨੰ' 
ਨਾਮ ਤ੍ਰਿਯੋਦਸਮੋ ਥਿਸੁਮ ॥ ੧੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


363 


੧੪. [ਗੁਰਤਾ ਗੱਦੀ ਤੋਂ ਜੋਤੀ ਜੋਤ ਸਮਾਉਣ ਤੱਕ ਦੀ ਕਥਾ) 


੫ 


ਦੋਹਰਾ: 
ਸ਼ੀ ਅਅਜਨ ਅਰਜਨ ਗੁਰੂ, 
ਅਰਜਨ ਅਰਜਨ ਬਾਨਿ'। 


ਅਰਿਜਨ ਅਰਜਨ ਨਿਜ ਸੁਨੈਂ, 
ਅਰਜਨ ਅਰਜਨ ਦਾਨ' ॥੧॥ 


ਕਬਿੱਤ: 
ਕੋਮਲ ਕਮਲ ਹੂੰ ਤੇ ਅਮਲ ਅਨਿਲ ਹੂੰ ਤੇ, 
ਧਵਲ ਧਵਲ ਜੂ ਤੈ ਨਵਲ ਬਰਨ ਹੈਂ'। 


ਸੀਤਲ ਸੁਧਾਕਰ ਸੁਖਾਕਰ ਸਦਾਕਰ ਹੈਂ, 
ਠਾਕੁਰ ਦਿਵਾਕਰ ਪ੍ਰਭਾਕਰ ਧਰਨ ਹੈਂ”। 


ਸੁਖਦ ਸੁਧਾ ਸੇ ਧਰਿ ਬੀਰ ਬਸੁਧਾ ਸੇ, 
ਪੂਜ ਪੂਤ ਜਸੁਧਾ ਸੇ ਮਨਸਾ ਕੇ ਸੁ ਭਰਨ ਹੈਂ”। 


ਪੋਖਨ ਭਰਨ ਦੁਖ ਦੋਖਨ ਹਰਨ, 
ਜਗ ਤਾਰਨ ਤਰਨ ਗੁਰ ਪੰਚਮ ਚਰਨ ਹੈਂ! ॥੨॥ 


<< 


ਦੋਹਰਾ: 
ਸੀ ਗੁਰੁ ਅੰਗਦ ਕੀ ਕਥਾ, 

ਕਹੋਂ ਜਥਾਰਥ' ਸਾਰ?। 

ਚਿੱਤ ਸ਼ਾਂਤਿ ਦਾ ਨਿੱਤ ਸੁਖ, 

ਬਿਘਨ ਸਘਨ ਘਨ ਬਯਾਰਿ' ॥੨॥ 


ਚੌਪਈ: 


'ਸ਼ਰੀ ਗੁਰੂ ਅਰਜਨ ਦੇਵ ਜੀ (ਅਰਜਨ) ਉੱਜਲ ਰੂਪ ਹਨ, 
(ਜਿਨ੍ਹਾਂ ਨੇ) ਅਰਜਨ ਦੇ (ਅਮੋਖ ਬਾਣਾਂ ਵਰਗੀ) ਬਾਣੀ 
(ਅਰਜਨ) ਸੰਗੂਹਿ ਕੀਤੀ। 


'(ਉਹ) (ਅਰਿ) ਵੈਰੀਆਂ ਤੇ (ਜਨ) ਦਾਸਾਂ ਦੀਆਂ (ਅਰਜਨ) 
ਬੇਨਤੀਆਂ ਨੂੰ ਆਪ ਸੁਣਦੇ ਹਨ। (ਅਰਜਨ) ਕਲਪ ਬ੍ਰਿਛ 
(ਵਾਂਗ ਉਨ੍ਹਾਂ ਦੇ) ਦਾਨ ਦਾ (ਅਰਜ) ਵਿਸਥਾਰ (ਨ) ਨਹੀਂ 
(ਜਾਣਿਆ ਜਾ ਸਕਦਾ)। 


(ਪੰਜਵੇਂ ਗੁਰਾਂ ਦੇ ਚਰਨ) ਕੰਵਲ ਨਾਲੋਂ ਕੋਮਲ, ਅੱਗ ਨਾਲੋਂ 
ਨਿਰਮਲ, ਧਉਲੇ ਬਲਦ ਨਾਲੋਂ ਚਿੱਟੇ ਤੇ ਨਵੀਨਰੰਗ ਵਾਲੇ 
ਹਨ। 


'ਚੰਦ (ਵਰਗੇ) ਠੰਡੇ ਤੇ ਸਦਾ ਹੀ ਸੁਖਾਂ ਦੀ ਖਾਣ ਹਨ, ਸੂਰਜ ਦੇ 
ਮਾਲਕ ਅਤੇ ਧਰਤੀ 'ਤੇ ਚਾਨਣ ਕਰਨ ਵਾਲੇ ਹਨ। 


ਅੰਮ੍ਰਿਤ ਵਾਂਗ ਸੁਖ ਦੇਣ ਵਾਲੇ, ਧਰਤੀ ਵਾਂਗ ਧੀਰਜੀ, ਕ੍ਰਿਸ਼ਨ 
ਵਾਂਗ ਪੂਜਨੀਕ ਤੇ ਕਾਮਨਾ ਪੂਰੀਆਂ ਕਰਨ ਵਾਲੇ ਹਨ। 


'ਪਾਲਣਾ ਤੇਰੱਖਿਆ ਕਰਨ ਵਾਲੇ, ਦੁੱਖਾਂ ਤੇ ਦੋਸ਼ਾਂ ਨੂੰ ਨਾਸ਼ 
ਕਰਨ ਵਾਲੇ ਤੇ ਸੰਸਾਰ ਸਮੁੰਦਰ ਤੋਂ ਤਾਰਨ ਲਈ ਪੰਜਵੇਂ ਗੁਰਾਂ 
ਦੇ ਚਰਨ ਜਹਾਜ਼-ਰੂਪ ਹਨ। 

'ਸੱਚੀ। 'ਸ਼ਰੇਸ਼ਟ। 


'ਸੰਘਣੇ ਬੱਦਲਾਂ (ਵਰਗੇ) ਬਿਘਨਾਂ ਨੂੰ ਹਵਾ (ਵਾਂਗ ਉਡਾ ਦੇਂਦੀ 
ਹੈ)। 





364 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਬਿ ਤੈ ਗੁਰ ਗੁਰਤਾ ਲੈ ਆਏ। 

ਨਗਰ ਖੰਡੂਰ ਜ਼ਰੂਰ ਥਿਰਾਏ। 

ਮਨ ਕਰਤਾਰ ਪੁਰੇ ਮੈ ਰਹੈ। 

ਜਯੋਂ ਪਤਿਬੁਤਾ ਪਤਿ ਚਿਤ ਚਹੈ ॥ ੪॥ 
ਹੁਤੀ ਭਗਤਿ ਹਰਿ ਕੀ ਇਕ ਮਾਈ। 
ਸੀ ਅੰਗਦ ਕੀ ਭੂਆ ਫਿਰਾਈ'। 

ਤਾਂ ਕੇ ਘਰ ਇਕ ਕੋਠੇ ਮਾਂਹੀ। 

ਰਹੈਂ ਜਨਾਵੈਂ ਕਾਹੂੰ ਨਾਂਹੀ ॥੫॥ 

ਹੁਤੋ ਸਿੱਖ ਇਕ ਭਾਈ ਭਿਰਾਈ। 

ਜੋ ਸੇਵੈ ਨੀਕੈ ਮਨ ਲਾਈ। 

ਏਕ ਵਕਤ ਗੁਰ ਭੋਜਨ ਗਹੈਂ। 

ਸਦਾ ਸਮਾਧੀ ਮੈਂ ਥਿਰ ਰਹੈਂ ॥੬॥ 
ਜ਼ਯਾਦੇ ਬਾਤ ਨ ਕਿਸ ਸੋਂ ਕਰੈਂ। 

ਨਹਿਂ ਜਾਵੈਂ ਕਬਹੂੰ ਨਿਜ ਘਰੈਂ। 

ਗੁਰ ਕੇ ਸੁਤ ਦਾਸੂ ਅਰ ਦਾਤੂ। 
ਬਨਤਾ' ਖੀਵੀ ਸਿੱਖਨਿ ਮਾੜੂ? ॥ ੭॥ 'ਗੁਰਾਂ ਦੇ) ਮਹਲ। ਆਤਾ। 
ਆਵੈਂ ਜੇ ਗੁਰ ਕੇ ਢਿਗ ਕਬ ਹੀ। 
ਦੈਂਹ ਉਠਾਇ ਪਾਸ ਤੈ ਤਬ ਹੀ। 

ਸੀ ਨਾਨਕ ਜਬਿ ਇਤੈਂ ਸਮਾਏ। 

ਸੀ ਅੰਗਦ ਜੀ ਸੁਨਿ ਮੁਰਝਾਏ ॥੮॥ 
ਉਪਜਾ ਅਤਿ ਵੈਰਾਗ ਮਨ ਮਾਂਹੀ। 
ਕਰੈਂ ਬਾਤ ਕਿਸਹੀ ਸੋਂ ਨਾਂਹੀ। 

ਲੀਨੋ ਬੂਹਾ ਬੰਦ ਕਰਾਈ। 

ਭੀਤਰ ਥਿਰੇ ਸਮਾਧਿ ਲਗਾਈ ॥੯॥ 
ਸਿੱਧ ਸਾਧੁ ਹਿਤੁ ਦਰਸ਼ਨ ਆਵੈਂ। 
ਦਰਵਾਜਾ ਨਹਿ ਕੋਇ ਖੁਲਾਵੈਂ। 

ਤੀਨ ਮਾਸ ਬੀਤੇ ਜਬਿ ਐਸੇ। 

ਗੁਰ ਸਮਾਧਿ ਧਰਿ ਅੰਦਰ ਬੈਸੇ ॥ ੧੦॥ 
ਉਤ ਗੁਰ ਆਦਿ ਪੁਲੋਕ ਪਧਾਰੇ। 

ਇਤ ਯਹਿ ਕਾਂਹਿ ਨ ਦੇਂਹ ਦਿਦਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 365 


ਬਯਾਕੁਲ ਭੇ ਸਿਖ ਬਿਨ ਗੁਰ ਦਰਸੇ। 

ਖੇਤੀ ਜੈਸ ਬਿਨਾ ਘਨ ਬਰਸੇ ॥ ੧੧॥ 

ਜੈਸ ਚਕੋਰ ਉਮੱਸਯਾ ਮਾਂਹੀ। 

ਮਨਿ ਬਿਨ ਫਨੀ ਬਾਰ ਬਿਨ ਮਾਹੀ' ॥ ੧੨॥ 'ਮਣੀ ਤੋਂ ਬਿਨਾਂ ਸੱਪ ਤੇ ਪਾਣੀ ਤੋਂ ਬਿਨਾਂ ਮੱਛੀ। 
ਦੋਹਰਾ: 

ਬਾਬੇ ਬੁੱਢੇ ਕੋ ਲਯੋ, 

ਆਖਰ ਸਬਿ ਨੇ ਸੰਗ। 

ਦਰਸ਼ਨ ਗੁਰ ਕਰਬੇ ਲੀਏ, 

ਅਏ ਖੰਡੂਰ ਉਮੰਗਿ ॥੧੨॥ 

ਜਬਿ ਗੁਰ ਤਈਂ ਨਿਹਾਰਾ। 

ਧਰੇ ਸਮਾਧਿ ਥਿਰੇ ਸਮ ਮੇਰੂ, 

ਮਨੋਂ ਸ਼ਾਂਤਿ ਰਸ ਭਾਰਾ। 

ਦਸਮੇਂ ਦ੍ਰਾਰ ਸ੍ਰਾਸ ਮਨ ਥਿਰ ਕਰਿ, 

ਖਿੜਕੀ ਲੰਪਕ ਲਾਈ'। 'ਤਾਕੀ ਨੂੰ ਕੁੰਡੀ ਲਾ ਦਿੱਤੀ ਭਾਵ ਤਾਕੀ ਬੰਦ ਕਰ ਦਿੱਤੀ। 
ਸਿੱਧ ਸਾਧੁ ਜੋਗੀ ਜੇ ਆਏ, 

ਰਹੇ ਪੇਖਿ ਬਿਸਮਾਈ ॥ ੧੪॥ 

ਭਵਰ ਗੁਫਾ ਮੈਂ' ਥਿਰੇ ਤਖਤ ਪਰ, 'ਦਸਵੇਂ ਦੁਆਰ ਵਿੱਚ। 

ਪਿਖੇਂ ਜਹੂਰਾ ਨੂਰੀ'। 'ਪੁਕਾਸ਼ ਸਰੂਪ ਦਾ ਪ੍ਰਕਾਸ਼। 

ਨਿਜਾਨੈਦ ਰਸ' ਅੰਮ੍ਰਿਤ ਧਾਰਾ, 'ਆਪਣੇ ਸਰੂਪ ਦੇ ਅਨੰਦ ਦਾ ਰਸ। 

ਪੀਐਂ ਮਗਨ ਮਨਿ ਰੂਰੀ'। 'ਸੁੰਦਰ ਮਨ ਨਾਲ। 

ਆਖਰ ਬਾਬੇ ਬੁੱਢੇ ਆਦਿਕ, 

ਸਿਖਨਿ ਸਮਾਧਿ ਖੁਲ੍ਹਾਈ। 

ਖੁਲ੍ਹੀ ਸਮਾਧਿ ਉਪਾਧਿ ਬਯਾਧਿ ਹਰ', ਉਪਾਧੀਆਂ ਤੇਰੋਗਾਂ ਨੂੰ ਨਾਸ਼ ਕਰਨ ਵਾਲੇ (ਸਤਿਗੁਰਾਂ ਦੀ)। 
ਸਿੱਖਨਿ ਖੁਸ਼ੀ ਮਨਾਈ ॥ ੧੫॥ 

ਜੈ ਜੈ ਧੁਨਿ ਨਭ' ਧਰ? ਪਰ ਭਰਗੀ, 'ਅਕਾਸ਼। “ਧਰਤੀ। 

ਸੁਰ ਸਿਖ ਸੁਮਨ ਬਸਾਵੈਂ”। 'ਸਿੱਖਾਂ ਰੂਪ ਦੇਵਤੇ ਫੁੱਲਾਂ ਦੀ ਬਰਖਾ ਕਰਦੇ ਹਨ। 
ਬਾਂਛਿਤ ਫਲ ਭਲ ਪਾਵੈਂ। 





366 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਦਿ ਗੁਰੂ ਬਨਵਾਰੀ'। 'ਕਰਤਾਰ ਰੂਪ। 

ਕਰੀ ਸਪੁਰਦ ਆਪ ਕੇ ਸੰਗਤਿ, 

ਤੁਮ ਮਾਲੀ ਸਿਖ ਵਾਰੀ' ॥੧੬॥ 'ਸਿੱਖੀ ਰੂਪ ਬਗ਼ੀਚੀ ਦੇ। 

ਦਯਾ ਦ੍ਰਿਸ਼ਟਿ ਇਸ ਕਰੋ ਸਿਰਿਸ਼ਟਿ ਪਰ, 

ਤੁਮ ਹੋ ਇਸ਼ਟ' ਹਮਾਰੇ। ਪੂਜਣ ਯੋਗ। 

ਆਪ ਗੁਪਾਲ' ਪਾਲੀਏ ਸੰਗਤਿ, 'ਸੰਗਤਾਂ ਰੂਪ ਗਊਆਂ ਦੇ ਪਾਲਕ। 
ਸਿਸ ਸਸ ਤੁਮ ਘਨ ਭਾਰੇ'। 'ਸਿੱਖੀ ਰੂਪ ਖੇਤੀ ਲਈ ਤੁਸੀਂ ਭਾਰੇ ਬੱਦਲ ਰੂਪ ਹੋ। 
ਮਾਨੀ ਅਰਜ਼ ਸਿਖਨ ਕੀ ਸਤਿਗੁਰ, 

ਆਦਿ ਗੁਰੂ ਕੀ ਰੀਤੀ। 

ਸਭਾ ਲਗਾਇ ਸ ਪ੍ਰੀਤੀ ॥੧੭॥ 

ਬੈਠ ਸਿੰਘਾਸਨ ਪਰ ਨਿਤ ਹੀ ਪ੍ਰਤਿ, 

ਚਾਰ ਘਟੀ' ਸੁਖਕਾਰੇ। 

ਦੇਵੈਂ ਦਰਸ ਹਰਸ' ਸਿੱਖਨ ਕੋ, 

ਕਰਸਿ' ਦਿਵਾਨ ਸਕਾਰੇ?। 

ਭਾਈ ਬਾਲੇ ਤੇ ਪੁਨ ਸੁਨਹੀਂ, 

ਚਲਿਤ' ਆਦਿ ਗੁਰ ਕੇਰੇ। 

ਜਹਿੰ ਜਹਿਂ ਗਏ ਕੀਨ ਜੋ ਜੋ ਕੁਮ, 

ਸੋਊ ਸੁਨਾਵਤਿ ਟੇਰੇ' ॥੧੮॥ 

ਸੁਨਿ ਗੁਰ ਮਗਨ ਹੋਹਿਂ ਗੁਨਿ ਅਚਰਜ, 

ਭਾਈ ਪੈੜਾ ਲਿਖ ਹੀਂ। 

ਭਈ ਜਨਮ ਸਾਖੀ ਸੋ ਪੋਥੀ, 

ਜੋ ਅਬਿ ਸਬਿ ਸਿਖ ਪਿਖਹੀਂ ॥੧੯॥ 

ਦੋਹਰਾ: 

ਚਾਰ ਪਹਰ ਨਿਤ ਜਾਇ ਜਹਿਂ, 

ਕਰੈਂ ਉੱਗ੍' ਤਪ ਭਾਰ। 

ਤਪਯਾਣਾ ਉਸ ਤਾਲ ਕੋ, 

ਕਹਿਤ ਸਿਖ ਅਬਿ ਸਾਰ' ॥੨੦॥ 'ਸਾਰੇ। 

ਏਕ ਪਹਰ ਉਪਦੇਸ਼ ਦੇਹ, 

ਸੁਨੈਂ ਜਾਮ' ਇਕ ਗਾਥ”। 'ਪਹਿਰ। “ਕਥਾ (ਜਨਮ ਸਾਖੀ ਦੀ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 367 


ਕ੍ਰਿਯਾ, ਸ਼ੁਖਾਸਨ' ਜਾਮ ਇਕ, 
ਧਰੈਂ ਸਮਾਧੀ ਨਾਥ' ॥੨੧॥ 
ਨਿਸ਼ਾਨੀ ਛੰਦ: 

ਸਤਿਗੁਰੂ ਨਿਬਾਹੈਂ। 

ਭਏ ਬਿਦਿਤ ਸਬਿ ਦੇਸ ਮੈਂ, 
ਗੁਰ ਦੁਤੀ ਮਹਾਂਹੈਂ। 
ਸੰਗਤਿ ਦੇਸ ਬਿਦੇਸ ਤੈ, 

ਨਿਤ ਗੁਰ ਢਿਗ ਆਵੈ। 
ਅਰਪਿ ਉਪਾਇਨ' ਅਨਿਕਧਾ2, 
ਫਲ ਬਾਂਛਿਤ ਪਾਵੈ ॥ ੨੨ ॥ 
ਅਭਯਾਗਤ' ਖਾਵੈਂ। 

ਭੀਰ ਘਨੀ ਗੁਰ ਦ੍ਰਾਰ ਪੈ, 
ਨਿਸ ਦਯੋਸ ਰਹਾਵੈ। 


ਅੱਖਰ ਤਬਿ ਗੁਰਿ ਗੁਰਮੁਖੀ, 
ਸਿੱਖਨ ਹਿਤ ਕੀਨੇ”। 


'ਕ੍ਰਿਆ ਤੇ ਆਰਾਮ। 
'ਸਤਿਗੁਰੂ (ਇਕ ਪਹਿਰ) ਸਮਾਧੀ ਲਾਉਂਦੇ ਹਨ। 


'ਭੇਟਾ। “ਅਨੇਕ ਤਰ੍ਹਾਂ ਦੀਆਂ। 


ਸਾਧੂ, ਫਕੀਰ, ਮੰਗਤੇ। 


“ਗੁਰਮੁਖੀ ਅੱਖਰ ਅਸਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ 
ਮਹਾਰਾਜ ਦੇ ਸਮੇਂ ਪ੍ਰਚਲਤ ਸਨ। ਆਸਾ ਰਾਗ ਵਿੱਚ ਗੁਰੂ ਜੀ 
ਰਚਿਤ ਬਾਣੀ 'ਪਟੀ' ਦਰਜ ਹੈ, ਜਿਸ ਵਿੱਚ ਗੁਰਮੁਖੀ ਲਿਪੀ ਦੇ 
ਪੈਂਤੀ (੩੫) ਅੱਖਰਾਂ ਦਾ ਵਰਣਨ ਹੈ। ਸਰੀ ਗੁਰੂ ਨਾਨਕ ਪ੍ਰਕਾਸ਼ 
ਵਿੱਚ ਜ਼ਿਕਰ ਆਉਂਦਾ ਹੈ ਕਿ ਜਦ ਭਾਈ ਬਾਲਾ ਤਲਵੰਡੀ ਤੋਂ 
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਪੱਤ੍ਰੀ ਲੈ ਕੇ 
ਖਡੂਰ ਸਾਹਿਬ ਆਏ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 
ਕੀਤਾ ਕਿ ਕੋਈ ਐਸਾ ਸਿਖ ਬੁਲਾਉ ਜੋ ਸੰਸਕ੍ਰਿਤ ਤੇ ਗੁਰਮੁਖੀ 
ਦੋਨੋਂ ਤਰ੍ਹਾਂ ਦੇ ਅੱਖਰਾਂ ਨੂੰ ਜਾਣਦਾ ਹੋਵੇ, ਉਸ ਪਾਸੋਂ ਇਸ ਦਾ 
ਉਤਾਰਾ ਗੁਰਮੁਖੀ ਅੱਖਰਾਂ ਵਿੱਚ ਕਰਵਾ ਲਉ। ਤਦੋਂ ਖਹਿਰਾ 
ਗੋਤ ਦੇ ਮਹਿਮਾ ਨਾਮ ਜੱਟ ਨੇ ਕਿਹਾ: 'ਮਹਿਮਾ ਖਹਿਰਾ ਜੱਟ 
ਇਕ, ਕਹਿ ਗੁਰ ਅੰਗਦ ਪਾਸ। ਪੈੜਾ ਮੋਖਾ ਖੱਤ੍ਰੀ, 
ਸੁਲਤਾਨਹਿਂ ਪੁਰ ਬਾਸ॥ ੬੭॥ ਅੱਖਰ ਜਾਨਤ ਹੈ ਵਹਿ ਦੋਊ। 
ਪਢਿ ਲਿਖ ਹੈ ਬੁਲਵਈਏ ਸੋਊ ॥' ਜਦ ਇਹ ਪੁੱਛਿਆ ਗਿਆ 
ਕਿ ਉਸ ਨੇ ਗੁਰਮੁਖੀ ਅੱਖਰਾਂ ਦੀ ਵਿੱਦਿਆ ਕਦੋਂ ਪੜ੍ਹੀ ਤਾਂ 
ਉੱਤਰ ਮਿਲਿਆ ਕਿ>- ਸਤਿਗੁਰ ਕ੍ਰਿਪਾ ਨਿਧਾਨ, ਸ੍ਰੀ ਨਾਨਕ 





368 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਅਬਿ ਸਬਿ ਸਿੱਖ ਪਢਿਤ ਹੈਂ, 
ਅਤਿ ਸੁਖਦ ਨਵੀਨੇ ॥ ੨੩ ॥ 
ਸੰਸਕ੍ਰਿਤ ਅਰ ਫਾਰਸੀ ਲੌ, 
ਕਠਿਨ ਪਠਨ' ਹੈ। 


ਰਸਤਾ ਗਿਰ' ਬਨ? ਨਦਿਨ ਜਜਯੋਂ, 


ਚ਼ਲਿ ਚਢਨ ਕਠਿਨ ਹੈ। 
ਸਫਾ ਸੂਧ ਮਗ ਬਿਸਦ ਬਰ', 


ਨਿਗਮਾਗਮ' ਜਾਂ ਤੈ ॥੨੪॥ 

ਤਿਸੀ ਸਮੈ ਇਕ ਬਾਤ ਜੋ, 
ਬਡ ਹੋਈ। 

ਸ਼ੇਰ ਖਾਨ ਅਫਗਾਨ ਸੈਂ, 

ਕਰਿ ਜੰਗ ਬਡੋਈ। 

ਸ਼ਾਹ ਹਿਮਾਊ ਹਾਰ ਕੈ, 

ਦਿਸ ਗਜ਼ਨੀ ਧਾਯੋ। 

ਏਕਲ ਹੀ ਲਖਿ' ਬਯਾਸ ਕੋ, 

ਢਿਗ ਗਾਮ ਜੁ ਆਯੋ ॥੨੫॥ 

ਬਾਬਰ ਤੇ ਸੁਨਿ ਰਖੀ ਥੀ, 

ਗੁਰ ਕੀ ਵਡਿਆਈ। 

ਧਰਿ ਉਮੈਦ ਮਨਿ ਫਜ਼ਲ' ਕੀ, 

ਦਰਸੇ ਗੁਰੁ ਆਈ। 

ਬੈਠੇ ਥੇ ਗੁਰ ਧਯਾਨ ਮੈਂ, 


ਜਗ ਬਿਦਿਤ ਜਬਿ। ਸੰਗਤਿ ਕੀਨਿ ਮਹਾਨ, ਜਾਨੀ ਬਿਦਯਾ 
ਬਰਨ ਤਬਿ। ਪਰ ਚੂੰਕਿ ਗੁਰਮੁਖੀ ਅੱਖਰਾਂ ਦੇ ਲਿਖਣ, ਪੜ੍ਹਨ, 
ਪੜ੍ਹਾਉਣ ਅਤੇ ਅੱਗੋਂ ਫੈਲਾਉਣ ਦਾ ਵਧੇਰੇ ਕੰਮ ਸ੍ਰੀ ਗੁਰੂ ਅੰਗਦ 
ਦੇਵ ਜੀ ਮਹਾਰਾਜ ਦੇ ਸਮੇਂ ਜ਼ਿਆਦਾ ਜ਼ੋਰ ਸ਼ੋਰ ਨਾਲ ਹੋਇਆ 
ਜਿਸ ਕਰਕੇ ਆਮ ਲੇਖਕਾਂ ਵਾਂਗ ਗਿਆਨੀ ਜੀ ਨੇ ਵੀ ਇਹੋ ਹੀ 
ਲਿਖ ਦਿੱਤਾ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ 
ਮਹਾਰਾਜ ਨੇ ਰਚੇ ਹਨ। ਵਧੇਰੇ ਖੋਜ ਲਈ ਦੇਖੋ ਗੁਰਮੁਖੀ ਦਾ 
ਜਨਮ ਤੇ ਵਿਕਾਸ' ਰਚਿਤ ਸ: ਜੀ. ਬੀ. ਸਿੰਘ। 


'ਪੜ੍ਹਨਾ। 
'ਪਹਾੜ। “ਜੰਗਲ। “ਨਦੀਆਂ। 


'ਸਾਫ਼, ਸਿੱਧਾ, ਚੌੜਾ ਤੇ ਸ੍ਰੇਸ਼ਟਰਸਤਾ। 


'ਵੇਦਾਂ ਤੇ ਸਾਸ਼ਤ੍ਰਾਂ ਦਾ। “ਜਿਨ੍ਹਾਂ (ਗੁਰਮੁਖੀ ਅੱਖਰਾਂ) ਤੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹਿ ਖੜਾ ਰਹਾਯੋ। 

ਬੇ ਅਦਬੀ ਨਿਜ ਸਮਝ ਕੈ, 
ਸ਼ਹਿ ਖੱਗ!' ਉਠਾਯੋ ॥ ੨੬॥ 
ਗੁਰ ਪਰ ਖੜਗ ਨ ਨਿਕਸਯੋ, 
ਬਲ ਕਰਿ ਵਹਿ ਹਾਰਾ। 


ਕਯੋਂ ਨਹਿਂ ਖਗ ਝਾਰਯੋ। 

ਢੀਠ ! ਪੀਠ ਦੈ ਭਗ ਅਯੋ, 
ਚਹਿ ਸੰਤਹਿਂ ਮਾਰਯੋ ॥੨੭॥ 
ਯਹਿ ਅਜ਼ਮਤ ਪਿਖਿ ਗੁਰੂ ਕੀ, 
ਸ਼ਹਿ ਚਰਨੀ ਪਰਯੋ। 

ਕਹਯੋ ਬਖਸ਼ੀਏ ਪੀਰ ਜੀ ! 

ਮੈ ਭੁਲਿ ਬਿਗਰਯੋ। 


ਪਰ ਬਾਬਰ ਕੋ ਆਦਿ ਗੁਰੁ, 
ਬਖ਼ਸ਼ੀ ਸਤ ਸ਼ਾਹੀ। 

ਸੋ ਅਬਿ ਝੂਠੀ ਭਈ ਕਯੋਂ, 
ਮੈਂ ਕੋਪਯੋ ਤਾਂਹੀ ॥੨੮॥ 
ਪਿਖਿ ਅਧੀਨਗੀ ਸ਼ਾਹਿ ਕੀ, 


ਹੋਤੋ ਸਤ ਖੰਡਾ! ॥ ੨੯ ॥ 
ਯਾਂ ਤੇ ਬਾਰਹਿੰ ਬਰਸ ਲੌ, 
ਅਬਿ ਤੁਹਿ ਦੁਖਰੈਹੈ। 


369 





370 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤ ਪੁਸ਼ਤ' ਰਹੈ ਹੈ। 

ਅਬੀ ਤੁਮਾਰੇ ਘਰ ਭਵੈ', 
ਸ਼ਾਹਜ਼ਾਦਾ ਚਾਰੂ'। 
ਬਾਦਸ਼ਾਹਿ ਵਹਿ ਹਿੰਦੁ ਕਾ, 
ਹੂ ਹੈ ਬਡ ਭਾਰੂ ॥੩੦॥ 
ਸਿਜਦਾ' ਕਰਿ ਤਬਿ ਗੁਰੂ ਕੌ, 
ਮਗ ਪਯੋ ਹਿਮਾਊਂ। 


ਫਿਰ ਸ਼ਹਿ ਭਯੋ ਸੋਈ ॥੩੧॥ 
ਦੋਹਰਾ: 
ਬਾਦਸ਼ਾਹ ਕੇ ਮਿਲਨ ਕੀ, 
ਗਾਥਾ ਦਈ ਸੁਨਾਇ। 

ਆਗੇ ਗੁਰੁ ਅਰ ਸਿਖਨ ਕੀ, 
ਸੁਨੋ ਕਥਾ ਸੁਖਦਾਇ ॥ ੩੨॥ 
ਛੰਦ ਭਾਈ ਜੀਵਾ ਸਿੱਖ ਥਾ, 
ਇੱਕ ਸ਼ਰਧਾ ਵਾਰਾ। 

ਧਰਮ ਕਿਰਤ ਕਰਿ ਖਾਵਹੀ, 
ਧਰਿ ਤੋਸ' ਉਦਾਰਾ। 

ਨਿਤ ਪੁਤਿ ਖਿਚਰੀ ਦਧੀ' ਲਜਾਇ, 
ਗੁਰੁ ਤਈਂ ਛਕਾਵੈ। 

ਹੁਤੋ ਨੁਰੰਗਾ-ਬਾਦ ਕਾ', 
ਤਹਿਂ ਤੇ ਨਿਤ ਆਵੈ ॥੩੨॥ 
ਔਰ ਸੇਵ ਸਤਸੰਗਿ ਕਰਿ, 
ਰੰਗ ਮਨ ਕੋ ਲਾਵੈ। 

ਭਯੋ ਸਿੱਧ! ਦਿਨ ਥੋਰ ਮੈਂ, 
ਜਗ ਬਿਦਤਜੋ ਭਾਵੈ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਗੁਰੁ ਢਿਗ ਆਯੋ। 
ਚਰਨ ਬੰਦਿ ਕਰ ਜੋਰ ਕੈ, 
ਯੌ ਅਰਜ਼ ਅਲਾਯੋ ॥ ੩੪ ॥ 
ਹੇ ਗੁਰ ! ਫਸੇ ਗ੍ਰਿਹਸਤ ਮੈਂ, 
ਮੁਝ ਜੈਸੇ ਲੋਗੂ। 

ਪੁੰਨ ਦਾਨ ਜਪ ਤਪ ਕਛੂ, 
ਨਹਿ ਬਨਤਿ ਸੰਜੋਗੂ। 

ਕੈਸੇ ਹਮਰਾ ਭਲਾ ਹੂੰ, 

ਸੋ ਦਿਹੁ ਉਪਦੇਸੂ। 

ਜਾਂ ਤੇ ਸਹਜ ਸੁਭਾਵ ਹੀ, 
ਹਮ ਕਟੈਂ ਕਲੇਸ਼ੂ ॥੩੫॥ 
ਸੁਨਿ ਸਤਿਗੁਰੂ ਦਯਾਲ ਹੂ, 
ਅਸ ਬਚਨ ਉਚਾਰੇ। 

ਪਢਾ ਕਰੋ ਜਪਜੀ ਸਦਾ, 
ਕਰਤੇ ਰਹੁ ਕਾਰੇ। 

ਹੋਇ ਜੁ ਕਾਮ ਗ੍ਰੀਬ ਕਾ, 
ਬਿਨ ਕਰੋਂ ਮਜੂਰੀ। 

ਸੇਵ ਕਰੋ ਸਿਖ ਸਾਧ ਕੀ, 
ਧਰਿ ਦਯਾ ਜਰੂਰੀ ॥ ੩੬॥ 
ਧਰਮ ਕਿਰਤ ਕਰਿ ਖਾਈਓ, 
ਦਸਵੰਧ ਗੁਰੁ ਦੀਜੈ। 

ਸਤ ਸੰਗਤਿ ਭਗਤੀ ਕਰੋ, 
ਦਿਢ ਗਿਆਨ ਗਹੀਜੈ। 

ਇਨ ਬਾਤੋਂ' ਸੈਂ ਸਹਜ ਹੀ, 
ਗ੍ਰਿਹਸਤੀ ਲਹਿ ਮੁਕਤੀ। 
ਸੁਨਿ ਸਿਖ ਸਬਿ ਹੀ ਖੁਸ਼ ਭਏ, 
ਉਪਦੇਸ਼ ਸਯੁਕਤੀ' ॥ ੩੭ ॥ 
ਤਬਿ ਤੇ ਸਬਿ ਸਿਖਨ ਗਹੀ, 
ਏਹੀ ਸੁਚਿ' ਰੀਤੀ। 


371 





372 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੁਗਤਿ ਮੁਕਤਿ ਭਾਗੀ' ਭਏ, 
ਕਰਿ ਗੁਰੁ ਪਦ ਪ੍ਰੀਤੀ। 
ਅਨਗਨ ਸਿੱਖ ਇਸ ਹੀ ਬਿਧੀ, 
ਗੁਰੁ ਕੇ ਢਿਗ ਆਵੈਂ। 

ਦੈ ਭੇਟਾ ਉਪਦੇਸ਼ ਲੈ, 
ਬਾਂਛਿਤ ਫਲ ਪਾਵੈਂ ॥੩੮॥ 
ਪੁਨ ਇਕ ਜੁਲਕਾ' ਖੱਤ੍ਰੀ 
ਸਿੱਖ ਆਯੋ ਪਾਰੋ'। 

ਕਰਿ ਬੰਦਨ ਕਰ ਜੋਰ ਕੈ, 
ਉਨਿ ਐਸ ਉਚਾਰੋ। 

ਪਰਮ ਹੰਸ ਕਿਸ ਕੋ ਕਹੈ, 
ਲੱਛਨ ਗੁਰੂ ਗਾਵੋ। 

ਇਮ ਗੁਰੂ ਸੁਨਾਵੋ ॥੩੯॥ 
ਪੰਛੀ ਹੰਸ ਜੋ ਹੋਇ ਹੈਂ, 
ਚੁਨਿ ਮੁਕਤਾ' ਖਾਹੀਂ। 

ਮਾਨ ਸਰੋਵਰ ਪਰ ਰਹੈਂ, 
ਨਹ ਅਨਤੈ' ਜਾਹੀਂ। 

ਮਿਲੈ ਦੂਧ ਜਲ ਕੋ ਕਰੈ, 

ਲਾ ਚੁੰਜ ਜੁਦਾ ਹੈਂ। 

ਜਲ ਤਜਿ ਪਯ' ਪੀ ਲੇਤ ਹੈਂ, 
ਯਹਿ ਪਰਖ ਮੁਦਾ ਹੈ' ॥੪੦॥ 
ਤੈਸ ਬਿਬੇਕੀ ਸੰਤ ਜੋ, 

ਪਰਮ ਹੰਸ ਕਹਾਵੈਂ। 

ਮੁਕਤੀ ਮੁਕਤਾ' ਗਹਿਤ ਹੈਂ, 
ਸਤਿਸੰਗਿ ਰਹਾਵੈਂ। 
ਆਤਮ' ਔਰ ਅਨਾਤਮਾ? 
ਇਹੁ ਏਕ ਜੁ ਦੀਸੈਂ। 

ਚੁੰਚ ਬਚਨ ਬਿਬੇਕ ਸੋ”, 
ਵਹਿ ਕਰੈਂ ਪ੍ਰਿਥੀਸੈਂ' ॥੪੧॥ 


ਪਰਖਣ ਦਾ ਮਤਲਬ ਹੈ ਭਾਵ ਪਰਖਣ ਦੀ ਨਿਸ਼ਾਨੀ ਹੈ। 


ਮੁਕਤੀ ਰੂਪ ਮੋਤੀ। 
'ਚੇਤਨ। “ਜੜ੍ਹ 


'ਵਿਚਾਰ ਵਾਲੇ ਬਚਨਾਂ ਰੂਪ ਚੁੰਝ ਨਾਲ। 
'ਵੱਖ ਵੱਖ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿ ਚਿਤ ਆਨੰਦਰੂਪ ਜੋ, 

ਆਤਮ ਬ੍ਰਹਮ ਪੂਰਨ। 

ਕਰਿ ਦਿਖਲਾਵੈਂ ਦੇਹ ਤੇ, 

ਵਹਿ ਨਯਾਰੋ ਤੂਰਨ'। 

ਪਰਮ ਹੰਸ ਤਾ ਕੋ ਕਹੈ, 

ਜੋ ਅਸ ਬੁਹਮ ਗਯਾਨੀ। 

ਨਿਰਲੇਪ ਮਹਾਨੀ ॥੪੨॥ 

ਪ੍ਾਰਬਧ ਕੋ ਭੋਗ ਹੈੱ 

ਸਮ ਲੋਗਨ ਔਰੈਂ। 

ਯਹਿ ਤਜਜੋ ਤੌਰੈਂ। ਤਰੀਕਾ, ਢੰਗ। 

ਯਹਿ ਮਮ ਯਹਿ ਮਮ ਨਾਂਹਿ ਹੈ, 

ਇਤਯਾਦਿਕ ਦੁੰਦੁ'। 'ਦ੍ਰੈਤ ਵਾਦ, ਦੋ ਵਿਰੋਧੀ ਭਾਵਾਂ ਦੀ ਹੋਂਦ। 
ਸਬਿ ਤਜਿ ਬਿਚਰਤ ਜਿਤ ਕਿਤੈ, 

ਸਾਨੰਦ' ਅਦੁੰਦ” ॥੪੩॥ 'ਅਨੰਦ ਸਹਿਤ। “ਏਕਤਾ ਵਿੱਚ। 
ਪ੍ਰਤਿਬਿੰਬ' ਜਯੋਂ ਬਿੰਬ ਮੈਂ” 'ਅਕਸ। “ਸੂਰਜ ਵਿੱਚ। 
ਘਟ ਫੁਟੇ' ਮਿਲਹੀ। 'ਘੜੇ ਦੇ ਫੁੱਟਣ ਤੋਂ। 
ਬੁਹਮਵੰਤ' ਜਨ ਬੂਹਮ ਹ੍ਹ, 'ਬੂਹਮ ਨੂੰ ਜਾਨਣ ਵਾਲਾ। 
ਅੰਤਹਿ ਬ੍ਰਹਮ ਭਿਲਹੀ'। 'ਮਿਲ ਜਾਂਦਾ ਹੈ। 
ਜਨਮ ਮਰਨ ਨਹਿ ਤਾਹਿ ਕੋ, 

ਪੁਨ ਕਬਿ ਹੀ ਹੋਵੈ। 

ਔਰ ਹਜਾਰੋਂ ਜਨੋ ਕੇ 

ਵਹਿ ਬੰਧਨ ਖੋਵੈ ॥੪੪॥ 

ਦੋਹਰਾ: 

ਮੋਦ ਹੋਇ ਪਾਰੋ ਗਯੋ, 

ਲਗਜਯੋ ਸਾਧਨੋ ਮਾਂਹਿ। 

ਬ੍ਰਹਮ ਗਯਾਨ ਗੁਰ ਅਮਰ ਤੈ, 

ਪਾਯੋ ਪੁਨ ਤਿਹਿ ਚਾਹਿ ॥੪੫॥ 

ਚੌਪਈ: 


373 





374 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਨੋ ਗੁਰ ਢਿਗ ਅਏ ਤਦਾਈਂ। 

ਕਾਮਦਾਰ' ਥੇ ਸੋ ਪਤਿਸ਼ਾਹੀ। 'ਕਰਮਚਾਰੀ, ਮੁਲਾਜ਼ਮ, ਨੌਕਰ। 

ਦੈ ਭੇਟਾ ਨਿਜ ਮੁਕਤੀ ਚਾਹੀ ॥ ੪੬॥ 

ਸ਼ੀ ਅੰਗਦ ਉਪਦੇਸ਼ ਉਚਾਰਯੋ। 

ਦੇਹ ਅਨਿਤ' ਸਦਾ ਨਿਰਧਾਰਯੋ?। 'ਝੂਠੀ। “ਸਮਝੋਂ। 

ਆਤਮ ਬੂ ਹਮ ਨਿਤ ਨਿਜ ਲਖੀਏ। 

ਯਹਿ ਨਿਸਚਾ ਦਿਢ ਨੀਕੈਰਖੀਏ ॥ ੪੭ ॥ 

ਅਸਤੀ' ਭਾਂਤੀ£ ਪ੍ਰੇਯ” ਅੰਸ਼ ਬ੍ਰਹਮਾ'। 'ਹੈਤਾ, ਹੋਂਦ। “ਪ੍ਰਤੀਤੀ। “ਪਿਆਰ। '(ਹਰ ਪਦਾਰਥ ਵਿੱਚ 
ਇਹ ਤਿੰਨ) ਬੂਹਮ ਦੀਆਂ ਅੰਸ਼ਾਂ ਹਨ। 

ਨਾਮ ਰੂਪ ਮਾਯਾ ਅੰਸ਼ ਭੂਮ'। 'ਭਰਮ ਰੂਪ ਮਾਇਆ ਦੀਆਂ ਨਾਮ ਤੇ ਰੂਪ ਦੋ ਅੰਸ਼ਾਂ ਹਨ। 

ਇਨ ਪਾਂਚਨ ਕੋ ਸਗਲ ਪਸਾਰਾ। 

ਹੈ ਸੁਤਿ ਸਿੰਮ੍ਰਿਤ ਸਬਿਨਿ ਉਚਾਰਾ ॥ ੪੮॥ 

ਬੁਹਮ ਅੰਸ਼ ਸਦ ਇਕ ਰੱਸ ਗ੍ਰਾਮੀ'। 

ਮਾਯਾ ਅੰਸ਼ ਸਦਾ ਪੁਣਾਮੀ'। 

ਤਾਂ ਤੇ ਬ੍ਰਹਮ ਅੰਸ਼ ਨਿਜ ਰੂਪੰ। 

ਲਖੋ, ਤਜੋ ਮਾਯਾ ਭੂਮ ਕੂਪੰ ॥੪੯ ॥ 

ਸਰਬ ਰੂਪ ਲਖਿ ਬ੍ਰਹਮ ਪਸਾਰਾ। 

ਨਾਹਿ ਕਿਸੀ ਸੋਂ ਕੀਜੈ ਰਾਰਾ'। 'ਝਗੜਾ। 

ਇਹੈ ਅਨੱਨਜ ਭਗਤਿ' ਸੁਖਦਾਈ। (ਆਪਣੇ ਇਸ਼ਟ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨਣਾ। 

ਗਹੋ, ਲਹੋ ਕਲਯਾਨ ਸੁਹਾਈ ॥੫੦॥ 

ਕਰੋ ਨੌਕਰੀ ਦਸਵੰਧ ਦੇਵੋ। 

ਜੰਗ ਵੀਚ ਬੀਰਨ ਪਦ ਲੇਵੋ। 

ਦੇਸ ਕਾਲ ਕ੍ਰਮ ਬਿਨ ਤ੍ਰੈ ਮਿਲੇ। 

ਤਨ ਕੌ ਕਬੀ ਕਾਲ ਨਹਿ ਗਿਲੇ' ॥੫੧॥ 

ਸੁਨਿ ਉਪਦੇਸ਼ ਗਏ ਸਿਖ ਹੇ ਕੈ। 

ਮੱਲੂ ਸ਼ਾਹੀ, ਮਨਸੁਖ ਪੈ ਕੈ। 

ਪੁਨਾ ਕਿਦਾਰੀ, ਦੀਪਾ, ਬੂਲੇ। 

ਦਾਸ ਨਰੈਣ, ਸਹਾਰੀ, ਮੂਲੇ ॥੫੨ ॥ 

ਧਰਿ ਭੇਟਾ ਪਗ ਬੰਦਨ ਕੈ ਕੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 375 


ਬੂਝਯੋ ਮੁਕਤੀ ਮਾਰਗ ਐ ਕੈ। 

ਗੁਰੂ ਕਹਯੋ ਤੁਮ ਭਗਤਿ ਕਮਾਵੋ। 

ਤਾਂ ਤੇ ਭੁਗਤਿ ਮੁਕਤਿ ਸੁਖ ਪਾਵੇ ॥੫੨॥ 

ਉਨੈ ਕਹਾ ਹਮ ਜਾਨਤ ਨਾਹੀ। 

ਭਗਤੀ ਈਸ਼ਰ ਕੈਸ ਕਮਾਹੀ। 

ਸ਼ੀ ਅੰਗਦ ਕਹਿ ਸੁਨੋ ਸੁਜਾਨਾ। 

ਸਬਿ ਮੈ ਪਿਖੋ ਏਕ ਭਗਵਾਨਾ ॥੫੪॥ 

ਸੰਗਤਿ ਸੰਤਹਿਂ ਸੇਵਾ ਕਰੋ। 

ਸ੍ਰਾਸ ਸ੍ਰਾਸ ਗੁਰ ਮੰਤੁ ਉਚਰੇ। 

ਧਰਮ ਕਰਮ ਕ੍ਰਿਤ ਕਰੋ ਗੁਜ਼ਾਰਾ। 

ਗੁਰ ਨਮਿੱਤ ਦਸਵੰਧ ਦਿਹੁ ਸਾਰਾ ॥੫੫॥ 

ਹਿੰਸਾ ਜੀਵ' ਨਾਹਿ ਕਿਹ ਕਰੀਓ। 

ਨਿੰਦਾ ਚੁਗਲੀ ਚਿੱਤ ਨ ਧਰੀਓ। 

ਸਵਾ ਪਹਿਰ ਨਿਸਰਹਿਤੀ ਜਾਗੋ। 

ਕਰਿ ਸੌਚਾਦਿ ਭਜਨ ਮੈ ਲਾਗੋ ॥੫੬॥ 

ਚਢੇ ਦਿਵਸ ਮੁਖ ਤੇ ਗੁਰਬਾਨੀ। 

ਰਰੋ' ਕਰੋ ਨਿਜ ਕ੍ਰਿਤ ਮਹਾਨੀ। ।ਉਚਾਰੋ। 

ਸਾਂਝ ਸਮੇਂ ਸਤਿ ਸੰਗਤਿ ਕਰੋ। 

ਜਾਂ ਤੇ ਭਰਮ ਭੇਦ ਭੈ ਹਰੋ' ॥੫੭॥ 'ਦੂਰ ਕਰੋ। 

ਸੁਵਣ ਕਰੋਂ ਜਾਤਿ ਨਿਜ ਜੈਸੋ'। ਨਾਮ ਦਾ ਸੁਵਣ (ਐਉਂ) ਕਰੋ ਜਿਵੇਂ ਆਪਣੀ ਜਾਤੀ (ਬਾਰੇ 
ਗਹੁ ਨਾਲ) ਸੁਣਦੇ ਹੋ। 

ਮਨਨ ਦੇਹ ਸਮ ਦਿਢ ਧਰਿ ਬੈਸੋ'। 'ਮੰਨਨ ਨੂੰ ਦੇਹ ਵਾਂਗ ਪੱਕਾ ਕਰ ਕੇ ਬੈਠੋ। 

ਨਿਧਯਾਸਨ' ਨਿਜ ਨਾਮ ਸਮਾਨੈ। 'ਗਿਆਨ ਦੀ ਪ੍ਰਪੱਕ ਅਵਸਥਾ ਨੂੰ। 

ਕਰੋਂ, ਤੁ ਪੈਹੋ ਆਤਮ ਗਯਾਨੈ ॥੫੮॥ 

ਬੁਹਮਾਤਮ ਸਖਯਾਤ' ਜਬਿ ਹੋਈ। /ਪ੍ਤੱਖ। 

ਸੰਸੇ ਸ਼ੋਕ ਰਹੈ ਨਹਿ ਕੋਈ। 

ਕੈਵਲ ਮੁਕਤਿ ਤਬੈ ਤੁਮ ਪੈਹੋ। 

ਜਬੈ ਉਕਤ ਉਪਦੇਸ਼ ਕਮੈਹੋ ॥੫੯॥ 

ਸੋਰਠਾ: 

ਸੁਨਿ ਗੁਰ ਤੈ ਉਪਦੇਸ਼, 





376 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਰਸੰਸੇ ਹੂ ਸਿਖਨਿ ਤਬਿ। 

ਹਤੇ ਕਲੇਸ਼ ਅਸੇਸ', 

ਗਏ ਮੋਦ ਭਰਿ ਧਾਮ ਨਿਜ ॥੬੦॥ 

ਚੌਪਈ: 

ਦਿਨ ਦਿਨ ਅਨਗਨ ਜਨ ਸਿੱਖ ਬਨੈਂ। 

ਗੁਰ ਉਪਦੇਸ਼ ਕਮਾਵੈਂ ਘਨੈਂ। 

ਗੁਰੁ ਘਰੁ ਕਾ ਪੁਤਾਪੁ ਮਹਾਨੈ। 

ਬਢਨ ਲਗਯੋ ਦਿਨ ਮਕਰ ਸਮਾਨੈਂ! ॥੬੧॥ 'ਮਕਰਰਾਸੀ ਭਾਵ ਮਾਘ ਦੇ ਮਹੀਨੇ ਦੇ ਦਿਨਾਂ ਵਾਂਗ। 

ਨਿਰਮਲ ਪੰਥ ਧਰਮ ਕਾ ਚਾਲਾ। 

ਜਿਹ ਸਮ ਜਗ ਨਹਿ ਔਰ ਬਿਸਾਲਾ। 

ਜਾ ਕੀ ਸਾਖ' ਭਾਈ ਗੁਰਦਾਸੂ। 'ਉਗਾਹੀ। 

ਨਿਜ ਬਾਨੀ ਮੈਂ ਯੌਂ ਕਹਿ ਖਾਸੂ' ॥੬੨॥ 'ਆਪ। 

ਗੁਰੁ ਨਾਨਕ ਸਿੱਕਾ ਜਗ ਮਾਰਾ'। 'ਜਗਤ ਵਿੱਚ (ਸਿੱਖੀ ਦੀ) ਮੁਹਰ ਛਾਪ ਲਗਾਈ। 

ਨਿਰਮਲ ਪੰਥ ਚਲਾਯੋ ਭਾਰਾ। 

ਸਬਿ ਕੋ ਗੁਰੁ ਹਰਿ ਭਗਤਿ ਦਿਢਾਈ। 

ਕਲਿ ਮੈ ਸਤਿਜੁਗ ਦਿਯ ਬਰਤਾਈ ॥੬੨॥ 

ਔਰ ਜਿਤਕ ਥੇ ਤਬਿ ਜਗ ਭੇਖੀ। 

ਦੰਭੀ ਪਾਖੰਡੀ ਬਾਸੇਖੀ'। 

ਪੇਖਿ ਪ੍ਰਤਾਪ ਗੁਰੂ ਕਾ ਜਰਹੀਂ। 

ਬਿਬਿਧਿ ਈਰਖਾ ਮਨ ਮੈ ਧਰਹੀਂ ॥੬੪॥ 

ਪੈ ਕੁਛ ਪੇਸ਼ ਨ ਤਿਨਕੀ ਜਾਵੈ। 

ਜੁਗਨੂੰ' ਦੀਪਕਿ ਰਵਹਿਂ ਦਬਾਵੈ। 'ਟਟਿਆਣਾ। 

ਜੋਗੀ ਏਕ ਖੰਡੂਰ ਰਹਾਵੈ। 

ਚੰਦ ਨਾਥ" ਬਡ ਦੰਭ ਦਿਖਾਵੈ ॥ ੬੫ ॥ ਤਵਾਰੀਖ਼ ਗੁਰੂ ਖ਼ਾਲਸਾ (ਛਾਪਾ ਪੱਥਰ) ਦੇ ਪੰਨਾ ੧੭੫ 'ਤੇ 
ਖ਼ੁਦ ਕਵੀ ਜੀ ਨੇ ਜੋਗੀ ਦਾ ਨਾਮ ਸ਼ਿਵਨਾਥ ਲਿਖਿਆ ਹੈ। 

ਕੁਦਰਤਿ ਪਾਇ ਨ ਬਰਖਾ ਭਈ। 


ਪਰਯੋ ਕਾਲ ਪਰਜਾ ਡੁਲ ਗਈ'। 'ਡੋਲ ਗਈ। 
ਤਬਿ ਜੋਗੀ ਨੇ ਛਲ ਯਹਿ ਕੀਨਾ। 

ਯਾ ਬਿਧਿ ਲੋਗਨ ਕੋ ਕਹਿ ਦੀਨਾ ॥੬੬॥ 

ਦਿਹੁ ਖੰਡੂਰ ਤੈ ਗੁਰਹਿਂ ਨਿਕਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 377 


ਤੌ ਬਰਖਾ ਕਰਵੈਹੋਂ ਭਾਰੀ। 

ਜਢ ਜਾਟਨ' ਕੀਨੋ ਤਬਿ ਸੋਈ। 

ਜੋਗੀ ਤਪੇ ਕਹਯੋ ਥਾ ਜੋਈ ॥੬੭॥ 

ਖਹਰੇ ਜਾਟਨ ਗੁਰਹਿਂ ਉਚਾਰੋ। 

ਤਜਿ ਖਡੂਰ ਤੁਮ ਅਨਤ ਸਿਧਾਰੋ'। 

ਤੀਨ ਲੋਕ ਪਤਿ ਗੁਰੁ ਭਗਵਾਨਾ। 

ਤਜਿ ਖੰਡੂਰ ਕਿਯ ਦੂਹ ਪਯਾਨਾ ॥ ੬੮॥ 

ਚਹਿਤੇ ਗੁਰ ਤੌ ਪੁਰ ਉਲਟਾਤੇ। 

ਖਿਮਾ ਬਡਨ ਛੋਟਨ ਉਤਪਾਤੇ'। 'ਵੱਡੇ ਖਿਮਾਂ ਕਰਦੇ ਹਨ ਤੇ ਛੋਟੇ ਉਪੱਦੂਵ ਕਰਦੇ ਹਨ। 

ਕਰੀ ਹਰੀ ਜਿਮ ਖਿਮਾ ਭ੍ਰਿਗੁ ਤੈ'। '(ਬ੍ਹਮਾ ਦੇ ਪੁੱਤ੍ਰ) ਭ੍ਰਿਗੂ ਤੇ, (ਜਿਸ ਨੇ ਵਿਸ਼ਨੂੰ ਜੀ ਦੀ ਵੱਖੀ 
'ਚ ਲੱਤ ਮਾਰੀ ਸੀ)। 

ਤੈਸ ਗੁਰੂ ਕੀਯ ਜਾਟ ਵਰਗ ਤੈ' ॥ ੬੯॥ 'ਸਾਰੇ (ਖਹਿਰੇ) ਜੱਟਾਂ ਤੇ। 

ਖਾਨ ਰਜਾਦੇ ਗਾਮ ਨਜੀਕੈ'। ਖਾਨ ਛਾਬੜੀ ਪਿੰਡ ਕੋਲ। 

ਉਤਰੇ ਜਾਇ ਗੁਰੂ ਤਹਿ ਨੀਕੈ। 

ਜੰਗਲ ਮੈ ਮੰਗਲ ਤਹਿ ਭਯੋ। 

ਲੈਗਰ ਕੀਰਤਨ ਅਧਿਕ ਚਲਯੋ ॥। ੭੦ ॥ 

ਉਤ ਬਰਖਾ ਨਹਿ ਤੌ ਭੀ ਹੋਈ। 

ਜੋਗੀ ਜਾਟ ਲੱਜਤ ਭੇ' ਸੋਈ। 

ਅਮਰਦਾਸ ਜਬਿ ਅਏ ਖਡੂਰੈਂ। 

ਬਾਤ ਏਹੁ ਸੁਨਿ ਕੁਪੇ ਜਰੂਰੈਂ ॥ ੭੧॥ 

ਕਹਯੋ ਜਟਨ ਗੁਰ ਕੋ ਪੁਨ ਲਯਾਵੋ। 

ਅਮਰ ਕਹਾ ਮਮ ਬਚਨ ਕਮਾਵੋ। 

ਚਾਹਿਤ ਜੇ ਗੁਨਾਹ ਬਖ਼ਸ਼ਾਯਾ। 

ਅਰੁ ਬਰਖਾ ਬਹੁ ਚਹਿਤ ਕਰਾਯਾ ॥ ੭੨ ॥ 

ਜੋਗੀ ਤਪੇ ਤਈ ਤੌ ਗਹਿ ਕੈ'। 'ਤਾਂ ਪਕੜ ਕੇ। 

ਲੈ ਜਾਵੋ ਸ਼ੀਘਰ' ਜਹਿਂ ਜਹਿਂ ਕੈ?। 'ਛੇਤੀ। “ਜਿੱਥੇ ਜਿੱਥੇ (ਲੋੜ ਹੈ)। 

ਬਰਖਾ ਤਹਿ ਤਹਿ ਤੁਰਤਹਿ ਹੋਈ। 

ਬਿਨਾ ਦੇਰ ਜਾਟਨ ਕੀਯ ਸੋਈ ॥ ੭੩॥ 

ਪਕਰਿ ਘਸੀਟਤਿ ਜਹਾਂ ਫਿਰਾਂਹੀ। 

ਬਰਖਾ ਪਾਛੇ ਬਰਸਤਿ ਜਾਹੀ। 





378 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਰਯੋ ਅਤੀ ਦੁਖੁ ਪਾਇ ਸੁ ਜੋਗੀ। 

ਕਰੀ ਜੈਸ ਥੀ ਤੈਸੀ ਭੋਗੀ ॥ ੭੪॥ 

ਬਰਖਾ ਤੈ ਦੁਰਭਿਖ' ਭੌ ਦੂਰੈਂ। 

ਲਯਾਏ ਜੱਟ ਪੁਨ ਗੁਰਹਿਂ ਖਡੂਰੈਂ ॥ ੭੫ ॥ 

ਦੋਹਰਾ: 

ਇਤਯਾਦਿਕ ਗਾਥਾ ਘਨੀ 

ਚਲਤਿ ਦੁਤੀ ਗੁਰੁ ਕੇਰ। 

ਹੈ ਬੇਯੰਤ ਲਹਿ ਅੰਤ ਕੋ, 

ਕਹੋਂ ਮੇਰੁ ਤੇ ਸੇਰ' ॥ ੭੬॥ 'ਸੁਮੇਰ ਪਰਬਤ 'ਚੋਂ ਸੇਰ ਭਾਵ ਬਹੁਤੀ 'ਚੋਂ ਥੋੜੀ (ਕਥਾ) 
ਕਹਿੰਦਾ ਹਾਂ। 


ਨਿਸ਼ਾਨੀ ਛੰਦ: 

ਭਗਯੋ ਹਿੰਮਾਊ ਜਬੈ ਥਾ, 

ਤਬਿ ਤੈ ਅਫਗਾਨੂੰ। 

ਸ਼ੇਰ ਸ਼ਾਹ ਪਤਸ਼ਾਹ ਭਯੋ, 

ਜ਼ਾਲਮ ਮਾਹਾਨੂੰ। 

ਤਾ ਕਾ ਪੂਤ ਸਲੇਮ ਸ਼ਾਹ, ਜਬਿ ਤਖਤ ਥਿਰਾਯੋ। 


ਹੇਮੂੰ ਬਨੀਏ ਕੋ ਤਿਸੈ, ਵਾਜ਼ੀਰ ਬਨਾਯੋ ॥ ੭੭॥ 
ਚਾਮ ਦਾਮ ਕੇ' ਤਾਹਿ ਤਬਿ, ਜਗ ਮਾਹਿ ਚਲਾਏ। 
ਕੰਚਨ' ਮਾਸੇ ਏਕ ਕੀ, ਮਧ ਮੇਖ ਠੁਕਾਏ। 

ਵਹਿ ਜਬ ਤਰਫ ਲਾਹੌਰ ਕੇ, ਸਹਿ _ਸ਼ਾਹਿ 
ਸਿਧਾਯੋ। 

ਸ਼ਾਹੀ ਰਸਤਾ ਤਬਿ ਹੁਤੋ, ਏਹੀ ਅਧਿਕਾਯੋ 
॥੭੮॥ 

ਉਤਰਿ ਬਯਾਸ ਤਟ ਥਿਰਯੋ ਜੋ, ਗੁਰੁ ਕਾ ਜਸ 
ਸੁਨਿ ਕੈ। 

ਅਯੋ ਗੁਰੂ ਕੇ ਦਰਸ ਕੋ, ਮਨ ਮਹਿ ਯਹਿ ਗੁਨਿ 
ਕੈ। 

ਨਹਿ ਤਜੀਮ' ਮੁਹਿ ਦੇਂਹ ਜੌ, ਦਿੰਹ ਤਾਜ਼ਾ 'ਸਨਮਾਨ, ਆਦਰ। “ਕੜਾਹ। 
ਹਲੁਆ?। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਲੂਆ' ॥੭੯॥ 

ਜਬਿ ਗੁਰੂ ਢਿਗ ਵਹਿ ਪਹੁਚੰਯੋ, ਗੁਰੁ ਲਰਕਨ 
ਸੰਗਾ। 

ਖੇਲਤ ਥੇ ਨਿਜ ਮੌਜ ਸੌਂ, ਦਿਲ ਹਰਿ ਸੌਂਰੰਗਾ। 
ਹੇਮੂੰ ਜਬਿ ਇਕ ਘੜੀ ਲੌ, ਤਹਿ ਖੜਾ ਰਹਾਯੋ। 
ਗੁਰ ਇਸ ਕੀ ਦਿਸ ਨ ਪਿਖਯੋ, ਇਨ ਰੋਸ 
ਬਢਾਯੋ ॥੮੦॥ 

ਸਿੱਖ ਪਸ਼ੌਰੀ ਤਬੈ ਲਜਾਇ, ਪ੍ਰਸ਼ਾਦਿ ਰੁ ਮੇਵਾ। 
ਗੁਰੁ ਅੱਗੂ ਯਹਿ ਭੇਟ ਦੈ, ਲਾਗਯੋਂ ਮਧ ਸੇਵਾ। 
ਦਯੋ ਗੁਰੂ ਬਰਤਾਇ ਸੋ, ਹੇਮੂੰ ਭੀ ਪਾਯੋ। 

ਸਰਬ ਸ਼ਕਤਿ ਮਤ ਗੁਰੂ ਕੌ, ਲਖਿ ਪਗ ਲਪਟਾਯੋ 
॥੮੧॥ 

ਅਰਜ਼ ਕਰੀ ਮਮ ਸ਼ਾਹਿ ਕੀ, ਰਹਿ ਸਦ 
ਪਤਸ਼ਾਹੀ। 

ਜੋ ਹੋਨਾ ਥਾ ਹੋ ਚੁਕਯੋ, ਗੁਰੁ ਕਹਾ ਅਚਾਹੀ'। 
ਜਿਨ ਕੀ ਸ਼ਾਹੀ ਚਹਿਤ ਤੂੰ, ਯਹਿ' ਤੁਰਕ ਬਨੈ 
ਹੈਂ। 

ਤੁਮ ਕੋ ਹਤ ਹੈਂ' ਮੁਗਲ ਫਿਰ, ਕਹੁ ਤੂੰ ਕ੍ਯਾ 
ਕੈਹੈਂ! ॥੮੨॥ 

ਦੇਨੀ ਚਹੀ ਜਗੀਰ ਉਨਿ, ਕੁਛ ਮਨ ਖੁਨਸੈ ਕੈ'। 
ਲਈ ਨਾ ਗੁਰੁ ਤਿਹ ਭੇਟ ਲੌ, ਵਹਿ ਗਯੋ ਰਿਸੈ 
ਕੈ'। 

ਕੀਨੋ ਤੁਰਕ ਸਲੇਮ ਨੈ, ਤਿਸ ਕੋ ਤਤਕਾਲੈਂ'। 
ਪੁਨ ਅਕਬਰ ਨੈ ਮਾਰਯੋ, ਵਹਿ ਕਰਿ ਦੁਰਹਾਲੈਂ” 
॥੮੩॥ 

ਇਸੀ ਤੌਰ ਨਿਤ ਸਤਿਗੁਰੂ, ਬਹੁ ਲੀਲ੍ਹਾ ਕਰਿਹੀਂ। 
ਮਨੋ ਸ਼ਾਂਤਿ ਰਸ ਤਨ ਧਰੇ, ਸਿੱਖਨ ਦੁਖ ਹਰਹੀਂ। 
ਕਾਮਤਰੂ ਸਮ' ਕਾਮਨਾ, ਸਿੱਖਨ ਕੀ ਪੂਰੈਂ। 

ਨਿਸ ਦਿਨ ਬਨਯੋ ਅਨੰਦਰਹਿ, ਗੁਰੁ ਦੁਆਰ 
ਖੰਡੂਰੈਂ ॥੮੪॥ 


ਬਿਨਾਂ ਇੱਛਾ ਤੋਂ ਭਾਵ ਸਹਿਜ ਸੁਭਾ। 
ਇਹ (ਸਲੇਮ ਸ਼ਾਹ)। 


'ਮਾਰ ਦੇਣਗੇ। ਕੀ ਕਰੇਂਗਾ। 


'ਖਿਝ ਕੇ। 
ਗੁੱਸੇ ਹੋ ਕੇ। 


ਛੇਤੀ ਹੀ। 
ਬੁਰਾ ਹਾਲ। 


379 





380 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਗੁਰੁ ਅੰਗਦ ਜੀ ਗਏ, ਨਿਜ ਨਗਰ ਹਰੀ_'ਨਾਂਗੇ ਦੀ ਸਰਾਂਇ ਦੇ ਨੇੜੇ ਇਕ ਪਿੰਡ। 
ਕੇ'। 

ਦੇਸ ਮਾਲਵੇ ਕੇ ਬਿਖੇ, ਜੋ ਹੈ ਅਬਿ ਨੀਕੇ। 

ਹੁਤੋ ਦੇਸ ਕਾ ਚੌਧਰੀ, ਸਰਦਾਰ ਤਹਾਂ ਜੋ। 

ਅਯੋ ਮਿਲਨ ਹਿਤ ਗੁਰੂ ਕੋ, ਧਰਿ ਮਾਨ ਮਹਾਂ ਸੋ 

॥੮੫॥ 

ਅਦਬ ਨਾ ਕੀਨੋ ਮੂਢ ਨੈ, ਆ ਥਿਰਯੋ ਸਿਰ੍ਹਾਨੇ। 

ਗੁਰਸਿਖ ਪਿਖ ਨਹਿ ਸਹਿ ਸਕੇ, ਤਿਹ ਲਗੇ 

ਉਠਾਨੇ। 

ਰੋਕ ਸਿਖਨ ਕੇ ਸਤਿਗੁਰੂ, ਯੌਂ ਕਹਾ ਸੁਨਾਈ। 

ਮਾਂਦ' ਸਰਦਾਰੀ ਕਾ ਇਸੈ, ਸੋ ਰਹੈ ਨ ਕਾਈ 'ਹੰਕਾਰ (ਅ) ਰੋਗ। 
॥੮੬॥ 

ਕਰ' ਜੋਰੇ ਪੁਨ ਚੌਧਰੀ, ਬਖ਼ਸ਼ਾਵਨ ਚਾਹਾ। 'ਹੱਥ। 

ਰਹੈ ਜਾਟ ਔਲਾਦ ਤੁਵ, ਗੁਰ ਬਚਨ ਪ੍ਰਾਹਾ!। ___ 'ਕਿਹਾ। 

ਸਿੱਖ ਮਾਲਵੇ ਕੇ ਅਏ, ਸੁਨਿ ਗੁਰੁ ਆਗਮਨੂੰ'। __'ਆਉਣਾ। 
ਕੀਨੀ ਸੇਵਾ ਬਹੁਤ ਹੀ, ਲੈਗੇ ਨਿਜ ਭਵਨੂੰ' 'ਆਪਣੇ ਘਰਾਂ ਵਿੱਚ। 
॥੮੭॥ 

ਦੁਲਟ, ਧਾਲੀਵਾਲ, ਲੌ, ਬੈਰਾੜ, ਰੰਧਾਵੇ। 

ਸ਼ਰਧਾ ਧਰ ਨਿਜ ਘਰਨ ਮੈਂ, ਜਬਿ ਹੀ ਲੈ ਜਾਵੇਂ। 

ਭੁੱਲਰ, ਸਿੱਧੂ, ਬੰਗੇਰੀਅਨ', ਕੀਨੀ ਬਹੁ ਸੇਵਾ। 

ਕਰਿ ਨਿਹਾਲ ਉਸ ਦੇਸ ਕਉ, ਗੁਰੁ ਅਲੱਖ 

ਅਭੇਵਾ ॥੮੮॥ 

ਆਏ ਪੁਨ ਖੰਡੂਰ ਮੈਂ ਰੌਣਕ ਬਡ ਹੋਈ। 

ਲੋਗ ਗਰੀਬ ਫਕੀਰ ਬਹੁ, ਲੈਗਰ ਲਹਿ ਦੋਈ'। 

ਹੁਤੋ ਬਡੇ ਇਕ ਚੌਧਰੀ, ਖੰਡੂਰਹਿਂ ਕੇਰਾ। 

ਸਾਕਤ, ਹਿੰਸਕ, ਲਾਲਚੀ, ਮਦ! ਪੀਏ ਬਧੇਰਾ 

॥੮੯॥ 

ਕਬੀ ਨ ਗੁਰ ਢਿਗ ਅਯੋ ਥਾ, ਮਿਰਗੀ 

ਰੁਜਵਾਰਾ'। 

ਨਿਜ ਮਤਲਬ ਕੇ ਵਾਸਤੇ, ਆ ਕਰੀ ਪੁਕਾਰਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਕਹਯੋ ਤੁਹਿ ਆਜ ਤੈ, ਮਿਰਗੀ ਨਹਿ ਆਵੈ। 
ਜੇ ਕਰਿ ਮਦਰਾ ਤੂੰ ਪੀਐਂ, ਫਿਰ ਮਾਰ ਗਿਰਾਵੈ 
॥੯੦॥ 

ਤਬਿ ਹੀ ਗੁਰੁ ਕੇ ਬਚਨ ਤੇ, ਮਿਰਗੀ ਰੁਜ ਨਾਸਾ। 
ਸੁਖ ਸੌਂ ਕੁਝ ਦਿਨ ਚੌਧਰੀ, ਕਰਿ ਭੋਗ ਬਿਲਾਸਾ। 
ਇਕ ਦਿਨ ਫਿਰ ਉਸ ਚੌਧਰੀ, ਮਦਰਾ ਬਹੁ 
ਪੀਤੀ। 

ਨਿਜ ਮੰਦਰ ਕੇ ਸਿਖਰ ਪੈ, ਚਢਿ ਬੋਲੀ ਕੀਤੀ 
॥੯੧॥ 

ਭੋ ਅੰਗਦ ! ਮੈਂ ਆਜ ਹੀ, ਪਿਖ ਮਦਰਾ ਪੀਓ। 
ਬਚਨ ਤੁਮਾਰਾ ਕਯਾ ਕਰੈ, ਮੈ ਰੁਜ ਬਿਨ ਥੀਓ। 
ਗੁਰੂ ਕਹਯੋ ਰਹੋ ਠਾਂਢ ਤੂੰ, ਮਿਰਗੀ ਅਬਿ ਆਈ। 
ਬਚਨ ਹਮਾਰਾ ਤੈਂ ਤਜਯੋ, ਮਰ ਹੈਂ ਦੁਖ ਪਾਈ 
॥੯੨॥ 

ਬਚਨ ਕਰਯੋ ਜਬਿ ਗੁਰੂ ਯੌ, ਮਿਰਗੀ ਤਿਹ 
ਉੱਠੀ। 

ਦਈ ਭਵਾਲੀ ਮੌਤ ਨੈ, ਤਾ ਕੋ ਤਬਿ ਪੁੱਠੀ। 

ਘੂਮ' ਝੂਮ? ਧਰ ਪੈ ਗਿਰਯੋ, ਗਰਦਨ ਤਿਹ 
ਟੂਟੀ। 

ਤੜਫੜਾਇ ਕਰਿ ਤਾਹਿ ਕੀ, ਦੇਹੀ ਤਬਿ ਛੂਟੀ 
॥੯੩॥ 

ਪਿਖਿ ਕੌਤਕ ਯਹਿ ਸਰਬ ਹੀ, ਜਨ ਅਚਰਜ 
ਹੋਇ। 

ਗੁਰ ਕੇ ਬਚਨ ਅਮੋਘ' ਹੈਂ, ਰਘੁਬਰ ਸਰ ਜੋਇ”। 


ਜੋ ਗੁਰ ਢਿਗ ਚਲਿ ਆਵਹੀ, ਮਨ ਬਾਂਛਿਤ ਪਾਏ। 
ਦੰਭ ਦਗਾ ਪਾਖੰਡ ਲੌ, ਸਬਿ ਦੀਨ ਹਟਾਏ 
॥੯੪॥ 

ਚੋਰੀ ਯਾਰੀ ਨਿੰਦਯਾ, ਮਦ ਮੋਹ ਤਜਾਏ। 

ਗੋਰ' ਮੜੀ ਸਿਲ? ਮੂਰਤਾਂ, ਨਹਿ ਕੋਇ ਪੁਜਾਏ। 


381 


'ਗੇੜਾ ਖਾ ਕੇ। “ਹਿਲੋਰਾ ਖਾ ਕੇ। 


ਨਿਸ਼ਾਨੇ ਤੋਂ ਨਾ ਉੱਕਣ ਵਾਲੇ, ਸਫਲ। “ਰਾਮ ਚੰਦਰ ਦੇ ਤੀਰਾਂ 
(ਵਾਂਗ) ਵੇਖੇ। 





382 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਰਤਯੋ ਤਬਿ ਯੌ ਕਲੀ ਮੈਂ, ਸਤਿਜੁਗ ਵਰਤਾਰਾ। 

ਦੇਸ ਦੇਸ ਮੈਂ ਗੁਰੂ ਕਾ, ਫੈਲਯੋ ਜਸ ਭਾਰਾ 

॥੯੫॥ 

ਗੁਰੁ ਅੰਗਦ ਕੇ ਧਾਮ ਮੈਂ, ਥੇ ਜੁਗ ਸੁਤ ਨੀਕੇ'। __'ਦੋ ਚੰਗੇ ਪੁੱਤਰ। 
ਦਾਤੂ, ਦਾਸੂ ਜਿਨੋ ਕੇ, ਜਗ ਨਾਮ ਅਲੀਕੇ'। 'ਕਹੀਦੇ ਹਨ। 
ਸੁਤਾ' ਗੁਰੂ ਕੀ ਏਕ ਥੀ, 'ਪੁੱਤਰੀ। 
ਅਮਰੋ ਜਿਹ ਨਾਮੂ। 

ਤਾਂ ਕੀ ਸ਼ਾਦੀ ਗੁਰ ਕਰੀ, 

ਬਾਸਰਕੇ ਗ੍ਰਾਮੂ ॥ ੯੬॥ 

ਅਮਰਦਾਸ ਖੱਤ੍ਰੀ ਤਹਾਂ, ਥਾ ਬਡ ਸਤਿਸੰਗੀ। 

ਬਾਣੀ ਅਮਰੋ ਤੈ ਸੁਣੀ, ਲਾਗੀ ਤਿਹ ਚੰਗੀ। 

ਪੂਛਯੋ ਬਾਨੀ ਕੌਨ ਕੀ? ਬੀਬੀ ਬਤਲਾਈ। 

ਹੈ ਸੀ ਨਾਨਕ ਗੁਰੂ ਕੀ, ਹਮਰੇ ਪਿਤ ਪਾਈ 

॥੯੭॥ 

ਤਿਨ ਤੇ ਮੈਂ ਹੂੰ ਸੀਖ ਲੀ, ਜੋ ਤੁਮੈ ਸੁਨਾਵੋਂ। 

ਅਮਰਦਾਸ ਜੀ ਪੁਨ ਕਹਯੋ, ਮੁਹਿ ਦਰਸ ਕਰਾਵੋ। 

ਮਾਨ ਬਚਨ ਤਬਿ ਅਮਰ ਕੋ, ਅਮਰੋ ਸੰਗ 

ਲਯਾਈ। 

ਅਮਰ ਦਾਸ ਮਗ ਚਲਤ ਹੀ, ਮਨ ਯੌ ਠਹਿਰਾਈ 

॥੯੮॥ 

ਜੇ ਕਰਿ ਮੁਝ ਕੋ ਦੇਹੰਗੇ, ਗੁਰੁ ਸੀਤ ਪ੍ਰਸ਼ਾਦੂ'। __'ਗੁਰੂ ਜੀ ਦੇ ਛਕਣ ਤੋਂ ਬਚਿਆ ਭੋਜਨ। 
ਤਬਿ ਹੀ ਹੋਵੇਂ ਸਿਖ ਮੈਂ, ਲਖਿ ਪੁਰਖ ਅਨਾਦੂ'। _ 'ਆਦਿਰਹਿਤ। 
ਆਇ ਬੰਦਨਾ ਕਰਿ ਥਿਰਜੋ, 

ਗੁਰੁ ਦਿਲ ਕੀ ਜਾਨੀ। 

ਭੋਜਨ ਅਪਨੇ ਥਾਲ ਤੇ, 

ਦਿਯ ਸੀਤ ਮਹਾਨੀ ॥੯੯॥ 

ਪਿਖਿ ਅਜ਼ਮਤ ਖੁਸ਼ ਅਮਰ ਹੂੰ, ਗੁਰ ਚਰਨੀ 

ਲਾਗਾ। 

ਤਨ ਮਨ ਧਨ ਕੁਰਬਾਨ ਕੈ, ਸਿੱਖ ਭੇ ਬਡਭਾਗਾ। 

ਪੰਦਹਾਂ ਸਏ ਅਠਾਨਵੇਂ, ਗੁਰੁ ਸੇਵਾ ਪਕਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 383 


ਆਯੂ' ਬਾਹਟ ਬਰਸ ਕੀ, ਤਬਿ ਥੀ ਤਿਹਿੰ 'ਉਮਰ। 

ਤਕਰੀ ॥੧੦੦॥ 

ਲਗਜਯੋ ਕਰਨ ਤਪ ਅਧਿਕ ਹੀ, ਨਿਤ ਪੁਤਿ ਹਿਤ 

ਧਰਿ ਕੈ। 

ਅਰਧ ਨਿਸਾ' ਤੈ ਜਾਗ ਕੈ, ਵਡ ਸਿਦਕ ਸੁ ਕਰ 'ਅੱਧੀਰਾਤ। 

ਕੈ। 

ਲੈ ਗਾਗਰ ਸਾਗਰ ਸ਼ੁਧਾ', ਤਬਿ ਅਮਰੁ ਸਿਧਾਵੈ। _'ਸ਼ਰਧਾ ਦੇ ਸਮੁੰਦਰ। 
ਬਯਾਸਾ ਨਦਿ' ਤ੍ਰੈ ਕੋਸ ਤੇ, ਕਲਸਾ? ਜਲ ਲ੍ਯਾਵੈ 'ਨਦੀ। “ਘੜਾ, ਗਾਗਰ। 
॥੧੦੧॥ 

ਯੌਂ ਨਿਤਪੁਤਿ ਇਸ਼ਨਾਨ ਸੋ, ਗੁਰ ਕਾ ਕਰਵਾਵੈ। 

ਔਰ ਹਜੂਰੀ ਟਹਲ ਜੋ, ਸਭਿ ਅਧਿਕ ਕਮਾਵੈ। 

ਸਮਧਾ' ਬਨ ਤੇ? ਲਯਾਇ ਕੈ, ਲੰਗਰ ਮੇਂ, ਪਾਵੈ। 

ਬਾਸਨ' ਮਾਂਜੈ ਪ੍ਰੇਮ ਸੌਂ, ਚੌਂਕਾ ਨਿਤ ਲਾਵੈ 


॥੧੦੨॥ 
ਟਹਲ ਭਜਨ ਗੁਰੁ ਧਯਾਨ ਮੈਂ, ਨਿਸ ਦਿਵਸ 


ਬਿਤਾਵੈ। 

ਆਪਾ ਕਭੀ ਨਾ ਕਿਸੀ ਕੋ, ਫਿਰ ਜਰਾ ਜਨਾਵੈ। 

ਮਨ ਤਨ ਕਰਿ ਗੁਰੁ ਭਗਤਿ ਮੈਂ, ਅਤਿਰਾਚਯੋ 

ਜਬਿ ਹੀ। 

ਯਾ ਬਿਧਿ ਬੀਤੇ ਸਾਲ ਜੋ, ਦ੍ਰਾਦਸ ਪੁਨ ਤਬਿ ਹੀ 

॥੧੦੩॥ 

ਕਬਿਤ: 

ਏਕ ਦਿਨ ਪੋਸ ਮਾਸ' ਉੱਠ ਕੈ ਅਮਰਦਾਸ, 'ਪੇਹ ਦਾ ਮਹੀਨਾ। 

ਰੋਜ ਕੇ ਵਕਤ ਖਾਸ ਚਲੇ ਮੋਦ ਧਾਰੀਆ। 

ਘੁਮਡੇ ਅਪਾਰ ਘਨ' ਬੇਸ਼ੁਮਾਰ ਡਾਰੈਂ ਬਨ?, 'ਬਹੁਤ ਉਛਲੇ ਹੋਏ ਬੱਦਲ। “ਪਾਣੀ। 
ਬਯਾਰਿ' ਭੀ ਉਖਾਰੈ ਬਨ?, ਬੀਜ” ਚਮਕਾਰੀਆ। _'ਹਵਾ। “ਜੰਗਲ, ਬ੍ਰਿਛ। “ਬਿਜਲੀ। 
ਗਾਗਰ ਉਜਾਗਰ ਲੈ ਸਾਗਰ ਸਿਦਕ ਗੁਰੁ, 

ਸਾਗਰ ਸੋਂ' ਲੇਨ ਚਲੇ ਸਾਗਰ? ਸੁਧਾਰੀਆ। 'ਨਦੀ ਤੋਂ। “ਪਾਣੀ। 

ਤੌ ਭੀ ਮਨ ਮੈ ਅਸ਼ੇਸ਼' ਸੁਖ ਮੋਦ ਧਾਰੀਆ 'ਬਹੁਤਾ। 





384 


॥੧੦੪॥ 

ਜੀਰਣ' ਸੀ ਲੋਈ ਸੋਈ ਭੀਗ ਹੋਈ ਤਰ? ਅਤਿ, 
ਦੋਈ ਜਨ' ਕੋਈ ਨ ਕਿਤੋਈ? ਜੋਈ ਜਾਪ ਹੈ”। 
ਬੀਜ ਚਮਕਾਵੈ ਦਰਸਾਵੈ ਮਗ ਡਰ ਪਾਵੈ, 

ਸ਼ੇਰ ਗਰਜਾਵੈਂ ਆਵੈਂ ਬੀਛੀ' ਬਹੁ ਸਾਂਪ ਹੈਂ। 
ਆਵੈਂ ਜਲ ਚੜੇ ਹੜੇ' ਲਕੜੇ? ਸੇ ਅੜੇ' ਪਗ, 
ਫੜੇ ਧੀਰ ਜਾਵੈਂ ਪੜੇ ਮਨ ਨਹਿ ਕਾਂਪ ਹੈ'। 
ਆਗੈ ਚਢਯੋ ਦਰਜਾਇ ਆਵੈ ਬਢਯੋ ਸ਼ੋਰ ਪਾਏ, 


ਅਤਿ ਡਰ ਪਾਏ ਦੁਖਦਾਇ ਸੋ ਅਮਾਪ' ਹੈ 


॥੧੦੫ ॥ 

ਮਹਾਂ ਘੋਰ ਤਮ ਤਰ' ਮਾਹਿ ਨਾ ਪਸਾਰਿਯੋ ਕਰ”, 
ਦੀਸੈ ਊਚ ਨੀਚ ਧਰ ਬਿਨਾ ਬੀਜ ਲਸਕੇ'। 

ਪਾਥ ਸਾਥ! ਪਰੇ ਭਰੇ ਪਾਥ”, ਹਾਥ ਪਾਉ ਠਰੇ, 
ਹਿੰਮ' ਸਾਥ ਸੁੰਨ ਖਰੇ? ਭਏ ਬਿਨਾ ਬਸ ਕੇ। 
ਭਯਾਨਕ ਮਹਾਨ ਬਨ' ਸਘਨ ਸੁ ਨਿਰਜਨ?, 
ਕਾਹੀ ਸਰ ਘਾਸ ਘਨ' ਉਰਝਾਤ ਫਸ ਕੇ। 

ਪੱਤਨ ਕੁਪੱਤਨ' ਕੋ ਲਖਤ ਨਾ ਗਯਾਨ ਸਿੰਘ, 
ਜਤਨ ਨ ਬਨੈ ਧਰ ਪਾਉ ਜਾਤ ਧਸ ਕੇ” 
॥੧੦੬॥ 


ਕਾਂਹਿ', 
ਥਿਸਲਤ ਪਗ ਜਾਂਹਿ' ਠਹਿਰਾਇ ਨਾਂਹਿ ਹੈਂ। 
ਮੱਛ ਕੱਛ ਅਸਰਾਲ' ਬਾਘ£ ਬ੍ਰਿਕ ਬਿਕਰਾਲ'', 


ਅਜਦਾਹੇ ਬਯਾਲ' ਏ ਬਿਸਾਲ ਹੀ ਫਿਰਾਂਹਿੰ ਹੈਂ। 


ਭੂਤ ਪ੍ਰੇਤ ਜੱਛ, ਲੱਛ' ਰਾਖ਼ਸ਼ ਪ੍ਰਤੱਛ”, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਪੁਰਾਣੀ। “ਗਿੱਲੀ। 
'ਦੂਜਾ ਆਦਮੀ। “ਕਿਤੇ ਵੀ। “ਜੋ ਜਾਣਦਾ ਹੋਵੇ। 


'ਬਿੱਛੂ। 
'ਹੜ੍ਹਾਂ ਦੇ। “ਲੱਕੜਾਂ। 
'ਮਨ 'ਚ ਕਾਂਬਾ ਨਹੀਂ ਪੈਂਦਾ। 


ਬਹੁਤਾ। 


'ਬਹੁਤੇ ਭਿਆਨਕ ਤੇ ਗਾੜ੍ਹੇ ਅਨ੍ਹੇਰੇ ਵਿੱਚ। “ਹੱਥ ਪਸਾਰਿਆਂ। 
'ਬਿਜਲੀ ਚਮਕੇ ਤੋਂ ਬਿਨਾਂ। 

'ਪਾਣੀ ਨਾਲ। ?ਰਸਤੇ। 

'ਬਰਫ਼, ਨੰਡ। “ਬਹੁਤੇ। 

'ਜੰਗਲ। ?ਬਿਨਾਂ ਆਦਮੀਆਂ ਤੋਂ, ਸੁੰਨਾ। 

ਬਹੁਤ ਹੈ। 

ਚੰਗੇ ਪੱਤਣ ਤੇ ਮਾੜਾ ਪੱਤਣ ਜਾਣਿਆ ਨਹੀਂ ਜਾਂਦਾ। 

'ਧਰਤੀ 'ਚ ਪੈਰ ਧਸਦੇ ਜਾਂਦੇ ਹਨ। 


'ਢਿਗਾਂ ਡਿਗ ਡਿਗ ਪੈਂਦੀਆਂ ਹਨ ਕਿਤੋਂ ਵੀਰਾਹ ਨਹੀਂ 
ਲੱਭਦਾ। 

'ਪੈਰ ਤਿਲਕਦੇ ਜਾਂਦੇ ਹਨ। 

'ਦੋ ਮੂੰਹੀ ਮੋਟੀ ਸੱਪਣੀ ਜਾਂ_ਸੱਪ। 'ਸ਼ੇਰ। “ਬਘਿਆੜ। 
।'ਭਿਆਨਕ। 

'ਅਜਗਰ-ਸੱਪ- ਉਹ ਸੱਪ ਜੋ (ਅੱਜ) ਬਕਰੇ ਨੂੰ (ਗਰ) 
ਨਿਕਲ ਜਾਵੇ। 

'ਜਾਣੋਂ। (ਅ) ਲੱਖਾਂ ਹੀ ਭਾਵ ਅਣਗਿਣਤ, ਬਹੁਤੇ। “ਪਰਗਟ 
ਹੀ। 


ਰਹਿ ਕੈ ਸਮੱਛ ਹ੍ਹੈ', ਬਿਲੱਛ” ਹੀ ਡਰਾਂਹਿ 'ਸਾਹਮਣੇ ਹੋ ਕੇ। 'ਅਨੌਖੇ ਢੰਗਾਂ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੇਤੀ ਯੋ ਬਲਾਈਂ ਆਈਂ' ਜਗ ਸਾਈਂ ਕੀ 
ਪਠਾਈਂ, 

ਪੁਖਬੇ ਕੇ ਹੇਤ ਸੀ ਅਮਰ ਕੇ ਚਾਹਿ ਹੈਂ” 
॥੧੦੭॥ 

ਸਾਚ ਜਨ ਰਰੈਂ ਗਾਥ ਹਾਥ, ਪਰ ਧਰੈ ਮਾਥ', 


ਤਬਿ ਹੀ ਕੋ ਪਰੈ ਪਾਥ', ਅਪਣੇ ਮਹਬੂਬ ਕੇ”। 
ਫਰਿਹਾਦ, 

ਲੇਲੀ ਮਜਨੂੰ, ਜੁਲੈਖਾਂ ਵੇਖਾ ਯੂਸਫੂਬ ਕੇ'। 

ਐ ਪੈ ਇਤਯਾਦਿ ਕੂਰ ਆਸ਼ਕ ਹੂ ਭਏ ਸੂਰ' , 
ਆਸ਼ਕ ਹਕੀਕੀ ਏ ਤੋ ਆਸ਼ਕ ਅਜੂਬ ਕੇ'। 


ਲਿੱਖੀ ਪਿੱਕੀ ਗ੍ਰੰਥ ਨਿੱਖੀ' ਮਿੱਖੀ ਰਿੱਖੀ ਊਬ ਕੇ“ 


॥੧੦੮॥ 


ਸਿਰੋਂ ਪਰੇ ਇਸ਼ਕ ਕਾ ਡੇਰਾ ਹੈ ਜਹਾਨ ਜਾਨੇ, 
ਝੰਡੇ ਜਿੱਥੇ ਆਸ਼ਕੋਂ ਕੇ ਝੂਲਤੇ ਮੈਦਾਨ ਮੈਂ। 
ਆਏ ਖ਼ੌਫ਼' ਹਟੈਂ ਪਾਛੇ ਰਹੇ ਨਾ ਓਸਾਨ ਮੈਂ”। 
ਕਰਨੇ ਕਰਾਰ ਸੌਖੇ ਪਾਲਣੇ ਹੈਂ ਬੋਲ ਔਖੇ, 
ਜਾਨ ਐ ਜਹਾਨ ਖੋ ਕੇ' ਪੁਯਤ” ਪਛਾਨ ਸੈਂ”। 
ਪਰਣ ਨਿਬਾਹੈ ਜੇ ਮਰਣ ਮਾਂਡੈ' ਗਯਾਨ ਸਿੰਘ 
ਮਨ ਤਨ ਧਨ ਕਰੋਂ ਤਿਨ ਪੈ ਕੁਰਬਾਨ 
॥੧੦੯॥ 

ਆਗ ਮੈ ਜਰਨ' ਜਾਇ ਹਿੰਮ ਮੈ ਗਰਨ ਸੌਖ”, 
ਸਿੰਘ ਸਾਂਪ ਫਰਨ ਲਰਨ ਅਰਿ ਚਾਹਿਬੋ। 
ਗਿਰ ਤੈ ਗਿਰਨ ਸਬਿ ਧਰਨਿ ਫਿਰਨ, 

ਏਕ ਪਾਉ ਪੈ ਥਿਰਨ, ਚਢਿ _ਸੂਲਿ ਪੈ 


385 
'ਬਲਾਵਾਂ ਆਈਆਂ। 
(ਵਾਹਿਗੁਰੂ ਦੀ) ਇੱਛਾ ਕਰਕੇ। 


'ਲੋਕ (ਇਹ) ਸੱਚੀ ਕਥਾ ਕਹਿੰਦੇ ਹਨ ਕਿ (ਪਹਿਲਾ ਕੋਈ) 
ਆਪਣੇ ਹੱਥ (ਦੀ ਤਲੀ) 'ਤੇ ਸਿਰਰੱਖੇ। 
'ਰਸਤੇ। ਪਿਆਰ ਦੇ। 


'ਯੂਸਫ ਤੇ ਜ਼ੁਲੈਖਾਂ ਦੇ ਤਾਈਂ ਵੇਖੋ। 
'ਝੂਠੇ ਆਸ਼ਕ ਹੋ ਕੇ ਵੀ ਸੂਰਮੇ ਹੋ ਗਏ। 


'ਹਕੀਕੀ (ਸੱਚੇ, ਰੱਬੀ) ਆਸ਼ਕ (ਪ੍ਰੇਮੀ) ਤਾਂ ਅਸਚਰਜ ਸੂਰਮੇ 
ਆਸ਼ਕ ਹਨ। 
'ਖੰਡੇ ਤੋਂ। “ਪਰਖ ਕੇ ਦੇਖੀ ਹੈ। 


'ਗੁੰਥਾਂ ਵਿੱਚ ਲਿਖੀ ਵੇਖੀ ਹੈ। “ਰਿਖੀਆਂ ਦੀ ਕੁਲ ਲਈ ਵੀ 
ਇਹ ਘਬਰਾਹਟ ਹੈ ਭਾਵ ਬਹੁਤ ਕਠਨ ਹੈ। (ਮਿੱਖੀ=ਆਮਿਖ, 
ਕੁਲ, ਵੰਸ਼। ਊਉਬ-ਵਿਆਕੁਲਤਾ, ਘਬਰਾਹਟ)। 


'ਡੁਰ। “ਹੋਸ਼ ਵਿੱਚ। 
'ਗਵਾ ਕੇ। “ਪੁੱਜਦੇ ਹਨ। “ਮੈਂ ਪਛਾਣਿਆ ਹੈ। 
'ਮਰਨਾ ਮਿਥ ਕੇ। 


'ਸੜਨ। “ਬਰਫ਼ 'ਚ ਗਲਣਾ ਸੌਖਾ ਹੈ। 


'ਸੂਲੀ 'ਤੇ ਚੜ੍ਹ ਕੇ ਔਖਾ ਹੋਣਾ। 





386 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਖਾਹਿਬੋ'। 

ਗਜ ਮੱਤ ਸੈਂ ਅਰਨ ਕਰਵੱਤ ਪੈ ਚਰ੍ਹਨ' , 

ਦੁਖ ਅਤਿਸੈ ਜਰਨ' ਤਨ ਹਮਨ ਕਰਾਹਿਬੋ?। 
ਇਤਯਾਦਿਕ ਕਠਿਨ ਕਰੈ ਤੋ ਕਰਿ ਸਾਕੈਂ ਬਹੁ, 
ਸਬਿ ਤੇ ਕਠਿਨ ਅਤਿ ਇਸ਼ਕ ਨਿਬਾਹਿਬੋ 
॥੧੧੦॥ 

ਦੇਖੀਏ ਵਿਚਾਰੀ ਗੁਰ ਅਮਰ ਨਿਬਾਹਿਓ ਭਾਰੀ, 
ਦੁਸ਼ਵਾਰੀ' ਬੇਸੁਮਾਰੀ ਸਾਰੀ ਸਿਰ ਸਹਿ ਕੈ। 

ਆਪ ਹੈ ਗਵਾਯੋ ਜਿਨ ਪਾਯੋ ਪੀਯਾ ਤਬੈ ਤਿਨਿ, 
ਬਿਨ ਸਿਰ ਦੀਏ ਸੁਧਾ ਮੁਦਾ ਕਹਾਂ ਚਹਿਕੈ'। 
ਐਸੇ ਅਤਿ ਸਖਤ ਕੁਰੱਖਤ ਵਖਤ ਮਾਂਹਿ', 
ਰਾਖਯੋ ਧਰਮ ਧੀਰ ਜਿਨ ਸਿਦਕ ਉਮਾਹਿਕੈ'। 
ਜੀਵਨ ਤੈ ਧੋਏ ਹਾਥ ਮਨ ਰਾਖ ਬਿਸ ਨਾਥ', 
ਗੁਰੁ ਕੌ ਨਿਵਾਇ ਮਾਥ ਸਾਥ ਉਤਸ਼ਾਹਿ ਕੈ 
॥੧੧੧॥ 


ਚੜ੍ਹਨਾ ਭਾਵ ਚੀਰੇ ਜਾਣਾ। 
'ਸਹਾਰਨਾ। “ਸ਼ਰੀਰ ਦਾ ਹਵਨ ਕਰਾ ਦੇਣਾ। 


'ਮੁਸ਼ਕਲਾਂ। 


'ਅੰਮ੍ਹਿਤ ਅਨੰਦ ਦੀ ਕਿਵੇਂ ਕੋਈ ਇੱਛਾ ਕਰ ਸਕਦਾ ਹੈ। 
ਔਖੇ ਸਮੇਂ ਵਿੱਚ। 

'ਉਤਸ਼ਾਹ ਨਾਲ। 

ਪੂਮੇਸ਼ਰ। 


ਕੂਦ ਪਰੇ ਬਿਨਾ ਦੇਰ ਦਰਿਯਾਉ ਵੀਚ ਹੇਰ 


ਪ੍ਰਭੂ ਨੈ ਪ੍ਰੇਮ ਦਰਿਯਾਉ ਕੀਨ ਥਾਹਿ' ਹੈ। 
ਦੇਵਤਾ ਬਿਵਾਨ ਚਰ੍ਹ' ਆਏ ਆਸਮਨ ਪਰ, 
ਧੰਨਯ ਧੰਨਯ ਬੈਨ ਰਰ' ਫੂਲ ਬਰਸਾਹਿੰ ਹੈਂ। 
ਭਯੋ ਹੈ ਨਾ ਹੋਇ ਐਸੋ ਸਾਦਕ' ਤੁਮਾਰ ਜੈਸੋ, 
ਨੇਮ ਐ ਪ੍ਰੇਮ ਤੈਸੋ ਕਰੈ ਜੋ ਨਿਬਾਹਿ ਹੈਂ। 
ਦੇਵਨ ਕੋ ਦੁਲਭ' ਸੁਲਭ? ਪਦ ਪਾਯੋ ਤੁਮ, 


॥੧੧੨॥ 
ਰਾਵਰੀ' ਸਰਨ ਜੋਊ ਐ ਹੈ ਪੈ ਹੈ ਚਾਰ ਫਲ, 
ਬਿਨ ਹੀ ਅਵਾਰ' ਬੇਸ਼ੁਮਾਰ ਜਨ ਤਾਰ ਹੈ। 


ਇੰਦੁ' ਐ ਬਿਭਾਸ? ਜੋ ਲੌ ਕੈਹੈਂ” ਪੁਕਾਸ਼ ਖਾਸ'', 


ਤਬਿ ਲੌ ਰਹੈਗੋ ਨਾਮ ਰਾਵਰੋ ਉਚਾਰ ਹੈਂ। 
ਏਕ ਵਾਰਿ ਨਾਮੁ ਲੈ ਹੈ ਆਪ ਕੋ ਜੋ ਜਗ ਮੈ ਹੈ, 


ਥੱਲੇ, ਨੀਵਾਂ। 
'ਚੜ੍ਹ ਕੇ। 
'ਬਚਨ ਕਹਿ ਕੇ। 
'ਭਰੋਸੇ ਵਾਲਾ। 


।ਔਖਾ ਲੱਭਦਾ ਹੈ। (ਉਹ) ਪਦ ਤੁਸਾਂ ਸੌਖਾ ਹੀ ਲੱਭ ਲਿਆ 


ਹੈ। 


।ਆਪ ਦੀ। 
'ਦੇਰ। 
'ਚੰਦ। “ਸੂਰਜ। “ਕਰਨਗੇ। ''ਆਪਣਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਮ ਕੋ ਨਾ ਸੋ ਪਿਖੇ ਹੈ ਜੈਹੈ ਭਵ ਪਾਰ ਹੈਂ। 

ਐਸੇ ਸੁਨਿ ਸੁਰ ਬਾਨੀ' ਮਾਨੀ ਮੋਦ ਗੁਰੁ ਗਜਾਨੀ, 
ਠਾਨੀ ਨਮੋ ਦੇਵਤਾਨੀ' ਦਾਨੀ ਗਤਿ ਸਾਰ ਹੈਂ? 
॥੧੧੩॥ 

ਬਿਨਾ ਬਾਰ' ਬਾਰ ਭਰੇ? ਤਜ ਕੈ ਅਵਾਰ” ਭਰ'', 


ਆਏ ਮੋਦ ਧਾਰ ਕਰਿ ਪੁਰ ਪਾਸ ਹੈਂ ਜਬੈ। 

ਮਗ ਮਾਂਹਿ ਹੁਤੋ ਖਾਸ ਜੋ ਜੁਲਾਹੇ ਕੋ ਅਵਾਸ', 
ਪਗ' ਲਗਿ ਕੀਲੀ ਤਾਸ? ਗਿਰੇ ਧਰ ਪੈ ਤਬੈ। 
ਐ ਪੈ ਨਾ ਸੰਭਾਰਿਓ ਦੇਹ, ਨੇਹ ਤੇਹ ਲੇਹ ਦੇਹ', 


ਜੇਹ ਕੇਹ ਜਲ ਵੇਹ ਲੀਓ ਹੈ ਬਚੈ ਸਭੈ'। 
ਸੁਨ ਕੈ ਖੜਾਕ ਜੋ ਝੜਾਕ' ਬੂਝਯੋ ਜੁਲਹੇ, 
ਤੜਾਕ ਦੈ' ਜੁਲਾਹੀ ਕਹਯੋ ਯੋ ਪੜਾਕ ਦੈ? 
॥੧੧੪॥ 

ਐਸੇ ਅਤਿ ਕਹਿਰ ਕਰਾਲ ਸੇ ਕਮਾਲ ਕਾਲ 
ਮਾਂਹਿ', ਕੌਨ ਨਿਕਸਤ ਘਰ ਤੈ ਸੰਸਾਰੀ? ਹੈ। 
ਬਿਨਾ ਏਕ ਅਮਰੂ ਨਿਥਾਵੇ ਨਿਧਰੇ' ਨਿਮਾਨੇ, 
ਅੰਗਦ ਕੇ ਪਾਸ ਜਿਨਿ ਦੇਹ ਬੇਚ ਡਾਰੀ ਹੈ। 
ਤਾਂ ਪਰ ਕਮਾਲ' ਹੈ ਬਿਸਾਲ ਏ ਚੁਹੱਤਰ ਸਾਲ, 
ਉਮਰ ਨਿਹਾਲ' ਯਾਂ ਕੀ ਚਾਲ ਬਾਲ ਵਾਰੀ ਹੈ?। 
ਅਚਰਜ ਬਾਤ ਯਾਂਵ ਕੋ ਚੈਨ ਨਾਹਿ ਦਿਨੇ ਰਾਤ, 
ਟਹਲ ਕਮਾਤ ਹੀ ਰਹਾਤ ਬਡ ਭਾਰੀ ਹੈ 
॥੧੧੫॥ 

ਸੁਨਿ ਤਾਂ ਕੇ ਬੈਨ ਐਨ ਖਯਾਲ ਹੂੰ ਨ ਕੈਨ' ਜਰਾ, 
ਸੋਕ ਹੈ ਨ ਨੋਕ' ਨੈਨ ਓਕ ਚੈਨ ਛਯੋ ਹੈ?। 


੨੩੩ 


ਤਬ 


ਗਾਗਰ ਲੈ ਸਾਗਰ ਉਜਾਗਰ ਰੋਜਾਗਰ ਜਜੋਂ, 
ਸਾਗਰ ਸੈਂ ਨਾਨ੍ਹ ਸੁਖ ਸਾਗਰ ਕਰਾਯੋ ਹੈ'। 


367 


'ਦੇਵਤਿਆਂ ਦੀ ਬਾਣੀ। 

'ਦੇਵਤਿਆਂ ਨੇ ਨਮਸਕਾਰ ਕੀਤੀ। “(ਜੋ ਸਤਿਗੁਰੂ) ਸਾਰੀਆਂ 
ਮੁਕਤੀਆਂ ਦੇ ਦਾਤੇ ਹਨ। 

ਬਿਨਾਂ ਦੇਰੀ ਤੋਂ। “ਪਾਣੀ ਭਰ ਕੇ। “ਬਹੁਤ ਕਾਹਲੀ ਨਾਲ। 
''ਭੁਲੀ ਤਰ੍ਹਾਂ। 


'ਘੁਰ। 

'ਪੈਰ। “ਤਿਸ ਜੁਲਾਹੇ ਦੀ। 

'[ਤੇਹ) ਤਿਨਾਂ ਸਤਿਗੁਰਾਂ ਨੇ (ਨੇਹ) ਪ੍ਰੇਮ ਵਿੱਚ (ਲੇਹ ਦੇਹ) 
ਬਹੁਤ ਕਾਹਲੀ ਕਰਕੇ। 

ਜਿਵੇਂ ਕਿਵੇਂ ਉਹ (ਘੜੇ ਦਾ) ਸਾਰਾ ਜਲ ਬਚਾ ਲਿਆ। 


'ਛੇਤੀ। 
'ਝਟਪਟ। “ਪੱਟਕ ਦੇ ਕੇ ਭਾਵ ਬਹੁਤ ਕਾਹਲੀ ਨਾਲ। 


'ਬਹੁਤੇ ਭਿਆਨਕ ਕਹਿਰ ਨਾਲ ਭਰੇ ਸਮੇਂ ਵਿੱਚ। “ਗ੍ਰਿਹਸਤੀ। 
'ਜਿਸ ਦਾ ਕੋਈ ਪੱਖੀ ਨਹੀਂ। 


'ਅਸਚਰਜ। 
ਦੇਖੋ। “ਤੋਰ ਬਾਲਕਾਂ ਵਰਗੀ ਹੈ। 


'ਕੀਤਾ। 
'(ਜੁਲਾਹੀ ਦੀਆਂ) (ਨੋਕ) ਤਰਕਾਂ ਦਾ ਸੋਗ ਨਹੀਂ ਹੈ। “ਲੇਤ੍ਹਾਂ ਦੇ 
ਘਰ ਵਿੱਚ ਸ਼ਾਂਤੀ ਭਰੀ ਹੋਈ ਹੈ। 


'(ਸਾਗਰ) ਪਾਣੀ ਦੀ ਗਾਗਰ ਲੈ ਕੇਰੋਜ਼ਾਨਾ ਵਾਂਗ !ਸਾਗਰ) 
ਪਾਣੀ ਨਾਲ ਸੁੱਖਾਂ ਦੇ ਸਮੁੰਦਰ (ਸ੍ਰੀ ਗੁਰੂ ਅੰਗਦ ਦੇਵ ਜੀ) ਦਾ 
ਇਸ਼ਨਾਨ ਕਰਵਾਇਆ। 





368 


ਜਰਾ ਨ ਜਨਾਜੋ ਜੋ ਉਠਾਯੋ ਥਾ ਕਲੇਸ਼ ਬੇਸ', 

ਐ ਪੈ ਸਤਿਗੁਰੂ ਧਯਾਨ ਠਾਂਨ ਜਾਨ ਲਜੋ ਹੈ। 

ਆਇ ਕੈ ਦੀਵਾਨ ਮੈ ਥਿਰਾਏ ਮੋਦ ਮਾਨ ਗੁਰੂ 
ਸਿੱਖਨ ਕੋ ਗਯਾਨ' ਕੈ ਅਮਰ ਬੁਲਵਾਯੋ ਹੈ 
॥੧੧੬॥ 

ਅੰਕ' ਭਰ ਲਯੋ ਗੁਰੁ ਅੰਗਦ ਅਮਰ ਤਾਈਂ, 

ਨੈਨ ਜਲ ਛਯੋ' ਕੀਯੋ ਬਚਨ ਬਖਾਨ ਹੈਂ। 

ਮਾਨ ਤੂੰ ਨਿਮਾਨਿਯੋ. ਨਿਥਾਵਿਓਂ ਕਾ ਥਾਨ ਤੂੰ, 
ਨਿਓਟਿਓਂ ਕੀ ਓਟ ਤੂੰ ਨਿਤਾਨਿਓਂ ਕਾ ਤਾਨ ਹੈਂ। 
ਇਤਯਾਦਿ ਬਰ ਦੈ ਕੈ ਦੰਪਤੈ' ਬੁਲੈ ਕੈ ਬੂਝਯੋ, 
ਕੀਨ ਤੌ ਜੁਲਾਹੀ ਸਬਿ ਨਿਸ ਕੌ ਬਯਾਨ' ਹੈ। 

ਹੋਇ ਕੈ ਪੁਸੰਨਯ ਧੰਨਜ ਧੰਨਜ ਕਹਿ ਅਮਰ ਕੋ, 
ਕਰ ਦੀਨੋ ਤਿਲਕ ਗੁਰਜਾਈ ਕੋ ਮਹਾਨ ਹੈ 
॥੧੧੭॥ 

ਜਬਿ ਤੇ ਅਮਰ ਦਾਸ ਅਏ ਥੇ ਗੁਰੁ ਕੇ ਪਾਸ, 


ਬੂਝੀ ਥੀ ਨ ਬਾਤ ਤਾਸ' ਔਰ ਕੋਊ ਕਬਿ ਹੀ। 
ਨਿਜ ਕਰ' ਕਾ ਰੁਮਾਲ ਏਕ ਸਾਲ ਪਾਛੇ ਏਕ, 
ਬਖ਼ਸ਼ਤ ਰਹੇ ਤਾਂਹਿ ਸੀਸ ਰਾਖੇ ਸਬਿ ਹੀ। 
ਅਬਿ ਉਤਰਾਏ ਜਬਿ ਗਿਨੇ ਪਾਏ ਦ੍ਰਾਦਸ ਤੌ', 
ਭਏ ਕਾਮਰਾਸ' ਸਬਿ ਗੁਰੂ ਕਹਯੋ ਤਬਿ ਹੀ। 
ਬਸੂ ਸੂਨ ਰਸ ਸਸਿ ਪੇਸ ਸੁਦੀ ਦੂਜ ਲਸ', 


ਪੂਜ ਕੀਨ ਦੂਜ ਗੁਰੁ ਤੀਸਰ ਕੋ ਜਬਿ ਹੀ' 
॥੧੧੮॥ 

ਦੋਹਰਾ: 

ਸੂਰੀ ਗੁਰੁ ਦੁਤੀ ਅਦੁਤੀ ਬਪੁ', 
ਤ੍ਰਿਤੀ ਮਾਸ ਪਸਚਾਤ। 

ਮਧੂ ਮਾਸ, ਚੌਥ ਸੁਦਿ ਜਾਤ' ॥ ੧੧੯॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜੁਲਾਹੀ ਤੇ ਜੁਲਾਹੇ ਨੂੰ। 
'ਰਾਤ (ਦੀ ਘਟਨਾ ਨੂੰ) ਵਰਣਨ ਕੀਤਾ। 


'ਤਿਸ (ਸ੍ਰੀ ਗੁਰੂ ਅਮਰ ਦਾਸ ਜੀ) ਨੂੰ। 
'ਹੱਥ। 


'ਤਾਂ ਬਾਰਾਂ ਹੋਏ। 

'ਪੂਰੇ, ਮੁਕੰਮਲ। 

'ਸੰਮਤ ੧੬੦੮ ਬਿ: ਪੋਹ ਸੁਦੀ ਦੂਜ ਚਮਕਦੀ ਸੀ। (ਬਸੂ- 
੮, ਸੂਨ-੦, ਰਸ-੬, ਸਸਿ-੧=ਉਲਟਾਇਆਂ ੧੬੦੮)। 
'ਦੂਜੇ ਗੁਰਾਂ ਨੇ ਜਦੋਂ ਤੀਜੇ ਗੁਰਾਂ ਨੂੰ ਪੂਜਨੀਕ ਕੀਤਾ ਭਾਵ 
ਗੁਰਤਾ ਗੱਦੀ ਬਖ਼ਸ਼ੀ। 


'ਪੂਰਮੇਸ਼ਰ ਸਰੂਪ ਦੂਜੇ ਗੁਰੂ। 
'ਸੰਮਤ ੧੬੦੯ ਬਿ: ਮਹੀਨਾ ਚੇਤ ਸੁਦੀ ੪ ਜਾਣੋ। (ਗੁਹ- 


੯, ਨਭ- ੦, ਦਰਸ਼ਨ-੬, ਬੁਹਮ-੧-੨ਉਲਟਾਇਆ 
੧੬੦੯)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 389 


ਤ੍ਰਿਨ ਜਯੋਂ' ਤਨ ਤਜਿ ਤਨਕ ਮੈਂ? ਕੱਖ ਵਾਂਗ। “ਥੋੜ੍ਹੇ ਜਿਹੇ ਸਮੇਂ ਵਿੱਚ। 
ਮਿਲੇ ਨੁਰ ਮੈ ਨੂਰਾ। 'ਜੋਤ ਵਿੱਚ ਜੋਤ ਮਿਲ ਗਈ। 
ਸੁਜਸੁ ਸੁ ਕੀਰਤਿ ਧਰਾ ਪਰ 
ਗਏ ਛੋਰ ਨਿਜ ਭੂਰ ॥ ੧੨੦॥ 
ਨਿਜ ਤਨ ਅੱਛਤ' ਸਮਾਧ ਨਿਜ, 
ਥੀ ਜੋ ਕਰੀ ਤਯਾਰ। 
ਸੋ ਖੰਡੂਰ ਅਬਿ ਮਾਨੀਅਤ, 
ਜੋੜ ਸਰਾਧਨ ਭਾਰ' ॥੧੨੧॥ 'ਸਰਾਧਾਂ ਦੇ ਦਿਨ ਵਿੱਚ ਭਾਰਾ ਜੋੜ ਮੇਲ ਹੁੰਦਾ ਹੈ। 
ਦੁਤੀ ਗੁਰੂ ਕੀ ਗਾਥ ਕਹਿ, 
ਦੁਤੀ ਦੂਤ ਕਹਿ ਘਾਇ'। ਦੈਤ ਰੂਪ ਜਮਦੂਤ ਨੂੰ ਮਾਰ ਕੇ। 
ਨਿਤੀ ਮਿਤੀ ਦਿਖਰਾ ਕਿਤੀ, 
ਥਿਤੀ ਸੁ ਕਿਤੀ ਅਧਯਾਇ' ॥੧੨੨॥ 'ਕਿਤੇ ਕਿਤੇ ਨੀਤੀ ਤੇ ਤ੍ਰੀਕਾਂ ਦਿਖਾ ਕੇ (ਇਸ) ਧਿਆਇ ਨੇ 
ਟਿਕਾਅ ਕਰ ਲਿਆ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਦੁਤੀ ਗੁਰੂ ਕਾ ਜੋਤੀ ਜੋਤ 
ਸਮਾਵਨ ਪ੍ਰਸੰਗ ਬਰਨਨੰ' ਨਾਮ ਚੌਦਸਮੋ ਬਿਸਾਮ ॥੧੪॥ 





390 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੫. (ਸ੍ਰੀ ਗੁਰੂ ਅਮਰਦਾਸ ਜੀ ਦੀ ਕਥਾ) 


੫ 


ਦੋਹਰਾ: 
ਇੰਦੀ ਬਿਲ ਮੈਂ ਮੂਸ ਮਨ', 
ਪਕਰਜੋ ਕਾਂਹਿ' ਨ ਜਾਇ। 
ਗੁਰੁ ਪਦ ਪਦਮ ਪ੍ਰੇਮ ਕਾ', 
ਪਕਰੋ ਪਾਰਦ' ਪਾਇ ॥੧॥ 


ਸ੍ਰੈਯਾ: 
ਕਾਜ਼ੀ ਕੁਰੰਗ ਕੁਰੰਗ ਕਰੇ ਮਲ, 
ਮੌਲਵੀ ਮੂਨਰੁ ਮੱਘ ਸੇ ਮਾਰੇ'। 


ਸੇਖ ਸਿਆਲ ਸਸੇ' ਗਿਨਤੀ ਕਿਸ, 
ਸੱਯਦ ਸ਼ੇਰ ਸਹੱਸੁ ਸੰਘਾਰੇ'। 
ਪਾਢੇ ਪਠਾਨ ਕਿਤਾਨ ਪਚਾਇ ਕੈ, 
ਮੱਤ ਮਤੰਗ ਮੁਗੱਲ ਬਿਦਾਰੇ'। 


ਤਾਂ ਹਰਿਗੋਬਿੰਦ ਜੂ ਗੁਰੁ ਕੇ, 
ਪਦ ਪੰਕਜ ਕੋ ਹਰਿ ਗਯਾਨ ਜੁਹਾਰੇ' ॥੨॥ 


<< 


ਦਹਜੀਾ 


ਮਰਦਨ' ਕਰੇ ਮਲੇਛ ਜਿਮ, 
ਤਿਮ ਮਮ ਬਿਘਨ ਨਿਕੰਦ'। 
ਸੀ ਹਰਿ ਗੋਬਿੰਦ ਗੁਰੂ ਵਰ, 
ਜੈ ਜੈ ਜੈ ਜਸ ਚੰਦ' ॥੨॥ 


ਸੁਨੈ ਜੁ ਈਸ਼ੂਰ ਧਜਾਇ ॥੪॥ 
ਚੌਪਈ: 

ਗਾਮ ਏਕ ਬਾਸਰਕੇ ਨਾਮੂ। 
ਅਹੇ ਸੁਧਾਸਰ ਢਿਗ ਸੁਖ ਧਾਮੂ। 


'ਇੰਦ੍ੀਆਂ ਰੂਪ ਖੁੱਡਾਂ ਵਿੱਚੋਂ ਮਨ ਰੂਪ ਚੂਹਾ। 
ਕਿਸੇ ਤਰ੍ਹਾਂ ਵੀ। 

'ਗੁਰੂ ਦੇ ਚਰਨ ਕਮਲਾਂ ਦੇ ਪ੍ਰੇਮ ਦਾ। 
'ਪਾਰਾ। 


'ਕਾਜ਼ੀਆਂ ਰੂਪ ਹਰਨਾਂ ਨੂੰ ਮਲ ਕੇ ਖੋਟੇ ਰੰਗਾਂ ਵਾਲੇ ਕਰ ਦਿੱਤਾ, 
ਹਰਨੀਆਂ ਅਤੇ ਜੰਗਲੀ ਬੱਤਖ਼ਾਂ ਵਰਗੇ ਮੌਲਵੀ ਮਾਰ ਦਿੱਤੇ। 
'ਸ਼ੇਖਾਂ ਰੂਪ ਗਿੱਦੜ ਤੇ ਸਹੇ। 

'(ਜਦ ਕਿ) ਸੱਯਦਾਂ ਰੂਪ ਸ਼ੇਰ ਹਜ਼ਾਰਾਂ ਹੀ ਨਾਸ ਕਰ ਦਿੱਤੇ। 


'ਕਿਤਨੇ ਹੀ ਪਠਾਣਾਂ ਰੂਪ ਪਾੜੇ ਨਾਸ ਕਰ ਕੇ ਮੁਗਲਾਂ ਰੂਪ 
ਮਸਤ ਹਾਥੀ ਮਾਰ ਦਿੱਤੇ। (ਪਾੜਾ- ਭੂਰੇ ਰੰਗ ਦਾ ਹਰਨ ਜੋ ਦੋ 
ਫੁੱਟ ਉੱਚਾ ਹੁੰਦਾ ਹੈ।) 


ਨਮਸਕਾਰ ਕਰਦਾ ਹੈ। 


'ਨਾਸ, ਖ਼ਤਮ। 
'ਕੱਟ ਦਿਉ। 


(ਆਪਦੇ) ਜਸ ਰੂਪ ਚੰਦ੍ਰਮਾ ਦੀ (ਤਿੰਨਾਂ ਲੋਕਾਂ ਵਿੱਚ) ਜੈ ਜੈ 
ਕਾਰ ਹੋ ਰਹੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 391 


ਬਿਸ਼ਨ ਦਾਸ ਖੱਤਰੀ ਤਿਹ ਭੱਲਾ। 

ਭਗਤ ਬਿਸ਼ਨੁ ਕਾ ਜਗਤ ਅਚੱਲਾ ॥੫॥ 
ਤਿਹ ਘਰ ਹਰੀ ਦਾਸ ਸੁਤ ਭਯੋ। 
ਚੌਦਾਂ ਸੈ ਪਚਾਸ ਮੈ ਜਯੋ'। 

ਭੇਜ ਭਾਨ ਤਾਂ ਕੇ ਸੁਤ ਦੂਆ। 

ਚੌਦਾਂ ਸੌ ਇਕਾਸੀਏ ਹੂਆ ॥੬॥ 
ਦੁੱਗਲ ਖੱਤਰੀ ਕੇ ਗਿਲਵਾਲੀ'। 

ਤਾਂ ਕੀ ਸ਼ਾਦੀ ਭਈ ਉਤਾਲੀ'। 

ਆਈ ਲੱਖੋ ਨਾਮ ਸਮਾਨੀ'। 

ਪੂਤ ਪੂਤ' ਤਿਹ ਭਯੋ ਮਹਾਨੀ? ॥ ੭॥ 
ਪੰਦਹਾ ਸੌ ਛੱਤੀ ਬੈਸਾਥੇ। 

ਨੌ ਦਿਨ, ਸੁਦੀ ਚੌਦਸੈ ਚਾਖੈ'। 

ਅਮਰ ਦਾਸ ਪਰਗਟ ਤਬਿ ਭਏ। 
ਸਾਇਤ' ਨੇਕ ਨਖੱਤ੍ ਲਏ ॥੮॥ 
ਬਾਲ ਉਮਰ ਮੈ ਐਸੇ ਕਾਮ। 

ਕੀਨੇ ਸਮ ਅਵਤਾਰਨ ਆਮ'। 

ਕਰੈਂ ਦੁਕਾਨ ਧਰਮ ਕੀ ਕਾਰੀ। 

ਭਜੈਂ! ਭਜਨ ਬੈਠੇ ਨਿਸ ਸਾਰੀ ॥੯॥ 
ਜੋ ਗਰੀਬ ਕੋ ਸਨਮੁਖ ਆਵੈ। 

ਖਾਨ ਪਾਨ ਪਹਿਰਾਨ ਦਿਲਾਵੈਂ। 

ਆਯੋ ਸਾਧੁ ਸੰਤ ਜਹਿੰ ਸੁਨੈਂ। 

ਕਰੈਂ ਸੇਵ ਸਤਿ ਸੰਗਤਿ ਪੁਨੈ ॥੧੦॥ 
ਰਚੇ ਰਹੈਂ ਹਰਿ ਭਗਤੀ ਮਾਂਹੀ। 

ਸਿੰਧੁ' ਮਾਂਹਿ ਜਯੋਂ ਮੀਨ? ਰਹਾਂਹੀ। 
ਹਰਿਦ੍ਰਾਰ ਹਰ ਸਾਲ ਪਧਾਰੈਂ। 

ਕਰਿ ਇਸ਼ਨਾਨ ਗੰਗ ਮੁਦ ਧਾਰੈਂ ॥੧੧॥ 
ਰਿਖੀਕੇਸ਼ ਬਨ ਤਪੋ ਸਿਧਰ ਹੈਂ। 

ਮਕਰ ਮਾਸੁ! ਤਹਿ ਬਾਸ ਸੁ ਕਰ ਹੈ'। 
ਰਿਖੀ ਮੁਨੀ ਤਪਸੀ ਤਹਿ ਜੇਤੇ। 

ਪੇਖਿ ਸੁਭਾਵ ਜਾਂਹਿ ਬਲਿ ਤੇਤੇ ॥੧੨॥ 





392 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੰਗ ਵੀਚ ਨਿਸ ਅਰਧ ਖਰੋਵੈਂ। 

ਮਗਨ ਧਯਾਨ ਭਗਵਨ ਮੈਂ ਹੋਵੈ। 

ਪੁਨਾ ਬੱਦੀ ਨਾਥ ਸਿਧਾਰੈਂ। 

ਜਹਿਂ ਤਹਿਂ ਸੰਤਨ ਤਈਂ ਨਿਹਾਰੈਂ ॥੧੩॥ 
ਇਸੀ ਤੌਰ ਇਕ ਬੀਸਹਿ ਬਾਰੀ'। 
ਗੰਗ ਉਮੰਗ ਨ੍ਹਾਨ ਕੀਯ ਭਾਰੀ। 
ਜਦਯਪਿ ਪੂਰਨ ਸੰਤ ਅਪਾਰੇ। 

ਮਿਲੇ, ਕਰੀ ਸੰਗਤਿ ਮੁਦ ਧਾਰੇ ॥੧੪॥ 
ਤਦਯਪਿ ਗੁਰੂ ਨ ਧਾਰਯੋ ਕੋਈ। 

ਖਾਤ੍ਰ ਜਮਾਂ' ਨ ਕਿਸ ਤੈ ਹੋਈ। 

ਜਾਂ ਤੇ ਲਹਿਣੇ ਤੈ ਥਾ ਲਹਿਣਾ'। 


ਜਿਹ ਮਿਲ ਭਏ ਬੰਸ ਕੇ ਗਹਿਣਾ ॥ ੧੫॥ 
ਏਕ ਬੇਰ ਗੰਗਾ ਕੇ ਮਗ ਮੈਂ। 

ਪਿਖਯੋ ਜੋਤਸ਼ੀ ਇਨ ਕੇ ਪਗ ਮੈਂ। 
ਚਿੰਨਯ' ਪਦਮ ਕਾ ਅਤਿ ਸੁਭ ਸੋਹੈ। 


ਜੋ ਲੱਖਨ ਅਵਤਾਰਨ ਕੋ ਹੈ ॥੧੬॥ 
ਦਿਜਵਰ ਇਨ ਪਤਿ ਐਸੇ ਪ੍ਰਾਹਾ'। 
ਦੀਨ ਦੁਨੀ ਕੇ ਤੁਮ ਪਤਸ਼ਾਹਾ। 
ਹੋਵਹੁੰਗੇ ਬਡ ਜੋਗੀ ਰਾਜੇ। 

ਤੁਮ ਕੋ ਮਾਨੈ ਖਲਕ ਦਰਾਜੇ' ॥੧੭॥ 
ਯਹਿ ਸੁਨਿ ਇਨ ਪੁਨ ਦਿਜ ਪੁਤਿ ਕਹਾ। 
ਤੁਮ ਕੋ ਭੀ ਮਿਲ ਹੈ ਧਨ ਮਹਾਂ। 
ਤੀਰਥ ਕਰਿ ਘਰ ਆਇ ਥਿਰਾਏ। 
ਪਹਿਲੇ ਸ਼ਾਦੀ ਨਾਹਿ ਕਰਾਏ ॥੧੮॥ 
ਪੁਨ ਨਿਜ ਜਨ ਪਰ ਜਨ' ਬਹੁ ਸੰਤੈਂ। 
ਕਹਯੋ ਤ ਸ਼ਾਦੀ ਕੀਨੀ ਤੰਤੈ'। 

ਸੰਮਤ ਪੰਦਹਾ ਸੋ ਇਕਹੱਤ੍ੇ। 

ਸ਼ਾਦੀ ਭਈ ਗਾਮ ਸਨਖੱਤ੍ਰੇ ।੧੯॥ 
ਆਈ ਮਨਸਾ ਦੇਈ ਸਮਾਣੀ'। 

ਜੋ ਪੁਤੱਖਜ ਲਖਮੀ ਜਾਣੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 393 


ਪੰਦ੍ਹਾ ਸੈ ਪੰਝੱਤਰੇ ਮਾਂਹੀ। 

ਮੋਹਨ" ਸੁਤ ਉਪਜਸੋ ਘਰ ਤਾਂਹੀ ॥੨੦॥ "ਇਥੇ ਪਾਠ ਮੋਹਰੀ ਛਪਿਆ ਹੋਇਆ ਸੀ ਜੋ ਅਸਾਂ ਮੋਹਨ ਸੁੱਧ 
ਕਰ ਦਿੱਤਾ ਹੈ ਕਿਉਂਕਿ ਪਹਿਲੇ ਪੁੱਤਰ ਮੋਹਨ ਜੀ ਹੀ ਹੋਏ ਹਨ 
ਤੇ ਦੂਜੇ ਮੋਹਰੀ ਜੀ ਜਿਨ੍ਹਾਂ ਬਾਰੇ ਅੰਕ ੨੧ ਦੀ ਦੂਜੀ ਤੁਕ 'ਚ 
ਜ਼ਿਕਰ ਆ ਗਿਆ ਹੈ। 

ਤਾਂ ਤੇ ਚਾਰ ਸਾਲ ਪੁਨ ਪਾਛੇ। 

ਜਨਮ ਲਯੋ ਮੋਹਰੀ ਜੀ ਆਛੇ। 

ਪੰਦਹਾ ਸੌ ਤਿਰਾਸੀਏ ਮਾਂਹੀ, ਬੀਬੀ ਭਾਨੀ ਪੁਗਟੀ 

ਆਹੀ ॥੨੧॥ 

ਦੋਹਰਾ: 

ਕਿਤਕ ਸਾਲ ਬੀਤੇ ਜਬੈ, 

ਦੰਪਤਿ' ਭਗਤ ਕਮਾਹਿਂ। 

ਕਾਰਬਾਰ ਕਰਿ ਧਰਮ ਕਾ, 

ਸੰਤਨ ਸੇਵ ਕਮਾਹਿਂ ॥੨੨॥ 


ਜਸ ਆਇ ਹੈ ਭਵਤੱਬ' ॥ ੨੩॥ 'ਕਿਸਮਤ (ਲੈ ਕੇ) ਆਉਂਦਾ ਹੈ। 
ਇਕ ਦਿਵਸ ਬੀਬੀ ਅਈ ਅਮਰੋ, 

ਮਿਲਨ ਹੇਤ ਖਡੂਰ। 

ਤਿਹ ਸੰਗ ਆਯੋ ਅਮਰ ਭੀ, 

ਮਨ ਧਾਰਿ ਸ਼ਰਧਾ ਭੂਰ। 

ਕਰਿ ਦਰਸ ਗੁਰ ਪਗ ਪਰਸ ਕੈ' 

ਮਨ ਹਰਸ' ਅਧਿਕ ਬਢਾਇ। 

ਜੋ ਕਰਯੋ ਥਾ ਸੰਕਲਪ ਮਗ ਮੈਂ, 

ਆਵਤੇ ਇਸ ਭਾਇ! ॥੨੪॥ 





394 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਥਾਲ ਤੈ ਜੋ ਸੀਤ' ਅਪਨਾ, 'ਸ਼ੀਤ ਪ੍ਰਸ਼ਾਦ। 
ਦੇਂਹਗੇ ਗੁਰੁ ਮੋਹਿ। 

ਸੋ ਗੁਰੂ ਅੰਗਦ ਜਾਨ ਦਿਲ ਕੀ, 

ਦਯੋ ਖੁਸ਼ ਹੂੰ ਵੋਹਿ'। 'ਉਸ (ਸ੍ਰੀ ਅਮਰ ਦਾਸ ਜੀ) ਨੂੰ। 
ਦਿਲ ਗਯੋ ਪ੍੍‌ਰਯੋਂ ਭਯੋ ਮੋਹਿਤ, 

ਮਨੋ ਜਾਦੁ ਵਾਰ'। 'ਜਾਣੌ ਜਾਦੂ ਦਾ ਵਾਰ ਹੋ ਗਿਆ ਹੈ। 
ਪਿਖਿ ਤੇਜ ਗੁਰ ਪੁਤਾਪ ਸ਼ਕਤੀ, 

ਗਹੀ ਭਗਤੀ ਸਾਰ' ॥ ੨੫॥ ਸ੍ਰੇਸ਼ਟ। 

ਜਿਮ ਮੋਰ ਮੇਘ, ਚਕੋਰ ਸਸਿ, 

ਰਵਿ ਚਕ੍ਰਵਾਕ, ਪੀਤਿ'। 'ਚਕਵੇ ਦੀ ਸੂਰਜ ਨਾਲ ਪ੍ਰੀਤੀ ਹੈ। 
ਪਤਿਬੁਤ ਤੀਆ ਸੰਗ ਪੀਆ, 

ਦੇਹ ਜੀਆ ਨੀਤ'। 'ਦੇਹ ਦੀ ਜੀਵ ਨਾਲ ਨਿੱਤ (ਪ੍ਰੀਤੀ ਹੁੰਦੀ ਹੈ)। 
ਗੁਰ ਬੈਨ ਪਰ ਮਨ ਮਿਰਗ ਕੀਨੋ, 

ਐਨ ਆਸ਼ਕ ਸਾਚ। 

ਮਨ ਤਨ ਸੁ ਧਨ ਸਬਿ ਵਾਰ ਗੁਰ ਪਰ, 

ਛੋਰਿ ਜਗ ਮਗ ਕਾਚ ॥੨੬॥ 

ਗੁਰ ਪਦ ਸੁ ਪ੍ਰੇਮ ਪਿਲਾਇ ਪਾਰਦ, 

ਮੂਸ ਮਨ ਥਿਰ ਕੀਨ। 

ਨਿਜ ਦੇਹ ਗੇਹ ਸਨੇਹ ਤਜਿ, 

ਭਜ ਭਗਤਿ ਗੁਰ ਮਨ ਮੀਨ। 

ਜਬਿ ਅਯੋਂ ਥਾ ਗੁਰ ਪਾਸ, 

ਅਮਰ ਸੁ ਦਾਸ ਬਿਰਧ ਸਰੀਰ। 

ਥੀ ਉਮਰ ਬਾਹਟ ਬਰਸ ਕੀ, 

ਬਡ ਪ੍ਰਾਕ੍ਰਮੀ' ਧੀਰ ॥ ੨੭॥ 

ਤਬਿ ਪੰਦ੍ਹਾਂ ਸੋ ਪਰ ਸਤਾਨਵ, 

ਹੁਤੋਂ ਸੰਮਤ ਸਾਰ। 

ਪੁਨ ਬਰਸ ਦ੍ਰਾਦਸ ਸੇਵ ਕੀਨੀ, 

ਅਤੀ ਸ਼ਰਧਾ ਧਾਰਿ। 

ਨਿਤ ਅਰਧ ਨਿਸ ਉਠਿ ਬਿਯਾਸ ਤੈ 

ਤ੍ਰੈ ਕੋਸ ਤੈ ਜਲ ਲਯਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 395 


ਇਸ਼ਨਾਨ ਸਤਗੁਰ ਕੋ ਕਰਾਵੈ 
ਨਹਿ ਜਨਾਵੈ ਕਾਇ ॥੨੮॥ 
ਪੁਨ ਲਯਾਇ ਸਮੱਧਾ' ਜੰਗਲੋਂ, 
ਫਿਰ ਕਰੈ ਲੌਗਰ ਸੇਵ। 
ਪਹਿਰਾਨ ਖਾਨ ਨਾ ਪਾਨ ਚਾਹੈ, 
ਮਾਨ ਕਿੰਚਤ' ਏਵ”। 

ਰਹਿ ਮਸਤ ਰੈਨ ਸਮਸਤ' ਦਿਨ, 
ਬਿਨ ਪੁਸਤ' ਏਕ ਅਕਾਲ। 
ਨਹਿ ਭਜੈ ਔਰੈਂ ਜਜੈ' ਕਾਹੂੰ, 
ਸਜੈ' ਕਿਰਤ” ਬਿਸਾਲ ॥੨੯॥ 
ਅਸ ਕਰੀ ਸੇਵਾ ਲਹਜੋ ਮੇਵਾ, 
ਦੁਲੱਭ ਦੇਵਹਿਂ ਜੋਇ'। 

ਫਲ ਅਮਰ ਦੀਨੋ ਅਮਰ ਕੋ ਗੁਰੁ, 
ਅਮਰ ਜ੍ਯੋਂ' ਖੁਸ਼ ਹੋਇ। 


ਸੋ ਗਾਥ ਪਾਛੈ ਲਿਖ ਚੁਕੇ, 
ਗੁਰੁ ਦੁਤੀ ਕੀ ਕਥ ਮਾਂਹਿ। 
ਬਸੇ ਥੇ ਗੁਰੁ ਯਾਹਿ ॥੩੦॥ 
ਇਕ ਦਿਵਸ ਅੰਗਦ ਗੁਰੂ ਕੇ, 
ਤਨ ਅੱਛਤ' ਸੰਮੁਖ ਜਾਨ। 
ਹਿਤ ਦਰਸ ਦੇਸ ਬਦੇਸ ਤੈ, 
ਬਹੁ ਜੁਰੀ ਸੰਗਤਿ ਆਨ। 

ਤਬਿ ਏਕ ਗੌਂਦੇ ਖੱਤ੍ਰੀ, 
ਅਰਦਾਸ ਕੀਨੀ ਐਸ। 

ਗੁਰੁ ਆਸ ਤੋਸ ਨਿਵਾਸ ਸਬਿ, 
ਮਮ ਬਸੈ ਨਗਰੀ ਕੈਸ' ॥੩੧॥ 


ਤਹਿ ਭੂਤ ਪ੍ਰਤਰਹਾਹਿਂ। 


'ਥੋੜ੍ਹਾ ਜਿਹਾ ਵੀ। ?ਇਸ ਤਰ੍ਹਾਂ। 
'ਸਾਰਾ। 
'ਪੂਜਾ। 


'ਪੂਜਦੇ। 
'ਕਰਦੇ ਹਨ। “ਸੇਵਾ। 


'ਜੋ (ਫਲ) ਦੇਵਤਿਆਂ ਨੂੰ ਵੀ ਔਖਾ ਲੱਭਦਾ ਹੈ। 


'ਸੀ ਗੁਰੂ ਅੰਗਦ ਦੇਵ ਜੀ ਨੇ (ਅਮਰ) ਸ਼ਿਵ ਦੇਵਤੇ ਵਾਂਗ ਸ੍ਰੀ 
ਗੁਰੂ ਅਮਰ ਦਾਸ ਜੀ ਨੂੰ (ਗੁਰਤਾ ਗੱਦੀ ਰੂਪ) ਅਮਰ ਫਲ 
ਦਿੱਤਾ। 


ਹੇ ਆਸਾਂ ਪੂਰੀਆਂ ਕਰਨ ਵਾਲੇ ਸਤਿਗੁਰੂ, ਸਾਰੇ ਘਰ ਤੇ ਮੇਰੀ 
ਨਗਰੀ ਕਿਵੇਂ ਵੱਸੇ। 





396 


ਹਮ ਘਰ ਬਨੈ ਹੈਂ ਦਿਵਸ ਕੋ, 
ਵਹਿ ਗੇਰ ਨਿਸ ਕੌ ਜਾਹਿਂ। 
ਅਬਿ ਆਪ ਕ੍ਰਿਪਾ ਸੋ ਕਰੋ, 
ਜਯੋਂ ਹੋਇ ਪਿੰਡ ਅਬਾਦ। 

ਨਿਜ ਸਿੱਖ ਲਾਇਕ ਕੋ ਬਸਾਵੋ, 
ਲੇਹੁ ਹਿੱਸਾ ਆਧ ॥ ੩੨॥ 
ਤੁਮ ਰੂਪ ਹਰਿ ਕਰਤਾਰ ਪ੍ਰਤੱਖ, 
ਸ਼ਕਤਿ ਵਾਰ ਅਪਾਰ। 

ਜੋ ਸ਼ਰਨ ਆਵਤ ਪਾਵਤੋ ਸੋ, 
ਭਾਵਤੋ' ਫਲ ਚਾਰ। 

ਫਲ ਵਾਰਿ ਤਰੁ ਜਲ ਵਾਰਿ ਸਰ, 
ਨਰ ਨੀਤਿ ਸ਼ਕਤਿ ਜੁ ਵਾਰ'। 


ਖਗ' ਮ੍ਰਿਗ ਪਸੁ ਨਰ ਆਇ ਅਰਥੀ? 
ਜਾਤ ਬਜਰਥ ਨ ਧਾਰ' ॥੩੨॥ 
ਯੁਤ ਗਰਜ਼' ਕੀਨੀ ਅਰਜ਼ ਜੋ, 

ਤਿਹ ਲਰਜ਼' ਬਹੁ ਗੁਰ ਪਾਸ। 

ਗੁਰ ਵਰ ਜੁ ਸੁਨਿ ਨਿਜ ਬਿਰਦ ਦਿਸ' ਪਿਖਿ, 
ਫਰਜ਼ ਸਮਝਯੋ ਖਾਸ'। 

ਬਿਨ ਤਰਜ' ਤੂਰਨ ਕਰਯੋ ਪੂਰਨ, 
ਕਰਜ ਜਿਮ' ਤਿਹ ਸਵਾਲ। 

ਗਿਨ ਗਟੀ' ਲਾਇਕ ਹਠੀ ਪਿਖਿ, 
ਦੈ ਛਟੀ ਅਮਰਹਿਂ ਭਾਲ' ॥ ੩੪ ॥ 
ਕਰਿ ਦਯੋ ਤਾਂ ਕੇ ਸੰਗ, 

ਰੰਗ ਚਢਾਇ ਢੰਗ ਬਿਸਾਲ। 

ਪੁਨ ਕਹਯੋ ਜਹਿਂ ਲੌ ਛਟੀ ਫਿਰ ਹੈ, 
ਸਾਥ ਹੁਕਮ ਅਕਾਲ। 

ਨਹਿ ਭੂਤ ਪ੍ਰੇਤ ਪਿਸਾਚ ਕਬਹੀ, 
ਆਇ ਅੰਦਰ ਕਾਰ'। 

ਯਹਿ ਨਗਰ ਬਸ ਹੈ ਸਗਰ ਨੀਕੋ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਮਨ ਭਾਉਂਦੇ। 


'ਫਲ ਵਾਲਾ ਦਰੱਖ਼ਤ, ਪਾਣੀ ਵਾਲਾ ਤਲਾ ਤੇ ਨੀਤੀ ਤੇ ਸ਼ਕਤੀ 
ਵਾਲਾ ਜੋ ਮਨੁੱਖ ਹੈ। 

'ਪੰਛੀ। “ਮੰਗਤਾ। 

'ਜਾਣੋਂ ਖ਼ਾਲੀ (ਵਾਪਸ) ਨਹੀਂ ਜਾਂਦੇ। 
'ਇੱਛਾ ਸਹਿਤ। 

'ਕੰਬ ਕੇ ਭਾਵ ਨਿੰਮੂਤਾ ਤੇ ਅਦਬ ਨਾਲ। 
'ਆਪਣੇ ਸਿਖ ਦੀ ਤਰਫ਼ (ਬਿਰਦ-ਸਿੱਖ)। 
।ਆਪਣਾ। 

ਬਿਨਾ ਗੁੱਸੇ ਤੋਂ ਭਾਵ ਖ਼ੁਸ਼ੀ ਨਾਲ। 
'ਜਿਵੇਂ ਸੁਆਲ ਕੀਤਾ ਸੀ। 

'ਵਿਚਾਰ ਕਰਕੇ। 

ਮੱਥੇ 'ਤੇ (ਰਖ) ਦਿੱਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 397 


ਹੈ ਉਜੱਗਰ ਅਪਾਰ ॥ ੩੫ ॥ 

ਜਿਮ ਪੁਰੀ ਮਥਰਾ ਜਮਨ ਤਟ, 

ਸਰਜੂ' ਅਯੁਧਯਾ ਜੈਸ। 

ਤਟ ਗੰਗ ਕਾਂਸ਼ੀ, ਬਜਾਸ ਤਟ, 

ਫਲ ਦੈਹ ਯਹਿ ਪੁਰ ਤੈਸ। 

ਇਤਯਾਦਿ ਬਰ ਦੈ ਗੁਰੂ ਅੰਗਦ, 

ਅਮਰ ਕੋ ਪਠ ਦੀਨ। 

ਗੁਰ ਬੈਨ ਐਨ ਸੁ ਲੀਕ ਪਾਹਨਿ, 

ਲਖ ਅਲੀਕ ਸੁ ਲੀਨ' ॥੨੬॥ ਸਿਵ 111141111140140 
| 


ਗੁਰ ਅਮਰ ਨੈ ਤਬਿ ਆਇ, 
ਗੋਇੰਦਵਾਲ ਗੌਂਦੇ ਸੰਗ। 

ਤਿਨ ਕਹਯੋ ਜਹਿ ਲੌ ਫੇਰ ਦੀਨੀ, 
ਛਟੀ ਇਨਹਿ ਨਿਸੰਗ। 

ਗੁਰ ਹੁਕਮ ਸੋ ਘਰ ਰਚੇ ਗੌਂਦੇ, 


ਭਯੋ ਨਗਰ ਅਬਾਦ। 

ਪੁਨ ਆਇ ਨਿਸ ਮੈਂ ਕਰੀ ਭੂਤਨ, 

ਗੁਰੂ ਪਾਸ ਫਰਯਾਦ ॥ ੨੩੭ ॥ 

ਥੀ ਏਹ ਥੇਹ ਹਮਾਰ ਬਸਤੀ, 

ਆਪ ਲੀਨੀ ਛੀਨ'। 

ਅਬਿ ਕਹੋ ਹਮ ਕਿਤ ਜਾਂਹਿ, 

ਦੇਹੁ ਬਤਾਇ ਜਾਗਾ ਪੀਨ'। 

ਗੁਰ ਕਹਯੋ ਪੁਰ ਸੁਲਤਾਨੀਓਂ ਮੈਂ, 

ਰਹੋ ਅਬਿ ਤੁਮ ਜਾਇ। 

ਜੋ ਮੂੰਡ' ਨੰਗੇ ਖਾਇਂ ਤਿਹ ਸੰਗ, 

ਤੁਮ ਨਿਸੰਗ ਲਿਹੁ ਖਾਇ ॥ ੩੮॥ 

ਪੁਨ ਖਲਵਾਰਾ' ਜੋ ਉਠਾਵੈ, ਪਿੜ, (ਅ) ਦਾਣਿਆਂ ਦਾ ਬੋਹਲ। 
ਦਏ ਬਿਨ ਗੁਰ ਕਾਰ'। ਦਸਵੰਧ ਦੀ ਭੇਟਾ। 
ਤਹਾਂ ਤੇ ਤੁਮ ਅੰਨ ਪਾਨੀ, 

ਲੇਹੁ ਜੋਗ ਗੁਜ਼ਾਰ'। ਗੁਜ਼ਾਰੇ ਜੋਗਾ। 





398 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਹਿਂ ਸਿੱਖ ਗੁਰ ਕੇ ਹੋਇ ਇਕਨੇ, 
ਕਰੈਂ ਸ਼ਬਦ ਉਚਾਰ। 

ਤਹਿਂ ਆਇ ਬਿਰ ਕਰਿ ਸੁਨੋ ਤੁਮ, 
ਯੌ ਹੋਇ ਸਹਜ ਉਧਾਰ ॥ ੩੯॥ 
ਵਹਿ ਗਏ ਬੰਦਨ ਕੈ ਭਏ ਖੁਸ਼, 
ਆਗਜਯਾ ਗੁਰ ਪਾਇ। 
ਬੇਸ਼ਕ ਲਿਹੁ ਪ੍ਤਸਾਇ। 

ਜਹਿਂ ਬੀਸ ਨੰਗੇ ਸੀਸ ਛਕ ਹੈਂ, 
ਤੀਸ ਕਾ ਉਡ ਜਾਇ। 
ਪ੍ਰਸਾਦ ਹੋਇ ਪਚਾਸ ਕਾ, 

ਤਹਿ ਸੰਤ ਸੌ ਤ੍ਰਿਪਤਾਇ' ॥੪੦॥ 
ਮੁਗਧ ਜੋ ਨਰ ਖਾਹਿ। 

ਹੂੰ ਨੀਤ ਜੈਸ ਮੁਰਾਦ ਤਸ, 

ਯਹਿ ਰਵ' ਨ ਗੁਰ ਬਿਰਥਾਹਿ। 
ਜਬਿ ਬਸਯੋ ਗੋਇੰਦਵਾਲ, 

ਗੋਂਦੇ ਖੱਤ੍ਰੀ ਕੇ ਨਾਮ। 

ਸਾਲ ਸੋਲਾਂ ਸੈ ਪਰੰ ਤ੍ਰੈ', 'ਉੱਪਰ ਤਿੰਨ ਭਾਵ ੧੬੦੩ ਬਿ:। 
ਰਚੇ ਗੁਰ ਤਹਿ ਧਾਮ ॥੪੧॥ 

ਜੋ ਕਹੋ ਹਿੱਸਾ ਅਰਧ ਗੌਂਦੇ, 
ਦਯੋ ਨਹਿ ਇਨ ਲੀਨ। 

ਗੁਰ ਰਹੇ ਬੇਪ੍ਰਵਾਹਿ, ਕਾਂਹਿ ਸੁ 
ਚ਼ਾਹਿ ਨਾਹਿਨ ਕੀਨ। 

ਜਬਿ ਪਾਇ ਗੁਰਤਾ ਹੁਕਮ ਗੁਰ ਕਾ, 
ਰਹੇ ਗੋਇੰਦਵਾਲ। 

ਮੁਯਾਦ ਆਦਿ ਜੁਗਾਦਿ ਗੁਰ ਕੀ' 
ਗਹੀ ਸਰਬ ਬਿਸਾਲ ॥੪੨॥ 
ਇਕ ਧਰਮਸਾਲਾ ਰਚਿ ਬਿਸਾਲਾ, 
ਰਖਯੋ ਲੰਗਰ ਲਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 399 


ਹੋ ਕਥਾ ਕੀਰਤਨ ਉਭੈ' ਵੇਲੇ, 
ਸੁਨੈ ਜਨ ਬਹੁ ਆਇ। 

ਸਿਖ ਭੇਟ ਦੈ ਉਪਦੇਸ਼ ਲੈ, 

ਘਰ ਜਾਹਿਂ ਗਹਿ ਫਲ ਚਾਰ। 
ਬਹੁ ਸਿੱਖ ਬੁੱਢੇ ਆਦਿ ਰਹਿ, 
ਗੁਰ ਪਾਸ ਖਾਸ ਉਦਾਰ ॥੪੩॥ 
ਦੋਹਰਾ: 

ਸਦਾ ਬਰਤ ਦੋ, ਦੁਹੂੰ ਗੁਰਿ, 
ਪੁਰਾ ਰਖੇ ਥੇ ਲਾਇ। 

ਇਕ ਸਤ ਸੰਗਤਿ ਨਾਮ ਕਾ, 
ਅਸਨ ਬਸਨ ਦੁਤੀਆਇ' ॥੪੪॥ 
ਅਬਿ ਈਸ਼ੂਰ ਤੀਸਰ ਗੁਰੂ, 
ਤੀਸਰ ਜਾਰੀ ਕੀਨ। 

ਸਦਾ ਬਰਤ ਕਰਮਾਤ ਕਾ, 

ਕਭੀ ਨ ਕਿਨਿ ਜੋ ਦੀਨ ॥੪੫॥ 
ਰਸਾਵਲ ਛੰਦ: 
ਕਰਾਮਾਤ ਪੁਰ' ਕਰਿ ਕੇ। 

ਨਿਜ ਬਰਕਤ ਸੋ' ਭਰਿ 


ਸੁਨੋ ਸਿੱਖ ਗੁਰ ਚੇਰੇ ॥ ੪੬॥ 
ਗੁਰ ਨਾਨਕ ਅੰਗਦ ਕੀਰੀਤੀ, 
ਤੀਸਰ ਗੁਰ ਸਭਿ ਧਾਰੀ। 


'ਪਹਿਲਾਂ ਹੀ। 


ਭੋਜਨ ਤੇ ਬਸਤ੍ਰਾਂ ਦਾ ਦੂਜਾ। 


"ਬਾਈ ਮੰਜੀਆਂ ਤੇ ਬਵੰਜਾ ਪੀੜ੍ਹਿਆਂ ਦੇ ਮੁਕੰਮਲ ਸਮਾਚਾਰ 
ਠੇਠ ਪੰਜਾਬੀ ਵਾਰਤਕ ਵਿੱਚ 'ਤਵਾਰੀਖ਼ ਗੁਰੂ ਖ਼ਾਲਸਾ' ਦੇ 
ਪੰਜਵੇਂ ਹਿੱਸੇ 'ਪੰਥ ਖ਼ਾਲਸਾ' ਵਿੱਚ ਲਿਖੇ ਸਨ ਪਰ ਅਫ਼ਸੋਸ ਕਿ 
ਉਹ 'ਖ਼ਾਲਸਾ ਟੈਕਟ ਸੁਸਾਇਟੀ ਅੰਮ੍ਰਿਤਸਰ ਦੇ ਜ਼ਿੰਮੇਵਾਰਾਂ ਨੇ 
ਗਿਆਨੀ ਜੀ ਤੋਂ ਲੈ ਕੇ ਨ ਛਾਪੇ ਤੇ ਨ ਹੀ ਵਾਪਸ ਕੀਤੇ। ਪਤਾ 
ਨਹੀਂ ਕਿ ਉਹ ਹੁਣ ਕਿਤੇ ਹਨ ਵੀ ਕਿ ਨਹੀਂ। 





400 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਗੈਂ ਡੇਢ ਪਹਰ ਨਿਸ ਰਹਿਤੀ, 

ਕਰੈਂ ਕ੍ਰਿਯਾ ਤਨਿ ਸਾਰੀ। 

ਧਯਾਨ ਧਰੈਂ ਨਿਜ ਬੁਹਮਾਤਮ ਕਾ, 

ਲਾਇ ਸਮਾਧੀ ਨੀਕੇ। 

ਪੁਨ ਉਪਦੇਸ਼ ਦਰਸ ਸੁਖ ਦੇਵੈਂ, 

ਥਿਰ ਦਿਵਾਨ ਮੈ ਨੀਕੇ ॥੪੭॥ 

ਮੇਖ' ਹੁਤੀ ਇਕ ਗਡੀ ਭੀਤਿ ਮੈਂ:, 'ਕਿੱਲੀ। “ਕੰਧ ਵਿੱਚ। 
ਜਾ ਕੋ ਸਿਖ ਅਬਿ ਦਰਸੈਂ। 

ਕਰੈਂ ਤਪੱਸਯਾ ਖਰੇ' ਰਹੈਂ ਫਰਿ”, 'ਖੜ੍ਹੇ। “ਫੜ ਕੇ। 
ਦਿਨ ਭਰ ਪਗ ਸਿਖ ਪਰਸੈਂ। 

ਚਾਰ ਕੁੰਟ ਤੇ ਸੰਗਤ ਆਵੈ, 

ਰਹੈ ਭੀਰ ਗੁਰਦ੍ਹਾਰੇ। 

ਤੋਫੇ' ਜਿਨਸ? ਦਰਬ ਬਹੁ ਅਰਪੈਂ, 

ਜਾਇ ਪਾਇ ਫਲ ਚਾਰੇ ॥੪੮॥ 

ਪੁਨ ਮੁਕਾਨ ਬਨਵਾਨ ਹੇਤ, 

ਮੰਗਵਾਨ ਚਹੀ ਗੁਰ ਲਕਰੀ। 

ਸਾਵਨ ਮੱਲ ਭਾਤੀਜੇ ਨਿਜ ਕੋ, 

ਦੈ ਨਿਜ ਬਰਕਤ ਤਕਰੀ। 

ਦੈ ਰੁਮਾਲ ਇਕ ਆਪ ਨੇ ਕਰ ਕਾ', 'ਹੱਥ ਦਾ। 
ਕਹਯੋ ਪਹਾਰ ਮਝਾਰੇ। 

ਜਾਹੁ ਚਿਤਾਇ' ਲਯਾਵੋ ਲਕਰੀ, /(ਲੋਕਾਂ ਦੇ ਮਨਾਂ ਨੂੰ ਆਪਣੇ ਵੱਲ) ਖਿੱਚ ਕੇ। (ਅ) ਮੰਗ ਕੇ। 
ਹਮ ਹੈਂ ਮੱਦਦਗਾਰੇ ॥ ੪੯ ॥ 

ਮਾਨ ਬਚਨ ਵਹਿ ਉੱਤੁ ਦਿਸਾ ਚਲਿ, 

ਮੰਡੀ' ਮੈਂ ਜਬ ਵਰਯੋ?। 

ਚਤ੍ਰੈਲਨ' ਰਾਜਾ ਥਾ ਤਹਿਂ ਤਬਿ, 

ਪੁੱਤੁ ਤਾਹਿੰ ਕਾ ਮਰਯੋ। 

ਸਾਵਣ ਜਾਇ ਨ੍ਰਿਪ ਕੋ ਭਾਖਿਓ, 

ਜੇ ਸੁਤ ਤੁਮਰਾ ਜੀਵੈ। 

ਸਿੱਖ ਗੁਰੂ ਕਾ ਇਸ ਕੋ ਕਰੀਓ, 

ਹਮ ਮੁਖ ਮਾਂਗਯੋ ਲੀਵੈੱ! ॥੫੦ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 401 


ਮਾਨ ਭੂਪ ਜਬਿ ਪਗ ਇਸ ਪਰਯੋ, 

ਤਬਿ ਇਨ ਗੁਰੂ ਮਨੈ ਕੈ। 

ਧੋਇ ਰੁਮਾਲ ਬਾਲ ਮੁਖ ਪਾਯੋ, 

ਉਨਯੋ ਗੁਰੂ ਗੁਰੁ ਕੈ ਕੈ'। 

ਮੇਘ ਬੂੰਦ ਕੇ ਪਰਸਤ ਹੀ ਜਿਮ, 

ਦਾਦਰ' ਜੀਵਤ ਮੂਆ। 'ਡੱਡੂ। 

ਪਾਇ ਜਰੀ' ਜਿਮ ਲਛਮਨ ਜੀਓ, '(ਸੰਜੀਵਨੀ) ਬੂਟੀ। 

ਸੁਧਾ ਪਾਇ! ਦਲ ਦੁਆ? ॥੫੧॥ ਅੰਮ੍ਰਿਤ (ਪਾ ਕੇ)। “(ਰਾਮ ਚੰਦਰ ਸਮੇਤ) ਦੂਜਾ ਦਲ 
ਹੂ (ਜਿਉਂਦਾ ਹੋ ਗਿਆ)। 

ਤਯੋਂ ਵਹਿ ਜੀਵਯੋ ਰਾਜ ਕੁਇਰ' ਜਬਿ, 'ਰਾਜੇ ਦਾ ਪੁੱਤਰ। 

ਜਨ ਪਿਖਿ ਅਚਰਜ ਮਨਯੋ। 

ਭੂਪਤਿ ਵਹਿ ਪਰਵਾਰ ਸਹਿਤ ਤਬਿ, 

ਸਿੱਖ ਗੁਰੂ ਕਾ ਬਨਯੋ। 

ਲਕਰੀ ਜੇਤੀ ਚਾਹੀ ਸਾਵਣ, 

ਤੇਤੀ ਤੁਲ੍ਹੇ ਬਨ ਕੈ'। 

ਪਾਇ ਬਯਾਸ ਗੁਰੁ ਤੀਸਰ ਕੇ ਢਿਗ, 

ਪਹੁਚਾਈ ਮੁਦ ਹੂਹੇ ਕੈ ॥੫੨॥ 

ਲੈ ਕੁਟੰਬ ਨਿਜ ਸੰਗ ਪੁਨਾ ਨ੍ਰਿਪ, 

ਗੁਰ ਦਰਸ਼ਨ ਹਿਤ ਆਯੋ। 

ਗੁਰੂ ਕਹਯੋ ਰਾਣੀ ਜੋ ਆਵੈ, 

ਪੜਦਾ ਨਾਹਿ ਕਰਾਯੋ। 

ਮਾਨ ਬਚਨ ਨ੍ਰਿਪ ਸਹਿਤ ਰਾਣੀਆਂ, 

ਦਰਸਜੋ ਗੁਰੁ ਕੋ ਆਈ। 

ਚਰਨਾਂਮਿਰਿਤ ਲੈ ਮੋਦ ਮਾਨ ਮਨਿ 

ਧਨ ਬਹੁ ਭੇਟ ਚਢਾਈ ॥ ੫੩ ॥ 

ਰਾਣੀ ਦੁਲਹਨ ਨਈ ਅਈ ਇਕ, 

ਤਿਸ ਨਹਿ ਘੁੰਘਟ ਚਾਯੋ'। 

ਯਹਿ ਪਗਲੀ ਕਯੋਂ ਆਈ ਹਮ ਢਿਗ, 

ਸਹਜੇ ਗੁਰੂ ਅਲਾਯੋ। 

ਇਤਨਾ ਸੁਨਤਿ ਭਈ ਵਹਿ ਝੱਲੀ, 





402 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਸੀ ਝੱਲ' ਮੈਂ ਜਾਈ। 

ਰਹੇ ਪੇਖ ਬਿਸਮਾਦ ਸਬੈ ਜਨ, 

ਗੁਰਬਾਣੀ ਅਜ਼ਮਾਈ ॥੫੪॥ 

ਖੋਜ ਰਹਸੋ ਨ੍ਰਿਪ ਕਾਨਨ ਮੈਂ ਸੋ, 

ਰਾਣੀ ਕਿਤੈ ਨ ਪਾਈ। 

ਕੁਛ ਦਿਨ ਬਾਦ ਬਿਦਾ ਹੇ ਗੁਰ ਤੈ, 

ਜਬਥਿ ਨ੍ਰਿਪ ਗਯੋ ਸਿਧਾਈ। 

ਪ੍ਰੇਮੀ ਭਗਤ ਕਹਾਵਤਿ। 

ਲਯਾਵਤ ਸੇਵ ਕਮਾਵਤਿ ॥ ੫੫॥ 

ਤਿਸ ਕੋ ਮਿਲੀ ਨਾਰਿ ਵਹਿ ਇਕ ਦਿਨ, 

ਜੰਗਲ ਮਾਂਹਿ ਅਚਾਨਕ। 

ਕਿਲਕਿਲਾਇ ਕਰਿ' ਕਾਟਨ ਆਈ, 

ਨਗਨ ਅੰਗ ਤਨ ਭਯਾਨਕ। 

ਡਰ ਕਰਿ ਦੌਰ ਸਿੱਖ ਨੇ ਆ ਜਬਿ, 

ਗੁਰ ਢਿਗ ਬਾਤ ਸੁਨਾਈ। 

ਕਰੁਨਾ ਕਰਿ' ਗੁਰ ਦੈ ਨਿਜ ਪਨਹੀ?, 'ਕਿਰਪਾ ਕਰਕੇ। 'ਜੁੱਤੀ। 
ਯੌਂ ਤਿਹ ਬਯੋਂਤ ਬਨਾਈ ॥ ੫੬॥ 

ਜਬਿ ਵਹਿ ਫੇਰ ਕਭੀ ਮਿਲ ਹੈ ਤੁਹਿ, 

ਪਨਹੀ ਤਿਹ ਸਿਰਿ ਲਾਈਓ। 

ਤਬਿ ਵਹਿ ਹੂੰ ਹੈ ਸਜਾਨੀ ਲੱਜਤ', 

ਅਪਨੇ ਸੰਗ ਲਿਆਈਓ। 

ਜਬਿ ਵਹਿ ਸਿਖ ਗਯੋ ਪੁਨ ਬਨ ਮੈ, 

ਨਾਰਿ ਵੈਸ ਹੀ ਆਈ। 

ਪਨਹੀ ਲਾਇ ਸਯਾਨੀ ਕਰ ਕੈ, 

ਚਾਦਰ ਤਿਸੈ ਉਢਾਈ' ॥੫੭॥ 'ਉੱਤੇ ਪਾ ਦਿੱਤੀ। 
ਲੈ ਆਯੋ ਸੰਗ ਗੁਰ ਢਿਗ ਵਹਿ ਪੁਨ, 

ਕਹਯੋ ਗੁਰੁ ਸਮਦਰਸੀ'। (ਸਾਰਿਆਂ ਨੂੰ) ਇੱਕੋ ਜਿਹਾ ਵੇਖਣ ਵਾਲੇ। 
ਅਬਿ ਯਹਿ ਨਾਰਿ ਤੁਮਾਰ ਭਈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 403 


ਕਯੋਂ? ਨਗਨ ਅੰਗ ਤੁਮ ਦਰਸੀ। 

ਅਰ ਯਹਿ ਪਨਹੀ ਭੀ ਤੁਹਿ ਬਖਸ਼ੀ, 

ਲੈ ਜਾਵੋ ਨਿਜ ਧਾਮੂੰ। 

ਅਪਨੇ ਕਰ ਸੋਂ ਜਾਂਹਿ ਛੁਹੈ ਹੈਂ, 

ਨਸ ਹੈ ਪਗਲ ਤਮਾਮੂੰ'। 

ਤਬਿ ਵਹਿ ਸਿਖ ਪਾਇ ਬਰ ਗੁਰ ਤੈ, 

ਲੈ ਪਨਹੀ ਅਰ ਨਾਰੀ। 

ਲੋਮੇ ਦੇਸ ਗਾਮ ਸ਼ੇਖੂਪੁਰ, 

ਆਯੋ ਧਾਮ ਮਝਾਰੀ। 

ਕਰਤ ਗੁਜ਼ਾਰਾ ਰਹੋ ਤੈਸ ਹੀ, 

ਜੈਸ ਗੁਰੂ ਬਰ ਦੀਨੌ। 

ਹੈ ਅਬ ਲੌ ਤਿਸ ਕੀ ਸੰਤਤਿ ਢਿਗ' 

ਗੁਰ ਪਨਹੀ ਸੋ ਚੀਨੋ ॥੫੯॥ 

ਪੁਨ ਇਕ ਰੰਡੀ ਖਤ੍ਹਾਨੀ ਕਾ, 

ਸੁਤ ਨਗਰੀ ਮੈ ਮਰਯੋ। 

ਸੁਨਿ ਤਿਹ ਕਰਨਾ ਰਸ' ਕਰੁਨਾਕਰ:, 'ਕੀਰਨੇ। “ਕਿਰਪਾ ਦੀ ਖਾਣ (ਸਤਿਗੁਰਾਂ ਨੇ)। 

ਨਿਜ ਉਰਿ ਕਰਨਾ ਭਰਯੋ'। ਤਰਸ ਆਇਆ। 

ਕਰੀ ਬੇਨਤੀ ਪ੍ਰਭੂ ਅਗਾਰੀ, 

ਜਬਿ ਲੌ ਮੈਂ ਧਰ ਮਾਹੁੰ'। 'ਮੈਂ ਧਰਤੀ ਵਿੱਚ ਹਾਂ ਭਾਵ ਮੇਰੇ ਸ਼ਰੀਰ ਦੇ ਹੁੰਦਿਆਂ। 

ਤਬਿ ਲੌ ਮਾਤ ਪਿਤਾ ਕੇ ਆਗੇ, 

ਮਰੇ ਨ ਪੁੱਤ ਕਾਹੂੰ ॥੬੦॥ 

ਪਰੀ ਕਬੂਲ ਬੇਨਤੀ ਗੁਰ ਕੀ, 

ਪ੍ਰਮੇਸੂਰ ਨੈ ਮਾਨੀ। 

ਤਬਿ ਤੇ ਗੋਇੰਦਵਾਲ ਮਝਾਰੇ, 

ਅਬਿ ਲੌ ਬਿਦਿਤ ਕਹਾਨੀ। 

ਰਾਮ ਚੰਦ ਕੇ ਵਕਤ ਅਧ ਮੈ', 'ਅਜੁਧਿਆ ਵਿੱਚ। 

ਜਿਹ ਬਿਧਿ ਰੀਤੀ ਹੋਈ। 

ਬਰਸ ਦੁ ਬਿੰਸਤ' ਦੰਪਤਿ ਸਨਮੁਖ”, 'ਬਾਈ ਸਾਲ। “ਇਸਤ੍ਰੀ ਪਤੀ (ਭਾਵ ਮਾਤਾ ਪਿਤਾ) ਦੇ 
ਸਾਹਮਣੇ। 

ਮਰਸਯੋ ਨ ਸੁਤ ਕਿਹ ਕੋਈ ॥੬੧॥ 





404 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰੋਗੀ ਸੋਗੀ ਦੁਖੀ ਬਯੋਗੀ, 
ਜੋ ਗੁਰ ਸਨਮੁਖ ਆਵੈਂ। 
ਛਕਿ ਬਾਂਛਿਤ ਫਲ ਪਾਵੈਂ ॥੬੨॥ 


ਹੈ ਇਕੰਤ ਸੁਖਰਾਸਿ ॥੬੩॥ 

ਚੌਪਈ: 

ਬੱਲੂ ਨਾਮ ਇਕ ਸੇਵਕ ਪਾਸੈਂ। 

ਰਹੈ ਸਦਾ ਸੇਵੈ ਗੁਰ ਖਾਸੈਂ। 

ਸਾਤ ਦਿਵਸ ਬਾਹਰ ਨਹਿ ਅਏ। 

ਬਿਨ ਦਰਸ਼ਨ ਬਯਾਕੁਲ ਸਿਖ ਭਏ ॥ ੬੪ ॥ 
ਅਸਟਮ' ਦਿਨ ਸਬਿਹਨਿ ਮਿਲਿ ਜਾਈ। 
ਬੱਲੂ ਤੈ ਤਬਿ ਅਰਜ਼ ਕਰਾਈ। 

ਜੋ ਮਨਜ਼ੂਰ ਗੁਰੂ ਫੁਰਮੈ ਕੈ'। 

ਬੈਠ ਸਿੰਘਾਸਨ ਦਰਸਨ ਦੈ ਕੈ ॥ ੬੫॥ 
ਕਰਯੋ ਨਿਹਾਲ ਸਿਖਨ ਕੌ ਨੀਕੈ। 
ਨਾਨਕ ਰੂਪ ਲਖਾਯੋ' ਠੀਕੈ। 

ਜਯੋਂ ਬਰੂਪੀਆ ਰੂਪ ਬਟਾਵੈ। 

ਭਾਂਤਿ ਭਾਂਤਿ ਕੀ ਬਾਤ ਸੁਨਾਵੈ ॥ ੬੬॥ 
ਬੁਧਿ ਜਨ ਯਾ ਢਿਗ ਵਰਤੀ' ਜਾਨੈ। 'ਕੋਲ ਰਹਿਣ ਵਾਲੇ। 
ਦੁਸਰ ਰੁਪ ਮਜੁਦਹਿ ਮਾਨੈ'। ਦੂਜੇ (ਆਮ ਲੋਕ) ਵਰਤਮਾਨ ਰੂਪ ਨੂੰ ਹੀ ਮੰਨਦੇ ਹਨ। 
ਤਯੋਂ ਗੁਰ ਇਛਯਾ ਸਿਖਨ ਅਨੁਸਾਰੀ। 
ਰੂਪ ਦਿਖਾਵਤ ਅਨਿਕ ਪ੍ਰਕਾਰੀ ॥੬੭॥ 
ਚਕ੍ਰਵਾਕ' ਰਵਿ ਸਸਹਿ ਚਕੋਰੂ। 
ਪਤੀਬ੍ਰਤਾ ਪਤਿ ਮੇਘਨਿ ਮੋਰੂ। 

ਕਰਤ ਪ੍ਰੇਮ ਤਯੋਂ ਗੁਰ ਸਿਖ ਗੁਰ ਮੈਂ। 
ਬੁਹਮ ਪਿਥੈਂ ਧਰਿ ਸ਼ਰਧਾ ਉਰ ਮੈਂ ॥੬੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 405 


ਪ੍ਰਾਤ ਨ੍ਹਾਇ ਗੁਰੁ ਧਯਾਨ ਧਰਾਵੈਂ। 

ਟੀਕਾ ਚੰਦਨ ਊਰਧ' ਲਾਵੈਂ। 

ਖਫਨੀ ਚੋਲਾ ਸੇਲੀ ਮਾਲਾ। 

ਪਹਿਨ ਸਿੰਘਾਸਨ ਬਿਰੈਂ ਕ੍ਰਿਪਾਲਾ ॥੬੯ ॥ 
ਦਰਸ਼ਨ ਦੈ ਉਪਦੇਸ਼ ਦਿਢਾਈਂ। 

ਕਰੈਂ ਨਿਹਾਲ ਸਿਖ ਗਨ ਤਾਈਂ। 

ਲੈਗਰ ਮੈਂ ਪੰਕਤਿ ਲਗਵੈ ਕੈ। 

ਆਪ ਓਘਰਾ' ਛਕੈਂ ਮੰਗੈ ਕੈ ॥ ੭੦॥ 'ਬਾਬੂ ਜਿਹਾ ਇਕ ਜੰਗਲੀ ਅੰਨ। (ਅ) ਦਲੀਆ। 
ਔਰ ਸਬਿਨ ਕੋ ਬਿਬਿਧ ਪੁਕਾਰੇ'। ਤਰ੍ਹਾਂ ਤਰ੍ਹਾਂ ਦੇ। 
ਭੋਜਨ ਛਕਵਾਵੈਂ ਇਕ ਸਾਰੇ। 

ਸੁਨੈਂ ਕਥਾ ਦਿਨ ਢਰੈ ਬਿਸਾਲੂ। 
ਪੰਡਿਤ ਇਕ ਕੇਸੋ ਗੋਪਾਲੂ ॥ ੭੧॥ 
ਨਿਗਮਾਗਮ ਪੌਰਾਨਨ ਕੇਰੀ। 

ਕਥਾ ਸੁਨਾਵੈ ਨਿਤ ਪਤਿ ਟੇਰੀ'। 

ਇਨੀ ਦਿਨੋਂ ਗੁਰ ਕੇ ਸੁਤ ਦਾਤੂ। 

ਮਤਸਰ' ਧਰਿ ਉਰਿ ਬਹੁ ਬਖਯਾਤੂ ॥ ੭੨ ॥ 
ਨਿਜ ਪਿਤ ਕੀ ਗਾਦੀ ਨਿਜ ਹੱਕ। 

ਸਮਝ, ਆਇ ਗੁਰ ਪਾਸ ਨਿਸ਼ੱਕ। 

ਜਯੋਂ ਭ੍ਹਿਗੂ' ਲਾਤ ਬਿਸ਼ਨ ਕੇ ਮਾਰੀ। 

ਤਯੋਂ ਦਾਤੂ ਗੁਰੁ ਕੇ ਪਰਹਾਰੀ' ॥ ੭੩ ॥ 
ਸਤਿਗੁਰੁ ਚਰਨ ਤਾਂਹਿ ਕਾ ਫਰਾ। 

ਨਿਜ ਗੁਰੁ ਸੁਤ ਲਖਿ ਕੋਪ ਨ ਕਰਾ। 

ਪਿਖਿ ਸਿੱਖਨ ਯਹਿ ਹਰਕਤ ਮਾੜੀ। 
ਚਹਯੋ ਪਕੜਨਾ ਅਖੀਆਂ ਤਾੜੀ' ॥ ੭੪॥ 
ਗੁਰੂ ਅਸ਼ਾਰੇ ਦੈ ਸੁ ਨਿਵਾਰੇ'। 

ਦਾਤੂ ਕੋ ਦਿਯ ਦਰਬ ਅਪਾਰੇ। 

ਦਾਤੂ ਕਭੀ ਕਭੀ ਯੌ ਜਾਵੈ। 

ਕਰਿ ਕਲੇਸ਼ ਪੁਨ ਦਰਬ ਲਿਆਵੈ ॥ ੭੫॥ 
ਦੋਹਰਾ: 

ਪਿਖਿ ਕਲੇਸ਼ ਹਰ ਰੋਜ ਕਾ, 





406 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਕ ਦਿਨ ਹੋਇ ਉਦਾਸ। 

ਕਰੀ ਖਬਰ ਨਹਿ ਕਿਸੀ ਕੋ, 

ਚਲ ਕਰਿ ਨਿਸ ਕੋ ਖਾਸ ॥ ੭੬॥ 

ਚੌਪਈ: 

ਗਊ ਚਰਾਵਨ ਵਾਰਨ ਕੇਰਾ। 

ਕੋਠਾ ਇਕ ਜੰਗਲ ਮੈਂ ਹੇਰਾ। 

ਬਾਸਰ ਗ੍ਰਾਮ ਨਿਕਟਿ ਮਧ ਜੰਗਲ। 

ਬੈਠ ਤਾਂਹਿ ਮਧ ਮੂਰਤਿ ਮੰਗਲ ॥ ੭੭॥ 

ਚਰਵਾਰਨ ਤੈ' ਦਰ? ਚੁਨਵਾਯੋ। 'ਚਰਵਾਹਿਆਂ ਤੋਂ। “ਦਰਵਾਜ਼ਾ, ਬੂਹਾ। 
ਉਪਰ ਤਿਸ ਕੈ ਯੌ ਲਿਖਵਾਯੋ। 

ਖੋਲੈ ਯਹਿ ਦਰਵਾਜਾ ਜੋਈ। 

ਨਹਿ ਗਤਿ ਉਭੈ ਲੋਕ ਤਿਹ ਹੋਈ ॥ ੭੮॥ 

ਲਾਇ ਸਮਾਧਿ ਤਹਾਂ ਗੁਰੁ ਥਿਰੇ। 

ਇਤ ਉਤ ਖੋਜ ਸਿੱਖ ਬਹੁ ਫਿਰੇ। 

ਪਤਾ ਨ ਲਗਜੋ ਕਿਤੈ ਗੁਰੁ ਕੇਰਾ। 

ਬਯਾਕੁਲ ਹੋਏ ਸਿੱਖ ਬਧੇਰਾ ॥ ੭੯ ॥ 

ਦੇਵਹਿਂ ਦਾਤੂ ਕੌ ਬਹੁ ਗਾਰੀ। 

ਕਹੈਂ ਗਏ ਕਿਤ ਗੁਰੂ ਪਧਾਰੀ। 

ਬਾਬੇ ਬੁੱਢੇ ਪੁਨਾ ਬਿਚਾਰੀ। 

ਜਿਸ ਪਰ ਗੁਰੁ ਕਰਤੇ ਅਸਵਾਰੀ ॥੮੦॥ 

ਸੋ ਘੋੜੀ ਬੁੱਢੇ ਛੁਡਵਾਈ। 

ਪੀਛੇ ਚਲੇ ਸਿੱਖ ਸਮੁਦਾਈ। 

ਮਨਿ ਬਿਨ ਫਨੀ' ਮੀਨ ਜਲ ਬਿਨ ਜ੍ਯੋਂ] 'ਮਣੀ ਤੋਂ ਬਿਨਾਂ ਸੱਪ। 
ਗੁਰੁ ਦਰਸ਼ਨ ਬਿਨ _ਬਯਾਕੁਲ ਸਿੱਖ ਤ੍ਯੋੱ 

॥੮੧॥ 

ਬੜਵਾ' ਆਇ ਖਰੀ? ਤਹਿ ਹੋਈ। 'ਘੋੜੀ। “ਖੜ੍ਹੀ। 
ਜਹਿੰ ਬੈਠੇ ਥੇ ਪਤਿ ਤ੍ਰੈ ਲੋਈ'। 'ਿੰਨਾਂ ਲੋਕਾਂ ਦੇ ਮਾਲਕ (ਸਤਿਗੁਰੂ)। 
ਦਰਵਾਜੇ ਪਰ ਲਿਖਾ ਨਿਹਾਰਾ। 

ਚਰਵਾਲਨ ਸਬਿ ਹਾਲ ਉਚਾਰਾ ॥ ੮੨॥ 

ਦੁਤੀ ਤਰਫ ਤੇ ਦਰ ਖੁਲਵਾਯੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਬੇ ਬੁਢੇ ਦਰਸ਼ਨ ਪਾਯੋ। 

ਸਿੱਖ ਨਿਹਾਲ ਭਏ ਗੁਰ ਦਰਸੇ। 

ਸੁਸਕ' ਖੇਤ ਜਿਮ ਬਾਰਸ਼ ਬਰਸੇ ॥੮੨॥ 
ਜਬਿ ਸਮਾਧਿ ਗੁਰੁ ਕੀ ਛੁਡਵਾਈ। 
ਖਿਰੇ ਕਵਲ ਸਿੱਖ ਰਵਿ ਗੁਰ ਪਾਈ। 
ਗੋਇੰਦਵਾਲ ਪੁਨਾ ਗੁਰੁ ਅਏ। 

ਨਿਜ ਸਿੱਖਨ ਕੇ ਭਵ ਦੁਖ ਹਏ' ॥੮੪॥ 
ਉਤ ਦਾਤੂ ਅਤਿ ਹੀ ਦੁਖੁ ਜੋਵੈ'। 

ਲਾਤ ਵੀਚ ਬਹੁ ਪੀਰਾ ਹੋਵੈ। 

ਆਇ ਸਮੀਪ ਨਹੀਂ ਬਖਸ਼ਾਵੈ। 

ਲੱਜਤ ਭਯੋ ਨ ਮੁਖ ਦਿਖਲਾਵੈ ॥। ੮੫॥ 


ਗੁਰੂ ਪ੍ਰਸਾਦ ਦਯੋ ਨਿਜ ਕਰ ਤੈ'। 
ਪੀੜਾ ਭਈ ਨਸ਼ਟ ਸਬਿ ਜਰ ਤੈ' ॥੮੭॥ 
ਦੋਹਰਾ: 

ਇਸੀ ਸਮੇਂ ਇਕ ਭਗਤਿ ਹਰਿ, 

ਆਯੋ ਗੁਰੁ ਕੇ ਤੀਰ। 
ਜੁਲਕਾ' ਖਤ੍ਰੀ ਡੱਲੇ ਕਾ, 
ਪਾਰੋ ਨਾਮ ਸਧੀਰ ॥੮੮॥ 

ਚੌਪਈ: 

ਆਤਮ ਗਿਆਨ ਹੇਤ ਤਿਨ ਤਬਿ ਹੀ। 
ਬਿਨਤੀ ਕਰੀ ਗੁਰੂ ਢਿਗ ਜਬਿ ਹੀ। 
ਸਤਿਗੁਰੁ ਸਤੁ ਉਪਦੇਸ ਦਿਢਾਵਾ। 
ਪੂਰਨ ਗਯਾਨ ਰਿਦੈ ਹੋ ਆਵਾ ॥੮੯॥ 
ਜੋਗ ਵਿਰਾਗ ਗਯਾਨ ਬਿਗਯਾਨਾ'। 
ਗੁਰੁ ਤੈ ਲੈ ਮੁਦ ਭਯੋ ਮਹਾਨਾ। 

ਰਿਧਿ ਸਿਧਿ ਗੁਰੁ ਬਖਸ਼ਿ ਅਪਾਰਾ। 


'ਸੰਸਾਰਕ ਦੁੱਖ ਮੇਟ ਦਿੱਤੇ। 
ਦੇਖਦਾ ਹੈ ਭਾਵ ਦੁਖੀ ਹੋ ਰਿਹਾ। 


407 





408 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਮ ਹੰਸ ਤਿਹ ਨਾਮ ਉਚਾਰਾ ॥੯੦॥ 
ਅਯੋ ਧਾਂਮ ਪੁਨ ਗਾਮ ਸੁ ਅਪਨੇ। 

ਲਾਏ ਜਨ ਬਹੁ ਭਗਤਿ ਹਰਿ ਜਪਨੇ। 
ਧਰਮ ਕਿਰਤ ਕਰਿ ਛਕੈ ਛਕਾਵੈ। 

ਰਹੈ ਅਲੇਪ ਕਮਲ ਜਜੋਂ ਭਾਵੈ' ॥੯੧॥ 
ਕਬਿ ਹੀ ਘਰ ਕਬਿ ਹੀ ਗੁਰ ਪਾਸੂ। 

ਰਹੇ ਮਗਨ ਮਧ ਬੂਹਮ ਅਭਿਯਾਸੂ। 

ਇਕ ਦਿਨ ਗੁਰੁ ਦਿਸ ਚਲਿਓ ਜਾਈ। 
ਰਤਿ ਬਿਹੰਗ' ਪਗ ਧਰਨਿ ਟਿਕਾਈ ॥ ੯੨॥ 
ਮਗ ਮੈ ਮਿਲਾ ਨਵਾਬ ਬਿਸੇਸੂ'। 
ਅਬਦੁੱਲਾ ਖਾਂ ਹਾਕਮ ਦੇਸੂ। 
ਕਰਾਮਾਤ ਪਿਖਿ ਅਚਰਜ ਭਯੋ। 

ਹਾਥ ਜੋਰਿ ਇਨ ਕੇ ਪਗ ਪਯੋ ॥੯੩॥ 
ਬੁਝਯੋ ਕਿਆ ਹੈ ਨਾਮੁ ਤੁਮਾਰੋ। 

ਕਰੋਂ ਮੁਰੀਦ ਮੋਹਿ ਦੁਖ ਹਾਰੋ। 

ਪਾਰੋ ਕਹਾ ਨਾਮ ਮਮ ਪਾਰੋ। 

ਨਿਜ ਗੁਰ ਦਰਸ਼ਨ ਹੇਤ ਸਿਧਾਰੋਂ ॥੯੪॥ 
ਕਹਯੋ ਨਵਾਬ ਪੀਰ ਜੋ ਥਾਰੋ। 
ਧੰਨਯਤਾ ਜੋਗ ਮੋਹਿ ਦਰਸਾਰੋ। 

ਪਾਰੋਂ ਕਹਾ ਸੰਗ ਜੋ ਸੈਨਾ। 

ਅਪਰ ਬਿਭੂਤਿ ਤਜੋ ਸਬਿ ਐਨਾ ॥੯੫॥ 
ਤਬਿ ਤੁਮ ਹਮਰੇ ਸੰਗ ਸਿਧਾਰੋ। 
ਗੁਰਹਿਂ ਦਰਸ ਪੈਹੋ ਫਲ ਚਾਰੋ। 

ਤਾਜ ਸਮਾਜ' ਜੋ ਤਾਹਿ ਸੰਗਾਈ। 

ਆਯੋ ਗੁਰੁ ਢਿਗ ਭੇਟ ਚਫਢਾਈ ॥ ੯੬॥ 
ਕਿਤਿਕ ਦਿਵਸ ਕਰਿ ਸੰਗਤਿ ਸੇਵਾ। 
ਪਾਯੋ ਬੂਹਮ ਗਯਾਨ ਸੁਚ ਮੇਵਾ। 

ਪਾਰਸ ਪੂਰਨ ਗੁਰੁ ਉਪਦੇਸੂ। 

ਛੁਹਤ ਮਨੂਰ ਸੁਵਰਨ ਭੌ ਵੇਸੂ' ॥੯੭॥ 
ਬਿਦਾ ਹੋਇ ਪਾਰੋ ਸੰਗ ਗਯੋ। 


ਸ੍ਰੇਸ਼ਟ ਸੋਨਾ ਹੋ ਗਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 409 


ਸਿਦਕੀ ਸਿੱਖ ਗੁਰੂ ਕਾ ਭਯੋ ॥ ੯੮ ॥ 

ਦੋਹਰਾ: 

ਪ੍ਰੇਮੀ ਪਾਰੋ ਕਾ ਹੁਤੋਂ, 

ਲਾਲੂ ਖਤ੍ਹੀ ਔਰ। 

ਡੱਲੇ ਵਾਸੀ ਭਗਤ ਹਰਿ, 

ਸੁਨੈ ਗੁਰੂ ਜਸ ਗੌਰ' ॥੯੯॥ 'ਬਹੁਤਾ, (ਅ) ਧਿਆਨ ਨਾਲ। 

ਇਕ ਦਿਨ ਪਾਰੋ ਸੰਗ ਵਹਿ, 

ਆਯੋ ਸਤਿਗੁਰੁ ਪਾਸ। 

ਬੰਦਨ ਪਗ ਸੁਖਰਾਸਿ ॥ ੧੦੦॥ 

ਦਰਸ਼ਨ ਸਸਿ ਗੁਰੁ ਰਵ ਸੁਧਾ, 

ਚ਼ਖੁ ਸੂਤ ਪੁਟ ਕਰਿ ਪਾਂਨ'। 'ਚੰਦ੍ਰਮਾ ਰੂਪ ਸਤਿਗੁਰਾਂ ਦੇ ਨੇਤ੍ਰਾਂ ਨਾਲ ਦਰਸ਼ਨ ਕੀਤੇ ਤੇ ਬਾਣੀ 
ਹੂ ਰੂਪ ਅੰਮ੍ਰਿਤ ਨੂੰ ਕੰਨਾਂ ਦੇ ਡੋਨਿਆਂ ਨਾਲ ਪੀਕੇ। 

ਤਜਿ ਸਮੱਸਤ' ਜਗ ਮਸਤ ਹੂ, 'ਸਾਰਾ। 

ਬਸਤ' ਗਹੀ ਗੁਰੁ ਗਜਾਨ ॥ ੧੦੧॥ 'ਵਸਤੂ, ਸ਼ੈ। 

ਚੌਪਈ: 

ਇਕ ਦਿਨ ਸਹਜ ਸੁਭਾਇ ਕ੍ਰਿਪਾਲੂ। 

ਕਹਸੋ ਸੁਰੰਗ ਚਲੂਲਜੋ ਲਾਲੂ'। 'ਲਾਲੂ ਨੂੰ (ਨਾਮ ਦਾ) ਗੂਹੜਾਰੰਗ ਚੜ੍ਹਿਆ ਹੈ। 

ਪੁਨ ਨਿਜ ਕਰ' ਲਾਲੁ ਕੇ ਭਾਲੂ”। 'ਹੱਥ। ਅੱਥੇ 'ਤੇ। 

ਧਾਰਿ ਕ੍ਰਿਪਾਲੂ ਕੀਨ ਨਿਹਾਲੂ ॥੧੦੨॥ 

ਸੰਗਤ ਬਖਸੀ ਗੁਪਤ' ਬਿਸਾਲੂ। ਭੂਤਾਂ ਪੇਤਾਂ ਦ। 

ਸਤਿਗੁਰ ਨਦਰੀ ਨਦਰ ਨਿਹਾਲੂ। 

ਜੋ ਚਹਿ ਤਿਨ ਤੇ ਕਾਮ ਕਰਾਵੈ। 

ਦੁਰੂ ਦੂਰ ਤੇ ਜਿਨਸ' ਮੰਗਾਵੈ ॥੧੦੨੩॥ 


ਭੂਤ ਪ੍ਰੇਤ ਲਾਗਜੋ ਜਿਹ ਰਹੈ। 

ਜਾਵੈ ਤਜਿ ਲਾਲੂ ਜਬ ਕਹੈ। 

ਲਾਲੂ ਪ੍ਰਗਟਿਓ ਪੀਰ ਅਪਾਰੇ। 

ਨਿਸ ਦਿਨ ਰਹੈ ਭੀਰ ਬਹੁ ਦ੍ਰਾਰੇ ॥੧੦੪॥ 
ਹੁਤੋ ਪ੍ਰੇਮੀ ਲਾਲੂ ਕੇਰਾ। 

ਇਕ ਪਠਾਨ ਤਾਜਰ' ਬਾਡੇਰਾ। 





410 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਨਿਤ ਦੇਸ ਬਿਦੇਸੈਂ ਜਾਵੈ। 

ਭਰਿ ਜਹਾਜ ਬੇਚੇ ਲੈ ਆਵੈ ॥ ੧੦੫॥ 

ਇਕ ਦਿਨ ਕੁਦਰਤਿ ਪਾਇ ਇਲਾਹੀ। 

ਅਯੋ ਤੁਫਾਨ ਸਮੁੰਦ ਮਾਹੀਂ। 

ਫੂਟ ਜਹਾਜ ਤਾਂਹਿ ਕਾ ਗਜੋ। 

ਸੋ ਕਿਤ ਬਹਤਾ' ਤੀਰ” ਲਗਯੋ ॥ ੧੦੬॥ 'ਰੁੜ੍ਹਦਾ। “ਕਿਨਾਰੇ। 
ਦੇਖਯੋ ਤਿਹ ਠਾਂ ਨਗਰ ਵਸੰਦਾ। 

ਗਯੋਂ ਤਾਂਹਿ ਢਿਗ ਜਬਿ ਵਹਿ ਬੰਦਾ। 

ਕਿਸਮ ਜਨਾਤ ਗੁਪਤ ਬਹੁ ਭਾਂਤੈ'। 'ਬਹੁਤ ਤਰ੍ਹਾਂ ਦੀਆਂ ਗੁਪਤ ਭੂਤਾਂ ਦੀਆਂ ਕਿਸਮਾਂ। 
ਬਸਤਿ ਹੁਤੀ ਤਿਸ ਨੌਰ ਬਖਯਾਤੈਂ ॥੧੦੭॥ 

ਉਨੈ ਬੂਝਯੋ ਇਸ ਕੋ ਜਬੈ। 

ਇਨ ਹਵਾਲ ਨਿਜ ਭਾਖਜੋ ਸਬੈ। 

ਤਬਿ ਹੀ ਗੁਪਤਨਿ ਖਾਤਰ' ਕੀਨੀ। 

ਮਨ ਭਾਵਤ ਦੌਲਤ ਤਿਹ ਦੀਨੀ ॥੧੦੮॥ 

ਦੋਇ ਲਾਲ ਲਾਲੂ ਹਿਤ ਦਏ। 

ਆਂਖ ਮੁੰਦਾਇ ਪੁਚਾਵਤ ਭਏ। 

ਜਬਿ ਪਠਾਨ ਨਿਜ ਨੈਨ ਉਘਾਰੇ'। 

ਪਹੁੰਚਯੋ ਪੇਖਾ ਧਾਂਮ ਮਝਾਰੇ ॥੧੦੯॥ 

ਲਾਲ ਭੇਟ ਲਾਲੂ ਕੀ ਕਰੇ। 

ਹਾਲ ਸੁਨਾਯੋ ਨਿਜ ਸਬਿ ਭਰੇ'। 

ਲਾਲੂ ਲਾਲ ਲੀਏ ਕਰ ਦੋਈ। 

ਆਇ ਧਰੇ ਗੁਰੁ ਆਗੇ ਸੋਈ ॥ ੧੧੦॥ 

ਕਹਸੋ ਗੁਰੂ ਇਨ ਕੋ ਨਦਿ ਨਾਖੋ'। 

ਰਾਮਰਤਨ ਹਿਰਦੇ ਮੈਂ ਰਾਖੋ। 

ਲਾਲੋਂ ਮਾਨ ਬਚਨ ਗੁਰੁ ਕੇਰੇ। 

ਲਾਲ ਜਾਇ ਬਜਯਾਸਾ ਮੈ ਗੇਰੇ ॥ ੧੧੧॥ 

ਦੋਹਰਾ: 

ਮਹਿਮਾ ਕਹੀ ਨ ਜਾਇ। 

ਸਾਰਦ' ਨਾਰਦ ਸੇਸ” ਬਿਧਿ”, 'ਸਰਸੁਤੀ। “ਸ਼ੇਸ਼ ਨਾਗ। 'ਬੂਹਮਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 411 


ਕਹੈਂ ਤੁ ਪਾਰ ਨ ਪਾਇ ॥੧੧੨॥ 
ਐਸੇ ਐਸੇ ਅਨਿਕ ਸਿੱਖ, 
ਆਵਹਿ ਬਹੁ ਗੁਰੁ ਪਾਸ। 
ਲਖਿ' ਅਪਾਰ ਗਾਥਾ ਤਿਨੈ, 'ਜਾਣ ਕੇ। 
ਯਹਿ ਇਤਿ ਭਯੋ ਨਿਵਾਸ' ॥ ੧੧੩॥ 'ਇਹ ਅਧਿਆਇ ਸਮਾਪਤ ਹੋ ਗਿਆ ਹੈ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਅਮਰ ਦਾਸ ਗੁਰੂ ਕੀ ਗਾਥਾ 
ਬਰਨਨੰ' ਨਾਮ ਪੰਦੁਸਮੋ ਥਿਸੁਾਮ ॥ ੧੫॥ 





412 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੬. (ਸ੍ਰੀ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤ ਸਮਾਉਣਾ) 


੫ 


ਦੋਹਰਾ: 
ਸੀ ਗੁਰੁ ਚਰਨਨ ਸ਼ਰਨ ਹਰ, 
ਜਰਨ ਮਰਨ ਦੁਖ ਫੰਦ'। 


ਜਯੋਂ ਆਰਸ ਵਤ ਕੋ ਕਟੈ, 
ਪਾਰਸ ਦਾਰਦ ਦੁੰਦ' ॥੧॥ 


ਛਪਯ; 
ਸਚਦਾਨੌਦ ਗਜਾਨ ਘਨ'। 


ਅਜਰਨਿ ਜਰ ਅਜ ਅਜਿਤ, 
ਅਰੁਜ ਆਜਾਨ ਬਾਹੁ ਭਨ'। 


ਚੰਦ ਮੁਖ ਜੋਤ ਜਗਮਗਤ'। 


ਅਕਲ ਕਲਾ ਭਰਪੂਰ, 
ਪੂਰ ਦਾਸਾਨ ਆਸ ਨਿਤ'। 


ਸਦ ਅਗਮ ਅਗੋਚਰ ਬਿਗਤ ਗਤਿ, 
ਅਮਿੱਤ ਪੁਭਾ ਸੋਭਾ ਧਰਨਿ'। 


ਅਸ ਸ੍ਰੀ ਗੁਰੂ ਪ੍ਰਭ ਹਰਿਰਾਇ ਕੇ, 
ਗਯਾਨ ਸਿੰਘ ਬੰਦੈ ਚਰਨ ॥ ੨ ॥ 
ਦੋਹਰਾ: 

ਬਹੁ ਗੁਰ ਸਿੱਖਨ ਕੀ ਕਥਾ, 

ਔਰ ਬਾਉਲੀ ਕੇਰ। 


ਸ੍ਰੀ ਗੁਰੂ ਜੀ ਦੇ ਚਰਨਾਂ ਦੀ ਸ਼ਰਨ ਬੁਢੇਪੇ ਤੇ ਮੌਤ ਦੇ ਦੁੱਖਾਂ ਦੇ 
ਫਾਹਿਆਂ ਨੂੰ (ਹਰ) ਮੇਟਣ ਵਾਲੀ ਹੈ। 


'ਜਿਵੇਂ ਗਿਆਨ (ਅਗਿਆਨ ਦੇ) ਦੁੱਖ ਨੂੰ ਅਤੇ ਪਾਰਸ 
ਦੁਖਦਾਈ ਗਰੀਬੀ ਨੂੰ ਕਟ ਦੇਂਦਾ ਹੈ। (ਸੰ: ਆਰਸ਼-ਰਿਖੀ 
ਨਾਲ ਹੈ ਜਿਸ ਦਾ ਸਬੰਧ ਭਾਵ ਗਿਆਨ। ਵਤ-ਖੇਦ, ਦੁੱਖ। 
ਦੁੰਦ-ਦੁਖਦਾਈ)। 


(ਸਹੀ ਗੁਰੂ ਹਰਿਰਾਇ ਸਾਹਿਬ ਜੀ) ਸਦਾ ਰਹਿਣ ਵਾਲੇ ਅਨੰਦ 
ਤੇ ਮੁਕਤੀ ਦੇ ਦਾਤੇ ਹਨ, ਸਤਿ, ਚਿੱਤ ਅਨੰਦ ਸਰੂਪ ਤੇ 
ਗਿਆਨ ਦੇ ਬੱਦਲ ਹਨ। 


'ਨਾ ਸਹਾਰੀਆਂ ਜਾਣ ਵਾਲੀਆਂ ਸ਼ਕਤੀਆਂ ਨੂੰ ਸਹਾਰਨ ਵਾਲੇ, 
ਗੋਡਿਆਂ ਤੱਕ ਬਾਹਾਂ ਵਾਲੇ ਕਹੀਦੇ ਹਨ। 


'ਚੰਦੂਮਾਂ ਵਾਂਗ ਮੁੱਖ ਦੀ ਜੋਤ ਚੰਦ ਦੀ ਚਾਨਣੀ ਨਾਲੋਂ ਦਸ ਗੁਣਾਂ 
ਜ਼ਿਆਦਾ ਚਮਕ ਰਹੀ ਹੈ। 

'ਅਖੰਡ ਸ਼ਕਤੀਆਂ ਵਿੱਚ ਪਰੀ ਪੂਰਨ ਹਨ ਅਤੇ ਦਾਸਾਂ ਦੀਆਂ 
ਆਸਾਂ ਨਿਤ ਪੂਰੀਆਂ ਕਰਦੇ ਹਨ। 

ਹਮੇਸ਼ਾਂ ਮਨ ਦੀ ਪਹੁੰਚ ਤੇ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ, 


ਤੇ ਧਰਤੀ ਨੂੰ ਸੁੰਦਰਤਾ ਦੇਣ ਵਾਲੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 413 


ਜੋਤੀ ਜੋਤ ਸਮਾਨ ਲੌ, 

ਕਹੌਂ ਧਜਾਇ ਮੈ ਟੇਰ' ॥੩॥ 
ਸੰਕਰ ਛੰਦ: 

ਇਕ ਸਿੱਖ ਡੱਲੇ ਕਾ ਸੁ ਖੱਤਰੀ, 
ਛੁਰਾ ਖਾਨਾ ਨਾਮ। 

ਨਿਤ ਕਰੈ ਭਗਤੀ ਹਰੀ ਗੁਰ ਕੀ, 
ਭਯੋ ਸ਼ਕਤੀ ਧਾਮ। 

ਨਿਜ ਸੰਗ ਨਿੱਤ ਬਹੁ ਸਿਖਨ ਕੋ, 
ਗੁਰੁ ਪਾਸ ਲਯਾਵੈ ਪ੍ਰੇਰ। 
ਕਰਵਾਇ ਦਰਸ ਦਿਲਾਇ ਭੇਟਾ, 
ਜਪਾਇ ਨਾਮ ਬਧੇਰ ॥ ੪ ॥ 
ਯੌਂ ਭਲਾ ਕਰਿ ਹੈ ਜਨਨ ਕਾ', 
ਮਨਿ ਧਾਰ ਕਰਿ ਉਪਕਾਰ। 

ਵਹਿ ਭਯੋਂ ਪੁਗਟ ਜਗਤ ਮੈਂ, 


ਦੈ ਭੇਟ ਦਰਸ਼ਨ ਪਾਇ ॥੫॥ 

ਕਰ ਜੋਰਿ ਗੁਰੁ ਪਹਿ ਅਰਜ ਕੀਨੀ, 

ਸਿਖ ਕੀਜੈ ਨਾਥ। 

ਗੁਰ ਕਹਯੋ ਹੋਵਨ ਸਿੱਖ ਔਖਾ, 

ਦੈਨ ਮਨ ਧਨ ਸਾਥ। 

ਨਹਿ ਰਹੈ ਸੰਪਤਿ' ਤੋਹਿ ਘਰ, 'ਬਿਭੂਤੀ। 
ਫਿਰ ਲੋਗ ਕਰਿ ਹੈਂ ਹਾਸ। 

ਗੁਰੁ ਗੋਰ' ਮਾਂਹਿ ਮੁਰੀਦ” ਮੁਰਦਾ, 'ਗੁਰੂ ਦੀ ਆਗਿਆ ਰੂਪ ਕਬਰ ਵਿੱਚ। “ਸਿੱਖ। 
ਹੂ ਸਮਾਵੈ ਖਾਸ' ॥੬॥ 'ਆਪ। 
ਯਹਿ ਸੁਨਿ ਮਹੇਸ਼ੇ ਪੁਨ ਕਹਜੋ, 

ਦਿਹੁ ਸਿਦਕ ਸਿੱਖੀ ਜਾਂਹਿ। 

ਪਗ ਰਾਵਰੇ ਪੈ ਵਾਰ ਡਾਰੈ, 





414 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋਟਿ ਬੈਭਵ' ਵਾਹਿ?। 

ਪਿਖਿ ਸਿਦਕ ਪ੍ਰੇਮ ਬਿਸਾਲ ਸਿੱਖ ਕਾ, 
ਦਯੋ ਗੁਰੁ ਉਪਦੇਸ਼। 

ਫਿਰ ਅਸ ਕਸੌਟੀ' ਮੈ ਕਸਯੋ?, 
ਦਿਨ ਥੋਰ ਮਾਹਿ ਅਸ਼ੇਸ਼' ॥ ੭॥ 
ਧਨ ਧਾਮ ਧਰ ਜਗ ਸੰਪਤਾ ਥੀ, 
ਜਿਤਕ ਸਿਖ ਕੇ ਪਾਸ। 

ਸਬਿ ਨਾਸ ਹੋਈ ਪੇਖਿ ਜਨ ਬਹੁ, 
ਲਗੇ ਕਰਨੇ ਹਾਸ। 

ਪਰ ਸਿਦਕ ਉਸਕਾ ਰਹਾ ਕਾਇਮੁ, 
ਕਹੈ ਲੋਗਹਿਂ ਐਸ। 

ਸੁਖ ਚਿੱਤ ਬਿੱਤ ਅਮਿੱਤ ਅਖੈਯ, 
ਲਹਯੋ ਹਮ ਸੋ ਹੈਸ' ॥੮॥ 


ਯਹਿ ਜਗਤ ਸੁਖ ਧਨ ਕਾਮ ਕਿਸ, 


ਨਹਿ ਸੰਗ ਚਾਲੈਂ ਕਾਂਹਿ। 

ਇਕ ਸਿਦਕ ਨਿਬਹੈ ਜਾਂਹਿ ਕਾ, 
ਵਹਿ ਪਰਮ ਪਦਵੀ ਪਾਂਹਿ। 

ਇਮ ਪਰਖ ਕਰਿ ਗੁਰੁ ਹਰਖ ਮਨਿ', 
ਪੁਨ ਬਰਖ' ਕ੍ਰਿਪਾ ਦ੍ਰਿਸ਼ਟਿ। 

ਬਹੁ ਬਖਸ਼ ਸੰਪਤਿ ਕਹਯੋ ਪੁਨ, 

ਰਹਿ ਭਗਤਿ ਘਰ ਤੁਵ ਇਸ਼ਟ' ॥੯॥ 
ਯਹਿ ਪੇਸ਼ਗੋਈ' ਗੁਰੂ ਕੀ, 

ਅਬ ਪੇਖੀਐ ਪਰਤੱਖਯ। 

ਹੈ ਰਾਮਜਸ ਦੀਵਾਨ ਜਿਸ ਕੀ, 
ਸੰਤਤੀ ਮੈ ਲਖਯ'। 

ਇਸ ਭਾਂਤਿ ਸਦਹਾ' ਸਿੱਖਨ ਕੋ, 
ਗੁਰਿ ਪਰਖਿ ਤਾਕਜਯੋ ਨੀਕ। 

ਗੁਰਿ ਦਰਸ ਹਿਤ ਪੁਨ ਠੀਕ ॥ ੧੦॥ 


'ਕਰੜਾਂ ਬਿਕੂਤੀਆਂ। ?ਉਹ (ਸਿੱਖ)। 


ਪੀਖਿਆ। “ਪਰਖਿਆ। 


'ਬਹੁਤਾ। 


ਚਿੱਤ ਦਾ ਸੁਖ ਰੂਪ ਬਹੁਤਾ ਤੇ ਨਾਸ ਰਹਿਤ ਧਨ ਮੈਂ ਲੈ ਲਿਆ 
ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 415 


ਥੀ ਰੀਤਿ ਤਬਿ ਇਸ ਗੁਰੂ ਕੀ, 

ਜੋ ਦਰਸ ਹਿਤ ਕੋ ਆਇ। 

ਪੁਨ ਗੁਰਹਿਂ ਦਰਸੈ ਜਾਇ। 

ਦਿਜ ਸੁਨੀ ਜਬਿ ਯਹਿ ਰੀਤਿ, 

ਮਾਨੀ ਨਹਿ, ਗਿਲਾਨੀ ਠਾਨ'। 
ਜਬਿ ਲਗਜੋ ਰੋਟੀ ਕਰਨ ਸੋ, 

ਨਿਜ ਖੋਦ ਕੈ ਅਸਥਾਨ ॥੧੧॥ 
ਕਿਤਿ ਨਿਕਸ ਅਸਤੀ' ਚਰਮ ਸੂਕਾ, 
ਭਯੋ ਸੋ ਹੈਰਾਨ। 

ਬਹੁ ਜਤਨ ਸੋ ਕਰਿ ਚਕਿ' ਪੁਨਾ, 


ਗੁਰੁ ਅਮਰ ਹੀ ਦਰਸਾਂਇ ॥ ੧੨॥ 

ਨਹਿ ਸਕ੍ਯੋ ਚਲ ਪੁਨ ਅਯੋ ਟਲ', 

ਗੁਰ ਪਾਸ ਗੋਇੰਦਵਾਲ। 

ਛਕਿ ਅੰਨਯ ਲੌਗੂ ਗੁਰ ਪਿਖੇ, 

ਤੌ ਬਿਸ਼ਨਰੂਪ ਬਿਸਾਲ। 

ਗਹਿ ਚਰਨ ਹੋਯੋ ਸਿਖ ਪੁਨਾ, 

ਗੁਰਿ ਕਹਯੋ ਤਿਹ ਕੋ ਅੱਛ'। 'ਚੰਗੀ ਤਰ੍ਹਾਂ। 

ਇਕ ਦ੍ਰਿਜ' ਸ੍ਰੇਸ਼ਟ ਹਮ ਪਿਖਜੋ, 'ਬੂਹਮਣ। 

ਤਿਹ ਕਰਿ ਰਸੋਈ ਸੂੱਛ' ॥੧੩॥ 'ਪਵਿੱਤ੍ਰ। 

ਫਿਰ ਡਾਰ ਲੀਨੀ ਮਹਾਂ ਮੈਲੇ, 

ਚਰਮ ਥੈਲੇ ਮਾਂਹਿ'। ਚੰਮ ਦੇ ਥੈਲੇ ਭਾਵ ਸ਼ਰੀਰ ਵਿੱਚ। 
ਬਿਪ ਕਹਜੋ ਸੋ ਨਹਿ ਹੋਇ ਦਰਜ, 

ਚੰਮਾਰ ਕੋਊ ਆਹਿ। 

ਗੁਰ ਕਹਯੋ ਸਾਚੀ ਕਹੀ ਤੁਮ, 

ਜੋ ਕਰੈਂ ਚਰਮ ਅਭਿਮਾਨ'। 'ਚੰਮ (ਭਾਵ ਸ਼ਰੀਰ) ਦਾ ਹੰਕਾਰ। 





416 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੰਮਾਰ ਕਰਤ ਬਖਾਨ ॥ ੧੪ ॥ 

ਚੌਪਈ: 

ਬੁਹਮ ਅਭਿਮਾਨੀ' ਬੁਹਮਨ ਜਾਨੋ। ਬ੍ਰਹਮ ਦਾ ਅਭਿਮਾਨ ਕਰਨ ਵਾਲਾ ਭਾਵ ਮੈਂ ਬ੍ਰਹਮ ਹਾਂ ਕਹਿਣ 
ਵਾਲਾ। 

ਅਹੰਜੀਵ' ਕਹਿ ਛਤ੍ਰੀ ਮਾਨੋ। 'ਮੈਂ ਜੀਵ ਹਾਂ। 

ਬੁਧਿ ਹੰਕਾਰੀ ਬੈਸ ਲਖੀਜੈ। 

ਕਰਮ ਅਭਿਮਾਨੀ ਸ਼ੂਦੂ ਲੀਜੈ ॥੧੫॥ 

ਚਰਮ ਰੂਪ ਤਨ ਕਾ ਅਭਿਮਾਨੀ। 

ਸੋ ਚੰਡਾਲ ਚਮਾਰ ਮਹਾਨੀ। 

ਕਰਮ ਧਰਮ ਭੂਮ ਜਿਹ ਸਥਿ ਛੋਰੇ। 

ਸੋ ਸੰਨਯਾਸੀ ਲਖੋ ਬਹੋਰੇ' ॥੧੬॥ 

ਮਨ ਥਿਰ ਕਰਿ ਇੰਦੀ ਬਲ ਤੋਰੈ। 

ਬਾਨ ਪ੍ੁਸਤੀ ਅਸਤੀ' ਸੋਰੈ?। 

ਜਹਿੰਂ ਲੌ ਸੁਨੀਅਤ ਦਿਸਤ ਪਸਾਰਾ। 

ਬ੍ਰਹਮਰੂਪ ਪਿਖ ਚਰੈ' ਉਦਾਰਾ ॥੧੭॥ 

ਤਾਂ ਕੋ ਲਖੋ ਨੀਕ ਬੁਹਮਚਾਰੀ। 

ਤਨ ਪਾਲੈ ਸੋ ਗ੍ਰਿਹਸਥੀ ਭਾਰੀ। 

ਬਰਣਾਸ਼ੂਮ ਪੁਮਾਰਥਕ' ਏ ਹੈਂ। ।ਆਤਮ ਵਿੱਦਿਆ ਦੇ ਦੇਣ ਵਾਲੇ ਹਨ। 

ਬਿਵਹਾਰਕ' ਸੁਨ ਲੌ ਅਬਿ ਜੇ ਹੈਂ ॥੧੮॥ 'ਦੁਨਿਆਵੀ। 

ਕਰੈਂ ਜੀਵਕਾ' ਧਰਮ ਮਿਲੌਨੀ”। 'ਰੁਜ਼ਗਾਰ। “ਧਰਮ ਨਾਲ ਮਿਲਿਆ ਹੋਇਆ। 

ਪਾਲੈ ਤਨ ਕੁਟੰਬ ਜ਼ਨ' ਛੋਨੀ?। 'ਇਸਤ੍ਰੀ। 'ੁੱਤਰ। 

ਜੇਤੀ ਆਮਦਨੀ ਜਿਹ ਪਰੈ'। ਪ੍ਰਾਪਤ ਹੋਵੇ। 

ਤਿਸ ਅਨੁਸਾਰ ਪੁੰਨ ਜੋ ਕਰੈ ॥੧੯॥ 

ਜ਼ਰ ਜੋਰੂ ਧਰ ਜੋ ਨਰਖੈ ਹੈਂ। 

ਤਿਨ ਕੌ ਛਾਦਨ' ਭੋਜਨ ਦੈ ਹੈਂ। 

ਐਸੇ ਸੰਤਨ ਕੀ ਜੋ ਸੇਵਾ। 

ਕਰੈ, ਪੁੰਨਜ ਤਿਹ ਕਹਿੰ ਸੂਤਿ ਭੇਵਾ' ॥੨੦॥ 

ਸੋਊ ਗ੍ਰਿਹਸਤੀ ਸਾਚੋ ਭਾਰੀ। 

ਜਤੀ ਅਸਟਧਾ' ਸੋ ਬੁਹਮਚਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 417 


ਕੰਦ' ਮੂਲ” ਛਕਿ ਬਨ ਮੈ ਰਹੈਂ। 

ਤਾਂ ਕੋ ਬਾਨ ਪੁਸਤੀ ਕਹੈਂ ॥੨੧॥ 
ਸੁਤ' ਦਾਰਾ? ਧਨ ਧਾਮ ਤਯਾਗਾ। 
ਤਾਂਹਿ ਸੰਨਯਾਸੀ ਲਖੋ ਸਭਾਗਾ। 

ਬੇਦ ਬਿੱਦਿਆ ਪਢੈ ਕਮਾਵੈ। 

ਸੋ ਬੁਹਮਨ ਬਿਵਹਾਰੀ' ਭਾਵੈ ॥੨੨॥ 
ਸ਼ਸਤੁ ਸੈਂ ਅਜੀਵਕਾ' ਕਰੈਂ। 

ਤਾਂ ਕੋ ਛੱਤ੍ਰੀ ਬੁਧਿ ਜਨਰਰੈਂ। 

ਖੇਤੀ ਬਣਜ ਕਰੇ ਨਰ ਜੋਈ। 

ਬੈਸ ਬਿਹਾਰੀ' ਜਾਨੋ ਸੋਈ ॥੨੨॥ 
ਟਹਿਲ ਕਮਾਇ ਜੁ ਕਰੈ ਗੁਜ਼ਾਰਾ। 
ਤਾਂ ਕਾ ਸ਼ੂਦੂ ਨਾਮ ਉਚਾਰਾ। 

ਯੌ ਬਰਣਾਸ਼੍ੂਮ ਧਰਮ ਸੁਨੈ ਕੈ। 
ਸਿੱਖਨ ਕੇ ਸੰਦੇਹ ਛਿਦੈ ਕੈ' ॥੨੪॥ 
ਨਿਰ ਸੰਦੇਹ ਗਯਾਨ ਦ੍ਰਿੜਾਯੋ। 

ਜਾਂ ਤੈ ਭਵ' ਦੁਖ ਸਰਬ ਪਲਾਯੋ? ॥ ੨੫॥ 
ਦੋਹਰਾ: 

ਸਹਿ' ਸਿੱਖਨ ਉਪਦੇਸ਼ ਯਹਿ, 

ਸੁਨਿ ਦਿਜਵਰ ਵਹਿ ਨੀਕ। 

ਬ੍ਰਹਮ ਗਯਾਨ ਗਹਿ, ਭੂਮ ਕਮ 
ਤਜਿ, ਹੋਯੋ ਸਿੱਖ ਠੀਕ ॥ ੨੬॥ 
ਪੁਨ ਹਾਕਮ ਥੇ ਸ਼ੇਖ ਜੋ, 

ਬਸਤੇ ਗੋਇੰਦਵਾਲ। 

ਤਿਨ ਕੇ ਸੁਤ ਜ਼ਾਲਮ ਭਏ, 

ਅਤਿ ਬਦ ਖੋ' ਬਦ ਚਾਲ ॥੨੭॥ 
ਚੌਪਈ 


ਜਲ ਭਰਨੇ ਜਬਿ ਜਾਵੈਂ। 
ਮਾਰ ਗੁਲੇਲੇ ਘੜੇ ਗਿਰਾਵੈਂ। 
ਬਹੁ ਬਿਧਿ ਔਰ ਸਿਖਨ ਦੁਖ ਦੇਵੈਂ। 
ਮਾਰ ਗੁਲੇਲੇ ਘੜੇ ਗਿਰਾਵੈਂ। 


'ਫਲ। “ਧਰਤੀ 'ਚੋਂ ਨਿਕਲਣ ਵਾਲੀਆਂ ਖਾਣ ਯੋਗ ਵਸਤਾਂ। 


'ਪੁੱਤਰ। “ਇਸਤ੍ਰੀ। 


ਸੰਸੇ ਕੱਟ ਕੇ। 


'ਸੰਸਾਰ ਦਾ। “ਨੱਸ ਗਿਆ। 


'ਸਮੇਤ। 





418 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹੁ ਬਿਧਿ ਔਰ ਸਿਖਨ ਦੁਖ ਦੇਵੈਂ। 
ਨਿਰਬਲ ਕੋ ਪਿਖਿ ਲੂਟ ਸੁ ਲੇਵੈਂ ॥੨੮॥ 
ਸੁਨਿ ਪੁਕਾਰ ਸਿੱਖਨਿ ਗੁਰੁ ਕਹੈ'। 

ਨਿਜ ਕਰਮਨ ਫਲ ਆਪੇ ਲਹੈਂ। 
ਕੁਦਰਤਿ ਸਾਥ ਸੰਨਯਾਸੀ ਆਏ। 

ਸਿੱਖਨ ਜਜੋਂ ਵਹਿ ਭੀ ਸੰਤਾਏ' ॥੨੯॥ 
ਹੱਲਾ ਕਰਿ ਸੰਨਯਾਸਿਨਿ ਤਬੈ। 

ਲੂਟ ਮਾਰ ਕਤਲਾਏ ਸਬੈ। 

ਇਸੀ ਤੌਰ ਮਰਵਾਹੇ' ਖੱਤ੍ਰੀ। 

ਵਾਸੀ ਗੋਇੰਦਵਾਲ ਅਵੱਤ੍ਰੀ' ॥੩੦॥ 


ਔਰ ਨ ਲਿਯ ਕੁਛ ਬਿਨ ਬਰਬਾਦੀ ॥ ੨੧॥ 
ਜਿਨਿ ਜਿਨਿ ਗੁਰੁ ਸੋਂ ਕਰਯੋ ਬਿਖੇਰਾ। 
ਤਿਨੈ ਈਸ਼ ਦਿਯ ਦੁੱਖ ਘਨੇਰਾ। 

ਜਿਨਿ ਜਿਨਿ ਜਗ ਮੈਂ ਸਾਧ ਦੁਖਾਏ। 
ਤਿਨ ਤਿਨ ਫਲ ਬਰਬਾਦੀ ਪਾਏ ॥ ੩੨ ॥ 
ਹੈ ਯਹਿ ਨੇਤ' ਸਨਾਤਨ? ਧੁਰ ਕੀ। 

ਮਿਟੈ ਕੈਸ ਅਬਿ ਵਾਰੀ ਗੁਰੁ ਕੀ ॥੩੩॥ 
ਰਸਾਵਲ ਛੰਦ: 

ਪੁਨ ਗੁਰੁ ਲਗੇ ਬਾਵਲੀ ਰਚਨੇ, 

ਸੋਲਾਂ ਸੌ ਮਧਿ ਤੇਰਾਂ। 

ਉਤ ਚਤੌੜ' ਪਰ ਕਈ ਸਾਲ ਤੇ, 
ਸ਼ਾਹਿ ਲੜਤ ਤਬਿ ਹੇਰਾ। 

ਪੀਰ ਫਕੀਰ ਮਨਾਇ ਰਹਸੋ ਬਹੁ, 

ਗੜ੍ਹ ਨ ਟੂਟਯੋ ਜਬਿ ਹੀ। 

ਟੋਡਰ ਮੱਲ ਦਿਵਾਨ ਸਿੱਖ ਗੁਰੁ, 

ਕਹਯੋ ਸ਼ਾਹਿ ਢਿਗ ਤਬਿ ਹੀ ॥੩੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 419 


ਅਮਰ ਦਾਸ ਗੁਰ ਅਬਿ ਹੈਂ। 

ਸੀ ਨਾਨਕ ਕੀ ਗਾਦੀ ਊਪਰ, 
ਰਵਿ ਸਮ ਜਾਨਤ ਸਬਿ ਹੈਂ। 
ਬਦਲੇ ਭੰਗ" ਜਾਂਹਿ ਗੁਰ ਨਾਨਕ, 


ਬਾਬਰ ਕੋ ਪਤਿਸ਼ਾਹੀ। 

ਬਖਸ਼ੀ ਸਾਤ' ਬਾਤ ਯਹਿ ਜ਼ਾਹਰ, 
ਹੈ ਹਜ਼ਰਤ ਕੋ ਵਾਹੀ' ॥ ੩੫॥ 
ਪਠੇ ਮਾਤਬਰ' ਗੁਰੁ ਪੈ। 

ਇਤ ਦਿਸ ਸਭਾ ਵੀਚ ਗੁਰ ਸਹਜੇ, 
ਕਰੀ ਬਾਤ ਯੇਂ ਫੁਰੁ' ਪੈ। 

ਟੂਟੈ ਕੜਾ ਬਾਵਲੀ ਕਾ ਜਬਿ, 

ਤਬਿ ਚਤੌੜ ਗੜ੍ਹ ਤੁਟ ਹੈ। 

ਯਹਿ ਸੁਨਿ ਸ਼ਾਹਿ ਭੇਜ ਕਾਰੀਗਰ, 
ਤੁੜਵਾਯੋ ਕੜ ਝਟ ਹੈ ॥੩੬॥ 
ਇਤ' ਦਿਸ ਕੜਾ ਟੂਟਯੋ ਜਬਿ ਹੀ, 
ਉਤ ਚਤੌੜ ਗੜ੍ਹ ਟੂਟਯੋ"। 


“ਦੇਖੋ ਪੂਰਬਾਰਧ ਬਿਸ੍ਹਾਮ ਨੰ: ੧੨ ਦੇ ਅੰਕ ੧੨੪ ਦੇ ਹੇਠ " 
ਨਿਸ਼ਾਨ ਦੀ ਪੈਰ ਟੂਕ। 


'ਸੱਤ। 
'ਉਹੀ ਪਾਤਸ਼ਾਹੀ ਆਪ ਨੂੰ (ਮਿਲੀ ਹੋਈ) ਹੈ। 


ਇਤਬਾਰ ਵਾਲੇ (ਬੰਦੇ)। 


'ਛੇਤੀ। 


'ਤਰਫ਼। 

“ਮੁਹੰਮਦ ਜ਼ਕਾਉਲਾ ਦੀ 'ਤਾਰੀਖ਼ ਹਿੰਦੁਸਤਾਨ' ਅਤੇ 'ਗੁਰੂ 
ਖ਼ਾਲਸਾ ਤਵਾਰੀਖ਼' ਛਾਪਾ ਪੱਥਰ ਦੇ ਪੰਨਾ ੧੮੧ ਉਪਰ ਖ਼ੁਦ 
ਕਵੀ ਜੀ ਨੇ ਬਾਉਲੀ ਦੇ ਕੜ ਟੁੱਟਣ ਦਾ ਸੰਮਤ ੧੬੧੬ ਬਿ: 
ਲਿਖਿਆ ਹੈ ਤੇ ਪੰਨਾ ੧੮੧ ਦੀ ਪੈਰ ਟੂਕ ਦੀ ਬਾਕੀ ਪੰਨਾ 
੧੮੨ ਹੇਠ ਲਿਖਿਆ ਹੈ ਕਿ ਅਕਬਰ ਨੇ ਬਾਦਸ਼ਾਹੀ ਦੀ 
ਵਾਗਡੋਰ ੧੬੧੯ ਬਿ: ਵਿੱਚ ਸੰਭਾਲੀ ਤੇ ਹੋਰ ਕਈ ਵੱਡੇ-ਵੱਡੇ 
ਜੰਗਾਂ ਤੋਂ ਬਾਦ ਚਤੌੜ 'ਤੇ ਹਮਲਾ ਕੀਤਾ। ਇਤਿਹਾਸਾਂ ਵਿੱਚ 
ਚਤੌੜ ਫ਼ਤਹ ਕਰਨ ਦਾ ਸੰਮਤ ਮਾਰਚ ੧੫੬੮ ਈ: ਅਰਥਾਤ 
੧੬੨੫ ਬਿ: ਦਿੱਤਾ ਹੈ। ਇਸ ਹਿਸਾਬ ਤਾਂ ਸਿੱਧ ਹੁੰਦਾ ਹੈ ਕਿ 
ਉਪਰਲੀ ਸਾਖੀ ਹੋਈ ਹੀ ਨਹੀਂ। ਫਿਰ ਬਾਦਸ਼ਾਹ ਦੀ ਮੰਦ- 
ਭਾਵਨਾ ਦੀ ਪੂਰਤੀ ਲਈ ਗੁਰੂ ਜੀ ਐਸਾ ਬਚਨ ਕਿਵੇਂ ਕਰ 
ਸਕਦੇ ਸਨ। ਐਸਾ ਕਰਨਾ ਸਤਿਗੁਰਾਂ ਦੇ ਸੁਭਾਵ ਤੇ ਗੁਰਮਤਿ 
ਸਿਧਾਂਤਾਂ ਦੇ ਵੀ ਵਿਰੁੱਧ ਸੀ। 





420 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੌਰੀ ਰਚੀ ਚੁਰਾਸੀ। 

ਜਪੁਜੀ ਪਢਿ ਮਨਿ ਥਿਰ ਕਰਿ ਸ਼ਰਧਾ, 

ਨ੍ਹਾਇ ਕਟੈ ਜਮ ਫਾਸੀ ॥੩੭॥ 

ਸੰਮਤ ਸੌਲਾਂ ਸੌ ਥਾ ਇੱਕੀ, 

ਤਬਿ ਲਿਹੁ ਠੀਕ ਪਛਾਨੋ। 

ਕਿਤਕ ਮਾਸ ਪਾਛੇ ਫਿਰ ਅਕਬਰ, 

ਅਯੋ ਲਹੌਰ ਦਿਸਾਨੋ। 

ਸਹਿਤ ਸੰਗੀਅਨ ਲੈਗਰ ਤੇ ਛਕਿ, 

ਦਰਸ਼ਨ ਗੁਰ ਕੋ ਕੀਨੋ। 

ਪਿਖਿ ਪ੍ਰਤਾਪ ਨੂਰ ਬ੍ਰਿਧਾਪਨ, 

ਤੱਜਬ ਮਾਨਯੋ ਪੀਨੋ ॥੩੮॥ 

ਬੂਝਯੋ ਗੁਰੁ ਕਿਯਾ ਖਾਵਤ ਖਾਨਾ, 

ਜਿਹ ਬਲ ਯਹਿ ਮੁਖ ਲਾਲੀ। 

ਉਮਰ ਬਾਨਵੇ ਬਰਸ ਸਰਸ ਅਤਿ' 

ਨੌਜਵਾਨ ਸਮ ਚਾਲੀ'। 

ਗੁਰੂ ਕਹਯੋ ਯਹਿ ਯਾਦ ਹੱਕ' ਫਲ, 

ਛਕਤਿ ਓਗਰਾ ਹਮ ਹੈਂ। 

ਦਯੋ ਛਕਜੋ ਸ਼ਹਿ ਛਮ ਹੈਂ! ॥੨੯॥ [੮੨040 
| 

ਜਿਤਨੀ ਵਾਰੀ ਮੂੰਹ ਹਿਲਾਏ, 

ਸ੍ਰਾਦ ਤਿਤੈ ਬਤਲਾਏ। 

ਔਰ ਅਮੀਰਨ ਕੋ ਭੀ ਦਿਆਯੋ, 

ਵਹਿ ਸ਼ਬਿ ਛਕਿ ਬਿਸਮਾਏ। 

ਰਿ 


ਸ਼ਾਹਿ ਪਟਾ' ਲਿਖ ਦੀਨਾ ॥8੦ | 
ਕੀਨੋ ਨਹਿ ਕਬੂਲ' ਗੁਰ ਜਦਯਪਿ, 
ਤਦਯਪਿ ਸ਼ਾਹਿ ਦੈ ਗਯੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 421 


ਔਰ ਬਹੁਤ ਜ਼ਰ ਦੈ ਕਰਿ ਭੇਟਾ, 

ਦਿਸ ਲਾਹੌਰ ਸਿਧਯੋ ॥੪੧॥ 

ਦੋਹਰਾ: 

ਏਕ ਦਿਵਸ ਇਕ ਖੱਤ੍ਰੀ, 

ਮਾਣਕ ਨਾਮ ਸੁਜਾਨ। 

ਧਸਯੋ' ਬਾਵਲੀ ਮਧਿ ਥਾ, 

ਤੋੜਨ ਕੜ ਪਹਿਚਾਨ ॥ ੪੨ ॥ 

ਕਬਿੱਤ: 

ਬੂਡ ਗਯੋ' ਤਾਂਹਿ ਮਾਂਹਿ ਖੋਜ ਰਹੇ ਮਿਲਯੋ ਨਾਂਹਿ, _'ਤੁੱਬ ਗਿਆ। 
ਜਲ ਭੌ ਅਥਾਹਿ ਵਾਂਹਿ ਬਾਵਲੀ ਮੈਂ ਭਾਰ ਹੀ। 

ਤੀਨ ਦਿਨ ਬੀਤੇ ਜਬਿ ਗੁਰੂ ਢਿਗ ਕਹਯੋ ਤਬਿ, 

ਗਏ ਗੁਰ ਬਾਵਲੀ ਕੇ ਤੀਰ ਤਾਤਕਾਰ' ਹੀ। 'ਛੇਤੀ। 
ਕੀਓ ਸੋ ਹਕਾਰਨ' ਉਚਾਰਨ ਕੈ ਨਾਮ ਤਾਂਹਿ, 'ਬੁਲਾਇਆ। 
ਬਾਰ' ਨ ਲਗਾਈ ਅਯੋ ਬਾਹਰ ਸੁ ਵਾਰ ਹੀ?। 'ਦੇਰੀ। “ਪਾਣੀ ਤੋਂ। 
ਜੈਸੇ ਕੋਊ ਟੁਬਕੀ ਲਗਾਇ ਨ੍ਰਾਇ ਨਿਕਸਤਿ, 


ਬਿਕਸਤਿ ਭਯੋ' ਤੈਸੇ ਸੋਊ ਤਬਿ ਸਾਰ ਹੀ? '਼ੁਸ਼ ਹੋ ਗਿਆ। 'ਬਹੁਤ ਹੀ। 

॥੪੩ ॥ 

ਆਇ ਗੁਰੁ ਤੀਸਰ ਜੁਗੀਸ਼ਰ ਕੇ ਪਾਦ ਕੰਜ, 

ਗਹੇ ਤਬਿ ਮਾਣਕ ਨੈ ਦੂਖ ਭੰਜ ਪਾਵਨੋ। 

ਤਾਂਹਿ ਸੀਸ ਧਾਰਿ ਹਾਥ ਕਹਜੋ ਗੁਰੁ ਪ੍ਰੇਮ ਸਾਥ, 

ਜੀਵੜ ਤੂੰ ਥੀਵੜ ਸੁਖੀਵੜ ਅਗਾਵਨੋ'। ਤੂੰ ਜੀਵੜਾ (ਜਿਉਂਦਾ) ਹੋ ਗਿਆ ਹੈਂ, ਅੱਗੇ ਨੂੰ ਵੀ ਸੁਖੀ 
ਰ ਹੋਵੇਂਗਾ। 


ਐਹੋ ਮਮ ਮਾਨਕ ਤੂੰ ਬੂਡਯੋ ਅਚਾਨਕ ਥੋ, 

ਅਬਿ ਤੁਵ ਸੰਤਤਿ ਅਨੰਤ ਹੂੰ ਬ੍ਰਿਧਾਵਨੋ'। 'ਉਲਾਦ ਬਹੁਤ ਵਧੇਗੀ। 

ਐਸੋ ਬਰੁ ਦੀਨੋ ਗੁਰੁ ਲੀਨੋ ਅੰਕ ਲਾਇ' ਫੁਰੁ?, __'ਜੱਫੀ ਵਿੱਚ ਲੈ ਕੇ। “ਛੇਤੀ। 
ਕੀਨੋ ਸਮਿਰਿੱਧ' ਰਿਧਿ ਸਿਧਿ ਦੈ ਸੁਹਾਵਨੋ 'ਸ਼ਕਤੀਆਂ ਦਾ ਮਾਲਕ। 
॥੪੪॥ 

ਹੇਰਿ ਗੁਰੁ ਸ਼ਕਤਿ ਚਕਿਤ' ਸਭਿ ਭਏ ਲੋਗ, 'ਹੈਰਾਨ। 

ਸੋਗ ਗਯੋ, ਛਯੋ ਪ੍ਰਮੋਦ' ਉਰਿ” ਸਬਿ ਕੇ। 'ਅਨੰਦ ਭਰ ਗਿਆ। “ਹਿਰਦੇ ਵਿੱਚ। 
ਸੰਤਤਿ ਮਹਾਨ ਭਈ ਤਾਂਹਿ ਕੀ ਜਹਾਨ ਪਰ, 





422 


ਜੀਵੜੇ ਸਦਾਵਤ ਹੈਂ ਅਬਿ ਲੌ ਸੁ ਤਬਿ ਕੇ। 
ਔਰ ਏਕ ਭਯੋ ਹੈ ਹਿੰਦਾਲ" ਨਾਮ ਜਾਟ ਕੁਲ, 


ਨਗਰ ਜੰਡਯਾਲੇ ਕਾ ਬਿਸਾਲੇ ਸਿਖ ਜਬਿ ਕੇ। 
ਸੇਵ ਗੁਰੁ ਲੈਗਰ ਕੀ ਕਰਤ ਅਮੇਵ' ਨਿੱਤ, 

ਚਿੱਤ ਹਰਿ ਗੁਰੁ ਕੀ ਭਗਤਿ ਰਹਯੋ ਫਬ ਕੇ” 
॥੪੫॥ 

ਏਕ ਦਿਨ ਸਹਜ ਸੁਭਾਵ ਗੁਰੂ ਲੰਗਰ ਮੈ, 

ਆਇ ਸਬਿ ਹੀ ਨੈ ਕਰੀ ਮਗ ਮੈਂ ਪੁਨਾਮ' ਹੈ। 
ਜ਼ੂਨ' ਥੋ ਹਿੰਦਾਲ ਗੂਧੇ? ਹਾਥ ਭਰੇ ਜਾਨਿ ਰੂਧੇ”, 


ਪੀਠ ਰਾਖਿ ਕੀਨੀ ਊਧੇ ਹੋਇ ਕੈ ਨਮਾਮਿ ਹੈ'। 


ਤਾਂਹਿ ਕੀ ਭਗਤਿ ਬੁਧਿ ਪੇਖਿ ਗੁਰੁ ਭਏ ਮੁਦ', 
ਦਯਾ ਨਿਧਿ ਕੀਨੋ ਸੋਊ ਰਿਧਿ ਸਿਧਿ ਧਾਮ' ਹੈ। 


ਕਹੋ ਗੁਰੁ ਤਾਂਹਿ ਪੁਤਿ ਯਾਹੀ ਬਿਧਿ ਨਿਤ ਪਤਿ, 
ਰਹਯੋ ਤੁਮ ਠੀਕ ਕਰਤ ਬੰਦਨਾਂ ਤਮਾਮਿ ਹੈ' 
॥੪੬॥ 

ਔਰ ਏਕ ਹੁਤੋ ਤਾਕੇ ਕਟ ਮੈ! ਤ੍ਰਿਕੋਨ ਪਟ, 
ਬਾਂਧਯੋ ਅਗਾਰੀ ਤਬਿ ਠਟ ਕਰਿ ਠੀਕ ਹੀ'। 

ਸੋਊ ਗੁਰੁ ਹੇਰਿ ਕਹਜੋ ਟੇਰਿ ਫੇਰ ਤਾਂਹਿ ਪ੍ਰਤਿ, 
ਐਸੋ ਪਟ ਕਟ ਮੈਂ ਰਖੱਈਓ ਨਿਤ ਨੀਕ ਹੀ। 
ਲਘੁ ਲਘੁ ਕੁੜੀਆਂ ਕੇ ਕਟ ਹੋਤ ਠੀਕ ਹੀ। 

ਐਸੋ ਪਟ ਕਟ ਧਰਿ ਰਾਖਤ ਹਮੇਸ਼ ਵਹਿ, 
ਲਟਕਤਿ ਆਗੇ ਪਟ ਫੂਲ ਸੁਨ' ਠੀਕ ਹੀ 
॥੪੭॥ 

ਪੀਠ ਪਰ ਹਾਥ ਧਾਰਿ ਕਰਿ ਹੈਂ ਨਮਸਕਾਰ, 

ਕਟ ਮੈਂ ਤ੍ਰਿਕੋਨ ਪਟ ਫੂੰਦੇਦਾਰ' ਧਾਰਿ ਹੈਂ। 

ਆਜ ਲਗ ਰੀਤਿ ਯਾਹੀ ਚਲੀ ਜਾਤ ਤਿਨਿ ਮਾਂਹੀ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


"ਇਹ 'ਨਿਰੰਜਨ' ਸ਼ਬਦ ਦਾ ਹਰ ਵਕਤ ਉਚਾਰਨ ਕਰਦਾ 
ਰਹਿੰਦਾ ਸੀ, ਜਿਸ ਕਰਕੇ ਇਸ ਦੀ ਸੰਪੁਦਾਇ ਦਾ ਨਾਂ ਹੀ 
'ਨਿਰੰਜਨੀਏ' ਪੈ ਗਿਆ ਹੈ। 


'ਮਿਣਤੀ ਤੋਂ ਰਹਿਤ। 
'ਸਜ ਕੇ। 


'ਨਮਸਕਾਰ। 

।ਆਟਾ। 'ਗੁੰਨ੍ਹਦਾ ਸੀ। “(ਆਟੇ ਨਾਲ) ਹੱਥ ਭਰੇ ਤੇਰੁੱਝੇ ਹੋਏ 
ਜਾਣ ਕੇ। 

ਪਿੱਠ ਤੇ (ਦੋਵੇਂ ਹੱਥ) ਰੱਖ ਕੇ ਮੂਧਾ ਹੋ ਕੇ (ਨਿਉਂ ਕੇ) 
ਨਮਸਕਾਰ ਕੀਤੀ। 

'ਅਨੰਦ। 

'ਘੁਰ। 

'ਸਾਰਿਆਂ (ਸਮਿਆਂ ਵਿੱਚ) ਤੂੰ (ਇਸੇ ਤਰ੍ਹਾਂ) ਠੀਕ ਨਮਸਕਾਰ 
ਕਰਦਾ ਰਹੀਂ। 

'ਲੱਕ ਵਿੱਚ। “ਤਿਕੋਨਾ ਕਪੜਾ। 

'ਚੰਗੀ ਤਰ੍ਹਾਂ ਸਵਾਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 423 


ਸਿੱਖ ਜੇ ਹਿੰਦਾਲ ਕੇ ਹਿੰਦਾਲੀਏ ਅਪਾਰ ਹੈਂ। 

ਵੀਚ ਜੰਡਿਯਾਲੇ ਵਹਿ ਮਿਲਤਿ ਬਿਸਾਲੇ ਆਇ, 

ਮੇਲਾ ਬਹੁ ਲਗਤਿ ਜਗਤ ਜਾਨੈ ਸਾਰ' ਹੈਂ। 

ਸੋਊ ਗਾਥ ਆਗੇ ਚਲਿ ਕਰਿ ਹੋਂ ਉਚਾਰ ਹੈ 

॥੪੮॥ 

ਗੰਗੂ ਸ਼ਾਹੀ ਸਿੱਖ ਜਯੋਂ ਕਹਾਵਤ ਭੇ ਭੂਰ ਹੈਂ। 

ਗੰਗੂ ਨਾਮ ਖੱਤ੍ਰੀ ਥਾ ਬਨੀਆਂ ਨਿਧਨੀਆਂ' ਸੁ, __ 'ਗ਼ਰੀਬ। 

ਉੱਤਰ ਦਿਸਨੀਆਂ ਬਸਨੀਆਂ' ਜਰੁਰ ਹੈ। 'ਉੱਤਰ (ਪਹਾੜ) ਦੀ ਦਿਸ਼ਾ ਵਿੱਚ ਵੱਸਣ ਵਾਲਾ। 
ਗੁਰੂ ਕਾ ਸੁਜਸ ਸੁਨਿ ਆਯੋ ਗੁਰੂ ਪਾਸ ਪੁਨ, 

ਮਨ ਮੈ ਸੰਕੋਚ ਧਰਿ ਖਰੋਰਹਜੋ ਦੂਰ ਹੈ। 

ਲਾਗ ਰਹੀ ਭੀਰ ਗੁਰ ਤੀਰ ਬਹੁ ਸਿੱਖਨ ਕੀ, 

ਅਸਨ ਬਸਨ' ਧਨ ਅਰਪਤ ਭੂਰ ਹੈਂ ॥ ੪੯ ॥ 

ਹੁਤੋ ਵਹਿ ਦਾਰਦੀ ਨ ਔਰ ਕਛੂ ਪਾਸ ਤਾਂਹਿ, 

ਚਾਰ ਪੈਸਾ ਭਰ ਗੁੜ ਲਯਾਯੋ ਭੇਟੁ ਹੇਤ ਹੀ। 

ਇਨ ਕੈ ਨ ਕਮੀ ਕੇਹੁ ਲੈਹੈਂ ਕਬਿ ਏਤ ਹੀ। 

ਗੁਰੁ ਢਿਗ ਆਵਨੇ ਕਾ ਲਗੈ ਅਵਕਾਸ' ਨਾਂਹਿ, 

ਆਸ ਧਰਿ ਹੋਇ ਕੈ ਉਦਾਸ ਖਰੋਂ ਚੇਤ ਹੀ'। 

ਸੀ ਗੁਰੁ ਤੀਸਰ ਜੁ ਈਸ਼ਰ ਸੁਬੱਗ ਜਾਨਿ, 

ਲਯੋ ਸੋ ਬੁਲਾਇ ਢਿਗ ਲਖਿ ਸਭਿ ਭੇਤ ਹੀ 

॥੫੦॥ 

ਜੈਸੇ ਜਦੁਪਤਿ' ਲਏ ਤੰਦੁਲ” ਸੁਦਾਮਾ ਤੇਹੈੱ, 'ਕ੍ਰਿਸ਼ਨ ਜੀ ਨੇ। “ਚਾਉਲ। 
ਤੈਸੇ ਗੁਰੁ ਲਹਯੋ ਗੁੜੁ ਤਾਂਹਿ ਤੈ ਸੁਧਾਰ ਹੈਂ। 

ਆਪ ਕਿਛੁ ਪਾਇ ਮੁਖਿ ਔਰ ਵਰਤਾਇ ਦੀਨੋ, 

ਭਏ ਪ੍ਰਸੰਨ ਗੁਰੁ ਤਾਹੂੰ ਪੈ ਅਪਾਰ ਹੈਂ'। 

ਕੀਨੋ ਸਿਤਕਾਰ ਦੀਨੋ ਹਾਥ ਸਿਰ ਧਾਰ ਤਾਂਹਿ 

ਰਿੱਧਿ ਸਿੱਧਿ ਕੋ ਅਗਾਰ' ਕੀਨੋ ਪੀਨੋ ਭਾਰ? ਹੈ। __'ਘਰ। “ਬਹੁਤ ਭਾਰਾ। 
ਬਖਸ਼' ਬਿਸਾਲ ਭਰਯੋ ਛਿਨ ਮੈ ਨਿਹਾਲ ਕਰਯੋ, _'ਬਖ਼ਸ਼ਸ਼ ਨਾਲ। 





424 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੰਗੂ ਸ਼ਾਹੀ ਆਜ ਕਲ ਸਿਖ ਭੀ ਅਪਾਰ ਹੈਂ 

॥੫੧॥ 

ਇਤਯਾਦਿ ਸਿੱਖਨ ਕੋ ਬਖਸ਼ੈਂ, ਬਿਸਾਲ ਕਰਿ, 

ਅੰਗਦ ਗੁਰੂ ਕੇ ਬਰ ਸਫਲ ਦਿਖਾਏ ਹੈਂ। 

ਕੋਸ਼' ਕਰਾਮਾਤ ਕੇ ਜੋ ਆਦਿ ਗੁਰ ਜਜ੍ਹਾਂ ਕਰੇ, __'ਖ਼ਜ਼ਾਨੇ। 

ਪੋਸ ਧਨ ਸੁਮ ਜਜੋਂ ਜੁਗਾਦਿ ਨੇ ਬਢਾਏ ਹੈਂ”। 'ਸੂਮ ਵਾਂਗ (ਕਰਾਮਾਤ ਦੇ) ਧਨ ਨੂੰ (ਪੋਸ) ਸਾਂਭ ਕੇ ਦੂਜੇ ਗੁਰਾਂ 
ਸੂ ਨੇ (ਖ਼ਜ਼ਾਨੇ) ਵਧਾਏ। 

ਵੇਈ ਗੰਜ ਪੁੰਜ ਅਜਮਤ ਕੇ ਅਭੰਜ ਇਨਿ', 'ਉਹੀ ਕਰਾਮਾਤ ਦੇ ਸਾਰੇ ਅਟੁੱਟ ਖ਼ਜ਼ਾਨੇ ਇਨ੍ਹਾਂ (ਸ੍ਰੀ ਗੁਰੂ 

ਅਮਰ ਦਾਸ ਜੀ ਨੇ)। 

ਬਾਈ ਠੌਰ ਸਦਾਬੂਹੂਤ ਧਰ ਕੈ' ਲੁਟਾਏ ਹੈਂ। 'ਲਾ ਕੇ। 

ਆਏ ਜੋ ਹਜੂਰ' ਮਨ ਭਾਏ ਫਲ ਪਾਏ ਤਿਨਿ, __ 'ਪਾਸ। 

ਜ਼ਾਹਰ ਜਗਤ ਪੀਰ ਹੋਇ ਕੈ ਸਿਧਾਇ ਹੈ 

॥੫੨॥ 

ਜੈਸੇ ਅਕਬਰ ਸ਼ਾਹਿ ਬਾਈ ਸੂਬੇ ਕੀਨ ਆਹਿ, 

ਰੱਯਤ ਬਢਾਯੋ ਚਾਹਿ ਅਰਿ ਗਨ ਘਾਇ ਕੈ'। 

ਤੈਸੇ ਬਾਈ ਸਿੱਖਨ ਕੋ ਮੰਜੀਆਂ ਬਖਸ਼ ਬਾਈ, 


ਕੀਨ ਗੁਰ ਸਿੱਖੀ ਬਿਰਧਾਵਨ ਉਪਾਇ ਕੈ। 

ਜੈਸੇ ਕੋਊ ਧਨੀ ਘਨੀ ਕੋਠੀਆ ਰਚਾਇ ਨਿਜ, 

ਬਨਜ ਬਢਾਵਤਿ ਗੁਮਾਸ਼ਤੇ' ਬਿਠਨਾਇ ਕੈ। 'ਗੁਮਾਸ਼ਤਾ- ਵਪਾਰੀ ਦਾ ਏਜੰਟ (ਮੁਨਸ਼ੀ)। 
ਤੈਸੇ ਗੁਰਿ ਧਰਮ ਧੁਰੀਨ' ਕੀਨ ਚੀਨ? ਚਿੱਤ, 'ਧਰਮ ਦੇ ਆਸਰਾ ਰੂਪ। “ਜਾਣ ਕੇ। 
ਦੀਨ ਹਰਿ ਭਗਤਿ ਮੈ ਜਗਤ ਲਗਾਇ ਕੈ 


॥੫੩॥ 

ਦੋਹਰਾ: 

ਇਸੀ ਭਾਂਤਿ ਬੁਹ ਚਰਿਤ' ਕਰਿ, 
ਤਾਰੇ ਸਿਖ ਬਖਯਾਤ। 

ਰਾਮਦਾਸ ਸੋਢੀ ਤਈਂ, 
ਲਾਇਕ ਪਿਖਿ ਸਬਿ ਭਾਂਤਿ ॥੫੪॥ 
ਅਪਨੀ ਜਾਗਾ ਗੁਰੂ ਥਪਿ', 
ਸੋਲਾਂ ਸੈ ਇਕਤੀਸ। 

ਭਾਦੋਂ ਪੂਰਨ ਮਾਸਿ ਕੋ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 425 


ਤਨ ਤਜਿ ਮਿਲੇ ਪ੍ਰਮੀਸ' ॥੫੫॥ 'ਪ੍ਰਮੇਸ਼ਰ ਨਾਲ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਤੀਸਰ ਗੁਰ ਕਾ ਜੋਤੀ ਜੋਤ 
ਸਮਾਵਣ ਪ੍ਰਸੰਗ ਬਰਨਨੰ' ਨਾਮ ਖੋੜਸਮੋ ਬਿਸ੍ਾਮ ॥੧੬॥ 





426 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੭. (ਸ੍ਰੀ ਗੁਰੂ ਰਾਮਦਾਸ ਜੀ ਦੀ ਕਥਾ) 


੫ 


ਦੋਹਰਾ: 
ਬਿਘਨ ਹਰਨ ਮੰਗਲ ਕਰਨ, 
ਜਨਮ ਮਰਨ ਦੁਖ ਹਾਰ'। 


ਹਲਤ ਪਲਤ ਸੁਖਦਾ ਚਲਿਤ, 
ਛਲ ਤਜਿ ਗੁਰਿ ਉਰਿ ਧਾਰ' ॥੧॥ 


ਬਿਨ ਅੰਜਨ ਰੂਪ ਨਿਰੰਜਨ, ਨੈਨ 
ਪ੍ਰਭੰ ਜਨ ਖੰਜਨ ਕੰਜਨ ਊਪੰ'। 

ਕਰਿ ਗੰਜਨ ਮੰਜਨ ਅੰਜਨ ਗਯਾਨ ਦੈ, 
ਰੰਜਨ ਦਾਸੰ ਖਾਸਨ ਖੂਪੰ'। 


ਰਵਿ ਬਾਲ ਮਰਾਲ ਬਿਸਾਲ ਸਸੀ, 


ਨਵ ਨੀਤ ਅਨੰਗ ਰਾਜੀਵ ਅਨੂਪੰ'। 


ਉਰਿ ਠਾਨ ਧਯਾਨ ਗਯਾਨ ਹਰੀ, 
ਗੁਰੁ ਕਾਨ੍ਹ ਹਰੀ ਵਰ ਬਾਲ ਸ੍ੂਰੂਪੰ' ॥ ੨ ॥ 


੫ 


ਦੋਹਰਾ: 
ਰਾਮਦਾਸ ਗੁਰ ਕੀ ਕਥਾ, 

ਪਥਾ ਜਥਾਰਥ ਸਾਰ'। 

ਜਥਾ ਮੇਰੁ ਤੈ ਕਨ ਤਥਾ, 
ਕਹੋਂ ਮਥਾ ਧਰਧਾਰ' ॥੨॥ 
ਚੌਪਈ: 

ਕਥਾ ਗੁਰੂ ਕੀ ਸੁਖਦ ਸੁਹਾਨੀ। 
ਹਾਨੀ ਕਰਿ ਅਗਤਾ ਹਰਖਾਨੀ'। 
ਖਾਨੀ ਗੁਨ ਗਨ' ਮਨ ਸੁਧ ਕਰਨੀ। 


'ਬਿਘਨਾਂ ਨੂੰ ਦੂਰ ਕਰਨ ਵਾਲੇ, ਖ਼ੁਸ਼ੀਆਂ ਦੇ ਦਾਤੇ ਤੇ ਜੰਮਣ 
ਮਰਨ ਦੇ ਦੁੱਖਾਂ ਨੂੰ ਮੇਟਣ ਵਾਲੇ ਹਨ। 


'ਜਿਨ੍ਹਾਂ ਦੇ ਕੌਤਕ ਲੋਕ-ਪ੍ਰਲੋਕ ਵਿੱਚ ਸੁਖ ਦੇਣ ਵਾਲੇ ਹਨ 
(ਉਨ੍ਹਾਂ) ਗੁਰਾਂ ਨੂੰ ਛਲ ਛੱਡ ਕੇ ਹਿਰਦੇ 'ਚ ਧਾਰਨ ਕਰ। 


'ਮਾਇਆਰਹਿਤ ਨਿਰੰਜਨ ਸਰੂਪ ਹਨ (ਜਿਨ੍ਹਾਂ ਦੇ) ਨੇੜ੍ਹਾਂ ਦੀ 
ਸੋਭਾ ਮਾਨੋ ਮਮੋਲਿਆਂ ਤੇ ਕੰਵਲਾਂ ਦੀ ਉਪਮਾ (ਵਰਗੀ ਹੈ)। 


'ਗਿਆਨ ਦਾ ਸੁਰਮਾ ਦੇ ਕੇ (ਅਗਿਆਨ ਦੀ ਮੈਲ ਨੂੰ) ਕੱਟ ਕੇ 
(ਮੰਜਨ) ਸ਼ੁਧ ਕਰ ਦੇਂਦੇ ਹਨ ਅਤੇ ਆਪਣੇ ਦਾਸਾਂ ਨੂੰ ਚੰਗੀ 
ਤਰ੍ਹਾਂ ਪ੍ਰਸੰਨ ਕਰ ਦੇਂਦੇ ਹਨ। 


'ਸਵੇਰ ਦੇ ਸੂਰਜ, ਹੰਸ, ਚੰਦੂਮਾ, ਮੱਖਣ, ਕਾਮਦੇਵ ਤੇ ਕੰਵਲ 
ਆਦਿ ਤੋਂ ਵੀ ਬਹੁਤ ਸੁੰਦਰ ਹਨ। 


(ਗਿਆਨ ਸਿੰਘ (ਕਹਿੰਦਾ ਹੈ ਕਿ ਮੈਂ ਉਸ) ਸੇੇਸ਼ਟ ਬਾਲ ਸਰੂਪ 
ਸਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਹਿਰਦੇ 'ਚ ਧਿਆਨ 
ਧਾਰਦਾ ਹਾਂ। 


'ਸ੍ਰੇਸ਼ਟ ਗਿਆਨ ਦਾ ਰਸਤਾ ਹੈ। 
ਜਿਵੇਂ ਸੁਮੇਰ ਪਰਬਤ 'ਚੋਂ ਇਕ ਕਿਣਕਾ ਤੇ ਸਮੁੰਦਰ ਰਿੜਕ 
ਕੇ (ਰਤਨ ਕੱਢਣ ਵਾਂਗ ਸੰਖੇਪ ਕਥਾ) ਤਿਵੇਂ ਕਹਿੰਦਾ ਹਾਂ। 


'ਅਗਿਆਨਤਾ ਨੂੰ ਨਾਸ ਕਰ ਕੇ ਪ੍ਰਸੰਨਤਾ (ਲਿਆਉਂਦੀ ਹੈ)। 
ਸਾਰੇ ਗੁਣਾਂ ਦੀ ਖਾਣ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 427 


ਕਰਨੀ ਜਜਯੋਂ ਮਦਾਦਿ ਤਰੁ ਹਰਨੀ' ॥੪॥ 
ਹਰਨੀ ਬੁਧਿ ਬੰਧਨ ਹਿਤ ਬਯਾਰੀ'। 


ਬਾਰੀ ਸੁਜਸ ਗੰਧਿ ਸੁਖਕਾਰੀ'। 
ਕਾਰੀ ਭਵ ਰੁਜ ਹਾਰਕ ਚਾਰੀ'। 
ਚਾਰੀ ਫਲਦ ਕਾਮ ਤਰੁ ਡਾਰੀ' ॥੫॥ 
ਡਾਰੀ ਦੈਵੀ ਸੰਪਤਿ ਸਾਰੀ'। 

ਸਾਰੀ ਦਾਸਨ ਪੰਚ ਭਤਾਰੀ'। 


ਤਾਰੀ ਸੰਸੇ ਬਿਹੰਗ ਉਡਾਰੀ“ ॥੬॥ 


ਡਾਰੀ ਤਿਯ ਹਿਤ ਮੁਕਤਿ ਮਸੂਕੈ'। 


ਸੂਕੈਂ ਅਗੁਨ ਜਵਾਸ ਅਰੂਕੈਂ'। 


ਰੂਕੈ ਮਨਿ ਸਿੱਖਨਿ ਗੁਰੁ ਗੁਨ ਮੈਂ'। 
ਗੁਨ ਮੈਂ ਪਿਖੇ ਚਿੰਤਨ ਸਭਹੁਨ ਮੈਂ” ॥ ੭॥ 


ਹੁਨ ਮੈਂ ਅਰਜ਼ ਕਰੋਂ ਸਭ ਆਗੇ। 

ਆਗੇ ਸੁਨੋ ਕਥਾ ਬਡ ਭਾਗੇ। 

ਭਾਗੇ ਭਰਮ ਭੇਦ ਦੁਖ ਉਰ ਕਾ। 

ਉਰਕਾ ਪਾਤ ਜੈਸ ਜਗ ਫੁਰਕਾ' ॥ ੮ ॥ 


ਸੀ ਗੁਰੁ ਰਾਮਦਾਸ ਕੀ ਗਾਥਾ'। 
ਗਾਥਾ' ਸੁਨੋ ਸਜਨ ਹਿਤ ਸਾਥਾ। 
ਸਾ ਥਾ ਧਰਾ ਰੂਪ ਰਘੁਵਰ ਸੋ'। 


ਵਰ ਸੋ ਬਾਨ ਬੈਨ ਹਰ ਅਰਿ ਸੋ! ॥੯॥ 


ਅਰਸ਼ੋ' ਉਤਰੇ ਵੀਚ ਲਾਹੌਰੇ। 


'ਹਥਣੀ ਵਾਂਗ ਹੰਕਾਰ ਆਦਿ ਬ੍ਰਿੱਛਾਂ ਨੂੰ ਪੁੱਟਣ ਵਾਲੀ ਹੈ। 
'ਬੁੱਧੀ ਰੂਪ ਹਰਨੀ ਦੇ ਬੰਧਨ (ਮੋਹ ਜਾਲ ਨੂੰ ਉਡਾਉਣ ਵਾਸਤੇ) 
ਹਵਾ ਹੈ। 

'ਸ੍ਰੇਸ਼ਟ ਜਸ ਰੂਪ ਸੁਗੰਧੀ ਦੀ ਸੁਖਦਾਈ ਬਗ਼ੀਚੀ ਹੈ। 

ਸੰਸਾਰ ਰੂਪਰੋਗ ਦੇ ਮੇਟਣ ਵਾਲੀ ਚੰਗੀ ਦਵਾਈ ਹੈ। 

'ਚਾਰੇ ਫਲ ਦੇਣ ਵਾਲੀ ਕਲਪ ਬ੍ਰਿਛ ਦੀ ਡਾਲੀ ਹੈ। 

ਸਾਰੀ ਦੈਵੀ ਸੰਪਦਾ (ਸ਼ੁਭ ਗੁਣਾਂ) ਦੀ ਡਾਰ ਹੈ। 

'ਦਾਸਾਂ ਰੂਪ ਦ੍ਰੋਪਤੀ ਦੀ ਸਾੜ੍ਹੀ (ਪੜਦਾ ਢਕਣ ਵਾਲੀ) ਹੈ। 
(ਪੰਜ-ਪੰਜਾਂ-ਭਤਾਰੀ-ਪਤੀਆਂ ਵਾਲੀ=ਦ੍ਰੋਪਤੀ।) 

'ਸੰਸਿਆਂ ਰੂਪ ਨਦੀ (ਤੋਂ ਪਾਰ ਕਰਨ ਵਾਲੀ) ਪੰਛੀ ਦੀ 
ਉਡਾਰੀ ਹੈ। “ਅੰਕ ਨੰ: ੬ ਦੀ ਚੌਥੀ ਤੁਕ ਪੱਥਰ ਦੇ ਛਾਪੇ 'ਚ 
ਤਿੰਨ ਹੀ ਤੁਕਾਂ ਰਹਿ ਗਈਆਂ ਹਨ। 

ਮੁਕਤੀ ਰੂਪ ਮਾਸ਼ੂਕ (ਜਿਸ ਨਾਲ ਪਿਆਰ ਕੀਤਾ ਜਾਵੇ- ਦੀ 
ਪ੍ਰਾਪਤੀ) ਵਾਸਤੇ (ਮਾਇਆ ਰੂਪ) ਇਸਤ੍ਰੀ ਦਾ ਤਿਆਗ 
ਕਰਵਾ ਦੇਣ ਵਾਲੀ ਹੈ। 

'ਅਉਗਣਾਂ ਰੂਪ ਜਵਾਂਹੇਂ ਨੂੰ ਬਿਨਾ ਰੋਕ ਟੋਕ ਤੋਂ ਸੁਕਾਉਣ 
ਵਾਲੀ ਹੈ। 

'ਸਿੱਖਾਂ ਦੇ ਮਨਾਂ ਨੂੰ ਗੁਰਾਂ ਦੇ ਗੁਣਾਂ ਵਿੱਚ ਟਿਕਾਉਣ ਵਾਲੀ ਹੈ। 
ਮੈਂ ਸਾਰਿਆਂ (ਸੋਤਿਆਂ) ਵਿੱਚ ਚਿੰਤਨ (ਸਿਮਰਨ) ਵਾਲੇ 
ਗੁਣ ਦੇਖੇ ਹਨ। 


'ਜਿਵੇਂ ਜਗਤ ਵਿੱਚ ਅਕਾਸ਼ 'ਚੋਂ ਡਿੱਗੇ ਅੰਗਾਰ ਛੇਤੀ (ਨਾਸ ਹੋ 
ਜਾਂਦੇ ਹਨ)। 

।ਉਸਤਤੀ ਦੀ। 

'ਕਥਾ। 

(ਸ੍ਰੀ ਗੁਰੂਰਾਮ ਦਾਸ ਜੀ ਨੇ) (ਸ) ਉਸ ਰਾਮਚੰਦੂ (ਸੋ) ਵਰਗਾ 
ਰੂਪ ਧਾਰਿਆ (ਥਾ) ਸੀ। 

'ਬਚਨਾਂ ਰੂਪ ਸ੍ਰੇਸ਼ਟ ਤੀਰਾਂ ਨਾਲ ਉਨ੍ਹਾਂ (ਕਾਮ ਆਦਿ) ਵੈਰੀ 
ਮਾਰੇ। 

'ਸੱਚ ਖੰਡ ਤੋਂ। (ਅੰ:, ਅਰਸ਼-ਰਾਜ ਸਿੰਘਾਸਨ, ਖ਼ੁਦਾ ਦਾ 
ਤਖ਼ਤ, ਸੱਚ ਖੰਡ।) 





428 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੌਰੇ ਕਰਿ ਤਾਰੇ ਜਨ ਗਉਰੇ'। 


ਪੰਦਰਾਂ ਸੌ ਇਕਾਨਵੇ ਚਾਰੂ'। 

ਭਾਦੂਂ ਸੁਦੀ ਤੀਜ ਗੁਰਵਾਰੂ' ॥ ੧੦॥ 
ਸੋਢੀ ਹਰੀਦਾਸ ਹਰਿ ਦਾਸੂ। 

ਦਯਾ ਕੌਰ ਮਾਤਾ ਘਰ ਖਾਸੂ। 

ਰਾਮਦਾਸ ਸੀਰਾਮ ਅਵਤਾਰੂ'। 

ਪ੍ਰਗਟ ਭਏ ਜਗਤੈ ਸੁਖ ਕਾਰੂ ॥ ੧੧॥ 
ਬਾਜ' ਬਜਾਇ ਸੁਮਨ ਸੁਰ ਬਰਖੇ”। 
ਸ਼ਹਿਰ ਲਾਹੌਰ ਨਾਰਿ ਨਰ ਹਰਖੇ। 

ਘਰ ਹਰਦਾਸ ਬਧਾਈ ਆਵੈਂ। 

ਬਾਦ ਬਜਾਇ ਗੀਤ ਬਹੁ ਗਾਵੈਂ ॥੧੨॥ 
ਪੁਰ ਲਾਹੌਰ ਮੈਂ ਮੰਗਲ ਹੋਵਾ। 

ਭਨਤ ਨ ਜਾਇ ਬਨਤ ਥੋ ਜੋਵਾ'। 

ਬਾਲ ਚਲਿਤ ਐਸੇ ਗੁਰੁ ਕਰਹੀਂ। 

ਜਨ ਗਨ ਮਨ ਭਗਤੀ ਅਨੁਸਰਹੀਂ ॥ ੧੨॥ 
ਖੇਲਨ ਵੀਚ ਬਾਲਕਨ ਤਾਈਂ। 
ਉਪਦੇਸ਼ੈਂ ਭਗਤੀ ਜਗ ਸਾਈਂ। 

ਚਲਨ ਚਿਤੌਨ' ਹਸਨ ਮੁਸਕਾਵਨ। 

ਜਾਗਨ ਸੋਵਨ ਪੀਵਨ ਖਾਵਨ ॥ ੧੪॥ 
ਬੈਠਨ ਊਠਨ ਬੋਲਨ ਐਸਾ। 

ਹੋਵਤਿ ਅਵਤਾਰੋਂ ਕਾ ਜੈਸਾ। 

ਬਾਲ ਉਮਰ ਬ੍ਰਿਧਨ ਸੀ ਚਾਲੈਂ”। 

ਕੋਵਿਦ' ਪਿਖਿ ਰਹਿਂ ਤੱਜਬ ਕਮਾਲੈਂ2 ॥ ੧੫॥ 
ਰੇਖਨ ਕੇ ਚਿੰਨ੍ਹ' ਪੇਖਿ ਬਖਾਨੈਂ। 

ਈਸ ਸਮਾਨ ਇਸੈ ਜਗ ਮਾਨੈ। 

ਰਾਜ ਜੋਗ ਯਹਿ ਅਧਿਕ ਕਮਾਵੈਂ। 

ਇਨਿ ਪਦ' ਰਾਵ ਰੰਕ ਸਿਰ ਨ੍ਹਾਵੈਂ ॥੧੬॥ 
ਇਸੀ ਭਾਂਤਿ ਬਹੁ ਕਾਲ ਬਿਤਯੋ। 

ਮਾਤ ਪਿਤਾ ਸੁਰ ਪੁਰਿ ਮਗ ਲਯੋ'। 


(ਪਾਪਾਂ ਨਾਲ) ਭਾਰੇ (ਹੋਏ ਲੋਕਾਂ ਨੂੰ) ਹੌਲੇ (ਪਾਪਾਂ ਤੋਂ ਰਹਿਤ) 
ਕਰ ਕੇ ਤਾਰਿਆ। 

'ਸੁੰਦਰ। 

'ਵੀਰਵਾਰ ਦਿਨ। 


'ਪ੍ਰਮੇਸ਼ਰ ਦੇ ਅਵਤਾਰ। 


'ਵਾਜੇ। “ਦੇਵਤਿਆਂ ਨੇ ਫੁੱਲਾਂ ਦੀ ਬਰਖਾ ਕੀਤੀ। 


'ਕਿਹਾ ਨਹੀਂ ਜਾਂਦਾ ਵੇਖਣਾ ਹੀ ਬਣਦਾ ਸੀ। 


'ਵੱਡਿਆਂ ਵਰਗੀਆਂ ਰੀਤਾਂ। 

ਵਿਦਵਾਨ (ਜੋਤਸ਼ੀ)। “ਬਹੁਤੇ ਹੈਰਾਨ। 

ਹੱਥਾਂ ਪੈਰਾਂ ਦੀਆਂ ਲਕੀਰਾਂ ਦੇ ਨਿਸ਼ਾਨ। 
'ਚਰਨਾਂ ਤੇ। “ਰਾਜੇ ਤੇ ਕੰਗਾਲ ਸਿਰ ਨਿਵਾਉਣਗੇ। 


'ਦੇਵਪੁਰੀ ਦਾ ਰਸਤਾ ਲਿਆ ਭਾਵ ਸ਼ਰੀਰ ਤਿਆਗ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 429 


ਹੁਤੇ ਨਾਨਕੇ ਬਾਸਰ ਗਾਮੂੰ'। 

ਨਾਨੀ ਲੈ ਗਈ ਇਨ ਨਿਜ ਧਾਮੂੰ ॥੧੭॥ 

ਸਾਤ ਬਰਸ ਕੀ ਥੀ ਤਬਿ ਆਯੂ'। 

ਰਹੇ ਨਾਨਕੇ ਘਰ ਸੁਖ ਪਾਯੂ'। 

ਅਮਰ ਦਾਸ ਤਹਿ ਤਾਲ ਲਗਾਵਹਿਂ। 

ਲੋਗ ਘਨੇ ਤਹਿਂ ਸੇਵ ਕਮਾਵਹਿਂ ॥੧੮॥ 

ਰਾਮਦਾਸ ਤਹਿਂ ਜਾਇ ਹਮੇਸੈਂ। 

ਘੁੰਗਨੀ ਚਨੇ' ਪਕੌੜੇ ਬੇਸੈਂ?। 'ਉਬਲੇ ਹੋਏ ਛੋਲੇ। “ਵੇਸਣ ਦੇ। (ਅ) ਚੰਗੇ। 
ਲਾਇ ਛਾਬੜੀ ਬੇਚੈ ਬੈਸਾ। 

ਬਨਾ ਸੰਜੋਗ ਏਕ ਦਿਨ ਐਸਾ ॥ ੧੯॥ 

ਦੋਹਰਾ: 

ਅਮਰ ਦਾਸ ਨਿਜ ਸੁਤਾ ਕੀ, 

ਕਰਨ ਸਗਾਈ ਹੇਤ'। 'ਮੰਗਣੀ ਕਰਨ ਵਾਸਤੇ। 

ਦਿਜ' ਕੋ ਭੇਜਨ ਲਗੇ ਜਬਿ, 'ਬ੍ਰਾਹਮਣ। 

ਕਰਯੋ ਸਮਾਣੀ' ਏਤ? ॥੨੦॥ 'ਗੁਰੂ ਕੇ ਮਹਲ (ਮਾਤਾ ਦਯਾ ਕੌਰ ਜੀ ਨੇ)। “ਇਸ ਤਰ੍ਹਾਂ। 


ਰਾਮਦਾਸ ਕੋ ਸਮੁਖ ਪਿਖਿ, 
ਆਵਤ ਸੁੰਦਰ ਰੂਪੁ। 
ਐਸਾ ਹੀ ਨੀਂਗਰ' ਹੁਵੈ, ਲੜਕਾ, ਮੁੰਡਾ। 


ਆਯੂ ਰੁਪ ਅਨੁਪ ॥੨੧॥ 

ਅਮਰ ਧਰਮ ਬਪੁ' ਐਸ ਸੁਨਿ, ਧਰਮ ਦੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਨੇ। 

ਰਾਮਦਾਸ ਕੋ ਪਾਸ। 

ਬੋਲਿ' ਜਾਤਿ ਕੁਲ ਬੁਝ ਕੈ, 'ਬੁਲਾ ਕੇ, ਸੱਦ ਕੇ। 

ਰੇਖ ਪੇਖਿ ਬਡ ਖਾਸ ॥੨੨॥ 

ਕਹਯੋ ਯਾਹਿ ਸਮ ਇਹੀ ਹੈ, 

ਔਰ ਨਹੀਂ ਜਗ ਕੋਇ। 

ਸ਼ਗਨ ਸਗਾਈ' ਦੈ ਤਬੈ, ਮੰਗਣੀ ਦਾ ਸ਼ਗਨ। (ਸ਼ਗਨ-ਮੰਗਣੀ ਸਮੇਂ ਛੁਹਾਰੇ ਤੇ ਕੁਝ 
ਹੋਰ ਸਮੱਗਰੀ ਜੋ ਲੜਕੀ ਵਾਲੇ ਮੁੰਡੇ ਦੀ ਝੋਲੀ ਪਾਉਂਦੇ ਹਨ।) 

ਪੁਨ ਬਿਵਾਹ ਦਿਯ ਸੋਇ ॥੨੨॥ 


ਇਸੀ ਸਾਲ ਮੈ ਅਮਰ ਜੀ, 
ਗਏ ਦੁਤੀ ਗੁਰੁ ਪਾਸ। 





430 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੇਵ ਦ੍ਰਾਦਸ ਸਾਲ ਕਰਿ, 

ਗੱਦੀ ਪਾਈ ਖਾਸ ॥੨੪॥ 

ਇਨ ਹੀ ਬਾਰਹ ਬਰਸ ਕੇ, 

ਅੰਦੁ ਗੋਇੰਦਵਾਲ। 

ਕਰਿ ਅਬਾਦ ਤਹਿ ਥੇ ਬਸੇ, 

ਰਚ ਕਰਿ ਧਾਮ ਬਿਸਾਲ ॥ ੨੫॥ 

ਰਾਮਦਾਸ ਕੋ ਭੀ ਤਹੀਂ 

ਅਮਰਦਾਸ ਨਿਜ ਪਾਸ। 

ਘਰ ਰਚਵਾਇ ਬਸਾਇ ਰਖ, 

ਕਰੈਂ ਪਾਲਨਾ ਖਾਸ ॥੨੬॥ 

ਰਾਮਦਾਸ ਗੁਰੁ ਅਮਰ ਕੋ, 

ਲਖਿ ਜਗਦੀਸ਼ ਸਖਯਾਤ। 

ਰਾਤ ਦਿਵਸ ਸੇਵਾ ਕਰੈਂ, ਜਾਂ ਤੇ ਭਏ ਬਖਯਾਤ 

॥੨੭॥ 

ਚੌਪਈ: 

ਇਕ ਦਿਨ ਸੋਢੀ ਲਵ ਪੁਰ ਕੇਰੇ। 

ਗੰਗਾ ਨ੍ਰਾਵਣ ਚਲੇ ਬਧੇਰੇ। 

ਗੋਇੰਦਵਾਲ ਜਾਇ ਕਰਿ ਡੇਰਾ। 
ਰਾਮਦਾਸ ਢਿਗ ਦਿਜ ਪਠਿ ਟੇਰਾ' ॥੨੮॥ 

ਹਮ ਸ਼ਰੀਕ ਤੁਮਰੈ ਹੈਂ ਆਏ। 

ਮਿਲ ਜਾਵਹੁ ਲਯਾਵਹੁ ਪਹੁਨਾਏ'। 

ਅਮਰ ਏਹੁ ਸੁਨਿ ਸਹਜ ਸੁਭਾਏ। 

ਸੈਂਢ ਜ਼ੁਬਾਨ' ਕਹਯੋ ਇਸ ਭਾਏ ॥੨੯॥ 
ਰਾਮਦਾਸ ਕਾ ਕੋਊ ਸ਼ਰੀਕ। 

ਰਹਿੰ ਹੈ ਨਾਂਹਿ ਜਗਤ ਮੈਂ ਠੀਕ। 

ਪੁਨ ਬੁਲਾਇ ਉਨ ਕੋ ਘਰ ਖਾਸ'। 'ਆਪਣੇ ਘਰ। 
ਭੋਜਨ ਖਿਲਤ' ਦਏ ਬਡਰਾਸਿ? ॥ ੩੦॥ ਪੁਸ਼ਾਕੇ। “ਸਾਰਿਆਂ ਨੂੰ। 
ਗੁਨ ਗਾਵਤ ਵਹਿ ਗੰਗਹਿ ਗਏ। 

ਪਰ ਗੁਰ ਬਚਨ ਸੱਤ ਸਥਿ ਭਏ। 

ਮਰੀ' ਪਰੀ ਤਿਨ ਕੋ ਬਡ ਤਹੇ। ਛੂਤ ਦੀ ਬੀਮਾਰੀ, ਹੈਜ਼ਾ, ਪਲੇਗ ਆਦਿ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹੁਤ ਮਰੇ ਥੋਰੇ ਹੀ ਰਹੇ ॥ ੩੧॥ 
ਸੋਢੀ ਖੱਤ੍ਰੀ ਵੀਚ ਲਾਹੌਰੈਂ। 

ਹੁਤੇ ਬਸਤ ਤਬਿ ਅਤਿਸੈ ਗੋਰੈਂ। 
ਜਨਮ ਸਥਾਨ ਗੁਰੂ ਦਰ ਜਹਾਂ। 

ਹੈ ਅਬਿ', ਥੇ ਸੋਢੀ ਤਬਿ ਤਹਾਂ ॥੩੨॥ 
ਯਾਹੀ ਤੈਂ ਸੁ ਸੋਢੀਓਂ ਕੇਰਾ। 
ਕਹਿਲਾਵਤ ਮਹੱਲਾ ਹਮ ਹੇਰਾ। 

ਪੈ ਵਹਿ ਥੇ ਹੰਕਾਰੀ ਭਾਰੀ। 

ਨਹਿ ਸਰਾਪ ਬਖਸ਼ਾਯੋ ਕਾਰੀ' ॥ ੩੩॥ 
ਆਖਰ ਜਬਿ ਥੋਰੇ ਹੀ ਰਹੇ। 

ਦਸਮ ਗੁਰੂ ਉਤ ਗਾਦੀ ਬਹੇ। 

ਤਿਨ ਢਿਗ ਜਥਿ ਬਖਸ਼ਾਵਨ ਗਏ। 
ਹੋਨਹਾਰ ਬਚ ਐਸ ਕਢਏ ॥ ੨੩੪ ॥ 
ਹਮ ਸ਼ਰੀਕ ਗੁਰੁ ਕੇ ਹੈਂ ਆਏ। 

ਉਨਿ ਭੀ ਸੁਨਿ ਯਹਿ ਬੈਨ ਅਲਾਏ। 
ਨਾਹਿ ਸ਼ਰੀਕ ਗੁਰੂ ਕਾ ਕੋਈ। 

ਰਹਜਯੋ ਨ ਰੈਹੈ ਆਗੇ ਕੋਈ ॥ ੩੫॥ 
ਦੇਖੋ ਬੋਲਨ ਕੇਰ ਬਿਚਾਰਾ। 

ਬਰ' ਕੀ ਨੌਰ ਸਾਪ” ਲਿਯ ਭਾਰਾ। 
ਤਬਿ ਤੇ ਸੋਢੀ ਲਵਪੁਰ ਜੋਊ। 


ਗੁਰੁ ਉਲਾਦ ਬਿਨ, ਰਹਾ ਨ ਕੋਊ ॥੨੩੬॥ 


ਭੁਜੰਗ ਪੁਯਾਤ ਛੰਦ: 

ਗੁਰੂ ਤੀਸਰੇ ਕੇ ਹੁਤੇ ਪੂਤ ਨੀਕੇ। 

ਉਭੇ' ਮੋਹਣ ਮੋਹਰੀ ਨਾਮ ਠੀਕੇ। 
ਹੁਤੀ ਕੰਨਯਾ ਧੰਨਯਾ ਜੋਗ! ਭਾਨੀ। 


ਰਮੰਦਾਸ ਸ਼ਾਦੀ ਤਿਸੈ ਸੰਗ ਠਾਨੀ ॥ ੩੭॥ 


ਭਏ ਤੀਨ ਬੇਟੇ ਤਿਸੀ ਸੈ ਸੁ ਮਾਨੋ। 
ਪ੍ਰਿਥੀ ਚੰਦ ਚੰਦ' ਮਹਾਂ ਦੇਵ ਜਾਨੋ। 
ਗੁਰੂ ਅਰਜਨੰ ਮੱਲ ਆਚੱਲ ਪਾਲੋ'। 


ਰਹੇ ਗੋਇੰਦਵਾਲ ਬੇਸਾਲ ਕਾਲੈ' ॥ ੩੮ ॥ 


'ਜਿੱਥੇ ਜਨਮ ਅਸਥਾਨ ਗੁਰਦੁਆਰਾ ਹੁਣ ਹੈ। 


'ਚੰਦ (ਵਰਗੇ ਸੁੰਦਰ)। 
'ਲਗਾਤਾਰ ਪਾਲਣਾ ਕਰਨ ਵਾਲੇ (ਪ੍ਰਮੇਸ਼ਰ ਦਾ ਸਰੂਪ)। 
'ਬਹੁਤ ਸਮਾਂ। 


431 





432 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਕੋ ਸਬੰਧੀ ਲਖੈਂ ਨਾਂਹਿ ਦੋਈ'। 
ਧਰੇ ਈਸ ਭਾਵੰ' ਕਰੈਂ ਸੇਵ ਸੋਈ। 


ਗੁਰੂ ਦੂਸਰੇ ਕੀ ਅਮਰਦਾਸ ਜੈਸੇ। 

ਕਰੀ ਸੇਵ ਨੀਕੈ ਰੰਮਦਾਸ ਤੈਸੇ ॥ ੩੯ ॥ 
ਪੁਨਾ ਬਾਉਲੀ ਕੀ ਕਰੀ ਕਾਰ ਭਾਰੀ। 
ਦਿਨੇ ਰਾਤ ਹੀ ਆਲਸੰ ਤਾਂਹਿ ਟਾਰੀ। 
ਬਿਤੇ ਬਰਸ ਕੇਤੇ ਤਿਸੇ ਕਰਤ ਸੇਵਾ। 


ਚਢਯੋ ਤਰੁ ਮੁਰਾਦੰ' ਲਗਯੋ _ਚਾਹਿ ਮੇਵਾ? 


॥੪੦॥ 

ਦਿਨੋ ਏਕ ਮਾਂਹੀ ਗੁਰੂ ਤੀਸਰੰ ਨੈ। 
ਪਿਖਯੋ ਧਯਾਨ ਧਰ ਕੈ ਦਿਲੈ ਈਸਰੰ ਨੈ'। 
ਲਖਜਯੋ ਲਾਇਕੰ ਰਾਮਦਾਸੰ ਗੁਰਜਾਈ। 
ਦਯੋ ਚਾਹਿੰ ਤਾਂ ਕੋ ਮਨੰ ਮੋਦ ਛਾਈ' ॥੪੧॥ 
ਪੁਨਾ ਪਰਖਨੇ ਕੀ ਕਰੀ ਬਯੋਂਤ ਐਸੇ। 
ਸਮੇਂ ਏਕ ਸਾਰੇ ਗੁਰੂ ਪਾਸ ਬੈਸੇ। 

ਤਬੈ ਬੈਨ ਭਾਖੇ ਗੁਰੂ ਐਸ ਖਾਸੰ'। 

ਰਚੌ ਚੌਤਰੇ ਬਾਪਿਕਾ ਤੀਰਰਾਸੰ' ॥ ੪੨ ॥ 
ਤਹਾਂ ਬੈਸਹੋਂ ਮੈਂ ਨਿਤੰ ਜਾਇ ਨੀਕੈ। 
ਕਰੈਂ ਸੰਗਤਾਂ ਆਇ ਕੈ ਦਰਸ ਠੀਕੈ। 
ਗਏ ਮਾਨ ਬੈਨੰ ਥੜੇ ਕੀਨ ਐਨੰ'। 

ਗੁਰੂ ਜਾਇ ਪੇਖੇ ਤਬੈ ਆਪ ਨੈਨੈ ॥੪੨॥ 
ਕਹਸੋ ਨਾਹਿ ਨੀਕੈ ਬਨੈ ਏਹੁ ਕੋਈ। 

ਦਯੋ ਸੋ ਗਿਰਾਈ ਕਹਜੋ ਫੇਰ ਹੋਈ'। 
ਪੁਨਾ ਤਯਾਰ ਹੋਏ ਥੜੇ ਔਰ ਠੀਕੈਂ। 
ਗੁਰੂ ਪੇਖਿ ਭਾਖਯੋ ਬਨੈ ਨਾਹਿ ਨੀਕੈਂ ॥੪੪॥ 
ਦਯੋ ਸੋ ਗਿਰਾਈ ਕਹਯੋ ਔਰ ਸਾਜੋ'। 
ਘਨੇ ਛੋਰਿ ਬੈਸੇ ਸਿਖੰ ਪੂਤ ਕਾਜੋ'। 

ਕਈ ਬਾਰ ਯੌ ਜੌ ਗੁਰੂ ਨੇ ਢਹਾਏ। 

ਤਬੈ ਸਿੱਖ ਪੂਤਾਨ ਯੌਂ ਬੈਨ ਗਾਏ ॥ ੪੫॥ 


'ਦੋਵੇਂ (ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ)। 


।ਈਸ਼ਰ ਭਾਵ ਧਾਰ ਕੇ ਭਾਵ ਗੁਰੂ ਅਮਰਦਾਸ ਜੀ ਨੂੰ ਪ੍ਰਮੇਸ਼ਰ 
ਰੂਪ ਸਮਝ ਕੇ। 


'ਮੁਰਾਦ (ਭਾਵਨਾ) ਦਾ ਦਰੱਖ਼ਤ (ਸਿਰੇ) ਚੜ੍ਹ ਗਿਆ ਭਾਵ 
ਮੁਰਾਦ ਪੂਰੀ ਹੋਣ ਦੇ ਨੇੜੇ ਪਹੁੰਚ ਗਏ। “ਗੁਰਤਾ ਗੱਦੀ ਰੂਪ 
ਫਲ। 


।ਈਸ਼ਰ ਸਰੂਪ ਗੁਰੂ ਅਮਰਦਾਸ ਜੀ ਨੇ ਦਿਲ ਵਿੱਚ। 


'ਮਨ ਵਿੱਚ ਅਨੰਦ ਭਰ ਕੇ। 


।ਆਪ। 
ਸਾਰੇ ਬਾਉਲੀ ਦੇ ਕਿਨਾਰੇ ਥੜੇ ਬਣਾਉ। 


'ਠੀਕ, ਚੰਗੇ। 


'ਫੇਰ ਹੋਣ ਭਾਵ ਫੇਰ ਦੋਬਾਰਾ ਬਣਾਉ। 


'ਹੋਰ ਬਣਾਉ। 
'ਬਹੁਤੇ ਸਿਖ ਤੇ ਪੁੱਤਰ ਕੰਮ ਛੱਡ ਬੈਠੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 433 


ਅਤੀ ਬੂਢ ਹੋਏ ਰਹੀ ਨ ਨਿਕਾਨੇ। 

ਮਤੀ ਆਪ ਕੀ, ਸੋ ਹਮੇਂ ਠੀਕ ਜਾਨੇ। 
ਥੜੇ ਠੀਕ ਨਾਂਹੀ ਅਸਾਂ ਤੈ ਬਨੈ ਹੈਂ। 
ਤਿਸੀ ਤੈ ਰਚਾਵੇ ਭਲੇ ਜੋ ਰਚੈ ਹੈ ॥੪੬॥ 
ਦਿਵੋ ਤਾਹਿ ਕੋ ਆਪ ਇੱਨਾਮ ਭਾਰੂ। 
ਨਹੀ ਚਾਹਿ ਤਾਂ ਕੀ ਹਮੈਂ ਲੈਨ ਚਾਰੂ। 
ਉਠੈ ਪੂਤ ਨਾਤੀ' ਸਭੀ ਸਿੱਖ ਔਰੈਂ। 

ਗਏ ਭਾਖਿ ਐਸੇ ਤਬੈ ਛੋਰ ਠੌਰੈਂ ॥੪੭॥ 
ਰਹਯੋ ਰਾਮਦਾਸੰ ਥੜੇ ਜੋ ਬਨਾਵੈ। 

ਗੁਰੂ ਹੇਰਿ ਤਾਂ ਕੋ ਤਬੈ ਗੇਰ ਜਾਵੈਂ। 

ਨਹੀ ਰਾਗ ਰੋਖੰ' ਦਿਲੈ ਮਾਂਹਿ ਧਾਰੇ। 

ਭਲੇ ਨਿੰਮ੍ਹੀ ਭਾਵ ਸੋਂ ਯੋਂ ਉਚਾਰੇ ॥ 8੮॥ 
ਅਹੇਂ ਜੀਵ ਅਲਪੱਗਯ' ਹਮ ਤੁੱਛ ਬੁੱਧੀ। 
ਬੁਰੇ ਨੇਕ ਕੀ ਨ ਕਿਛੂ ਆਹਿ ਸੁੱਧੀ'। 
ਜਿਮੈ ਪੂਤਰੀ ਦਾਰੁ ਕੀ' ਹੋਤ ਨੀਕੈ। 

ਨਟੰ ਜਜੋਂ ਪੇਰੈ ਕਰੈ ਤੈਸ ਠੀਕੈ ॥੪੯॥ 
ਨਹੀ ਕਰਮ ਆਕਰਮ ਕਾ' ਮਰਮ? ਜਾਨੋਂ। 
ਜਿਵੈਂ ਆਪ ਪੇਰੈਂ ਤਿਵੈਂ ਕਾਮ ਠਾਨੋਂ। 
ਯਹੀ ਧਰਮ ਹੈ ਸਿਖ ਕਾ ਠੀਕ ਐਨੌ'। 
ਰਿਦੈ ਆਗਜਾ ਗੁਰੂ ਕੀ ਮਾਨ ਲੈਨੋ ॥੫੦॥ 
ਨਹੀਂ ਬੈਠਨੋ ਹੈ ਹਮੈਂ ਔਰ ਠਾਮੰ'। 

ਪਰੈ ਫੇਰ ਕਰਨੌ ਕਿਛੂ ਆਨ ਕਾਮੰ'। 

ਰਰੇ ਬੈਨ ਐਸੇ ਰਸੰ ਪ੍ਰੇਮ ਸਾਨੇ'। 

ਸੁਧਾ ਸੋਂ ਲਪੇਟੇ' ਮਹਾਂ ਨੀਤ ਵਾਨੇ ॥੫੧॥ 
ਗੁਰੂ ਮੋਦ ਹੋਏ ਤਬੈ ਯੌਂ ਸੁਨੈ ਕੈ। 

ਲਯੋ ਪਰਖ ਨੀਕੇ ਭਲੀ ਭਾਂਤਿ ਤੈ ਕੈ'। 
ਉਰੰ ਸੰਗ' ਲਾਯੋ ਗੁਰ ਰਾਮਦਾਸੰ। 


ਭੁਜਾ ਵੀਚ' ਲੈ ਕੇ ਕਰਯੋ ਕਾਮ ਰਾਸੰ2: ॥੫੨॥ 


ਜਿਮੈ ਪਾਰਸੰ ਕੇ ਛੁਹੇ ਲੋਹ ਹੇਮੰ'। 


ਮੋਹ ਤੇ ਗੁੱਸਾ। 


'ਥੋੜੀ ਸਮਝ ਵਾਲੇ। 
'ਹੋਸ਼, ਅਕਲ। 
'ਲੱਕੜ ਦੀ ਪੁਤਲੀ। 


'ਮਾੜੇ ਕਰਮ ਦਾ। “ਭੇਦ। 
'ਚੰਗੀ ਤਰ੍ਹਾਂ। 


'ਸਾਨੂੰ ਬੈਨਣ ਵਾਸਤੇ ਹੋਰ ਕੋਈ ਥਾਂ ਨਹੀਂ ਹੈ। 

'(ਜਿਹੜਾ) ਫੇਰ ਕਰਨਾ ਪਵੇ (ਐਸਾ) ਕੋਈ ਹੋਰ ਕੰਮ (ਵੀ 
ਨਹੀਂ ਹੈ) ਭਾਵ ਇੱਕੋ ਇਕ ਸੇਵਾ ਦਾ ਹੀ ਕੰਮ ਹੈ। 
'ਪ੍ਰੇਮਰਸ 'ਚ ਮਿਲੇ ਹੋਏ। 

ਅੰਮ੍ਰਿਤ ਵਿੱਚ ਭਿੱਜੇ ਹੋਏ। 


'ਤਾ ਦੇ ਕੇ, ਪੀਖਿਆ ਕਰਕੇ। 
'ਛ਼ਾਤੀ ਨਾਲ। 

ਜੱਫੀ ਵਿੱਚ। “ਸਾਰਾ ਕੰਮ। 

'ਲੋਹਾ ਸੋਨਾ (ਹੋ ਜਾਂਦਾ ਹੈ)। 





434 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਨੈ ਦੇਰ ਨਾਹੀ, ਭਏ ਯਾਹਿ ਤੇਮੰ'। 
ਕਰਯੋ ਆਪ ਜੈਸੋ ਰਮੰਦਾਸ ਤਾਈਂ। 
ਯਹੀ ਪੂਰਨੰ ਸਾਧ ਕੀ ਹੈ ਬਡਾਈ ॥੫੨॥ 
ਪੁਨਾ ਸਿੱਖ ਥੇ ਗੁਰੂ ਕੇ ਔਰ ਜੇਤੇ। 

ਪਰੇ ਰਾਮਦਾਸੈਂ ਪਗੀਂ' ਆਇ ਤੇਤੇ। 
ਗੁਰੂ ਪੂਤ ਭੀ ਮੋਹਰੀ ਆਇ ਲਾਗਾ। 
ਪਦੰ ਰਾਮਦਾਸੰ ਭਯੋ ਬੱਡ ਭਾਗਾ ॥ ੫੪ ॥ 
ਭਯੋ ਰਾਮਦਾਸੰ ਗੁਰੂ ਐਸ ਭਾਤੰ। 

ਹੁਤੋ ਖੋੜਸੰ ਸੈ ਸਤਾਈ' ਬਖਯਾਤੰ ॥੫੫॥ 
ਦੂਮਲਾ ਛੰਦ: 

ਇਕ ਦਯੋਸ ਸੀ ਗੁਰੁ ਤੀਸਰ ਨੇ, 

ਧਰ ਧਯਾਨ ਮਹਾਨ ਸੁ ਜਾਨ ਲਯੋ। 
ਜਬਿ ਰਾਮਦਾਸ ਪਰਵਾਰ ਬਢੈ, 

ਤਬਿ ਕਬਿ ਈਹਾਂ ਗੁਜ਼ਰਾਨ ਭਯੋ। 

ਇਨ ਕੇ ਬਸਨੇ ਹਿਤ ਔਰ ਨਗਰ, 
ਇਕ ਰਚ ਦਈਏ ਅਬਿ ਨੀਕ ਸਹੀ। 
ਤਿਸ ਮੈਂ ਬਸ ਹੈਂ ਰਸ ਹੈਂ ਸੁਖ ਸੋਂ, 
ਗੁਰੁ ਤੀਸਰ ਮਨ ਮੈ ਧਾਰ ਯਹੀ ॥੫੬॥ 
ਇਕ ਨਯੋ ਸੁ ਨਗਰ ਬਸਾਇ ਦਯੋ, 
ਸੰਨ ਸੋਲਾਂ ਸੈ ਸਤ ਬੀਸ ਮਹੇ”। 
ਰਮਦਾਸ ਪੁਰਾ ਤਿਹ ਨਾਮ ਧਰਯੋ, 
ਅਬਿ ਅੰਮ੍ਰਿਤਸਰ ਜਨ ਜਾਂਹਿ ਕਹੇਂ। 
ਤਿਹ ਮਾਂਹਿ ਬਸਾਇ ਦਯੋ ਰਚਿ ਧਾਮ, 
ਸੁ ਰਾਮਦਾਸ ਗੁਰੁ ਕੋ ਤਬਿ ਹੀ। 

ਤਬਿ ਰਾਮਦਾਸ ਰਹਿ ਕਬੀ ਸੁਧਾਸਰ, 
ਗੋਇੰਦਵਾਲ ਰਹੈਂ ਕਬਿ ਹੀ ॥੫੭॥ 
ਮਨ ਦੈ ਤਨ ਦੈ ਬਹੁ ਸੇਵ ਕਰੈ, 


'ਤਿਵੇਂ ਇਹ (ਸ੍ਰੀ ਗੁਰੂ ਰਾਮਦਾਸ ਗੁਰੂ ਰੂਪ) ਹੋ ਗਏ। 


'ਸੰਮਤ ੧੬੨੭ ਬਿ:। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 435 


ਗੁਰੁ ਆਦਿ ਜੁਗਾਦਿ ਅਮਰ ਕੀਰੀਤੀ', 'ਪਹਿਲੇ, ਦੂਜੇ ਤੇ ਤੀਜੇ ਗੁਰਾਂ ਦੀ ਮਰਯਾਦਾ। 

ਰਾਮਦਾਸ ਸਭਿ ਭਲੇ ਗਹੀ। 

ਬਹੁ ਸੰਗਤਿ ਦੇਸ ਬਦੇਸਨ ਤੈ, 

ਨਿਤ ਆਵਤਿ ਜਾਵਤਿ ਰਹੇ ਤਹੀਂ ॥੫੮॥ 

ਸਿਖ ਦਸਵੰਧ ਦੇਵੈਂ ਗੁਰ ਕੋ ਸੇਵੈਂ, 

ਲੈ ਉਪਦੇਸ ਕਲੇਸ ਕਟੈਂ। 

ਗੁਰੁ ਤੇ ਫਲ ਚਾਰ ਪਾਇ ਘਰ ਜਾਵੈ, 

ਕਿਰਤਿ ਧਰਮ ਕੀ ਬ੍ਰਿਤਿ ਠਟੈਂ। 'ਧਰਮ ਦੀ ਕ੍ਰਿਤ ਵਾਲੀ ਬ੍ਰਿਤੀ ਬਣਾ ਲੈਂਦੇ ਹਨ। 

ਅਮਰ ਦਾਸ ਗੁਰੁ ਰਾਮਦਾਸ ਕੋ, 

ਖਾਸ ਕਹਯੋ ਥਾ ਇਕ ਦਿਵਸੰ। 

ਪੁਰ ਰਮਦਾਸ ਪਾਸ ਇਕ ਤੀਰਥ, 

ਅਤਿ ਨੀਕੋ ਹੈ ਪੁਰਾ ਦਿਸੰ' ॥੫੯॥ 

ਦੋਹਰਾ: 

ਰਾਮਦਾਸ ਗੁਰੁ ਇਸੀ ਤੈ, 

ਆਇ ਬੈਠ ਇਸ ਥਾਇ। 

ਭਜਨ ਕਰੈਂ ਪਰਮੇਸ਼ ਕੋ 

ਤਾਲ ਖੁਦਾਵਹਿਂ ਸਾਇ' ॥੬੦॥ 

ਲੋਕ ਦੇਸ ਕੇ ਆਇ ਬਹੁ, 

ਛਕਿ ਲੈਗਰ ਪ੍ਸ਼ਾਦ। 

ਦਰਸ ਭਜਨ ਕਰਿ, ਤਾਲ ਕੋ 

ਖੋਦੈਂ ਸਹਿ ਅਹਿਲਾਦ ॥ ੬੧॥ 

ਕਬਿੱਤ: 

ਐਸੀ ਭਾਂਤਿ ਨਿਤਾਪ੍ਰਤਿ ਕਰਤ ਸੁਕ੍ਰਿਤ ਕ੍ਰਿਤ', _'ਖੁੰਨ ਕਰਮ। 

ਰਹਯੋ ਬਿਵਹਾਰ ਬੂਤ' ਗੁਰੂ ਕੌ ਸੁ ਦੇਸ ਹੈ। ਵਰਤਾਰਾ ਵਰਤ ਰਿਹਾ ਹੈ। 

ਤਾਂਹੀ ਸਮੇਂ ਸੁਨੋ ਏਕ ਬਾਤ ਭਈ ਔਰ ਜੇਕ', 'ਜਿਹੜੀ ਇਕ ਗੱਲ। 

ਸੁਧਾਸਰ ਤਾਲ ਨੇਕ ਭਯੋ ਜੈਸ ਬੇਸ' ਹੈ। ਉੱਤਮ, ਬੇ-ਮਿਸਾਲ। 

ਮਦਰ' ਸੁ ਦੇਸ ਮਾਂਹਿ ਪੱਟੀ ਨਾਮ ਗ੍ਰਾਮ ਆਹਿ, __'ਮਾਝੇ ਦੇ। 

ਹੁਤੋ ਏਕ ਨੀਕ ਤਾਂਹਿ ਖੱਤਰੀ ਨਰੇਸ ਹੈ। 

ਹੁਤੀ ਤੱਕਿ ਧਾਮ ਚਾਰ ਸੁਤਾ ਸੁ ਕੁਮਾਰ ਚਾਰੁ', __'ਚਾਰ ਸੁੰਦਰ ਕੰਵਾਰੀਆਂ ਪੁੱਤ੍ਰੀਆਂ ਘਰ 'ਚ ਪੈਦਾ ਹੋਈਆਂ ਦੇਖ 
ਕੇ। 





436 


ਰੂਪ ਗੁਨ ਕੀ ਅਗਾਰ' ਹਾਰਕ? ਕਲੇਸ ਹੈਂ 
॥੬੨॥ 

ਏਕ ਰੋਜ਼ ਆਪਸ ਮੈਂ ਬਹਨ ਬਹਨ ਮਿਲਿ, 

ਕਹਨ ਸੁ ਲਾਗੀ ਪਾਗੀ ਕ੍ਰਮ ਰਸ ਰੇਖ ਹੀ'। 

ਤੀਨ ਕਹੈਂ ਐਸੀ ਬਾਤ ਖੈ ਹੈਂ ਹਮ ਦਯੋ ਤਾਤ', 
ਚਤਰਥੁ ਕਹਸੋ ਖਾਤ ਮੈ ਤੋਂ ਨਿਜ ਲੇਖ' ਹੀ। 

ਏਹੀ ਬਾਤ ਸੁਨਿ ਗੂਢ' , ਕੋਪ ਭਯੋ ਬਾਪ ਮੂਢ, 
ਕਹਸੋ ਮੈ ਅਗੂਢ' ਰੂਢ”, ਲੈਂਹੁ ਅਬਿ ਪੇਖ ਹੀ। 
ਤਾਂ ਹੀ ਸਮੇਂ ਏਕ ਅਤਿ ਦੀਨ' ਨਰ ਬੋਲ ਲੀਨ, 
ਹਾਥ ਪਾਉਂ ਜਾਂਹਿ ਖੀਨ' ਕੁਸ਼ਟੀ ਵਿਸੇਖ? ਹੀ 
॥੬੩॥ 

ਧਰ ਕੈ ਪਿਟਾਰਿ' ਮਾਂਹਿ ਤਾਂਹਿ ਸੰਗ ਦਈ 
ਵਯਾਹਿ, 

ਚਤਰਥ ਸੁਤਾ ਵਾਹਿ ਨਿਜ ਨ੍ਰਿਪ' ਜਬਿ ਹੀ। 

ਭੂਪ ਕੀ ਕੁਮਾਰਿ' ਤਬਿ ਜ਼ੇਵਰ? ਉਤਾਰ ਸਭਿ, 
ਜੀਰਣ ਸੇ ਚੀਰ ਧਾਰ' ਤਨ ਪਰ ਸਭਿ ਹੀ। 

ਤਾਤ ਕੋ' ਤਸਾਗ ਓਕ?, ਚਲੀ ਤਬਿ ਹੂ ਬਿਸ਼ੋਕ”, 
ਸ਼ੋਕ ਭਰੇ ਲੋਕ ਹੇਰਿ ਠੋਕ ਭਾਲ ਦਬਿ ਹੀ'। 


ਪਤਿ ਕੀ ਪਿਟਾਰੀ ਸੁ ਕੁਮਾਰੀ ਨਿਜ ਸੀਸ ਧਾਰੀ, 
ਛੋਡਿ ਨਿਜ ਧਾਮ ਗ੍ਰਾਮ ਕੋ' ਪਧਾਰੀ” ਤਬਿ ਹੀ 
॥੬੪॥ 

ਸ੍ਰੈਯਾ: 

ਜਾਇ ਜਿਸੇ ਪੁਰ ਕੇ ਢਿਗ ਸੋ, 

ਪਿਖਿ ਤਾਲ' ਧਰੇ ਪਤਿ ਕੀ ਤਹਿਂ ਖਾਰੀ। 

ਮਾਂਗ ਸੁ ਭੀਖ ਗ੍ਰਾਮਨ ਤੇ ਨਿਤ, 

ਤਾਂਹਿ ਖੁਵਾਇ ਕੈ ਖਾਇ ਪਿਛਾਰੀ। 

ਰੀਤਿ ਮਹਾਂਨ ਪਤੀ ਬੁਤਾਨ ਕੀ, 

ਨੀਤ' ਭਲੇ ਨਿਰਬਾਹਿਤ ਸਾਰੀ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਘਰ। ਨਾਸ ਕਰਨ ਵਾਲੀਆਂ। 


'ਕਰਮਰੇਖ ਦੇ ਰਸ) ਸਿਧਾਂਤ 'ਚ ਲੀਨ ਹੋਈਆਂ। 
'ਪਿਤਾ ਦਾ। 

।ਆਪਣਿਆਂ ਕਰਮਾਂ ਦਾ। 

'ਗੁੱਝ, ਡੂੰਘੀ। 

'ਪ੍ਰਤੱਖ। “ਉੱਤਮ (ਬਾਤ)। 

'ਬਹੁਤ ਗਰੀਬ। 

'ਝੜੇ ਹੋਏ। “ਵੱਡਾ ਕੋਹੜੀ ਸੀ। 


'ਪਿਟਾਰੀ, ਖਾਰੀ। 


'ਰਾਜੇ ਨੇ ਉਹ ਆਪਣੀ ਚੌਥੀ ਲੜਕੀ। 

'ਰਾਜੇ ਦੀ ਪੁੱਤਰੀ। “ਗਹਿਣੇ 

ਪਾਟੇ ਪੁਰਾਣੇ ਜਿਹੇ ਕੱਪੜੇ ਪਾ ਕੇ। 

'ਪਿਤਾ ਦਾ। “ਘਰ। “ਅਨੰਦ ਹੋ ਕੇ। 

'ਦੇਖ ਕੇ ਲੋਕ ਸ਼ੋਕ ਨਾਲ ਭਰ ਗਏ (ਤੇ ਹੱਥਾਂ ਨਾਲ) ਦੱਬ ਕੇ 
ਮੱਥੇ ਠੋਕਦੇ ਹਨ ਭਾਵ ਰਾਜੇ ਦੇ ਕਰਤੱਬ 'ਤੇ ਅਫ਼ਸੋਸ ਕਰਦੇ 
ਹਨ। 


'ਆਪਣੇ ਘਰ ਤੇ ਪਿੰਡ ਨੂੰ। “ਚੱਲੀ। 


!'ਤਲਾਅ (ਅ) ਛੱਪੜ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 437 


ਜਾਨ ਪਤੀ ਪ੍ਰਮੇਸ਼ਰ ਰੂਪੁ 


ਕਰੇ ਬਹੁ £ਵ ਮੁ ਭੂਪ ਦੁਲਾਰੀ ॥੬੪॥ 
ਹੇਕ' ਸਮੇਂ ਧਰਮੱਗ ਤੀਯਾ? ਵਹਿ”, 


ਆਨ ਸੁਧਾਸਰ ਤੀਰ' ਉਤਾਰਾ। 

ਹੈ ਦੁਖ ਭੰਜਨੀ ਨਾਮ ਜਹਾਂ ਬਦਰੀ, 

ਤਰੁ' ਕੇ ਸੁ ਤਰੇ? ਤਿਹ ਧਾਰਾ”। 

ਆਪ ਗਈ ਗੁਰੁ ਲੰਗਰ ਮਾਂਗਨ, 

ਬੈਠ ਰਹਯੋ ਤਹਿਂ ਸੋ ਰੁਜਵਾਰਾ'। 

ਮੇਖ ਕੀ' ਆਨ ਲਗੀ ਸੰਕ੍ਰਾਂਤਿ? 

ਤਿਸੀ ਦਿਨ ਥੋ ਪੁਰਬੀ ਛਿਨ ਭਾਰਾ' ॥੬੬॥ 
ਭਾਗ ਜਗੇ ਤਿਸ ਕੇ ਅਤਿ ਹੀ ਭਲ' 

ਕਾਕ' ਅਏ ਤਬਿ ਹੀ ਜੁਗ ਕਾਰੇ?। 

ਤਾਲ ਕੇ ਮੱਧ ਕਰਯੋ ਤਿਨ ਮੱਜਨ' 

ਸੱਜਨ' ਹੋਇ ਮਰਾਲ? ਪਧਾਰੇ। 

ਕੌਤਕ ਏਹੁ ਨਿਹਾਰ ਤਬੈ, 

ਤਿਨਹੂੰ ਮਨਿ ਮੱਜਨ ਹੇਤ ਵਿਚਾਰੇ। 

ਤਯਾਗ ਪਿਟਾਰਿ ਭਲੇ ਹਲਚਾਲ' 

ਸੁ ਤਾਲ ਕੇ ਮੱਧ ਧਸਯੋ ਬਲ ਕਾਰੇ' ॥੬੭॥ 
ਤਾਂ ਤਨ ਕੋ ਪਰਸਯੋ' ਜਬਿ ਹੀ ਜਲ, 

ਸੁੱਧ ਭਯੋ ਤਨ ਰੋਗ ਬਿਨਾਸੋ। 

ਅੰਗ ਸਬੂਤ' ਭਏ ਸਗਰੇ, 

ਸਮ ਕੰਚਨ' ਰੰਚ ਨ ਖੇਦ ਰਹਾ ਸੋ?। 
ਬਾਰਹਿ ਬਾਰ ਜੁਹਾਰ' ਕਰੇ 

ਸਰ ਕੌ', ਤਨ ਕੋ ਪਿਖਿ ਧਾਰ ਹੁਲਾਸੋ”। 
ਆਇ ਤਹਾਂ ਤਬਿ ਹੀ ਵਹਿ ਨਾਰਿ, 
ਨਿਹਾਰਿ' ਪਤੀ ਮਨਿ ਧਾਰ ਤਰਾਸੋ ॥੬੮॥ 
ਬੂਝਨ ਕੀਨ ਅਹੋ ਤੁਮ ਕੌਨ ਸੁ, 

ਮੋ ਪਤਿ ਕੋ ਕਿਹ ਠਾਂ ਤੁਮ ਡਾਰਾ। 

ਜੇਕਰ ਪਾਪ ਕਰਜੋਂ ਹਮਰੇ ਹਿਤ, 


'ਇਕ। “ਧਰਮ ਦੀ ਜਾਣੂ ਇਸਤ੍ਰੀ ਨੇ। “ਉਹ (ਆਪਣਾ 
ਪਤੀ)। 
ਅੰਮ੍ਰਿਤਸਰ ਦੇ ਕਿਨਾਰੇ। 


ਬੇਰੀ ਦੇ ਦਰੱਖ਼ਤ। “ਹੇਠਾਂ। “ਤਿਸ ਨੂੰ ਰੱਖ ਦਿੱਤਾ। 


/ਉਹਰੋਗੀ (ਪਤੀ)। 

'ਵੈਸਾਖ ਮਹੀਨੇ ਦੀ। “ਸੰਗ੍ਰਾਂਦ-ਮਹੀਨੇ ਦਾ ਪਹਿਲਾ ਦਿਨ। 
'ਭਾਰੀ ਪੁਰਬ ਦਾ ਸਮਾਂ ਸੀ। 

'ਚੰਗੇ। 

'ਕਾਂ। “ਦੋ ਕਾਲੇ। 

'ਇਸ਼ਨਾਨ। 

ਸੋਭਾ ਸਹਿਤ। “ਹੰਸ। 


'ਹਿਲਜੁਲ ਕਰਕੇ। 
'ਬਲ ਕਰਕੇ। 
'ਛੁਹਿਆ। 


'ਸਾਬਤ। 

'ਸੋਨੇ ਵਾਂਗ। ?ਉਸ ਨੂੰ ਥੋੜਾ ਜਿਹਾ ਵੀ ਦੁੱਖ ਨਾ ਰਿਹਾ। 
'ਨਮਸਕਾਰ। 

ਸਰੋਵਰ ਨੂੰ। ੁਸ਼ ਹੁੰਦਾ ਹੈ। 


'ਦੇਖ ਕੇ। ਅਨ ਵਿੱਚ ਡਰ ਗਈ। 





438 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੈਂ ਨ ਛੁਹਉਂ ਕਬਿ ਅੰਗ ਤੁਮਾਰਾ। 

ਹੇ ਧਰਮੱਗ ਤੀਯਾ ! ਸੁਨਿਯੇ ਸਭਿ, 

ਸਾਚ ਕਹੋ ਪਤਿ ਮੈਂ ਹੂੰ ਤੁਮਾਰਾ। 

ਰੋਗ ਗਯੋਂ ਸੁਧ! ਦੇਹ ਭਯੋਂ ਜਿਮ, 

ਸੋ ਪਰਸੰਗ ਸੁਨੋ ਮਮ ਸਾਰਾ ॥੬੯॥ 

ਮੁਝ ਕੋ ਰਖ ਕੈ ਇਸ ਤਾਲ ਕਿਨਾਰੇ। 

ਤੌ ਜੁਗ ਕਾਕ ਇਹਾਂ ਕਰਿ ਮੱਜਨ, 

ਸੱਜਨ ਹੋਇ ਮਰਾਲ ਪਧਾਰੇ। 

ਕੌਤਕ ਹੇਰਿ ਰਹਯੋ ਬਿਸਮੈ ਪੁਨ, 

ਮੈਂ ਭੀ ਗਿਰਯੋ ਚਲਿਕੈ ਮੱਧ ਬਾਰੇ'। 

ਮੱਜਤ ਹੀ ਸਬਿ ਰੋਗ ਨਸਯੋ ਮਮ, 

ਸਾਬਤ ਅੰਗ ਭਏ ਯਹਿ ਸਾਰੇ ॥ ੭੦॥ 

ਜਦਯਪਿ ਸਾਚ ਕਹੀ ਸਬਿ ਹੀ ਉਨਿ, 

ਤਦਯਪਿ ਨੈਕ' ਨਹੀ ਤ੍ਰਿਯ ਮਾਨੀ। 'ਥੋਹੜੀ ਜਿਹੀ ਵੀ (ਗੱਲ)। 
ਸਹੁ' ਪਾਇ ਰਹੋ ਸੌ ਸੌ ਕਸਮੇ?, 'ਪਤੀ। “ਸੌਹਾਂ, ਸੁਗੰਧਾਂ। 
ਪਰ ਨਾਰਿ ਸਤੀ ਨ ਰਤੀ ਪਤਿਆਨੀ'। ਪਤੀਬੂਤਾ ਇਸਤ੍ਰੀ ਨੇ (ਰਤੀ) ਥੋੜ੍ਹਾ ਜਿਹਾ ਵੀ ਭਰੋਸਾ ਨਾ 


ਕੀਤਾ। 
ਇਕ ਸਿੱਖ ਅਚਾਨਕ ਆਨ ਸੁਨਿਓ, 
ਸੁ ਚਰਿੱਤੂ ਬਚਿੱਤ੍' ਪਵਿੱਤ੍ਹ ਮਹਾਨੀ। 'ਅਸਚਰਜ ਕੌਤਕ। 
ਉਨਿ ਦੰਪਤਿ' ਕੋ ਨਿਜ ਸੰਗ ਲਵਾਇ ਕੇ”, ।ਇਸਤ੍ਰੀ ਪਤੀ। “ਆਪਣੇ ਨਾਲ ਲੈ ਜਾ ਕੇ। 
ਜਾਇ ਗੁਰੂ ਢਿਗ ਬਾਤ ਬਖਾਨੀ ॥ ੭੧॥ 
ਸੋ ਸੁਨਿ ਕੈ ਰਾਮਦਾਸ ਗੁਰੂ, 
ਧਰਿ ਧਯਾਨ ਪਿਖਯੋ ਸਬਿ ਸਾਚ ਨਿਹਾਰੀ। 
ਪੁਨ ਤਾਂ ਤਿਯ ਕਾ ਸਿਤਕਾਰ ਕਰਯੋ ਬਡ, 
ਆਪ ਕਹਯੋ ਸਤ' ਹੈ ਤੁਵ ਭਾਰੀ। ।ਪਤੀਬਤਾ ਧਰਮ। 
ਤੋ ਸਤ ਕੇ ਬਲ ਤੇ ਸੁਨਿ ਸੁੰਦਰਿ', 'ੇ ਸੁੰਦਰ (ਪੁੱਤਰੀ)। 
ਸੁੰਦਰ ਦੇਹ ਭਈ ਇਸ ਸਾਰੀ। 
ਹੈ ਤੁਮਰੋ ਪਤਿ ਏਹੁ ਸਹੀ, 
ਗੁਰ ਵਾਕ ਧਰਯੋ ਮਨ ਸੈ ਦਿਢ ਨਾਰੀ ॥ ੭੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੋਦ ਭਰੇ ਤਬਿ ਹੀ ਸਭਿ ਹੀ ਨਰ, 

ਤੀਰਥ ਕੀ ਸ਼ਕਤੀ ਪਿਖਿ ਭਾਰੀ। 

ਆਪ ਸ੍ਰੀ ਗੁਰ ਆਇ ਪੁਨਾ, 

ਤਹਿ ਲਯਾਇ ਪ੍ਰਸ਼ਾਦ ਸੁ ਬੰਦਨ ਧਾਰੀ। 

ਤਰੁ ਬੇਰਿ' ਅਹੇ ਅਬਿ ਲੌ ਜਿਹ ਠਾਂ, 

ਗੁਰਿ ਨਾਮ ਧਰਜੋਂ ਦੁਖ ਭੰਜਨਿ ਭਾਰੀ। 

ਪਾਵਤ ਹੈਂ ਫਲ ਚਾਰਿ' ਅਬੈ, 

ਨਰ ਨਾਰਿ ਜੁ ਨ੍ਹਾਵਤ ਆਇ ਸਕਾਰੀ' ॥ ੭੨॥ 
ਇਸ ਤੀਰਥ ਕੀ ਮਹਿਮਾਂ ਬਿਸਤੀਰਤ', 

ਆਪ ਪੁਨਾ ਗੁਰ ਚੌਥੇ ਗਾਈ। 

ਗੁਰ ਗੁੰਥ ਵਿਖੇ ਬਹੁ, ਹੈਂ ਸਿਖ ਜਾਨਤ, 

ਯਾ ਹਿਤ ਕਿੰਚਤ ਮੈਹੂੰ ਦਿਖਾਈ। 

ਤਥਾ ਹੀ- 

ਰਾਗੁ ਗੂਜਰੀ ਮਹਲਾ ੪ ॥ 

ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੇ 


ਕਊਆ ਹੰਸੁ ਹੋਹੈ' ॥ 

(ਪੰਨਾ ੪੯੩) 
ਯਦਯਪਿ ਏਹੁ ਕਥਾ ਬਹੁਧਾ', 
ਗੁਰ ਪੰਚਮ ਕੇ ਪ੍ਰਸੰਗ ਮੈਂ ਗਾਈ। 
ਹੈ ਗੁਰ ਸਿੱਖਨ ਪੂਰਬ', ਪੈ 

ਚਹੀਏ ਥੀ _ਲਿਖਨੀ ਗੁਰੁ ਚੌਥਿ ਪੁਥਾਈ' 


॥੭੪॥ 

ਕਯੋਂ ਕਰਿ ਜੋ ਗੁਰੁ ਸਿੱਖਨ ਸਾਖਿਨ 
ਤੈ', ਗੁਰੁ ਵਾਕ ਅਹੇ ਬਲਵਾਰੋ। 

ਯਾ ਹਿਤ ਮੈਂ ਅਬਿ ਸੋਚ ਭਲੇ, 

ਗੁਰੁ ਚੌਥਹਿ ਕੇ ਪੁਸੰਗ ਮੈਂ ਧਾਰੋ'। 
ਜਾਂ ਦਿਨ ਤੇ ਕੁਸ਼ਟੀ ਸੁਸ਼ਟੀ 

ਤਨ ਭੇਂ', ਕਰਿ ਮੱਜਨ ਸੱਜਨ ਸਾਰੋ”। 


'ਸੱਚ ਬੋਲਣ ਵਾਲੇ ਸਤਿਗੁਰਾਂ ਦਾ ਇਹ ਅੰਮ੍ਰਿਤ ਸਰ ਸਰੋਵਰ 
ਹੈ ਜਿਸ ਵਿੱਚ ਇਸ਼ਨਾਨ ਕੀਤਿਆਂ ਕਾਂ ਹੰਸ ਹੋ ਜਾਂਦਾ ਹੈ। 


'ਬਹੁਤ ਜਗ੍ਹਾ। 

'ਪਹਿਲੇ ਸਿੱਖਾਂ ਨੇ। 

ਪਰ ਚੌਥੇ ਗੁਰਾਂ ਦੇ ਪ੍ਰਸੰਗ ਵਿੱਚ ਲਿਖਣੀ ਚਾਹੀਦੀ ਸੀ। 
'ਸਾਖੀਆਂ ਤੋਂ। 

'ਰੱਖਿਆ ਹੈ। 


'ਕੁਸ਼ਟੀ ਸਰੀਰ ਬਹੁਤ ਹੀ ਠੀਕ ਹੋ ਗਿਆ ਹੈ। “ਇਸ਼ਨਾਨ 
ਕਰ ਕੇ ਸਾਰਾ (ਸ਼ਰੀਰ) (ਸੱਜਨ) ਸੋਭਾ ਸਹਿਤ (ਹੋ ਗਿਆ 
ਹੈ)। 





440 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਂ ਦਿਨ ਤੇ ਮਹਿਮਾਂ ਇਸ ਤਾਲ ਕੀ, 
ਹੋਨ ਲਗੀ ਦਿਨ ਹੀ ਦਿਨ ਭਾਰੋ ॥ ੭੫॥ 
ਲੋਗ ਬਿਸਾਖੀ ਦਿਵਾਲੀ ਪੈ ਆਇ, 
ਸ਼ਨਾਨ ਲਗੇ ਕਰਨੇ ਬਹੁ ਮੇਲਾ। 

ਐ ਗੁਰੁ ਖਾਸ' ਸ੍ਰੀ ਰਾਮਦਾਸ, 

ਲਗੇ ਖੁਦਵਾਵਨ ਰੋਜ ਨਵੇਲਾ'। 

ਅਵਤ ਦੇਸ ਬਿਦੇਸਨ ਤੈ ਸਿੱਖ, 

ਤੀਰਥ ਕਾ ਪਰਗੋ ਬਡ ਹੇਲਾ'। 


ਲੈਗਰ ਆਦਿ ਸਭੀ ਬਿਵਹਾਰ, 

ਚਲਯੋ ਗੁਰੁ ਕੋ ਤਬਿ ਜਾਇ ਸੁਹੇਲਾ ॥ ੭੬ ॥ 
ਤ੍ਰਿਭੰਗੀ ਛੰਦ: 

ਸਿੱਖ ਗੁਰੁ ਕੇ ਪਾਇਨ', ਪਾਸ ਉਪਾਇਨਾ:, 
ਅਰਪੈਂ ਆਇਨ', ਬਿੱਤ? ਮਹਾਂ। 

ਪਦ ਪੰਕਜ ਪਰਸੈਂ, ਦਰਸਨ ਦਰਸੈਂ, 


ਮਨ ਮਹਿ ਹਰਸੈਂ, ਕਿੱਤ ਕਹਾਂ'। 

ਗੁਰ ਦੈ ਉਪਦੇਸੰ, ਕਟੈਂ ਕਲੇਸ, 

ਰਹੈ ਨ ਲੇਸੰ, ਅਗਿਆਨੈ। 

ਘਰ ਕੋ ਜਾਵੈ, ਧਰ ਧਯਾਨੰ ॥ ੭੭॥ 

ਸਰ ਸੁਧਾ ਖੁਦਾਯਾ', ਮੁਕਤੀ ਦਾਯਾ, 

ਨ੍ਹਾਯਾ ਪਾਯਾ ਜੋ ਸਬਿ ਹੀ। 

ਸੁਤਿ ਗੁਨ ਖਟ ਚੰਦਾ, ਸਾਲ ਅਮੰਦਾ', 


ਦਾਇ ਅਨੰਦਾ, ਥਾ ਤਬਿ ਹੀ। 
ਗੁਰੁ ਉਚਰੈਂ ਬਾਨੀ, ਧਰਮ ਧਰਾਨੀ', 
ਪਰੇਮ ਪਗਾਨੀ', ਸੁਖ ਖਾਨੀ। 
ਨਿਰਵੇਦਹਿ ਸਾਨੀ', ਬੇਦ ਮਿਲਾਨੀ:, 


ਗਿਆਨਦ ਦਾਨੀ', ਬੁਹਮਾਨੀ” ॥ ੭੮॥ 


!'ਆਪ। 
'ਨਵਾਂ (ਸਰੋਵਰ)। 


'ਤੀਰਥ ਦੇ (ਦਰਸ਼ਨਾਂ ਲਈ) ਵੱਡਾ ਹੱਲਾ ਪੈ ਗਿਆ ਭਾਵ 
ਬਹੁਤੇ ਲੋਕ ਦਰਸ਼ਨਾਂ ਲਈ ਆਉਣ ਲੱਗ ਪਏ। 


'ਚਰਨਾਂ ਦੇ। “ਭੇਟਾ। 
'ਆ ਕੇ। ?ਧਨ। 


'ਕਿਤਨੇ ਕੁ ਕਹਾਂ ਭਾਵ ਬਹੁਤ ਹੀ। 


'ਅੰਮ੍ਿਤ ਸਰ (ਸਰੋਵਰ) ਪੁਟਵਾਇਆ। 


'(ਸੰਮਤ) ੧੬੩੪ (ਬਿ:) ਦਾ ਚੰਗਾ ਸਾਲ ਸੀ। (ਸੁਤਿ- 
ਵੇਦ=੪, ਗੁਣ=੩, ਖਟ=੬, ਚੰਦ=੧=ਉਲਟਾ ਕੇ ੧੬੩੪ 
ਬਿ: ਬਣਿਆ।] 


'ਧਰਮ ਨੂੰ ਧਾਰਨ ਕਰਾਉਣ ਵਾਲੀ। 
ਪਰੇਮ 'ਚ ਲੀਨ ਕਰਨ ਵਾਲੀ। 


'ਵੈਰਾਗ ਨਾਲ ਮਿਲੀ ਹੋਈ। 2ਗਿਆਨ ਦੇ ਨਾਲ ਮਿਲਾਉਣ 
ਵਾਲੀ। 
'ਗਿਆਨ ਦਾ ਆਨੰਦ ਦੇਣ ਵਾਲੀ। “ਬ੍ਰਹਮ ਤੋਂ ਆਈ ਹੋਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 441 


ਬਿਜੈ ਕਰਾਨੀ, ਸਰ ਮੁਕਤੀ। 

ਜਿਹ ਪਢਿ ਸੁਨਿ ਭਗਤੀ, ਪੈਂਹਿ ਬ੍ਰਿੰਕਤੀ', 'ਬਿਰੱਕਤ ਪੁਰਸ਼ ਭਗਤੀ ਪਾ ਲੈਂਦੇ ਹਨ। 

ਸ਼ਕਤੀ ਜਗਤੀ, ਨਰ ਯੁਕਤੀ'। (ਸ਼ਕਤੀ) ਮਾਇਆ ਧਾਰੀ ਭਾਵ ਗ੍ਹਸਤੀ ਪੁਰਸ਼ ਜਗਤ 
('ਚਰਹਿਣ) ਦੀ ਜੁਗਤੀ (ਪਾ ਲੈਂਦੇ ਹਨ)। 

ਗੁਰੁ ਥਿਰਿ ਸਿੰਘਾਸਨ, ਪੂਰੈਂ ਆਸਨ', 'ਆਸਾਂ। 

ਜਾਇ ਨਿਰਾਸ ਨ, ਕੋਇ ਕਭੀ। 

ਨਦਿ ਨਾਮੁ ਬਹਾਯੋ', ਲੌਗਰ ਲਾਯੋ, ਨਾਮ ਦਾ ਦਰਿਆ ਵਗਾ ਦਿੱਤਾ। 

ਜੋ ਜਿਹ ਭਾਯੋ', ਦੇਤਿ ਸਭੀ ॥ ੭੯ ॥ 'ਚਾਹਿਆ, ਮੰਗਿਆ। 
'ਹਰਰੋਜ਼। “ਰਹਿਣੀ 'ਚ ਰਹਿੰਦੇ ਹਨ। 


ਇਕ ਕੁਝ ਦੇਰ ਤੱਕ ਠਹਿਰਦੇ ਹਨ। 


ਪਾਇ ਸਿਧਾਰੈਂ, ਵਡ ਭਾਗੀ ॥। ੮੦॥ 

ਬਹੁ ਬੁੱਢੇ ਸਾਹਿਬ, ਆਦਿ ਮੁਸਾਹਿਬ', 'ਸੁਹਬਤ 'ਚ ਰਹਿਣ ਵਾਲਾ, ਸਾਥੀ, ਪਾਰਖਦ, ਏ.ਡੀ.ਸੀ.। 
ਨਿਤ ਰਹਾਇਬ', ਗੁਰਿ ਪਾਸੰ। 'ਰਹਿੰਦੇ ਹਨ। 
ਗੁਰ ਸਭਾ ਲਗਾਵੈਂ, ਨਿਤ ਪ੍ਰਤਿ ਭਾਵੈਂ, 

ਸਿੱਖ ਥਿਰਾਵੈਂ, ਬਹੁ ਖਾਸੰ। 

ਪੁਨ ਆਇ ਰਬਾਬੀ, ਕਰ ਹੈਂ ਆਬੀ', 

ਰਹਿ ਨਿਤ ਫਾਬੀ, ਸ਼ਬਦ ਧੁਨੀ। 

ਮੁਨਿ ਮਨ ਬਿਰਮਾਵੈਂ', ਰਾਗ ਅਲਾਵੈਂ', 

ਮਿਲ ਮਿਲ ਗਾਵੈਂ, ਚਾਰ ਗੁਨੀ ॥੮੧॥ 

ਭੋਜਨ ਗੁਰੁ ਘਰ ਤੈ, ਦਿਨ ਦਿਨ ਪਰਤੈ, 

ਇਕਰਸ ਵਰਤੈ, ਸਭ ਤਾਂਈ। 

ਜੋ ਜੈਸੋ ਬਾਂਛੇ, ਤੈਸੋ ਆਛੇ, 

ਮਿਲ ਹੈ ਪਾਛੇ, ਸੁਖਦਾਈ। 

ਬਹੁ ਸੰਗਤ ਆਵਤਿ, ਬਿੱਤ' ਚਢਾਵਤਿ, 





442 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਤ ਲਗਾਵਤਿ, ਗੁਰੁ ਸੋਈ। 

ਇਮ ਭਲ ਬਿਵਹਾਰੂ, ਚਲਯੋ ਚਾਰੂ, 

ਜਾਵਤਿ ਭਾਰੂ, ਸਭ ਕੋਈ ॥੮੨॥ 

ਸਤਿਗੁਰ ਕੀ ਬਾਨੀ, ਅੰਮ੍ਰਿਤ ਸਾਨੀ', 

ਬੇਦ ਸਮਾਨੀ, ਸੁਖਦਾਨੀ। 

ਪਠਿ ਸੁਨਿ ਨਰ ਨਾਰੀ, ਕਟੈਂ ਬਿਕਾਰੀ, 

ਲਹਿ ਫਲ ਚਾਰੀ, ਮਨ ਮਾਨੀ। 

ਜਨ ਪਾਇ ਬਿਬੇਕੈਂ', ਭਵ ਦੁਖ ਛੇਕੈਂ”, ।ਗਿਆਨ। “ਸੰਸਾਰਕ ਦੁੱਖ ਕੱਟ ਲੈਂਦੇ ਹਨ। 
ਦਰਸੈਂ ਏਕੈ, ਪਰਬੁਹਮੰ। 

ਗੁਰੁ ਕਰਤਿ ਚਰਿੱਤਰ' , ਐਸ ਬਚਿੱਤਰ”, 'ਕੌਤਕ। “ਅਸਚਰਜ। 

ਪਰਮ ਪਵਿੱਤਰ, ਯੂਤ ਧਰਮੰ ॥੮੩॥ 

ਭਵ ਨਿਧਿ ਤਾਰੇ, ਕਰ ਪਾਰੇ। 

ਅਰਜਨ ਪਾਈ, ਸੁਖ ਕਾਰੇ। 

ਇਕ ਗੁਰ ਕਾ ਭਾਈ, ਹੁਤੋ ਵਡਾਈ', 

ਆਯੋ ਧਾਈ, ਗੁਰ ਪਾਸੰ। 

ਤਿਹ ਨਾਮ ਸਹਾਰੀ, ਭਗਤ ਅਪਾਰੀ, 

ਮਨ ਮੁਦ ਧਾਰੀ, ਧਰ ਆਸੰ ॥੮੪॥ 

ਚਲੋ ਖਰਾਰੀ', ਲਾਹੌਰੰ। 'ਖਰ ਦੈਂਤ ਦੇ ਵੈਰੀ ਭਾਵ ਪ੍ਰਮੇਸ਼ਰ ਰੂਪ। 
ਮਮ ਸੁਤ ਕੋ ਬਯਾਹੂ, ਹੈ ਉਤਸ਼ਾਹੂ, 

ਆਪ ਤਹਾਂ ਹੂੰ, ਸਿਰ ਮੌਰੰ'। 'ਉੱਥੇ ਆਪ ਹੀ ਸ਼੍ਰੋਮਣੀ ਹੋ। 
ਚਲੀਏ ਸੁਖ ਦਾਵਨ, ਕਰੀਏ ਪਾਵਨ, 

ਭੂਮ ਸੁਹਾਵਨ, ਸੋਇ ਸਹੀ। 

ਤਬਿ ਗੁਰੂ ਵਖਾਨਾ, ਹਮਰਾ ਜਾਨਾ, 

ਬਨੈ ਨ ਆਨਾ' ਕੋਇ ਕਹੀ” ॥੮੫॥ 'ਹੋਰ ਥਾਂ। “ਕਿਸੇ ਤਰ੍ਹਾਂ ਵੀ ਕਿਤੇ। 
ਦੋਹਰਾ: 

ਪੁਨਾ ਸਹਾਰੀ ਜੋਰਿ ਕਰ; 

ਕਹਸੋ ਗੁਰੂ ਕੇ ਪਾਸ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇ ਕਰਿ ਆਪ ਨ ਚਲਤ ਹੋ, 

ਪਠੋਂ ਏਕ ਸੁਤ ਖਾਸ' ॥੮੬॥ 

ਤੋਟਕ ਛੰਦ: 

ਤਬ ਪ੍ਰਿਥੀ ਚੰਦ ਕੋ ਗੁਰੂ ਕਹਾ। 

ਤੁਮ ਜਾਹੋਂ ਇਨ ਕੇ ਸੰਗ ਵਹਾਂ। 

ਉਨਿ ਦਯੋ ਜਵਾਬ ਸ਼ਿਤਾਬ' ਭਲੇ। 
ਹਮਰੇ ਤਹਿਂ ਗਏ ਨ ਕਾਮ ਚਲੇ ॥੮੭॥ 
ਪੁਨ ਗੁਰ ਅਰਜਨ ਕਉ ਪਠਜੋ ਤਹਾਂ। 
ਹਿਤ ਪਰਖਨ ਕੇ ਇਸ ਭਾਂਤਿ ਕਹਾ। 
ਹਮਰੇ ਬੁਲਵਾਏ ਬਿਨੁ ਕਬਿ ਹੀ। 

ਤੁਮ ਆਵਨ ਨਾਹਿ ਕਰਯੋ ਅਬਿਹੀ ॥੮੮॥ 
ਸੁਨਿ ਮਾਨ ਰਿਦੈ ਗੁਰਵਾਕ ਭਲੇ। 

ਤਿਨ ਸੰਗ ਲਹੌਰਹਿਂ ਓਰ' ਚਲੇ। 

ਦਿਨ ਕੇਤਕ ਜਾਇ ਲਾਹੌਰ ਰਹੇ। 

ਗੁਰ ਪੰਚਮ ਵੀਚ ਬਿਵਾਹਿ ਅਹੇ ॥੮੯॥ 
ਤਿਨ ਸੋਂ ਗੁਰੁ ਨਾ ਕਿਛੁ ਬਾਤ ਕਰੈਂ। 
ਵਹਿ ਮੋਹ ਅਨੇਕਨ ਭਾਂਤਿ ਧਰੈਂ ॥੯੦॥ 
ਮਿਲਿ ਬਾਲਕ ਹਾਸ ਬਿਲਾਸ ਠਟੈ'। 
ਬਹੁ ਹਸਨ ਰਸਨ ਕੀ ਬਾਤ ਰਟੈੱ”। 

ਗੁਰੁ ਭਲਾ ਬੁਰਾ ਕਿਛੁ ਨਾਹਿ ਕਹੈਂ। 

ਨਿਜ ਧਯਾਨ ਵਿਖੈ ਥਿਰ ਚਾਹਿ ਰਹੈਂ! ॥੯੧॥ 
ਗੀਆ ਛੰਦ: 

ਇਸ ਭਾਂਤਿ ਸੋ ਗੁਰ ਬਯਾਹਿ ਪੇਖ੍ਯੋ 
ਨਿਜ ਸਬੰਧੀ ਕੇਰ ਹੀ। 

ਉਰਿ ਰਹੇ ਧਰਿ ਨਿਰਵੇਦ', 

ਭੇਦ ਨ ਸਕਜੋ ਕੋਊ ਹੇਰ ਹੀ। 

ਤਨ ਥਿਰਯੋ ਵੀਚ ਲਾਹੌਰ ਕੇ, 

ਮਨ ਰਹਜੋ ਗੁਰ ਕੇ ਪਾਸ ਹੈ। 

ਕਬਿ ਗੁਰ ਬੁਲਾਵੈਂ ਮੁਝੈ ਨਿਜ ਢਿਗ, 
ਕਰੈਂ ਨਿਸ ਦਿਨ ਆਸ ਹੈਂ ॥੯੨॥ 


ਕਰਦੇ ਹਨ। 
'ਰਸਨਾ ਤੋਂ ਹੱਸਣ ਦੀਆਂ ਗੱਲਾਂ ਕਰਦੇ ਹਨ। 


'ਇੱਛਾ ਅਨੁਸਾਰ ਟਿਕੇ ਰਹਿੰਦੇ ਹਨ। 


443 





444 


ਗੁਰਿ ਦਰਸ ਹਿਤ ਬਹੁ ਪ੍ਰੇਮ ਉਮਗੈ', 
ਨੈਨ ਜਲ ਭਰਿ ਆਵਹੀਂ"। 


ਢਢਿ ਸਦਨ ਪੈ' ਮਗ ਪਿਖੈਂ ਨਿਸ ਦਿਨ, 
ਚਿੱਤ ਚੈਨ ਨ ਪਾਵਹੀਂ। 

ਨਹਿ ਆਇ ਸਾਕੈਂ ਆਪ ਤੇ', 

ਗੁਰ ਬਚਨ ਕੇ ਬਸ ਮੈ ਪਰੇ। 

ਪੁਨ ਏਕ ਚਿਠੀ ਲਿਖੀ ਗੁਰ ਦਿਸ, 
ਐਸ ਬਿਧਿ ਸੁਨ ਲੇਹੁ ਭਰੇ' ॥ ੯੩॥ 
ਸੀ ਮੁਖ ਵਾਕ 

ਮਾਝ ਮਹਲਾ ੫ 

ਮੇਰਾ ਮਨੁ ਲੋਚੈ' ਗੁਰ ਦਰਸਨ ਤਾਈ ॥ 
ਬਿਲਪ ਕਰੇ ਚਾਤ੍ਰਿਕ ਕੀ ਨਿਆਈ' ॥ 
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ 
ਸੰਤ ਪਿਆਰੇ ਜੀਉ ॥੧॥ 

ਹਉ ਘੋਲੀ ਜੀਉ ਘੋਲਿ ਘੁਮਾਈ' ਗੁਰ ਦਰਸਨ 
ਸੰਤ ਪਿਆਰੇ ਜੀਉ ॥੧॥ ਰਹਾਉ ॥ 
ਇਸ ਭਾਂਤਿ ਪਾਤੀ' ਦੁਖ ਨਿਪਾਤੀ”, 
ਮੋਦ ਦਾਤੀ ਪੇਮ ਸੋਂ। 

ਲਿਖਿ ਪਠੀ ਪੁਰ ਰਮਦਾਸ ਮੈਂ” 

ਗੁਰ ਪਾਸ ਨੀਕੇ ਨੇਮ ਸੋ”। 

ਵਹਿ ਚਢੀ ਪ੍ਰਿਥੀ ਚੰਦ ਕੇ ਕਰ', 

ਪਢੀ ਜਬਿ ਉਨ ਖਾਸ ਹੀ'। 

ਨਹਿੰ ਗੁਰੂ ਚਤਰਥੁ ਕੋ ਦਿਖਾਈ, 

ਆਪ ਰਾਖੀ ਪਾਸ ਹੀ ॥੯੪॥ 

ਦਿਨ ਕਿਤਕ ਬੀਤੇ ਫਿਰ ਜਬੈ, 

ਨਹਿਂ ਅਯੋ ਉੱਤੂ ਕੈਸ ਹੂੰ'। 

ਪੁਨ ਦੂਸਰੀ ਇਕ ਔਰ ਪਾਤੀ, 

ਲਿਖੀ ਅਰਜਨ ਐਸ ਹੂੰ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਉਛਲਦਾ ਹੈ। 

'ਨੇਤ੍ਰਾਂ 'ਚ ਜਲ ਭਰ ਆਉਂਦੇ ਹਨ। “ਇਥੇ ਪਾਠ 'ਸਾਲ ਹੈ' 
ਛਪਿਆ ਹੋਇਆ ਸੀ ਪਰ ਤੁਕਾਂਤ ਅਗਲੀ ਤੁਕ ਨਾਲ ਨਹੀਂ 
ਰਲਦਾ ਸੀ, ਇਸ ਲਈ ਸੁੱਧ ਕਰ ਦਿੱਤਾ ਹੈ। 

ਘਰ ਭਾਵ ਕੋਠੇ ਉਪਰ। 


।ਆਪਣੇ ਆਪ। 


'ਭੁਲੀ ਤਰ੍ਹਾਂ। 


'ਚਾਹੁੰਦਾ ਹੈ। 
'ਪਪੀਹੇ ਵਾਂਗ ਵਿਰਲਾਪ ਕਰਦਾ ਹੈ। 


'ਵਾਰਨੇ ਫੇਰਨੇ। 

'ਪੱਤੂਕਾ। “ਦੁੱਖਾਂ ਨੂੰ ਨਾਸ ਕਰਨ ਵਾਲੀ। 
ਅੰਮ੍ਰਿਤਸਰ ਵਿੱਚ ਭੇਜੀ। 

।ਨਿਯਮ ਅਨੁਸਾਰ। 


'ਹੱਥ। 
!'ਆਪ ਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 445 


ਤਥਾ ਹੀ: 

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ' ॥ __ '(ਮੁਖੋਂ ਨਿਕਲੀ) ਬਾਣੀ ਦੀ ਅਵਾਜ਼ ਸ਼ਾਂਤੀ ਦੇਣ ਵਾਲੀ ਹੈ। 
ਚਿਰੁ ਹੋਆ ਦੇਖੇ ਸਾਰਿੰਗ ਪਾਣੀ' ॥ 'ਪ੍ਰਮੇਸ਼ਰ ਰੂਪ ਸਤਿਗੁਰੂ। 
ਧੰਨ ਸੁ ਦੇਸੁ ਜਹਾ ਤੂ ਵਸਿਆ ਮੇਰੇ ਸਜਣ ਮੀਤ 

ਮੁਰਾਰੇ ਜੀਉ ॥੨॥ 

ਹਉ ਘੋਲੀ ਹਉਂ ਘੋਲਿ ਘੁਮਾਈ ਗੁਰ ਸਜਣ ਮੀਤ 

ਮੁਰਾਰੇ ਜੀਉ ॥੧॥ ਰਹਾਉ ॥ 

ਯਹਿ ਗਈ ਚਿੱਠੀ ਜਬੈ ਇੱਠੀ', 

ਭੂਾਤ ਡਿੱਠੀ ਤੈਸ ਹੈ। 

ਨਹਿ ਗੁਰੂ ਚਤਰਥੁ ਕੌ ਦਿਖਾਈ, 

ਧਾਰ ਭਾਰੀ ਦ੍ੈਸ ਹੈ ॥੯੫॥ 

ਸੋਚ ਰਾਖੀ ਕੋਲ ਹੀ। 

ਜੌ ਸੁਨੈਂਗੇ ਗੁਰ ਏਹੁ ਚਿੱਠੀ, 

ਲੈਂਹ ਤਾਂ ਕੋ ਬੋਲ ਹੀ'। 


ਪੁਨ ਪੇਖ ਕੈ ਅਤਿ ਪ੍ਰੇਮ ਤਾ ਕਾ, 


ਰਹੋਂਗੋ ਮੈ ਏਵ ਹੈਂ ॥੯੬॥ 

ਯਹਿ ਪਾਪ ਪ੍ਰਿਥੀ ਚੰਦ ਕੇ, 

ਮਨ ਮਾਹਿ ਤਬਿ ਹੀ ਬਯਾਪਯੋ'। 

ਫਿਰ ਕਹੋ ਕੌਨ ਮਿਟਾਇ ਸਾਕੈ, 

ਆਪ ਹਰਿ ਜੋ ਥਾਪਯੋ'। 

ਪੁਨ ਤ੍ਰਿਤੀ ਪਾਤੀ ਦੁਖ ਨਿਪਾਤੀ, 

ਸ਼ਾਂਤਿ ਦਾਤੀ ਯੋਂ ਲਿਖੀ। 

ਸੋ ਚਢੀ ਗੁਰੁ ਕਰ, ਪਢੀ ਉਰ ਭਰਿ, 

ਬਢੀ ਪ੍ਰੀਤੀ ਹੈ ਤਿਖੀ ॥੯੭॥ 

ਤਥਾ ਹੀ 

ਇਕ ਘੜੀ ਨ ਮਿਲਤੇ ਤਾ ਕਲਜੁਗੁ ਹੋਤਾ' ॥ 'ਕਲਜੁਗ (ਦੀ ਉਮਰ ਜਿੰਨਾ ਸਮਾਂ ਪ੍ਰਤੀਤ) ਹੁੰਦਾ ਹੈ। 
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥ 





446 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੋਹਿ ਰੈਣਿ ਨ ਵਿਹਾਵੈ' ਨੀਦ ਨ ਆਵੈ ਬਿਨੁ ਦੇਖੇ 

ਗੁਰ ਦਰਬਾਰੇ ਜੀਉ ॥੨੩॥ 

ਹਉ ਘੋਲੀ ਜੀਉ ਘੋਲਿ ਘੁਮਾਈ ਤਿਸੁ ਸਚੇ ਗੁਰ 

ਦਰਬਾਰੇ ਜੀਉ ॥੧॥ ਰਹਾਉ ॥ 

ਤ੍ਰਿਭੰਗੀ ਛੰਦ: 

ਯਹਿ ਪਾਤੀ ਲਿਖ ਕੈ, ਦੈ ਕੈ ਸਿਖ ਕੈ', 'ਸਿੱਖ ਦੇ (ਹੱਥ 'ਚ) ਦੇ ਕੇ। 
ਪਠਯੋ ਸਿਖ ਕੈ', ਬਹੁ ਭਾਂਤੀ। ਸਿੱਖਿਆ ਦੇ ਕੇ। 
ਤਿੰਹਿ ਪਕਰੱਯੋ ਯਹਿ ਪਾਤੀ। 

ਸੋਈ ਕੀਨੀ, ਗੁਰ ਕੌ ਦੀਨੀ, 


ਅਰਜਨ ਕੀ ਚਿੱਠੀ, ਜਬਿ ਗੁਰ ਡਿੱਠੀ, 
ਲਾਗੀ ਮਿੱਠੀ, ਸੋਧ ਕਰੇ' ॥੯੮॥ 
ਤਿਸ ਸਿਖ ਤਾਂਈ, ਇਸ ਤੌਰੰ'। 

ਜੁਗ ਚੀਰੀ' ਆਗੇ, ਕਹੁ ਵਡ ਭਾਗੇ, 
ਤੁਮ ਪਹੁੰਚਾਗੇ, ਕਿਸ ਠੌਰੰ। 
ਪ੍ਥੀਏ ਪਾਈ, ਮੁਝ ਪਾਸੋਂ। 

ਤਬਿ ਹੀ ਬੁਲਵਾਯੋ, ਪ੍ਰਿਥੀਆ ਆਯੋ, 
ਗੁਰੂ ਸੁਨਾਯੋ, ਇਮ ਤਾ ਸੋਂ ॥੯੯॥ 


ਕੂਰ' ਨ ਬਾਨੀ, ਗੋਇ? ਅਬੀ ॥ ੧੦੦॥ 
ਫਿਰ ਤਾਹਿ ਅਲਾਯੋ, ਹਮ ਲਖ ਪਾਯੋ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 447 


ਤੁਮੈ ਸੁਨਾਯੋ, ਕੂਰ ਕਿਸੋਂ। 

ਤੁਮ ਹੂੰ ਜਗ ਸਾਮੀ, ਗੁਰ ਅਭਿਰਾਮੀ', 'ਸੁੰਦਰ। 

ਬਾਤ ਨ ਖਾਮੀ', ਕਹੋ ਇਸੋਂ। 'ਕੱਚੀ। 

ਕਯਾ ਹੁੰਡੀ' ਭਾਰੀ, ਹਮ ਨੇ ਮਾਰੀ, 'ਸ਼ਾਹੂਕਾਰ ਦਾ ਟੋਂਬੂ (ਚੈੱਕ) ਜਿਸ ਨਾਲਰੁਪਈਆ ਵਸੂਲ 
ਕਰੀਦਾ ਹੈ। 

ਚੀਰੀ ਥਾਰੀ, ਹਿਤ ਲੋਭੀ। 

ਜਿਸ ਹਿਤ ਮੁਹਿ ਤਾਰਤ, ਬੰਕ ਨਿਹਾਰਤ', 'ਤਾੜਦੇ ਹੋ ਤੇ ਟੇਢਾ ਦੇਖਦੇ ਹੋ। 

ਰਾਵਰ ਧਾਰਤ, ਚਿਤ ਖੋਭੰ' ॥੧੦੧॥ 'ਗੁੱਸਾ। 

ਦੋ ਉਂਗਲ ਭਰ ਕਾ, ਕਾਗਜ਼ ਵਰਕਾ', 'ੱੜ੍ਹਾ। 


ਉਲਟਾ ਹਮੈਂ ਦਬਾਵਤ ਹੈ ॥ ੧੦੩ ॥ 
ਤਬਿ ਕਹਯੋ ਏਕ ਸੇਵਕ ਕੋ ਸਤਿਗੁਰ, 
ਤੁਮ ਇਸ ਕੀ ਅਬਿ ਜੇਬ ਪਿਖੋ। 

ਉਨਿ ਪ੍ਰਿਥੀ ਚੰਦ ਕੀ ਜੇਬ ਪਿਖੀ, 
ਜੁਗ ਚੀਰੀ ਨਿਕਸੀ ਤਾਹਿ ਵਿਖੋਂ”। 
ਪੁਨ ਬੈਨ ਕਠੋਰ ਪ੍ਰਿਥੀਏ ਕੇਤਕ, 





448 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਕੌ ਕਹੇ ਅਵਾਚ' ਤਬੈ। 

ਸੁਨਿ ਰਾਮਦਾਸ ਗੁਰ ਕੋਪ ਹੋਇ ਕਰਿ, 

ਕਹੋ ਜਾਹੁ ਮੁਝ ਢਿਗੋਂ ਅਬੈ ॥੧੦੪॥ 

ਪਿਤਾ ਸੰਗ ਝਗਰਨ ਤੈ ਹੂ, 

ਪਾਪ ਤੁਝੈ ਸੰਤਾਪ ਮਹਾਂ। 

ਕਪਟੀ ਕੂਰ ਕਲਾਪੀ' ਮੀਣੇ? ! 'ਵੱਡੇ। “ਮੀਸਣੇ (ਮੀਣਾ-ਮੀਸਣਾ, ਮਿੱਨ੍ਹ, ਛਲ ਨੂੰ ਪਰਗਟ ਨਾ 
ਲੁ ਹੋਣ ਦੇਣ ਵਾਲਾ)। 

ਪਾਪੀ ਤੁਮ ਨਰ ਹੋ ਯਹਾਂ। 

ਯਾ ਬਿਧਿ ਸੁਨ ਕਰਿ ਤਬੈ ਪ੍ਿਥੀਆ, 

ਕਹਿ ਕੁਬੈਨ ਨਿਜ ਧਾਮ ਗਯੋ। 

ਪੁਨ ਲਹੌਰ ਤੈ ਅਰਜਨ ਤਾਂਈ, 

ਰਾਮਦਾਸ ਗੁਰ ਬੋਲ ਲਯੋ' ॥ ੧੦੫॥ 

ਦਿਨ ਕੇਤਕ ਫਿਰ ਗੁਰੁ ਰਾਮਦਾਸ ਕੀ, 

ਸੇਵਾ ਅਰਜਨ ਦੇਵ ਕਰੀ। 

ਨਿਸ ਦਯੋਸ ਰਹੈ ਗੁਰ ਕੇ ਢਿਗ ਹੀ, 

ਅਨੁਸਾਸਨ' ਮਾਨਹਿ ਸਰਬ ਖਰੀ?। 

ਗੁਰੁ ਮੈਂ ਧਰਿ ਈਸ੍ਹਰ ਬੁੱਧਿ ਭਲੇ, 

ਮਨ ਸੁੱਧ ਬਿਰੁੱਧ ਨ ਕੋਇ ਕਰੇ। 

ਗੁਨ ਜੇਤਕ ਗੁਰੰਥਨ ਮਾਂਹਿ ਕਹੇ, 

ਸਭਿ ਗੁਰ ਅਰਜਨ ਮੈਂ ਆਹਿ ਭਰੇ' ॥੧੦੬॥ __'ਭਲੀ ਪ੍ਰਕਾਰ। 

ਭਾਈ ਸਾਲ੍ਹੋ ਆਦਿ ਵਰੈਂ”। ਸ੍ਰੇਸ਼ਟ (ਸਿੱਖਾਂ) ਨੇ। 

ਗੁਰ ਸਿੱਖਨ ਮਿਲ ਕਰਿ ਕਈ ਬਾਰ, 

ਗੁਰ ਪਾਸ ਰਰਯੋ ਅਸ ਜੋਰਿ ਕਰੈ”। 'ਹੱਥ ਜੋੜ ਕੇ। 

ਅਬਿ ਠੀਕ ਭਯੋ ਗੁਰੁ ਗਾਦੀ ਲਾਯਕ, 

ਅਰਜਨ ਸਭਿ ਬਿਧਿ ਹਮ ਲਖਜੋ। 

ਪੁਨ ਰਾਮਦਾਸ ਸਤਿਗੁਰੁ ਨੈ ਭੀ, 

ਸਮਾਂ ਅਖੀਰੀ ਨਿਕਟ ਪਿਖਯੋ ॥੧੦੭॥ 

ਤਬਿ ਰੀਤਿ ਸਭੀ ਗੁਰ ਕੇ ਘਰ ਕੀ, 

ਕਰਿ ਕੈ ਭਰ ਕੈ ਮਨ ਮੋਦ ਸਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 449 


ਗੁਰ ਰਾਮਦਾਸ ਨੈ ਦਈ ਗੁਰਸਾਈ, 

ਗੁਰ ਅਰਜਨ ਕੋ ਠੀਕ ਵਹੀਂ”। ਉਥੇ (ਅੰਮ੍ਰਿਤਸਰ ਵਿੱਚ)। 
ਸੰਮਤ ਸੋਲਾਂ ਸੌ ਸੈਂਤੀ ਥਾ, 

ਜਾਨਤ ਹੈਂ ਗੁਰ ਸਿੱਖ ਸਭੇ। 

ਦਿਨ ਕੇਤਕ ਫੇਰ ਰਹੇ ਧਰ ਪੈ, 

ਗੁਰ ਰਾਮਦਾਸ ਮਨਿ ਮੋਦ ਫਬੇ ॥੧੦੮॥ 

ਗੁਰ ਕੇ ਘਰ ਕਾ ਬਿਵਹਾਰ ਸਭੀ, 

ਗੁਰੁ ਪੰਚਮ ਕੀ ਭੁਜ ਥਾਪ ਦਯੋ'। 'ਭਾਵ ਹੱਥਾਂ 'ਚ ਸੌਂਪ ਦਿੱਤਾ। 
ਨਿਜ ਜੋਤ ਦਈ ਗੁਨ ਗੱਥ ਕਯੋ'। ਸਮੂੰਹ ਗੁਣਾਂ ਸਹਿਤ ਕਰ ਦਿੱਤਾ। 
ਨਵ ਨਿੱਧਿ, ਸਿੱਧਿ ਦਸ, ਰਿੱਧਿ ਦਈ, 

ਸਮਰਿੱਧ' ਕਰਯੋ ਸਭਿ ਬਿੱਧਿ ਮਏ”। 'ਵੱਡੀ ਬਿਭੂਤੀ ਵਾਲੇ। “ਸਭ ਤਰ੍ਹਾਂ ਨਾਲ। 
ਬਿਵਹਾਰ ਜਿਤੇ ਗੁਰ ਕੇ ਘਰ ਕੇ, 

ਸਮਝਾਇ ਸੁ ਗੋਇੰਦਵਾਲ ਗਏ ॥ ੧੦੯ ॥ 


ਗੁਰੁ ਸਮਾਧਿ ਢਿਗ' ਜਾਇ ਭਲੇ। ਸ੍ਰੀ ਗੁਰੂ ਅਮਰਦਾਸ ਜੀ ਦੀ ਸਮਾਧ ਕੋਲ। 
ਤ੍ਰਿਣ ਜਯੋਂ ਤਨ ਤਜਿ ਰਾਮਦਾਸ ਗੁਰੁ, 

ਜੋਤਿ ਵੀਚ ਨਿਜ ਜੋਤਿ ਰਲੇ। 

ਤਬਿ ਸੰਮਤ ਸੋਲਾਂ ਸੈ ਅਠੱਤੀ ਥਾ, 

ਭਾਦੋਂ ਸੁਦੀ ਤੀਜ ਲਖ ਲੈ'। 

ਕਰਿ ਲੌਕਕ' ਬੈਦਕ ਰੀਤਿ” ਅਰੱਜਨ, 


ਆਇ ਸੁਧਾਸਰ ਕੁਟੰਬ ਲੈ ॥੧੧੦॥ 
ਦੋਹਰਾ: 
ਰਾਮਦਾਸ ਗੁਰ ਕੀ ਕਥਾ, 
ਜਥਾ ਜੋਗ ਪ੍ਰਕਾਸ। 
ਨੌਰ ਥਿਤੀ ਕੀ ਪਿਖਿ ਇਤੀ, 
ਇਤੀ ਸੁ ਕਿਤੀ ਨਿਵਾਸ' ॥ ੧੧੧॥ ਨਿਹ 
| 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਚਤਰਸੁ ਗੁਰੂ ਕਾ ਜੋਤੀ ਜੋਤ 
ਸਮਾਵਨ ਪ੍ਰਸੰਗ ਬਰਨਨੰ' ਨਾਮ ਸਤਾਰਮੋ ਬਿਸੁਾਮ ॥ ੧੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੮. (ਸਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਥਾ ਅਰੰਭ) 


ਦੋਹਰਾ: 
ਕਹੇ ਕੌਨ ਕਮਨੀਯ'। 


ਸੀ ਹਰਿ ਕ੍ਰਿਸ਼ਨ ਕੁਮਾਰ ਬਪ, 
ਤਾਂ ਤੇ ਅਤਿ ਰਮਨੀਯ' ॥੧॥ 


ਲੋਚਨ ਚਾਰੁ ਬਿਮੋਚਨੁ ਸੋਚਨ, 
ਪੋਚ ਸਕੋਚਨ ਨੋਚਨ ਵਾਰੇ'। 


ਮਦ ਭੰਜਨ ਕੰਜਨ ਖੰਜਨ ਭਾਰੇ'। 
ਕੁੰਦ ਕਲੀ ਬਿਕਸੀ ਸੁਖ ਕਾਰੇ'। 


ਅਸਰੂਪ ਅਨੂਪਮ ਬਾਲ ਗੁਰੂ ਪਰ, 
ਪ੍ਰਾਨ ਗਜਾਨ ਹਰੀ ਨਿਜ ਵਾਰੇ ॥੨॥ 
ਅਰਜਨ ਜੇਵੰ ਅਰਜਨ ਪੂਰੈ'। 


ਅਰਿਜਨ ਸੂਲਦ ਅਰਜਨ ਰੂਰੈ'। 


ਅਰਜਨ ਮਾਨਸ ਅਰਜਨਿ ਬਾਨਿਸ, 


ਕ੍ਰੋੜਾਂ ਕਾਮ ਦੇਵਾਂ ਦੀ (ਕਾਂਤੀ) ਸੁੰਦਰਤਾ ਨੂੰ ਕੌਣ (ਕਮਨੀਯ) 
ਸੁੰਦਰ ਕਹਿ ਸਕਦਾ ਹੈ। 


(ਕਿਉਂਕਿ) ਬਾਲ ਸਰੂਪ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ 
ਤਿਨ੍ਹਾਂ (ਕਰੋੜਾਂ ਕਾਮਦੇਵਾਂ ਦੀ ਸੁੰਦਰਤਾ) ਨਾਲੋਂ ਬਹੁਤ ਸੁੰਦਰ 
ਹਨ। 


(ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ) ਸੁੰਦਰ ਨੇਤ੍ਰ ਸੋਚਾਂ ਨੂੰ 
ਕੱਟਣ ਵਾਲੇ ਅਤੇ (ਪੋਚ) ਨੀਚਤਾ ਨੂੰ ਉਖੇੜ ਕੇ ਸਮੇਟਣ 
(ਖ਼ਤਮ ਕਰਨ) ਵਾਲੇ ਹਨ। 


'ਸੁਰਮੇ ਤੋਂ ਬਿਨਾਂ ਹੀ ਪੁਸੰਨ ਕਰਨ ਵਾਲੇ ਅਤੇ ਕੰਵਲ ਤੇ 
ਮਮੌਲੇ ਦੇ ਭਾਰੇ ਹੰਕਾਰ ਨੂੰ ਭੰਨਣ ਵਾਲੇ ਹਨ। 


'[(ਆਂਜਨ) ਦੰਦਾਂ ਦੀ ਸੋਭਾ ਬਿਜਲੀ ਦੀ ਚਮਕ ਵਾਂਗ ਚਮਕਦੀ 
ਹੈ (ਜਾਂ ਸਮਝੋ) ਮਰਤਬਾਨ ਦੇ ਫੁੱਲਾਂ ਦੀਆਂ ਸੁਖਦਾਈ ਕਲੀਆਂ 
ਖਿੜੀਆਂ ਹੋਈਆਂ ਹਨ। 


'ਦੇਵਤਿਆਂ ਦੇ (ਅਰਜਨ) ਕਲਪ ਬ੍ਰਿਛ ਵਾਂਗ (ਕਾਮਨਾ 
ਪੂਰੀਆਂ ਕਰਨ ਵਾਲੇ) ਅਤੇ (ਅਰਜਨ) ਦਾਸਾਂ ਦੇ ਸੇਵਨ ਯੋਗ 
ਹਨ। (ਅਰਜਨ) ਕਉਊ ਬ੍ਰਿੱਛ ਵਰਗੀ ਸੋਭਾ ਹੈ (ਅਰਜਨ) 
ਮਨੌਰਥਾਂ ਨੂੰ ਪੂਰਨ ਕਰਨ ਵਾਲੇ ਹਨ। 


।(ਜਿਨ੍ਹਾਂ ਦੇ ਗੁਣਾਂ ਦੀ) (ਅਰਜ) ਚੌੜਾਈ ਤੇ ਲੈਬਾਈ (ਨ) 
ਨਹੀਂ (ਜਾਣੀ ਜਾਂਦੀ) (ਅਰਜਨ) ਉੱਦਮ ਦੇ ਮੁੱਢ ਹਨ 
(ਅਰਿਜਨ) ਵੈਰੀ ਜਨਾਂ ਲਈ ਦੁਖਦਾਈ (ਪਰ) (ਅਰਜਨ) 
ਸ਼ੁਧ ਅੰਤਹ ਕਰਨ ਵਾਲਿਆਂ ਲਈ ਸੁੰਦਰ ਸਰੂਪ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 451 


ਅਰਜਨ ਠਾਨਸ ਅਰਿਜਨ ਚੁਰੈ'। 


ਤਾਂ ਗੁਰ ਅਰਜਨ ਕੇ ਗੁਨ ਅਰਜਨ, 
ਅਰਜਨ ਪਰਜਨ ਫਰਜ਼ ਜ਼ਰੂਰੈ' ॥ ੩ ॥ 


੫ 


ਦੋਹਰਾ: 
ਪੰਚਮ ਗੁਰ ਕੀ ਪੰਚ ਦਰ, 
ਕਥਾ ਪੰਚ ਪਰਸੰਚਾ। 


ਪੰਚਨ ਧਰਿ ਕਰਿ ਪੰਚ ਸੁਰ, 
ਸੁਨੋ ਸਤਾ ਪੰਚ' ॥੪॥ 


ਬਿਸਵੇ ਰਿਤੁ' ਚਾਂਦੁ ਬਿਸਾਖ ਵਦੀ ਸਤਮੀ, 
ਕੁਜਵਾਰ' ਸੁ ਚਾਰੁ ਸਕਾਰੇ”। 

ਪ੍ਗਟੇ ਪੁਰ ਗੋਇੰਦਵਾਲ ਵਿਖੇ, 

ਮੁਦ ਦਾਂਨ ਸਗੱਨ ਲਗੱਨ ਮਝਾਰੇ'। 

ਘਰ ਮੈ ਪਰਕਾਸ਼ ਹੁਲਾਸ ਬਢਜਯੋ ਪੁਰ', 
ਫੂਲ ਅਕਾਸ਼ਹਿ ਤੈ ਸੁਰ ਡਾਰੇ'। 

ਫਿਰਗੇ ਤਬਿ ਹੀ ਸਬਿ ਹੀ ਜਨ ਕੇ ਮਨ ਹੈਂ, 
ਹਰਿਨਾਮ ਦਿਸਾ ਬਿਨ ਬਾਰੇ' ॥੪॥ 
ਬਾਲ ਚਰਿੱਤਰ ਪਵਿੱਤ੍ਹ ਕਰੇ ਅਸ, 

ਲੋਗ ਬਚਿਤ੍ਰ' ਕਰੇ ਭਵ” ਪਾਰੇ। 

ਏਕ ਸਮੈ ਗੁਰ ਤੀਸਰ ਕੇ ਢਿਗ, 

ਖੇਲਤਿ ਗਾਦੀ ਪੈ ਜਾਇ ਪਧਾਰੇ'। 

ਲੈ ਕਰਿ ਗੋਦ ਸਮੋਦ' ਕਹਯੋ ਉਨਿ, 
ਹੋਵਹੁਗੇ ਤੁਮਹੂੰ ਗੁਰੁ ਭਾਰੇ। 

ਬਾਤ ਬਖਯਾਤ' ਭਈ ਵਹਿ ਸਾਤ”, 


(ਸਾਧ ਸੰਗਤ ਰੂਪ) ਮਾਨ ਸਰੋਵਰ ਦੇ (ਅਰਜਨ) ਉਜਲ ਹੰਸ 
ਹਨ (ਅਰਜਨ) ਅਰਜਨ ਦੇ ਤੀਰਾਂ ਵਰਗੀ ਬਾਣੀ ਦੀ 
(ਅਰਜਨ) ਬੱਦਲ (ਵਾਂਗ ਬਰਖਾ ਕਰ ਕੇ ਕਾਮਾਦਿਕ) 
(ਅਰਿਜਨ) ਵੈਰੀ ਜਨਾਂ ਨੂੰ ਚੂਰਨ ਕਰ ਦੇਂਦੇ ਹਨ। 


'ਤਿਸ (ਅਰਜਨ) ਸ੍ਰੀ ਗੁਰੂ ਅਰਜਨ ਦੇਵ ਜੀ ਦੇ (ਬੇਅੰਤ) 
(ਅਰਜਨ) ਨਿਰਮਲ ਗੁਣ ਹਨ। ਉਹ (ਪਰਜਨ) ਪਰਾਏ ਜਨਾਂ 
ਦੀਆਂ (ਅਰਜਨ) ਬੇਨਤੀਆਂ ਨੂੰ ਸੁਣਨਾ ਵੀ ਆਪਣਾ ਜ਼ਰੂਰੀ 
ਫਰਜ਼ ਸਮਝਦੇ ਹਨ। 


ਪੰਜਵੇਂ ਗੁਰਾਂ ਦੀ (ਪੰਚ) ਉੱਤਮ ਕਥਾ (ਪੰਚ) ਗੁਰਮੁਖਾਂ ਦੇ 
(ਦਰ) ਰਾਹੀਂ ਆਪਣੇ ਹਿਰਦੇ ਅੰਦਰ ਭਲੀ ਤਰ੍ਹਾਂ ਇਕੱਤਰ ਕਰੋ। 


'ਪੰਜਾਂ (ਸਤ ਸੰਤੋਖ ਆਦਿਕਾਂ ਨੂੰ) ਧਾਰ ਕੇ ਅਤੇ ਪੰਜਾਂ 
(ਗਿਆਨ ਇੰਦਰੀਆਂ) ਨੂੰ ਇਕ ਸੁਰ ਕਰ ਕੇ ਮੁਖੀ ਸ੍ਰੋਤਾ ਜਨੋ 
(ਕਥਾ) ਸੁਣੋ। 

'ਬਸੰਤਰੁੱਤ। 

'ਮੰਗਲਵਾਰ। ਅੰਮਿਿਤ ਵੇਲੇ। 

'ਅਨੰਦ ਦੇਣ ਵਾਲੇ ਸ਼ਗਨਾਂ ਤੇ ਲਗਨਾਂ ਵਿੱਚ। 
'ਸ਼ਹਿਰ 'ਚ ਅਨੰਦ ਵਧਿਆ। 

'ਦੇਵਤਿਆਂ ਸੁੱਟੇ। 

ਬਿਨਾਂ ਦੇਰੀ ਤੋਂ। 


'ਅਣਗਿਣਤ। “ਸੰਸਾਰ (ਸਮੁੰਦਰ ਤੋਂ )। 


'ਗੁਰਗੱਦੀ ਦੇ ਉਪਰ ਚਲੇ ਗਏ। 
'ਅਨੰਦ ਸਹਿਤ ਹੋ ਕੇ। 


'ਪੁਗਟ। ?ਸੱਚੀ। 





452 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਨੇ ਗੁਰੁ ਏਹੁ ਮਹਾਂ ਸੁਖਕਾਰੇ ॥੫ ॥ 
ਧਨ ਜਦਯਪਿ ਜੇਤਕ ਥਾ ਘਰ ਮੈਂ, 
ਅਸਬਾਬ ਸਮੇਤ ਨਰੰਚਕ ਛੋਰਾ। 
ਅਪਨੇ ਘਰ ਮੈ ਸਬਿ ਡਾਲ ਲਯੋ', 
ਪਿਰਥੀ ਸਸਿ ਨੈ ਕਰਿ ਕੈ ਬਡ ਜ਼ੋਰਾ। 
ਪੁਨ ਫੇਰ ਮਸੰਦ ਬੁਲੰਦ ਲਏ, 

ਵਿੱਤ ਦੈ ਰਿਸ਼ਵੱਤ ਅਪਾਰ ਬਹੋਰਾ'। 


ਗੁਰ ਕੀ ਦਿਸ ਆਵਨ ਦੇਹ ਕਿਸੇ ਨਹਿ, 
ਬਾਦ ਬਿਬਾਦ' ਰਖੈ ਨਿਸ ਭੋਰਾ! ॥੬॥ 
ਜਬਿ ਆਮਦਨੀ ਸਬਿ ਬੰਦ ਭਈ, 
ਗੁਰਿ ਜ਼ੇਵਰ ਬੇਚ ਸੁ ਲੰਗਰ ਦੇਵੈਂ। 
ਫਿਰ ਆਖਰ ਬੰਦ ਭਯੋ ਵਹਿ ਭੀ, 
ਬਿਨ ਆਮਦ ਤੈ' ਕਹ ਲੌ ਖਰਚ ਖੇਵੈਂ?। 
ਗੁਰੁ ਮਾਤਲ' ਜੋ ਗੁਰਦਾਸ ਅਯੋ, 


ਅਤਿਸੈ ਬਿਸਮਾਇ ਰਹਜੋ ਲਖਿ ਭੇਵੈਂ। 
ਬਿਰਧਾਦਿਕ' ਸਿੱਖਨ ਸੋਂ ਮਿਲ ਕੈ, 
ਤਿਨਿ ਉੱਦਮ ਯਾ ਬਿਧਿ ਕੀਨ ਅਮੇਵੈਂ ॥ ੭॥ 
ਪਿਖਿ ਵੇਲਹਿ ਮੇਲਹਿ ਕਾਤਕ ਕਾ', 
ਦਿਸ ਚਾਰਹੁਂ ਕੇ ਮਗ ਮੈਂ ਚਲ ਜਾਵੈਂ। 
ਮਿਲਿ ਸੰਗਤ ਕੋ ਬਹੁ ਪੇਰ ਲਿਆਇ, 
ਝੁਕਾਇ ਗੁਰੂ ਪਦ ਭੇਟ ਦਿਵਾਵੈਂ। 
ਪਿਰਥੀ ਸਸਿ ਕੀ ਜਬਰੀ ਬਹੁਧਾ', 
ਗੁਰ ਕੀ ਸਬਰੀ' ਸਬਿ ਰੀਤਿ ਸੁਨਾਵੈ। 
ਸੁਨਿ ਕੈ ਸਬਿ ਸਿੱਖ ਪੁਨਾ ਨਿਜ, ਦੇਸ 
ਬਦੇਸਨ ਔਰਹਿਂ ਜਾਇ ਜਨਾਵੈਂ ॥੮॥ 
ਜਬਿ ਫੈਲ ਗਈ ਇਮ ਦੇਸ ਬਦੇਸਨ ਮੈਂ, 
ਪ੍ਰਿਥੀ ਸਸਿ ਕੀ ਬੁਰਿਆਈ। 

ਦਸਵੰਧ ਜਿਤੋ ਜਿਸ ਪੈ ਤਬਿ ਥਾ, 

ਗੁਰ ਕਾ ਗੁਰ ਕੇ ਢਿਗ ਦੀਨ ਪੁਚਾਈ। 


'ਫੇਰ ਬਹੁਤਾ ਧਨ ਵੱਢੀ ਦੇ ਕੇ ਵੱਡੇ ਮਸੰਦ (ਆਪਣੇ ਬਣਾ) 
ਲਏ। 


'ਝਗੜਾ ਤੇ ਬਖੇੜਾ। “ਰਾਤ ਦਿਨ। 


।ਆਮਦਨੀ ਤੋਂ ਬਿਨਾਂ। “ਕਿਥੋਂ ਤੱਕ ਖ਼ਰਚ ਸਹਾਰਨ। 
'ਮਾਮਾ। 

'ਭੇਦ ਨੂੰ ਜਾਣ ਕੇ। 

'ਬਾਬਾ ਬੁੱਢਾ ਜੀ ਆਦਿਕ। 


'ਦੀਵਾਲੀ ਦੇ ਮੇਲੇ ਦਾ ਸਮਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਲੈਗਰ ਆਦਿ ਬਿਹਾਰ ਜਿਤੋ, 

ਗੁਰੁ ਕਾ ਲਗਯੋ ਚਲਨੇ ਬਹੁ ਭਾਈ'। 'ਬਹੁਤ ਤਰ੍ਹਾਂ। 
ਰਾਜ ਬਾਜ' ਰਥਾਦਿ” ਗਉ ਮਹਿਖੀ”, 'ਹਾਥੀ। “ਘੋੜੇ। “ਮੱਝਾਂ। 
ਬਹੁ ਜ਼ੇਵਰ ਬਾਸਨ' ਲੀਨ ਬਨਾਈ ॥ ੯॥ 'ਗਹਿਣੇ ਤੇ ਭਾਂਡੇ। 
ਭੀਰ ਰਹੈ ਗੁਰ ਕੈ ਦਰ ਪੈ, 

ਮਨ ਬਾਂਛਿਤ ਪਾਇ ਸਬੈ ਜਨ ਜਾਏ। 

ਪੇਖਿ ਰਿਸਾਇ ਮਹਾਂ ਦੁਖ ਪਾਇ, 

ਪ੍ਰਿਥੀ ਸਸਿ ਕਾ ਬਸ ਨਾਹਿ ਬਸਾਏ'। 

ਸੰਗਤਿ ਦੇਸ ਬਦੇਸਨ ਤੈ, 

ਬਸਤੂ ਬਹੁ ਲੈ ਗੁਰ ਕੇ ਢਿਗ ਆਏ। 

ਪਾਇਨ ਪਾਸ' ਉਪਾਇਨ: ਦੈ ਬਹੁ, 'ਚਰਨਾਂ ਕੋਲ। “ਭੇਟਾ। 
ਲੈ ਉਪਦੇਸ ਕਲੇਸ ਮਿਟਾਏ ॥੧੦॥ 

ਪੁਨ ਆਪ ਦਿਵਾਨ ਲਗਾਇ ਬਿਰੈਂ ਗੁਰੁ, 

ਚਾਰੁ ਚਹੂੰ ਦਿਸ ਸਿਖ ਬਿਰਾਜੈ'। 

ਸੁਚ ਹੇਮ' ਸਿੰਘਾਸਨ ਹੀਰਨ ਸੋਂ 

ਖਚਜਯੋ', ਪਿਖਿ ਸੂਰ ਸਸੀ ਦੁਤਿ? ਲਾਜੈ। 

ਗੁਰ ਰੂਪ ਅਨੂਪਮ ਤਾਂ ਪਰ ਭ੍ਰਾਜਤ' , 

ਜੈਸ ਰਮੇਂਦੁ' ਸੁਰੇਂਦੂ” ਰਾਜੈ। 

ਵਰ ਚਾਮਰੁ ਚਾਰੁ ਚਲੈ ਚਹੁ ਘਾ', 

ਪਿਖਿ ਸਿਖ ਰਰੈਂ ਗੁਰ ਕੇਰ ਸਦਾ ਜੈ ॥ ੧੧॥ 

ਵਰ ਰਾਗ ਅਲਾਪਤ ਖਾਪਤ ਸੋਗਹਿਂ, 

ਸਾਜ ਮਿਲਾਇ ਬਨਾਇ ਰਬਾਬੀ। 

ਗੁਰ ਚਾਰਿਨਿ ਕੀ ਵਰ ਬਾਨਿ ਉਚਾਰਤ, 

ਜੋ ਸੁਨ ਤਜਾਗਤ ਚਿੱਤਿ ਖਰਾਬੀ। 

ਆਵਤ ਜਾਵਤ ਸਿੱਖ ਘਨੇ, 

ਬਹੁ ਭੀਰ ਰਹੇ ਗੁਰੁ ਕੇ ਢਿਗ ਫਾਬੀ। 

ਮਾਘ ਬਿਤੇ ਦਿਨ ਜਯੋਂ ਸਰਸਾਵਤ', 

ਤਯੋਂ ਰਮਦਾਸ ਪੁਰੇ ਮਹਿਂ ਆਬੀ' ॥੧੨॥ 

ਹੋਨ ਲਗੀ ਦਿਨ ਹੀ ਦਿਨ ਮੈਂ ਗੁਲਜ਼ਾਰ', 

ਅਗਾਰ' ਬਜ਼ਾਰ ਬਨੈ ਹੈਂ। 





454 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਰ ਨਾਰਿ ਅਪਾਰ ਹਜ਼ਾਰਹਿਂ ਆਵਤ, 

ਨਿਤਹਿਂ ਬਿੱਤ' ਅਮਿਤਹਿ? ਦੈਹੈਂ। 'ਧਨ। “ਬਹੁਤਾ। 

ਗੁਰ ਸੋ ਧਨ ਲੈ ਕਰ ਲੰਗਰ ਲਾਵਤ, 

ਪਾਵਤ ਭੋਜਨ ਜੋ ਜਨ ਐਹੈਂ। 

ਗੁਰ ਕੋ ਦਰਸੈਂ ਪਰਸੈਂ ਹਰਸੈਂ, 

ਗਹਿ ਕੈ ਉਪਦੇਸ਼ ਸ੍ਰਦੇਸ਼ ਸਿਧੈ ਹੈਂ ॥੧੩॥ 

ਤਾਲ ਮਹਾਨ ਲਗੇ ਖੁਦਵਾਨ, 

ਸੁਧਾਸਰ ਜਾਨ ਸਮਾਨ ਜੁ ਅਰਜਨ'। 'ਅਲਪ ਬ੍ਰਿਛ। 

ਅਰਜਨ' ਕੀਨ ਮਜੂਰ ਘਨੇ ਸਿਖ, 'ਇਕੱਠੇ। 

ਕੇਤਕ ਲਾਵੈਂ ਪਜਾਵੈਂ ਸੁ ਕਰਜਨ'। 'ਕਈ ਜਨ (ਸੇਵਕ) (ਸੁ ਕਰ) ਆਪਣੇ ਹੱਥੀਂ (ਪਜਾਵੈ) ਆਵੈ 
ਲਾਉਂਦੇ ਹਨ। 

ਅਰਜਨ' ਪੂਰਨ ਹਾਰ ਅਪਾਰ ਸੁ, 'ਮਨੌਰਥ। 

ਦੇਵਤ ਸਿੱਖਨ ਕੋ ਗਤਿ ਅਰਜਨ'। ਸ੍ਰੇਸ਼ਟ ਮੁਕਤੀ। 

ਅਰਜਨ ਜ੍ਯੋਂ! ਗੁਰ ਸਿੱਖਨ ਬੁਝਯੋ, 'ਪਾਂਡਵਾਂ ਦੇ ਮੰਝਲੇ ਭਰਾ ਵਾਂਗ। 

ਏਕ ਦਿਨਾ ਗੁਰ ਸਾਹਿਬ ਅਰਜਨ ॥ ੧੪॥ 

ਦੋਹਰਾ: 

ਅੰਮ੍ਰਿਤੁ ਸਰ ਕਿਹ ਹੇਤੁ ਤੈ', 

ਨਾਮ ਭਯੋ ਯਹਿ ਤਾਲ। 

ਸੰਸਾ ਹਮਰਾ ਹਰੋ' ਗੁਰੁ, 

ਕਹਿ ਫੁਰ' ਗਾਥ ਬਿਸਾਲ ॥੧੫॥ 

ਚੌਪਈ: 

ਤਬਿ ਗੁਰੁ ਪੰਚਮ ਐਸ ਬਖਾਨਾ। 

ਗੁਰ ਸਿਖ ਸਿਦਕੀ ! ਸੁਨੋ ਮਹਾਨਾ। 

ਚਾਰ ਹੇਤੁ' ਤੈ ਭਯੋ ਨਾਮ ਯਹਿ। 

ਸੋ ਹੇਤੂ ਅਬਿ ਸਬਿ ਹੀ ਦਿਹਂ ਕਹਿ ॥੧੬॥ 

ਜਬਿ ਸੀ ਅੰਗਦ ਕੋ ਗੁਰਿਆਈ। 

ਮਿਲੀ ਤੁ ਸੀ ਸਸਿ' ਕੋਪ ਬਢਾਈ। 

ਦਯੋ ਸ੍ਰਾਪ ਐਸੇ ਮੂੰਹ ਪਾੜਾ। 

ਗੱਦੀ ਲਈ ਕੋੜ੍ਹੀ ਕਰਿਆੜਾ' ॥੧੭॥ 

ਤਬਿ ਤੇ ਉਨ ਕੇ ਕੁਸ਼ਟ ਨਿਸ਼ਾਨੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਅੰਗੂਠੇ ਚਰਨ ਰਹਾਨੀ। 

ਤਾਂ ਕਾ ਤਿਨ ਕੋ ਦਰਦ ਅਪਾਰੇ। 

ਰਹੈ ਰੈਨ ਦਿਨ ਨੀਂਦ ਨ ਧਾਰੇਂ ॥੧੮॥ 
ਅਮਰ ਦੇਵ ਨਿਜ ਮੁਖ ਮੈਂ ਧਰ ਕੈ। 
ਜਬਿ ਤਕ ਥਿਰੈ ਅੰਗੂਠਾ ਫਰ ਕੈ। 

ਤਬਿ ਤੱਕ ਨੀਂਦ ਗੁਰੂ ਕੌ ਆਵੈ। 

ਇਸ ਫ਼ਿਕਰ ਮੈਂ ਅਮਰ ਰਹਾਵੈ ॥ ੧੯॥ 
ਸਿਰੀ ਚੰਦ ਢਿਗ ਵਹਿ ਪੁਨ ਗਏ। 
ਸੇਵਾ ਅਰਜ਼ ਕਰਤ ਬਹੁ ਭਏ। 

ਹੂੰ ਖੁਸ਼ ਸਿਰੀ ਸਸਿ ਗਿਰਾ ਅਲਾਈ। 
ਜਰੀ' ਅੰਮ੍ਰਿਤੀ ਮਿਲੈ ਕਿਥਾਈ ॥ ੨੦॥ 
ਸੋ ਘਸ ਚਰਨ ਅੰਗਦਹਿ ਲਾਵੈਂ। 

ਤਬਿ ਹੂੰ ਮਰਜ਼' ਦੂਰ ਸੁਖ ਪਾਵੈਂ। 

ਤਾਂ ਦਿਨ ਤੇ ਗੁਰੁ ਅਮਰ ਮਹਾਨੋ। 

ਕਰੀ ਤਲਾਸ਼' ਜਰੀ ਬਹੁ ਥਾਨੌ ॥੨੧॥ 
ਆਖਰ ਇਸੀ ਜਗ੍ਹਾ' ਤੈ ਪਾਈ। 

ਜਬਿ ਵਹਿ ਘਸ ਕਰ ਚਰਨ ਲਗਾਈ। 
ਤਤਛਿਨ ਮਰਜ਼ ਦੂਰ ਵਹਿ ਭਈ। 
ਨਿਸ' ਦੂਰ ਜਯੋਂ ਸੁਰ ਪਿਖਈ? ॥੨੨॥ 
ਯਾਂਹੀ ਤੇ ਗੁਰ ਤੀਸਰ ਐ ਕੈ। 
ਰਾਮਦਾਸ ਪੁਰ ਇਹਾਂ ਬਸੈ ਕੈ। 

ਜਰੀ ਮਿਲੀ ਥੀ ਜਹਿੰ ਤੇ 'ਵਹਾਂ। 

ਤਾਲ ਲਗਾਵਨ ਹਿਤ ਉਨ ਕਹਾ' ॥੨੨॥ 
ਮਿਲੀ ਅੰਮ੍ਿਤੀ ਜਰੀ ਜਾਂਹਿ ਤੈ। 

ਨਾਮ ਅੰਮ੍ਰਿਤ ਸਰ ਭਯੋ ਤਾਂਹਿ ਤੈ। 

ਇਕ ਕਾਰਣ ਯਹਿ ਕਹਯੋ ਸੁਨਾਈ। 
ਦੂਸਰ ਸੁਨੋ ਭਲੇ ਮਨ ਲਾਈ ॥੨੪॥ 
ਰਾਮਦਾਸ ਗੁਰੁ ਬਾਧਯੋ ਗਾਮੂ'। 

ਨਾਮ ਅਪਨੇ ਪਰ ਰਾਖਯੋ ਨਾਮੂ। 

ਪੁਨ ਨਿਜ ਗੁਰ ਕੇ ਨਾਮ ਸੁ ਪਰ ਹੈ। 


'ਭਾਲ। 
'ਇਸ (ਅੰਮ੍ਰਿਤਸਰ ਵਾਲੀ) ਜਗ੍ਹਾ ਤੋਂ। 


'ਰਾਤ। “ਸੂਰਜ ਨੂੰ ਵੇਖ ਕੇ। 


455 





456 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਮ ਤਾਲ ਕਾ ਦੀਨੋ ਧਰ ਹੈ ॥੨੫॥ 
ਨਾਮ ਅਮਰ ਸਰ ਥਾ ਉਨ ਰਾਖਾ। 
ਲੋਗਨ ਅੰਮ੍ਰਿਤ ਸਰ ਕਿਯ ਭਾਖਾ। 
ਤੀਸਰ ਕਾਰਨ ਔਰ ਸੁਨੀਜੈ। 

ਜਾਂ ਤੇ ਸੰਸੇ ਸਗਲੇ ਛੀਜੈਂ! ॥ ੨੬॥ 
ਗਾਥ ਪੁਰਾਨ ਭਵਿਖਤ ਕੇਰੀ। 

ਸੁਨੋ ਸੁਨੈਹੈਂ ਹਮ ਸਥਿ ਟੇਰੀ ॥੨੭॥ 


ਸੈਯਾ: 
ਥਾ ਸਤਿਜੁੱਗ ਵਿਖੈ ਯਹਿ ਤੀਰਥ, 

ਲੋਪ ਭਯੋ ਬਿਦਤੋ ਤਬਿ ਜੈਸੇ। 

ਭੂਪਤਿ ਏਕ ਇਕ-ਵਾਕ ਭਯੋ, 

ਕੁਲ ਸੂਰਜ ਮੈਂ ਧਰਮੀ ਰਵਿ ਹੈਸੇ'। 'ਸੂਰਜ ਵਾਂਗ ਧਰਮੀ ਸੀ। 

ਆਇ ਤਿਨੈ ਇਸ ਦੇਸ ਵਿਖੈ, 

ਬਡ ਜਗਯ ਅਰੰਭ ਕਿਯੋ ਨਟ ਐਸੇ'। 'ਇਸ ਤਰ੍ਹਾਂ (ਮਨ 'ਚ) ਧਾਰ ਕੇ। 

ਦੇਸ ਬਸੇਸ ਭਵੈ ਇਹ ਪਾਵਨ, 

ਤੀਰਤ ਮੋਖਦ ਭੋਗ ਬਨੈਸੇ' ॥ ੨੮॥ 'ਬਣ ਜਾਵੇ। 

ਜਬੈ ਨ੍ਰਿਪ ਜਗਯ ਸੰਪੂਰਨ ਕੀਨੋਂ। 

ਔਰ ਰਮੇਸ਼' ਮਹੇਸ਼ ਸੁਰੇਸ਼, 'ਵਿਸ਼ਨੂੰ। “ਸ਼ਿਵ। “ਇੰਦੂ। 
ਅਜਾਦਿਕ' ਦੇਵਨ ਹੂੰ ਮੁਦ ਪੀਨੋ”। ਬ੍ਰਹਮਾ ਆਦਿਕ। “ਬਹੁਤ ਅਨੰਦ ਹੋ ਕੇ। 
ਹੋਇ ਮਨੋਰਥ ਪੂਰਨ ਤੋਰ, 

ਸਭੀ ਸੁਰ ਯੋ ਮਿਲ ਕੈ ਬਰ ਦੀਨੋ। 

ਭੂਪ ਕਹਯੋ ਇਸ ਦੇਸ ਵਿਥੈ, 

ਵਰ ਤੀਰਥ ਹੋਇ ਇਹਾਂ ਸੁਚ ਚੀਨੋ ॥ ੨੯ ॥ 

ਯੌੱ ਸੁਨਿ ਕੈ ਬਿਧਿ ਨੈ' ਬਰ ਦੀਨ, 'ਬ੍ਹਮਾ ਨੇ। 

ਤਥਾ ਅਸਤੁ' ਬਡ ਤੀਰਥ ਹੋਈ। (ਜਿਵੇਂ ਤੂੰ ਕਿਹਾ ਹੈ) ਤਿਵੇਂ ਹੀ ਹੋਵੇਗਾ। 
ਪਾਦ ਪਖਾਰ ਲਹੋ' ਸਬਿ ਕੇ, ਚਰਨ ਧੋ ਲਵੋ। 
ਚਰਨਾਂਮ੍ਰਿਤ ਦੇਵ ਰਿਖੀਸਨ ਜੋਈ। 

ਡਾਰ ਦਿਵੋਂ ਇਸ ਕੁੰਡ ਵਿਖੇ, 

ਨ੍ਰਿਪ ਕੀਨਹੁ ਕਾਮ ਤਬੈ ਪੁਨ ਸੋਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 457 


ਥਾ ਇਕ ਤਾਲ ਇਹਾਂ ਲਘੁ ਸਾ', 

ਤਿਸ ਮਾਂਹਿ ਸੁਧਾ ਪਗ' ਦੀਨ ਸਮੋਈ? ॥ ੩੦॥ 
ਨਾਮ ਸੁਧਾਸਰ ਆਪ ਧਰਯੋ ਅਜ, 

ਔਰ ਦਯੋ ਬਰ ਐਸ ਉਚਾਰੇ। 
ਆਵਹਿਗੋ ਜਬਿ ਘੋਰ ਕਲੀ' 

ਤਬਿ ਤੀਰਥ ਆਦਿ ਭਗੀਰਥਿ' ਸਾਰੇ। 
ਹੋਇ ਕੈ ਲੋਪ ਬਸੈਂ ਸਬਿ ਹੀ, 

ਇਸ ਤੀਰਥ ਮਾਂਹਿ ਮਹਾਂ ਮੁਦ ਧਾਰੇ। 
ਤਾਂਹਿ ਸਮੈ ਇਸ ਤੀਰਥ ਕਾ, 

ਪ੍ਰਤਾਪ ਬਢੈ ਜਗ ਮਾਂਹਿ ਅਪਾਰੇ ॥੩੧॥ 
ਜੋ ਸਭ ਤੀਰਥ ਤੇ ਫਲ ਹੈਂ, 
ਇਸ਼ਨਾਨ ਕੀਏ ਇਸ ਤੇ ਜਨ ਪੈ ਹੈਂ] 

ਔਰ ਨਹੀ ਇਸ ਕੇ ਸਮ ਤੀਰਥ, 

ਕੋਇ ਰਹੈ ਜਗ ਮਾਂਹਿ ਤਬੈ ਹੈ। 

ਮਜਨ' ਜੋ ਨਰ ਨਾਰਿ ਕਰੈਂ ਬਿਧਿ 
ਸੰਯੂਤ', ਸੋ ਫਲ ਚਾਰ ਲਹੈ ਹੈਂ। 

ਨਾਂਹਿ ਰਹੈ ਜਮ ਤ੍ਰਾਸ ਕਿਸੈ, 

ਇਸ ਤੀਰਥ ਕੇ ਪਰਸੇ ਹਰਿ ਪੈ ਹੈਂ ॥੩੨॥ 
ਲੋਪ ਰਹੈ ਅਬਿ ਤੋ ਯਹਿ ਤੀਰਥ, 
ਆਵਹਿਗੋ ਕਲਜੁੱਗ ਜਬੈ ਹੀ। 

ਧਾਰ ਹਰੀ ਭਗਤਾ ਅਵਤਾਰ, 

ਹਰੈਂ ਭੁਵ' ਭਾਰ ਅਪਾਰ ਤਬੈ ਹੀ। 

ਖੰਡ ਪਖੰਡਨਿ ਕੇ ਮਤ ਕੋ, 

ਭਗਤੀ ਅਰ ਗਯਾਨ ਦਿੜ੍ਹਾਇ ਸਥੈ ਹੀ। 
ਲੋਗਨ ਕੀ ਕਲਯਾਨ ਹਿਤੈ, 
ਬਿਦਤਾਵਹਿੰਗੇ ਵਹਿ ਯਾਂਹਿ ਤਬੈ ਹੀ ॥੨੨॥ 
ਫੇਰ ਬਢੈ ਪ੍ਰਤਾਪ ਦਿਨੋ ਦਿਨ, 

ਹੋਇੰ ਗੁਰੂ ਜਬਿ ਹੀ ਅਵਤਾਰੇ। 

ਘੋਰ ਕਲੀ ਮਹਿ ਤੀਰਥ ਏਹੁ, 

ਸਬੈ ਨਰ ਨਾਰਿ ਚੰਡਾਰ ਲੌ ਤਾਰੇ। 





458 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੂਪਤਿ ਕੌ ਇਤਯਾਦਿਕ ਦੈ ਬਰ, 

ਦੇਵ ਸਭੀ ਨਿਜ ਲੋਕ ਪਧਾਰੇ। 

ਮੋਦ ਮਹਾਂ ਮਨਿ ਮਾਨ ਪੁਨਾ, 

ਨ੍ਿਪ ਆਪ ਗਯੋ ਨਿਜ ਦੇਸ ਸਿਧਾਰੇ ॥੩੪॥ 

ਪਾਵਨ ਪੇਖਿ ਸੁਹਾਵਨ ਭੂਮਿ, 

ਇਹਾਂ ਰਿਖਿ ਬ੍ਰਿੰਦ ਬਸੇ ਪੁਨ ਆਈ। 

ਐਰਾਵਤੀ' ਜਿਹ ਕੈ ਦਿਸ ਪੱਛਮ, 'ਰਾਵੀ (ਨਦੀ)। 

ਪੂਰਬ ਓਰ ਬਿਪਾਸ' ਸੁਹਾਈ। 'ਬਿਆਸ (ਨਦੀ)। 

ਮੱਦੂ ਦੇਸ ਸੁ ਭੱਦ੍ਹ ਦਾਨ, 

ਜੁਵਾਂ ਨਰੁ ਅੰਨ ਕੀ ਖਾਨ ਮਹਾਂਈ'। ।ਇਹ ਪੰਜਾਬ ਦੇਸ਼ ਚੰਗੀ ਸ੍ਰੇਸ਼ਟਤਾ ਦੇਣ ਵਾਲਾ ਜਵਾਨ 
(ਬਹਾਦਰ) ਆਦਮੀਆਂ ਤੇ ਅੰਨ ਦੀ ਵੱਡੀ ਖਾਣ ਹੈ। 

ਫੇਰ ਕਰਯੋ ਲਵ ਕੁੱਸਨ ਸੋ' ਜਬਿ, 'ਲਊ ਤੇ ਕੁੱਸੂ ਨਾਲ। 

ਜੰਗ ਸੀ ਰਘੁਬੀਰ' ਇਹਾਂ ਹੀ ॥੨੫॥ 'ਰਾਮ ਚੰਦਰ ਨੇ। 

ਜਬਿ ਸੀਤਹ ਕੋ ਬਨਬਾਸ ਦਯੋ, 

ਇਸ ਦੇਸ ਵਿਖੈ ਵਹਿ ਆਇ ਰਹਾਈ। 


ਤਟ ਐਰਾਵਤੀ ਕਵਿ ਆਦਿ ਰਿਖੀ, 
ਬਲਮੀਕ ਹੁਤੋ ਰਹਿਤੋ ਇਸ ਠਾਂਈ। 
ਹੈ ਜਹਿਂ ਠਾਇ ਲਾਹੌਰ ਕਿਲਾ ਅਬਿ, 
ਪਾਸ ਰਹੀ ਤਿਹ ਕੇ ਸੀਅ' ਆਈ। 


॥੩੬॥ 

ਯਾਂ ਹਿਤ ਆਹਿ ਮਕਾਨ' ਤਿਨੈ, 

ਅਬ ਲੌ ਸੁ ਕਿਲੇ ਮਧ ਜਾਨਤ ਲੋਈ। 

ਕੀਨ ਲਹੌਰ ਅਵਾਦ ਲਊ, 

ਅਰ ਭੂਪ ਭਯੋ ਇਸ ਦੇਸਹਿਂ ਸੋਈ। 

ਜਗਯ ਜਬੈ ਰਘੁਬੀਰ ਕਰਜੋ, 

ਤਬਿ ਅਸੂ' ਫੜਯੋ ਉਨ ਕੋ ਇਨਿ ਵੋਈ”। ।ਘੋੜਾ। “ਉਹੋ ਹੀ (ਜੋ ਅਸ੍ਮੇਧ ਜੱਗ ਲਈ ਛਡਿਆ ਸੀ)। 
ਤਾਂ ਪਰ ਔਧਿ ਤੇ' ਫੌਜ ਅਈ, 'ਅਜੁੱਧਿਆ ਤੋਂ। 

ਲਵ ਕੁਸੂ ਲਰੇ ਤਬਿ ਜਾਇ ਅਗੋਈ' ॥੩੭॥ __'ਅੱਗੋਂ ਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੰਗ ਅਭੰਗ' ਭਯੋ ਇਹ ਠਾਂ, 

ਜਹਿੰ ਹੈ ਅਬਿ ਸ਼ੈਹਰ ਤਾਲ ਉਦਾਰੇ। 

ਅਵਸੇਧ ਲੌ' ਭੂਮਿ ਗਿਰੇ ਜਬਿ ਹਾਰੇ। 'ਰਾਮ ਚੰਦਰ ਤੱਕ (ਸਾਰੇ ਫੌਜੀ)। 
ਤੌਂ ਮਿਥਲੇਸ ਸੁਤਾ' ਸਬਿ ਭੇਤ, 'ਸੀਤਾ ਨੇ। 

ਕਹਯੋ ਨਿਜ ਪੂਤਨ ਪਾਸ ਉਚਾਰੇ। 

ਯਾਂ ਹਿਤ ਇੰਦੁ ਤੈ ਲਵ ਨੇ, 

ਕਰਵਾਈ ਸੁਧਾ' ਬਰਖਾ ਇਸ ਥਾਰੇ: ॥੩੮॥ __'ਅੰਮਿਤ ਦੀ। “ਇਸ ਥਾਂ। 
ਲੋਗ ਜਿਵਾਇ ਦਏ ਰਘੁਬੀਰ ਲੌ, 

ਆਪਸ ਮਾਹਿ ਮਿਲੇ ਮੁਦ ਪਾਏ। 

ਲੈ ਨਿਜ ਸੰਗ ਪੁਨਾ ਸੀਅ ਕੋ, 

ਰਘੁਬੀਰ ਸਸੈਨ ਨਿਜੈਨ ਸਿਧਾਏ'। 'ਸਣੇ ਫੌਜ ਆਪਣੇ ਘਰ ਨੂੰ ਚਲੇ ਗਏ। 
ਰਾਜ ਕਰਯੋ ਬਹੁ ਕਾਲ ਬਿਤਾਏ। 

ਤਿਸ ਹੀ ਕੁਲ ਮੈਂ ਗੁਰੁ ਨਾਨਕ, ਐ 

ਰਾਮਦਾਸ ਭਏ ਸਰਬਗਜ ਮਹਾਏ ॥ ੩੯ ॥ 
ਅੰਮ੍ਰਿਤ ਕੀ ਬਰਖਾ ਇਸ ਨੌਰ, 

ਭਈ ਤਬਿ ਥੀ ਇਹੁ ਜਾਨੁ ਬਿਸੇਖੀ'। 

ਅੰ ਅਪਨੇ ਬਡਿਆਨ ਕੀ ਜਾਇ', 

ਬਸਾਵਨ ਕੀਨ ਸੁ ਪਾਵਨ ਪੇਖੀ। 

ਯਾ ਹਿਤ ਨਾਮ ਸੁਧਾਸਰ ਯਾਹਿ, 

ਕਰਯੋ ਬਿਦਤਾਵਨ ਤੀਰਥ ਲੇਖੀ'। 

ਬੂਝਨ ਕੀਨ ਜੁ ਸੰਗਤ ਨੈ, 

ਗੁਰ ਪੰਚਮ ਉੱਤਰ ਦੀਨ ਅਸੇਖੀ' ॥ ੪੦॥ 

ਯਾ ਬਿਧਿ ਕਾਰਨ ਚਾਰ ਵਿਚਾਰ, 

ਕਹੇ ਗੁਰੁ ਚਾਰੁ' ਜਯੋਂ ਨਾਮ ਭਯੋ ਹੈ। 

ਹੈ ਸਤਜੁੱਗ ਕੋ ਤੀਰਥ ਏਹੂ, ਗੁਰੁ ਬਿਦਤਾਂਵਨ 

ਤਾਂਹਿ ਕਯੋਂ ਹੈ। 

ਐਂ ਗੁਰੁ ਪੰਚਮ ਯਾ ਹਿਤ ਹੀ, 

ਜਸ ਗੁੰਥ ਵਿਖੇ ਬਹੁ ਯਾਹਿ ਕਯੋ ਹੈ। 


459 





460 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਯਾਨ ਹਰੀ ਬਹੁ ਤੀਰਥ ਕੀਨ, 

ਨ ਨੈਨਨ ਐਨ' ਇਸੋ ਲਖਯੋ ਹੈ” ॥੪੧॥ 'ਠੀਕ। “ਦੇਖਿਆ। 

ਦੋਹਰਾ: 

ਔਰ ਬਾਤ ਸਾਜਨ ਸੁਨੋ 

ਕਹੌਂ' ਸਾਤ' ਬਖਯਾਤ”। 'ਸੱਚੀ। “ਪ੍ਰਗਟ। 

ਦਾਦਰ' ਨਹਿ ਕਾਦਰ” ਰਚਯੋ, 'ਡੱਡੂ। “ਪ੍ਰਮੇਸ਼ਰ ਨੇ। 

ਇਸ ਤੀਰਥ ਮੈਂ ਜਾਤ' ॥੪੨॥ 'ਜਾਣੋ। 

ਬਹੁਤੇ ਪ੍ਰੀਖਯਾ ਕਰਿ ਚੁਕੇ, 

ਪਰਖਹੁ ਔਰੈਂ ਖਾਸ'। ਹੋਰ (ਤੁਸੀਂ) ਆਪ ਪਰਖ ਲਵੋ। 

ਡੱਡ ਨਾ ਰਹਿ ਨਹਿ ਬੋਲ ਹੈ, 

ਇਹਾਂ ਕਭੀ ਕਿਸਿ ਮਾਸ' ॥੪੨॥ 'ਕਿਸੇ ਵੀ ਮਹੀਨੇ 'ਚ। 

ਉਭੈ ਓਰ ਹਸਲੀ ਵਿਖੈ, 

ਔਰ ਮੱਧ ਗੁਰੁ ਬਾਗ'। 'ਹਸਲੀ ਵਿੱਚ ਦੋਹੀਂ ਪਾਸੀਂ ਅਤੇ ਗੁਰੂ ਕੇ ਬਾਗ ਵਿੱਚ 
(ਹਸਲੀ- ਛੋਟੀ ਨਹਿਰ ਜਿਸ ਰਾਹੀਂ ਪਹਿਲਾਂਰਾਵੀ ਦਰਿਆ 
ਦਾ ਤੇ ਹੁਣ ਵੱਡੀ ਨਹਿਰ ਦਾ ਪਾਣੀ ਸਰੋਵਰ 'ਚ ਆ ਕੇ ਪੈਂਦਾ 
ਹੈ, ਇਹ ਹੁਣ ਸੂਏ ਤੋਂ ਸਰੋਵਰ ਤੱਕ ਛੱਤੀ ਹੋਈ ਹੈ, ਪਹਿਲਾਂ 
ਖੁੱਲ੍ਹੀ ਹੁੰਦੀ ਸੀ)। 

ਦਾਦਰ ਸਾਦਰ' ਰਹਿਤ ਬਹੁ, 'ਬੇ ਫਿਕਰ ਹੋ ਕੇ (ਅ) ਨਿਕਲਦੇ। 

ਛੋਰਿ ਤਲਾਉ ਵਿਭਾਗ' ॥ ੪੪॥ 'ਹਿੱਸਾ। 

ਮਾਨ ਸਰੋਵਰ ਕੀ ਅਹੇ, 

ਸਹੀ ਨਿਸ਼ਾਨੀ ਏਹ। 

ਬਗੁਲਾ ਚੁੰਚ ਨ ਦੇਹ ॥ ੪੫ ॥ 

ਯਹੀ ਨਿਸ਼ਾਨੀ ਸਹੀ ਸਬਿ, 

ਹੈ ਅੰਮ੍ਰਿਤ ਸਰ ਮਾਂਹਿ। 

ਲੋਗ ਸਿਆਨੇ ਜਾਨ ਹੈਂ, 

ਜੋ ਧਰਿ ਧਜਾਨ ਪਿਖਾਹਿ ॥੪੬॥ 

ਅੰਮ੍ਰਿਤ ਸਰ ਜਯੋਂ ਨਾਮ ਭਜੋ, 

ਇਸ ਤੀਰਥ ਕਾ ਠੀਕ। 

ਸੋ ਗਾਥਾ ਕਹਿ ਦਈ ਅਬਿ, 

ਔਰ ਸੁਨੋ ਪੁਨ ਨੀਕ ॥੪੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 461 


੨੩੩ 


ਸ੍ਰੈਯਾ: 
ਤਾਲ ਬਿਸਾਲ ਖੁਦਾਇ ਰਹੇ, 

ਗੁਰੁ ਪੰਚਮ ਦੌਲਤ ਲਾਇ ਸੁ ਚਿੱਤੈ”। 
ਸੰਗਤ ਦੇਸ ਬਦੇਸਨ ਤੈ, 

ਨਿਤ ਆਇ ਕਵੈਂ ਬਹੁ ਕਾਰ ਅਮਿੱਤੈ”। 
ਤਾਂ ਪਰ ਭੀ ਗੁਰੁ ਭੂਰ ਮਜੂਰ, 

ਜਰੂਰ ਲਗਾਵਤ ਦੈ ਕਰਿ ਬਿੱਤੈਂ'। 
ਸਿੱਖਨ ਕਾ ਧਨ ਆਵਤ ਜੇਤਕ, 

ਲਾਵਤ ਲੌਗਰ ਔ ਸਰ' ਇੱਤੈਂ” ॥੪੮॥ 
ਹਿਤ ਤਾਲ ਬਿਸਾਲ ਘਨੋ ਚਹੀਏ ਧਨ, 
ਯਾ ਹਿਤ ਸੋਚ ਗੁਰੂ ਦਿਨ ਏਕੈ। 

ਭਾਈ ਕਲਯਾਨਾ ਮਹਾਨਾ ਹੁਤੋ ਸਿਖ, 
ਸੋਊ ਪਠਯੋ ਦਿਸ ਉੱਤਰ ਨੇਕੈ'। 
ਭਾਖਯੋ, ਭੂਪਤਿ ਕੋਊ ਚਿਤਾਇ ਕੈ', 


ਲਿਆਵਹੁ ਬਿੱਤ ਅਮਿੱਤ ਵਸੇਕੈ'। 

ਜਾਇ ਵਹੈ ਮਧ ਮੰਡੀ ਰਹਯੋ, 

ਤਬਿ ਸਾਹਿਬ ਸੈਨ ਥਾ ਭੂਪਤਿ ਨੇਕੈ ॥੪੯॥ 
ਸਾਲ ਗਰਾਮ ਹੁਤੋ ਵਹਿ ਪੂਜਤ, 

ਬਰਤ ਰਖਾਵਤ ਥੋ ਸਬਿ ਕਾਹੂੰ। 

ਭੇਖ ਬਿਰਾਗਨ ਕਾ ਵਹਿ ਸੇਵਕ, 

ਬੈਸਨੋ ਔਰ ਸਬੀ ਪਰਜਾ ਹੂੰ। 

ਭਾਈ ਕਲਿਯਾਨ ਬਿਨਾ ਗੁਰੁ ਆਨ', 

ਮਨੇ ਨਹਿ ਜੌ, ਤਬਿ ਭੂਪਤਿ ਤਾਹੂੰ'। 

ਲੈ ਫਰਿ ਲੋਗ ਗਏ ਇਸ ਕੋ, 

ਨ੍ਰਿਪ ਮਾਰਨ ਹੇਤ ਕਹਯੋ ਜਬਿ ਤਾਂਹੂ' ॥੫੦॥ 
ਖੇਦ' ਭਯੋ ਨ੍ਰਿਪ ਕੋ ਅਤਿਸੈ, 

ਜਬਿ ਮਰਨ ਲਗੋ ਸਿਖ ਤੈ ਬਖਸ਼ਾਯੋ। 

ਪਢਿ ਕੈ ਸਤਿਨਾਮੁ ਜਥੈ ਨ੍ਰਿਪ ਕੇ ਮੁਖ, 
ਸਿੱਖ ਦਯੋ ਜਲ ਤੌ ਬਿਗਸਾਯੋ'। 


'ਧਨ। 


'ਅਤੇ ਸਰੋਵਰ ਤੇ। “ਇਸ ਤਰ੍ਹਾਂ। 


'ਨੇਕ ਸਿੱਖ ਨੂੰ। 
(ਗੁਰਾਂ ਨੇ) ਕਿਹਾ ਕਿਸੇਰਾਜੇ ਦਾ ਮਨ ਆਪਣੇ ਵੱਲ ਖਿੱਚ ਕੇ। 


(ਅ) ਮੰਗ ਕੇ। 
'ਬਹੁਤਾ ਅਣਗਿਣਤ ਧਨ। 


'ਹੋਰ ਕਿਸੇ ਨੂੰ। 
'ਤਿਸ ਰਾਜੇ ਪਾਸ। 


'ਤਿਸ ਭਾਈ ਕਲਿਆਣੇ ਨੂੰ। 
'ਕਸ਼ਟ, ਦੁੱਖ। 


'ਖਿੜ ਪਿਆ ਭਾਵ ਦੁਖ ਦੂਰ ਹੋ ਗਿਆ। 





462 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖ ਕੈ ਕਰਮਾਤ ਸਖਯਾਤ' ਤਬੈ, 

ਨ੍ਰਿਪ ਸਿਖ ਭਯੋ ਗੁਰੁ ਕੈ ਢਿਗ ਆਯੋ। 
ਆਮਦਨੀ ਮਧ ਤੈ ਦਸਵੰਧ, 

ਘਨੋ ਧਨ ਭੂਪਤਿ ਭੇਟ ਚਢਾਯੋ ॥੫੧॥ 

ਦੋਹਰਾ: 

ਤਬਿ ਹੀ ਗੁਰੁ ਪਢ ਰਹੇ ਥੇ, 

ਯਹਿ ਤੁਕ ਕਰੀ ਉਚਾਰ। 

ਲੇਖੁ ਨ ਮਿਟਈ ਹੇ ਸਖੀ, 

ਜੋ ਕਰਤਾਰਿ" ॥੫੨॥ #ਇਹ ਤੁਕ ਪੰ: ੯੩੬ 'ਤੇ ਓਅੰਕਾਰ ਬਾਣੀ ਵਿੱਚ ਹੈ। 
ਚੌਪਈ: 

ਯਹਿ ਸੁਨਿ ਤਬੈ ਨ੍ਰਿਪ ਮਨਿ ਧਾਰਾ। 

ਮੈ ਆਯੋ ਸੁਤ' ਲੈਨ ਉਦਾਰਾ?। 'ਪੁੱਤਰ। 'ਸਰੇਸ਼ਟ। 
ਗੁਰੁ ਆਗੈ ਤੈ ਐਸ ਉਚਾਰੈਂ। 

ਲੇਖ ਨ ਮਿਟਤ ਜੁ ਕਿਯ ਕਰਤਾਰੈਂ ॥੫੩॥ 

ਤਾਂ ਤੇ ਪੀਰ ਫਕੀਰਨ ਸੇਵਨ। 


ਹੈ ਨਿਸਫਲ ਕੋ ਸਕੈ ਨ ਦੇਵਨ। 
ਲੌਟ ਜਾਨ ਹਿਤ' ਤਯਾਰੀ ਕਈ। 


ਸਤਿਗੁਰੁ ਜਾਨ ਸੁ ਦਿਲ ਕੀ ਲਈ ॥੫੪॥ 
ਕਹਿ ਪਠਯੋ ਭੂਪਤਿ ਕੇ ਤਾਂਈਂ। 

ਖੇਲਿ ਸ਼ਿਕਾਰ ਸਕਾਰੇ' ਜਾਂਈਂ। 

ਮਾਨ ਭੂਪ ਨਿਸ ਕੋ ਤਬਿਰਹਜੋ। 

ਸੋਵਤ ਸੁਪਨਾ ਯਾ ਬਿਧਿ ਲਹਯੋ' ॥੫੫॥ 
ਘਰ ਚੰਡਾਰ ਕੇ ਜਨਮਯੋ ਜਾਈ'। 

ਚਾਲੀ ਸਾਲ ਉਮਰ ਤਹਿ ਪਾਈ। 

ਭਯੋ ਬਿਵਾਹ ਸੁਤਾ ਸੁਤ' ਭਏ। 

ਕਾਮ ਚੰਡਾਲਨ ਕੇ ਸਬਿ ਕਏ ॥੫੬॥ 
ਚਢਯੋ ਤਾਪ ਪੁਨ ਮ੍ਰਿਤੂ ਪਾਈ। 

ਇਤਨੇ ਮੈਂ ਜਾਗੂਤ ਹੈ ਆਈ। 

ਅਚਰਜ ਮਾਨ ਭੂਪ ਨਿਜ ਹਾਲੂ। 

ਬੋਲ ਵਜੀਰਹਿਂ ਕਰਯੋ ਬਿਸਾਲੂ ॥੫੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਜੋ ਵਜੀਰ ਸੂਪਨ ਹੂੰ ਕਰੋਂ'। 

ਤਾਂ ਪਰ ਕਰੋ ਨ ਖਯਾਲ ਜਰੂਰੋ। 

ਚਢਯੋ ਦਿਵਸ ਗੁਰੁ ਚਢੇ ਸ਼ਿਕਾਰਾ। 
ਭੂਪਤਿ ਕੋ ਲੀਨ ਸੰਗਾਰਾ' ॥੫੮॥ 
ਕਰਤ ਅਖੇਟਕ' ਅਸੂ ਧਵਾਏ”। 

ਉਸੀ ਗਾਮ' ਢਿਗ ਪਹੁੰਚੇ ਜਾਏ। 

ਭੂਪਤਿ ਧਰਾ ਗਾਂਮ' ਪਹਿਚਾਨੀ। 

ਕਰੀ ਉਮਰ ਭਰ ਜਹਿੰ ਕ੍ਰਿਸਾਨੀ' ॥੫੯॥ 
ਮਿਲੈਂ ਗ੍ਰਾਮ ਕੇ ਲੋਗ ਗੁਰਹਿ ਜਜੋਂ। 
ਪਿਖਿ ਪਛਾਨ ਨ੍ਰਿਪ ਲੱਜਤ ਹੂ ਤਜੋਂ। 

ਅਏ ਗਾਂਮ ਕੇ ਨਿਕਟਿ ਸੁ ਜਬਿ ਹੀ। 
ਲੋਗਨ ਗੁਰੂ ਉਤਾਰੇ ਤਬਿ ਹੀ ॥ ੬੦॥ 
ਨਜ਼ਰ ਨਿਆਜ਼' ਗੁਰੁ ਕੋ ਸਬਿ ਦੇਹੀਂ। 
ਆਪਸ ਮਾਂਹਿ ਸੁ ਬਾਤ ਕਰੇਹੀਂ। 

ਯਹਿ ਕਿਮ ਭੰਗੀ ਨ੍ਰਿਪ ਬਨਿ ਆਯੋ। 
ਉਮਰ ਭਰੈਂ ਹਮ ਘਰੈਂ ਕਮਾਯੋ' ॥੬੧॥ 
ਪਾਇ ਖਬਰ ਤਿਹ ਕੇ ਸਨਬੰਧੀ। 

ਆਏ ਪਿਖਿ ਬਿਸਮਾਏ ਧੰਧੀ'। 

ਉਭੈ ਦਿਸਾ ਤੈ ਸਭੈ ਸਿਆਨੈਂ”। 

ਕਹਿ ਨ ਸਕੈਂ ਕੁਛ ਅਚਰਜ ਮਾਨੈਂ ॥੬੨॥ 
ਆਖਰ ਜਬਿ ਉਨਿ ਰੌਰ ਮਚਾਯੋ। 

ਗੁਰੁ ਮੁਰਦਾ ਵਿੱਚ ਕਬਰ ਦਿਖਾਯੋ। 
ਨ੍ਰਿਪ ਗੁਰੁ ਅਏ ਸੁਧਾਸਰ ਓਰੀ'। 

ਬੂਝਯੋ ਗੁਰੁ ਸੋਂ ਨ੍ਰਿਪ ਕਰ ਜੋਰੀ' ॥੬੨॥ 
ਗਯੋਂ ਚਰਿਤ' ਯਹਿ ਬਰਤ ਕਹਾਂ? ਹੈ। 
ਪ੍ਰਤਖ ਮੈਂ ਤਹਿਂ ਜਨਮ ਲਹਾ ਹੈ। 

ਚਾਲੀ ਸਾਲ ਉਮਰ ਤਹਿ ਪਾਈ। 

ਸੂਪਨ ਭਯੋ ਇਤ ਅਲਪ ਮਹਾਂਈ'। 
ਗੁਰੂ ਕਹਯੋ ਤੁਵ ਲੇਖ ਮਝਾਰਾ। 

ਭੋਗਨ ਹੁਤੋਂ ਜਨਮ ਯਹਿ ਸਾਰਾ ॥੬੪॥ 


'ਨਾਲ। 

'ਸ਼ਿਕਾਰ। “ਘੋੜੇ ਭਜਾਏ। 
'ਪਿੰਡ। 
'ਪਿੰਡ ਦੀ ਧਰਤੀ। 
'ਖੇਤੀ। 


'ਭੇਟ ਪੂਜਾ। 


'ਸਾਰੀ ਉਮਰ ਸਾਡੇ ਘਰੀਂ ਕਮਾਈ ਕਰਦਾ ਰਿਹਾ ਹੈ। 


'ਧੰਦੇ ਕਰਨ ਵਾਲੇ, ਕਾਮੇ। 
ਦੋਹਾਂ ਪਾਸਿਆਂ ਤੋ ਸਾਰੇ ਪਛਾਣਦੇ ਹਨ। 


'ਅੰਮ੍ਰਿਤਸਰ ਦੀ ਤਰਫ਼। 
'ਹੱਥ ਜੋੜ ਕੇ। 
'ਕੌਤਕ। “ਕਿਸ ਤਰ੍ਹਾਂ। 


ਬਹੁਤ ਥੋੜਾ (ਸਮਾਂ)। 


463 





464 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਦਰਸ਼ਨ ਕੇ ਫਲ ਕੇ ਬਲ ਸੋਂ] 

ਦਯੋ ਭੁਗਾਇ ਸੂੂਪਨ ਮੈਂ ਭਲ ਸੋ। 

ਲੇਖ ਲਿਖਜੋ ਥਾ ਜੋ ਕਰਤਾਰਾ। 

ਨਾਹਿ ਮਿਟਯੋ ਅਰ ਮਿਟਗੋ ਭਾਰਾ ॥ ੬੫ ॥ 
ਭੂਪਤਿ ਤਬੈ ਗੁਰਹਿਂ ਪਗ ਲਾਗਾ। 

ਸੇਵਕ ਭੌ ਗੁਰ ਕਾ ਵਡਭਾਗਾ। 

ਟਹਿਲ ਤਾਲ ਕੀ ਉਨਹਿਂ ਕਰਾਈ। 

ਕਈ ਬਾਰ ਧਨ ਦਯੋ ਮਹਾਂਈ ॥੬੬॥ 
ਦੋਹਰਾ: 

ਕਾਰ ਕਢਾਵੈਂ ਤਾਲ ਕੀ, 

ਨਿਤ ਪੁਤਿ ਗੁਰੁ ਸਹਿ ਨੇਮ। 

ਇਕ ਦਿਨ ਦੇਵਨ ਸਹਿ' ਹਰੀ, 

ਬਨਿ ਮਜੂਰ ਲਹਿ ਪ੍ਰੰਮ ॥੬੭॥ 
ਚੌਪਈ: 

ਆਇ ਕਾਰ ਕਢਨੇ ਜਬਿ ਲਾਗੇ। 

ਪਿਖੇ ਸਤਿਗੁਰੂ ਅਤਿ ਅਨੁਰਾਗੇ। 

ਔਰ ਕਿਸੀ ਨੇ ਭੇਦ ਨ ਜਾਨਾ। 

ਕਰਿ ਬੰਦਨ ਗੁਰੁ ਸ਼ਬਦ ਬਖਾਨਾ ॥ ੬੮ ॥ 


ਹਰਿ ਪੌੜੀ ਗੁਰੁ ਰਚੀ ਤਹਾਂਈਂ ॥੬੯॥ 
ਸੰਮਤ ਸੌਲਾਂ ਸੈ ਇਕਤਾਲੀ। 

ਮੈਂ, ਮੰਦਰ ਯਹਿ ਰਚਾ ਬਿਸਾਲੀ। 
ਮੀਆਂ ਮੀਰ ਤੈ ਨੀਉ' ਰਖਾਈ। 
ਕਾਰੀਗਰੇ ਪਲਟਿ ਕਰਿ ਲਾਈ ॥ ੭੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 465 


ਯਹਿ ਪਿਖਿ ਪੁਨ ਗੁਰੁ ਯੋਂ ਬਚ ਕਹੇ। 

ਧਰੀ ਤੁਰਕ ਕੀ ਨੀਉ ਨ ਰਹੇ”। “ਮੀਆਂ ਮੀਰ ਗੁਰੂ ਜੀ ਦਾ ਅਨੰਨਯ ਸ਼ਰਧਾਵਾਨ ਸੀ। ਉਸ ਦੇ 
ਹੱਥੋਂ ਰੱਖੀ ਨਿਉਂ ਨੂੰ ਗੁਰੂ ਜੀ ਕਿਵੇਂ ਐਸਾ ਬਚਨ ਕਹਿ ਸਕਦੇ 
ਸਨ। ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਆਉਂਦਾ ਹੈ ਕਿ 
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲੀ ਇੱਟ ਆਪ 
ਰੱਖੀ ਜਿਸ ਨੂੰ ਕਾਰੀਗਰ ਨੇ ਚੁੱਕ ਕੇ ਤੇ ਉਲਟਾ ਪੁਲਟਾ ਕੇ ਰੱਖ 
ਦਿੱਤਾ ਜਿਸ 'ਤੇ ਗੁਰੂ ਜੀ ਨੇ ਕਿਹਾ ਕਿ ਇਹ ਮੰਦਰ ਇਕ ਵਾਰ 
ਗਿਰ ਕੇ ਫੇਰ ਬਣੇਗਾ ਤੇ ਦੋਬਾਰਾ ਇਸ ਨੂੰ ਮੇਰੇ ਸਿੱਖ 
ਉਸਾਰਣਗੇ। (ਦੇਖੋ ਸ੍ਰੀ ਗੁਰ ਪ੍ਰਤਾਪ ਸੂਰਜ ਰਾਸ ੨ ਅੰ: ੫੩ 
ਅੰ: ੧੩ ਤੋਂ ੧੯ ਤੱਕ।) 

ਏਕ ਬਾਰ ਜਰ ਤੈ ਉਡ ਜੈ ਹੈ। 

ਪੁਨ ਸਿੱਖਨ ਕਰ ਤੈ' ਦਿਢ: ਹੂ ਹੈ ॥ ੭੧॥ ਹੱਥੋਂ! “ਪੱਕੀ। 

ਕਹਸੋ ਜੈਸ ਗੁਰੁ ਭਯੋ ਤੈਸ ਹੈ। 

ਆਗੇ ਚਲ ਕਰਿ ਲਿਖੋਂ ਵੈਸ ਹੈ। 

ਇਸੀ ਸਮੇਂ ਇਕ 'ਆਦਮ' ਨਾਮੀ। 

ਸਿੱਧੂ ਗੋਤ ਜਾਟ ਸੁਤ ਕਾਮੀ' ॥ ੭੨॥ 'ਮੁੱਤਰ ਦੀ ਕਾਮਨਾ ਵਾਲਾ। 

ਮੁਲਕ ਮਾਲਵੈ ਤੇ ਚਲਿ ਆਯੋ। 


ਸੁਜੱਸ ਗੁਰੂ ਕਾ ਸੁਨਿ ਅਧਕਾਯੋ। 

ਬ੍ਰਿਧ ਉਮਰ ਦੰਪਤਿ' ਬਹੁ ਸੇਵਾ। 'ਇਸਤ੍ਰੀ ਤੇ ਪਤੀ ਨੇ। 

ਲਗੇ ਕਰਨ, ਚਹਿ' ਫਲ ਸੁਤ ਮੇਵਾ ॥ ੭੨॥ 

ਆਦਮ ਲਕਰੀ ਬਨ ਤੈ' ਲਯਾਵੈ। ਜੰਗਲ ਤੋਂ। 

ਦੋਇ ਵਕਤ ਗੁਰੁ ਲੈਗਰ ਪਾਵੈ। 

ਚੌਂਕਾ ਬਰਤਨ ਮਾਈ ਕਰੈ'। ਮਾਈ (ਲੰਗਰ 'ਚ) ਲੇਪਨ ਤੇ ਭਾਂਡੇ (ਮਾਂਜਣ ਦਾ ਕੰਮ) ਕਰਦੀ 


ਹੈ। 
ਸ੍ਰਾਸ ਸ੍ਰਾਸ ਸਤਿਨਾਮੁ ਉਚਰੈ ॥ ੭੪॥ 
ਬੀਤੇ ਕਈ ਸਾਲ ਜਬਿ ਐਸੇ। 
ਸੰਗਤਿ ਇਕ ਦਿਨ ਅਈ ਬਿਸੇਸੈਂ'। 
ਝਰੀ ਲਗੀ ਲਕਰੀ ਨਹਿ ਪਾਈ। 
ਸੀਤ' ਭੂਖ ਨੈ ਬਹੁ ਸੰਤਾਈ ॥ ੭੫॥ 
ਲਕਰੀ ਆਦਮ ਪਾਸ ਜਮ੍ਹਾਂ ਥੀ। 
ਦਈ ਸਿਖਨ ਕੋ ਬਿਨਾ ਤਮਾ' ਥੀ। 
ਹੂੰ ਖੁਸ਼ ਸਿੱਖਨ ਵਕਤ ਗੁਜਾਰਾ। 





466 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਢਿਗ ਚਲਯੋ ਪੁਸੰਗ ਉਦਾਰਾ ॥ ੭੬॥ 

ਸਿੱਖਨ ਮਹਿਮਾਂ ਆਦਮ ਕੇਰੀ। 

ਟਹਿਲ ਕਰਨ ਕੀ ਜਬਿ ਬਹੁ ਟੇਰੀ। 

ਗੁਰੁ ਪ੍ਰਸੰਨਯ ਹੋ ਆਦਮ ਤਾਂਈਂ। 

ਕਹਸੋ ਮਾਂਗ ਬਰ ਜੋ ਤੁਹਿ ਭਾਈ' ॥ ੭੭॥ 

ਗੁਰੁ ਸਿਖੀ ਸੁਤ ਦੰਪਤਿ ਚਾਹਾ। 

ਸ੍ਰੀ ਨਾਨਕ ਦੈਹੈਂ ਗੁਰੁ ਪ੍ਰਾਹਾ। 

ਲੈ ਬਰ ਵਹਿ ਪੁਨ ਘਰ ਨਿਜ ਆਏ। 

ਬਰਸ ਬਾਦ ਸੁਤ ਭਯੋ ਤਿਨਾਏ ॥ ੭੮ ॥ 

ਘਰ ਮੈਂ ਕੁਛ ਖਾਵਨ ਕੋ ਨਹਿ ਥਾ। 

ਗਾਮ' ਉਗ੍ਰਾਹੀ ਕਰਿ ਦਈ ਤਹਿ ਥਾ। 'ਪਿੰਡ (ਵਾਲਿਆਂ ਨੇ)। 

ਦੋਇ ਸਾਲ ਕਾ ਜਬਿ ਸੁਤ ਭਯੋ। 

ਮਾਥ ਟਿਕਾਵਨ ਗੁਰੁ ਢਿਗ ਅਯੋ ॥ ੭੯ ॥ 

ਜਥਾ ਸ਼ਕਤਿ ਭੇਟਾ ਧਨ ਭਯੋ। 

ਗੁਰੁ ਤੈ ਨਾਮ ਧਰਾਵਨ ਕਯੋ। 

ਭਗਤਿ ਭਾਵ ਕਰਿ ਤੁਮ ਸੁਤ ਜੋਵਾ'। 

ਗੁਰੂ ਕਹਯੋ ਭਗਤੂ ਯਹਿ ਹੋਵਾ ॥੮੦॥ 

ਜਨਮਤ ਹੀ ਇਨ ਗਾਮ ਉਗ੍ਰਾਹਿਆ। 

ਕਰੈ ਰਾਜ ਸੰਤਤਿ' ਇਸ ਚਾਹਿਆ” ॥੮੧॥ 'ਉਲਾਦ। (ਆਪਣੀ) ਇੱਛਾ ਅਨੁਸਾਰ। 

ਦੋਹਰਾ: 

ਪੁਨ ਭਗਤੂ ਸੇਵਾ ਕਰੀ, 

ਖਸਟਮ ਗੁਰੁ ਕੀ ਖਾਸ'। 

ਪਦਵੀ ਭਾਈ ਕੀ ਲਹੀ, 

ਰਿਧਿ ਸਿਧਿ ਭਯੋ ਨਿਵਾਸ' ॥੮੨॥ 

ਅਬਿ ਲੌ ਸੰਤਤਿ ਤਾਂਹਿ ਕੀ, 

ਰਾਜ ਕਰਤ ਜਗ ਆਹਿ। 

ਭਾਈ ਕੈਂਥਲ ਕੋ ਪਤੀ' 'ਕੈਂਥਲ ਦਾ ਰਾਜਾ ਭਾਈ ਦੇਸੂ ਸਿੰਘ ਹੋਇਆ (ਜਿਸ ਦਾ ਪੁੱਤਰ 
ਭਾਈ ਲਾਲ ਸਿੰਘ ਤੇ ਪੋਤਰਾ ਭਾਈ ਉਦਯ ਸਿੰਘ ਹੋਇਆ, 
ਜਿਸ ਨੇ ਆਪਣੀ ਸਰਪੁਸਤੀ 'ਚ ਭਾਈ ਸੰਤੋਖ ਸਿੰਘ ਤੋਂ 
ਗੁਰਪ੍ਰਤਾਪ ਸੂਰਜ ਗੁੰਥ ਲਿਖਵਾਇਆ)। 


ਭਯੋ ਇਸੀ ਕੁਲ ਮਾਂਹਿ ॥੮੨੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 467 


ਕੀਰਤਿ ਗੁਰੁ ਕੀ ਮਾਲਤੀ, 

ਫੁਲ ਰਹੀ ਜਗਿ ਫੈਲ'। 'ਚੰਬੇਲੀ ਦੇ ਫੁੱਲ (ਦੀ ਖ਼ੁਸ਼ਬੋ) (ਵਾਂਗ) ਜਗ 'ਚ ਫੈਲ ਰਹੀ ਹੈ। 

ਅਲਿ ਚਕੋਰ ਸੁਖਿ ਗੈਲ' ॥੮੪॥ 'ਸਰਦਰੁੱਤ ਦੀ ਪੁੰਨਿਆ ਦੇ ਚੰਦ ਵਾਂਗ ਸ੍ਰੇਸ਼ਟ ਜਸ (ਫੈਲ ਰਿਹਾ 
ਹੈ) ਜਿਸ ਨੂੰ ਪਾ ਕੇ ਸਿਖ ਭੌਰੇ ਤੇ ਚਕੋਰਾਂ ਵਾਂਗ ਸੁਖ ਦੇਰਾਹ ਪੈ 
ਰਹੇ ਹਨ। 

ਮੰਜਾ ਨਾਮ ਰਜਪੁਤ ਇਕ, "ਹੋਰ ਗ੍ਰੰਥਾਂ 'ਚ ਨਾਮ ਮੰਝ ਹੈ। 

ਗਾਂਮ ਰਾਮ ਪੁਰ ਕੇਰ। 

ਸੁਨਿ ਸ਼ਕਤੀ ਸਤਿਗੁਰੂ ਕੀ, 

ਅਯੋ ਸਰਨ ਗੁਰੁ ਫੇਰ ॥੮੫॥ 

ਸੇਵਕ ਥਾ ਸੁਲਤਾਨ ਕਾ, 

ਆਈ ਤਿਸੈ ਗਿਲਾਨਿ'। 

ਸਿਖ ਹੋਇ ਤਿਨ ਜਾਇ ਘਰ, 

ਢਾਹਿਓ ਪੀਰ ਮੁਕਾਨ' ॥੮੬॥ 

ਚੌਪਈ: 

ਜਬਿ ਲੋਗੋਂ ਨੈ ਤਿਸੈ ਡਰਾਯੋ। 

ਤਬਿ ਤਿਨ ਯਾ ਬਿਧਿ ਸਬਿਨਿ ਸੁਨਾਯੋ। 

ਹਿੰਦੁ ਧਰਮ ਦੇਵਤਾ ਮੋਟੋ”। ਹਿੰਦੂ ਧਰਮ (ਹੀ ਇਕ) ਵੱਡਾ ਦੇਵਤਾ ਹੈ। 

ਤੁਰਕ ਮਲੇਛਹਿਂ ਮਾਨਨ ਖੋਟੋ ॥੮੭॥ 

ਸੀਸ ਨਿਵਾਵੈ ਤੁਰਕ ਅਗਾਰੀ। 

ਖੋਇ ਧਰਮ ਨਰ ਦੇਹ ਬਿਗਾਰੀ। 

ਦੋਖੀ ਗਊ ਦੇਵਤਨ ਕੇ ਜੋ। 

ਇਨੈ ਮਾਨ ਹੈ ਨਰਕ ਪਰੈ ਸੋ ॥੮੮॥ 

ਸਤਿਗੁਰੁ ਭੀ ਵਹਿ ਕਸਜੋ ਕਸੋਟੀ'। 

ਭਯੋ ਨਾਸ ਧਨ ਕਿਸਮਤ ਲੌਟੀ'। 

ਕਰੈਂ ਸ਼ਰੀਕ ਤਾਂਹਿ ਉਪਹਾਸਾ'। 

ਪੀਰ ਕੋਪ ਤੈ ਸਬਿ ਧਨ ਨਾਸਾ ॥੮੯॥ 

ਮੰਜ ਕਹੇ ਯਹਿ ਸਭ ਜਗ ਕਾਚਾ। 

ਗੁਰੁ ਸਿਖ ਲੈਹਿਂ ਮੁਕਤਿ ਧਨੁ ਸਾਚਾ। 

ਪਗਲਾ ਜਾਨ ਸ਼ਰੀਕਨ ਭਾਰੀ। 





468 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛੀਨਿ ਧਾਮ ਧਨ ਦਯੋ ਨਿਕਾਰੀ ॥੯੦॥ 
ਪਤੀਬੂਤਾ ਤੀਆ ਤਿਹ ਭਾਏ'। 

ਦੰਪਤਿ ਜਾਇ ਲਾਹੌਰ ਥਿਰਾਏ। 

ਕਰੈਂ ਮਜੂਰੀ ਜੋ ਕੁਛ ਪਾਵੈਂ। 

ਤਾਂ ਕੇ ਹਿਸੇ ਚਾਰ ਬਨਾਵੈਂ ॥੯੧॥ 

ਦੋ ਹਿੱਸੇ ਮੈਂ ਕਰੈਂ ਗੁਜਾਰਾ। 

ਏਕ ਪਠਾਵਹਿਂ ਗੁਰੁ ਢਿਗ ਸਾਰਾ। 

ਏਕ ਖੁਲਾਵੈਂ ਨਿੱਤ ਗਰੀਬੈਂ। 

ਯਾਂ ਬਿਧਿ ਕਰੈਂ ਰਹੈਂ ਖੁਸ਼ ਜੀਵੈ! ॥। ੯੨॥ 'ਜੀਅ ਵਿੱਚ। 
ਪੁਨ ਸਤਿਗੁਰੁ ਤਿਹ ਪਰਖਨ ਹੇਤਾ। 

ਪਠਯੋ ਮੇਵੜਾ' ਤਾਹਿ ਨਿਕੇਤਾ?। 'ਅਰਦਾਸੀਆ। “ਘਰ। 
ਤਲਬ ਰੁਪਯੇ ਕਰੇ ਪਚੀਸੋ'। ਪੱਚੀ (੨੫) ਰੁਪਏ (ਗੁਰਾਂ ਨੇ) ਮੰਗਾਏ ਹਨ। 
ਸੁਨਿ ਦੰਪਤਿ ਖੁਸ਼ ਭਏ ਅਤੀ ਸੋ ॥੯੨॥ 

ਨਿਜ ਕੰਨਯਾ ਕੀ ਕਰਿ ਕੁੜਮਾਈ। 

ਦਏ ਰਜਤਪਣ' ਗੁਰੁ ਹਿਤ ਲਿਆਈ। 

ਕਿਤਕ ਕਾਲ ਜਬਿ ਔਰ ਬਿਤਾਯੋ। 

ਮਨ ਅਡੋਲ ਤਿਨ ਕੇਰ ਰਹਾਯੋ ॥ ੯੪॥ 

ਪੁਨ ਗੁਰੁ ਸਿਦਕ ਪਰਖਬੇ ਕਾਜੈਂ। 

ਪਠਯੋ ਮੇਵੜਾ ਤਿਹ ਦਰਵਾਜੈਂ। 

ਤੀਸ ਰਜਤਪਣ ਪੁਨ ਮੰਗਵਏ। 

ਸਿੱਖਣੀ ਗਿਰਵੀ ਧਰਿ' ਸਿੱਖ ਦਏ ॥ ੯੫॥ 

ਮਨ ਅਡੋਲ ਦੋਨੋਂ ਕਾ ਰਹਾ। 

ਧੰਨਜ ਭਾਗ ਅਪਨਾ ਕਰਿ ਲਹਾ'। 

ਪੁਨ ਜਬਿ ਹੀ ਗੁਰ ਢਿਗ ਵਹਿ ਆਯੋ। 

ਕਰਿ ਦਰਸ਼ਨ ਮਨਿ ਅਤਿ ਹਰਖਾਯੋ ॥ ੯੬॥ 

ਰਹਿ ਤਹਿ ਲਗੋ ਕਰਨ ਬਹੁ ਸੇਵਾ। 

ਬਨ ਤੈ ਲਕਰੀ ਲਯਾਇ ਅਭੇਵਾ'। 

ਘਾਸ ਅਪੂਰਬ' ਗੁਰਿ ਘੋਰਨ ਹਿਤ। 

ਖੋਤ ਲਯਾਵੈ ਅਤਿ ਹਿਤ ਦੈ ਚਿੱਤ ॥੯੭॥ 

ਨਿੰਮਰ ਰਹੈ ਜਨਾਵੈ ਨਾਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 469 


ਸ੍ਰਾਸ ਸ੍ਰਾਸ ਸਤਿਨਾਮੁ ਜਪਾਹੀ। 

ਇਕ ਦਿਨ ਲਕਰੀ ਲੇਵਨ ਗਯੋ। 

ਆਂਧੀ ਅਈ ਅੰਧੇਰਾ ਭਯੋ ॥ ੯੮ ॥ 

ਕੰਕਰ ਸਿਕਤਾ' ਉੜੈ ਅਪਾਰੀ। 

ਸਨਮੁਖ ਪੌਨ ਹਟਾਇ ਪਿਛਾਰੀ। 

ਆਂਖ ਧੂਰ ਪਰ ਕਰਿ ਮੁੰਦ ਗਈ। 

ਪਗਨ ਅਗਰ ਚਲਿ ਮਗ ਨ ਦਿਸਈ' ॥ ੯੯॥ _ 'ਪੋਰ ਨਹੀਂ ਅੱਗੇ ਚੱਲਦਾ ਤੇ ਨਾ ਹੀਰਾਹ ਦਿਸਦਾ ਹੈ। 
ਮਗ ਮਹਿ ਕੂਪ' ਥੋਰ ਜਲ ਵਾਰੋ। 'ਬੂਹ। 

ਹੁਤੋ, ਨ ਪਿਖਜੋ ਸੁ ਗਿਰਯੋ ਮਝਾਰੋ। 

ਭੀਗਨ' ਦਯੋਂ ਕਾਠ? ਤਹਿ ਨਾਹੀ। 

ਰਖਯੋ ਰਾਤ ਭਰ ਸੀਸ ਉਠਾਹੀ ॥ ੧੦੦॥ 

ਸਿਮਰੈ ਗੁਰਹਿਂ ਪ੍ਰੇਮ ਪ੍ਨ ਪੂਰੋ। 

ਲਕਰੀ ਪੁਗੀ ਨ' ਸੰਸਾ ਭੂਰੋ। ਪੁੱਜ ਨਹੀਂ ਸਕੀਆਂ। 
ਕਰੀ ਪੇਮ ਨੇਂ ਖੈਂਚ ਬਿਸਾਲਾ। 

ਗੁਰੁ ਸਰਬਗਯ ਲਖਜਯੋ ਸਿੱਖ ਹਾਲਾ ॥ ੧੧੧॥ 

ਰਹਯੋ ਨ ਗਯੋ ਬਡੀ ਨਿਸ ਜਗ ਕੈ'। 'ਅੰਮ੍ਰਿਤ ਵੇਲੇ ਜਾਗ ਕੇ। 
ਚਲੇ ਧਾਇ ਗੁਰੁ ਤਿਸ ਦਿਸ ਭਗ ਕੈ'। 'ਦੌੜ ਕੇ। 

ਕੁੰਚਰ' ਬੰਧਨ ਮੋਚਨ? ਜੈਸੇ। 'ਹਾਥੀ ਦੇ। “ਕੱਟਣ (ਵਾਸਤੇ)। 
ਗਏ ਹਰੀ, ਗੁਰੁ ਸ਼ੀਘਰ ਤੈਸੇ ॥ ੧੧੨॥ 

ਰੱਸੇ ਲਿਆਵਹੁ ਜਲਦ ਸੁਨਾਏ। 

ਦਾਸ ਮਿਲੇ ਲੈ ਦੌਰ ਸੁ ਜਾਏ। 

ਕੂਪ ਤੀਰ ਜਾ ਗੁਰੁ ਅਸ ਟੇਰਜੋ। 

ਕਯੋਂ ਨਹੀਂ ਕਾਸਟ ਸਿਰ ਤੈ ਗੇਰਿਓ ॥ ੧੧੩॥ 

ਨਿੰਮਰ ਹੂੈ ਭਾਈ ਮੰਜ ਭਾਖਾ। 

ਕਾਠ ਸੁਸਕ' ਲੰਗਰ ਹਿਤ ਰਾਖਾ। 

ਯਹਿ ਤਨ ਭੀਗਜਯੋ ਬਿਗਰਤ ਨਾਹੀ। 

ਲਕਰੀ ਭੀਗੀ ਜਰ ਹੈ ਨਾਹੀ ॥ ੧੦੪॥ 

ਪਹਿਲੇ ਸੁਸਕ ਕਾਠ ਨਿਕਰਾਯੋ। 

ਪੁਨਾ ਨਿਕਰਿ, ਗੁਰੁ ਪਗ ਲਪਟਾਯੋ। 

ਪੇਖਿ ਸੁ ਪੇਮ ਨੇਮ ਮੰਜ ਕੇਰਾ। 





470 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਰ ਕਰੁਨਾ ਭਰਿ' ਗੁਰੁ ਯੌ ਟੇਰਾ ॥੧੦੫॥ 
ਮਾਂਗ ਮੰਜ ਜੋ ਤੁਹਿ ਮਨ ਭਾਈ। 

ਹਾਥ ਜੋਰਿ ਮੰਜ ਅਰਜ਼ ਅਲਾਈ। 

ਹੇ ਗੁਰੁ ! ਆਪ ਨਗਨ ਪਗ ਆਏ। 

ਦਾਸ ਜਾਨ ਅਸ ਕੀਨੀ ਦਾਏ ॥੧੦੬॥ 
ਯਹਿ ਕੁਛ ਨਈ ਕਈ ਤੁਮ ਨਾਹੀ। 

ਹੇਤ ਦੋੋਪਤੀ ਕੀਨੀ ਯਾਹੀ। 

ਗਜ ਹਿਤ ਬਾਹਨ' ਤਜ ਜਿਮ ਦੌਰੇ। 
ਅੰਮ੍ਰੀਕ ਹਿਤ ਕਿਤ ਕਿਯ ਹੌਰੇ' ॥੧੦੭॥ 


ਸਿੱਖੀ ਸਿਦਕ ਨਾਮੁ ਹਰਿ ਭਗਤੀ। 
ਆਤਮ ਗਜਯਾਨ ਸੇਵ ਯੂਤ ਸ਼ਕਤੀ'। 
ਰਾਵਰ ਪਦ ਅਰਬਿੰਦ ਮਿਲਿੰਦੂ'। 


ਰਹਿ ਮਨ ਮੋਰ ਚਕੋਰ ਸੁ ਇੰਦੂ' ॥੧੦੮॥ 


ਔਰ ਕਛੂ ਨਹਿ ਚਾਹੋ' ਕਬੀ। 

ਰਹਿ ਮਮ ਮਤ ਤਸ ਜਸ ਹੈ ਅਬੀ ॥੧੦੯॥ 
ਦੋਹਰਾ: 

ਰਿਧਿ ਸਿਧਿ ਹਰਿ ਭਗਤਿ ਗੁਰੁ, 
ਬਖਸ਼ਯੋ ਆਤਮ ਗਯਾਨ। 

ਪੁਨ ਸਬਿ ਸਿਖਨ ਸੁਨਾਇ ਗੁਰੁ, 

ਯਾ ਬਿਧਿ ਕੀਨ ਬਖਾਨ ॥ ੧੧੦॥ 

ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਯਾਰਾ ॥ 
ਮੰਜ ਗੁਰੂ ਕਾ ਬੋਹਿਥਾ' ਜਗ ਲੈਘਨ ਹਾਰਾ ॥ 
ਮਾਨ ਹੁਕਮ ਗੁਰੁ ਕਾ ਪੁਨਾ, 

ਮੰਜ ਗਯੋ ਨਿਜ ਧਾਮ। 

ਤਿਯ ਸੁਤ ਸੁਤਾ ਇਕਠੇ ਭਏ, 

ਲੈਗਰ ਲਾਯੋ ਆਮ ॥੧੧੧॥ 

ਰਿੱਧਿ ਸਿੱਧਿ ਸਬਿ ਬਿਧ ਖਰੀ', 

ਰਹਿ ਦਰ ਪਰ ਨਰ ਭੀਰ। 


'ਹਿਰਦਾ ਕ੍ਰਿਪਾ ਨਾਲ ਭਰਕੇ। 


!'ਅਸਵਾਰੀ। 
।ਆਪਣੀ ਕੀਰਤੀ (ਮਹਿਮਾ) ਨੂੰ ਹੌਲਿਆਂ ਕੀਤਾ ਭਾਵ ਭਗਤਿ 
ਨੂੰ ਵੱਡਾ ਬਣਾਇਆ। 


'ਸੇਵਾ ਸ਼ਰੀਰਕ ਬਲ ਦੇ ਸਹਿਤ। 


(ਮੇਰਾ ਮਨ) ਆਪ ਦੇ ਚਰਨ ਕੰਵਲਾਂ ਦਾ ਭੌਰਾ (ਬਣਿਆ 
ਰਹੇ)। 
'ਆਪ ਦੇ ਮੁਖ ਰੂਪ ਚੰਦ੍ਰਮਾ ਦਾ ਮੇਰਾ ਮਨ ਚਕੋਰ (ਬਣਿਆ) 
ਰਹੇ। 


'ਜਹਾਜ਼। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 471 


ਮੰਜ ਭਗਤ ਜਗ ਬਿਦਿਤ ਭੌ', 'ਪੂਗਟ ਹੋ ਗਿਆ। 
ਸੇਵਹਿ ਪੀਰ ਫਕੀਰ ॥ ੧੧੨॥ 
ਸੁਜੱਸ ਪੁਰ' ਨਿਜ ਜਗਤ ਮੈਂ, 'ਭਰ ਕੇ ਭਾਵ ਫੈਲਾ ਕੇ। 
ਅੰਤ ਲਹੀ ਕੈਵੱਲਾ। 'ਕੈਵਲ ਮੁਕਤੀ। 
ਅਵਸਰ' ਪੇਖਿ ਅਧਜਾਇ ਯਹਿ, 'ਸਮਾਂ। 
ਈਹਾਂ ਭਯੋ ਅਚੱਲ' ॥ ੧੦੩॥ 'ਟਿਕ ਗਿਆ ਭਾਵ ਸਮਾਪਤ ਹੋ ਗਿਆ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਪੰਚਮ ਗੁਰੂ ਕਾ ਪ੍ਰਸੰਨ ਬਰਨਨੈ' 
ਨਾਮ ਅਸ਼ਟ ਦਸਮੋ ਬਿਸ੍ਾਮ ॥੧੮॥ 





472 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੧੯. (ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਥਾ- ਜਾਰੀ) 


੫ 


ਦੋਹਰਾ: 
ਮਨ ਅਨਗਨ ਸੰਕਲਪ ਬਨ, 
ਕੰਟਕ ਦੁਖਦ ਅਪਾਰ'। 


ਗੁਰੂ ਪਗਨ ਸੋਂ ਲਗਨ ਕੀ, 
ਅਗਨਿ ਜਗਨ ਕਰਿ ਜਾਰ' ॥੧॥ 


ਸੈਯਾ: 
ਰਹਿਤੋ ਕਿਤ ਸੇਵਨ ਦੇਵਨ ਕੋ, 
ਕਹਿਤੋ ਕਿਤ ਕੌਨ ਪੁਰਾਨ ਕਥਾ। 
ਦਹਿਤੋ ਪਥ ਬੇਦ ਸੁਕ੍ਰਿਤ ਤਥਾ'। 
ਢਹਿਤੋ ਧਰਮ ਹਿੰਦੁ ਮਿਨਾਰ' ਤਦੋਂ, 
ਚਹਿਤੋ ਜਗਿ ਕੌਨ ਕਲਯਾਨ ਪਥਾ'। 
ਜਗ ਬੰਦਨ ਨੰਦਨ ਖਸ਼ਟ ਗੁਰੂ', 


ਨਹਿ ਦੇਵਤ ਜੋ ਹਿਤੁ ਹਿੰਦੁ' ਮਥਾ2 ॥੨॥ 
ਸੋਰਠਾ: 

ਧਰਮ ਕਾਜ' ਜਿਹ ਲਾਜ, 

ਰਾਖੀ ਜੰਦੂ ਤਿਲਕ ਕੀ। 

ਪਗ' ਜਹਾਜ ਤਿਹ ਆਜ, 

ਹਰਿ ਗਯਾਨ ਫਰਿ' ਪਾਰ ਪਰ ॥੨॥ 
ਨਿਸ਼ਾਨੀ ਛੰਦ: 

ਸੀ ਗੁਰੁ ਅਰਜਨ ਦੇਵ ਜੀ, 

ਹਿਤ ਪਰਉਪਕਾਰੇ। 

ਮੰਦਰ ਸਹਿ ਤਾਲਾਵ ਕੀ, 
ਕਰਵਾਵਹਿਂ ਕਾਰੇ'। 

ਤਯਾਰ ਪੰਜਾਵੇ' ਸਿੱਖ ਕਰੈ, 

ਤਨ, ਮਨ, ਧਨ ਲਾਏ। 

ਆਨ ਸਿੱਖ ਚਹੁੰ ਕੂੰਟ ਤੇ, 


'ਮਨ ਅਣਗਿਣਤ ਸੰਕਲਪਾਂ ਦਾ ਜੰਗਲ ਹੈ (ਜਿਸ ਵਿੱਚ) 
ਬਹੁਤੇ ਦੁਖਦਾਈ ਕੰਡੇ ਹਨ। 


'ਗੁਰੂ ਚਰਨਾਂ ਦੀ ਲਗਨ ਰੂਪ ਅੱਗ ਬਾਲ ਕੇ ਸਾੜ ਦੇਹ। 


'ਰੁੜ੍ਹ ਜਾਂਦੇ। 

ਵੇਦਾਂ ਅਤੇ ਪੁੰਨ ਦਾ ਰਾਹ ਸੜ ਜਾਂਦਾ। 

'ਮੁਨਾਰਾ। 

'ਮੁਕਤੀ ਦਾ ਰਸਤਾ। 

'ਜਗਤ ਦੇ ਬੰਦਨਾਂ ਕਰਨ ਯੋਗ ਛੇਵੇਂ ਗੁਰਾਂ ਦੇ ਸਪੁੱਤਰ (ਸ੍ਰੀ 
ਗੁਰੂ ਤੇਗ਼ ਬਹਾਦਰ ਜੀ)। 

ਹਿੰਦੂਆਂ ਵਾਸਤੇ। “ਸੀਸ। 


'ਧਰਮ ਦਾ ਕੰਮ (ਜਾਣ ਕੇ)। 


'ਚਰਨਾਂ ਰੂਪ। 
'ਫੜ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਨ ਦੇਤ ਮਹਾਂਏ ॥੪॥ 
ਫਫੜੇ ਨਾਮ ਗਰਾਮ ਮੈਂ, 
ਇੱਕ ਬਹਿਲੋ ਨਾਮੀ। 


'ਸਿੱਧੂ ਜੱਟਾਂ ਦੇ ਘਰ ਜੰਮਿਆ ਸੀ। 
ਦੇਖੋ ਬਿਸਰਾਮ ੬ ਦੇ ਅੰਕ ੭ ਦੀ ਪੈਰ ਟਿੱਪਣੀ ੨। 


ਲੈ ਲੋਗ ਮਹਾਨੀ ॥੫॥ 
ਪੰਚਮ ਗੁਰੁ ਬੁਲਾਯੋ, 


ਤਿਸ ਕੋ ਸਿੱਖ ਪਠ ਕੈ'। 

ਨਿਜ ਘਰ ਤੈ ਗੁਰੁ ਢਿਗ ਅਯੋਂ, 

ਸੋ ਅਤਿ ਮਨ ਹਠ ਕੈ। 

ਬਾਨਾ ਸਰਵਰੀਆ। 

ਬਹਾਇ' ਦਰਯਾਇ ਸਤੱਦੁਵੈਂ?, 'ਰੋੜ੍ਹ ਕੇ। “ਸਤਿਲੂਜ ਵਿੱਚ। 
ਆ ਗੁਰੁ ਪਗ ਫਰੀਆ ॥੬॥ 

ਹੋਇ ਸਿਖ ਸਿਦਕੀ ਹਠੀ, 

ਸੇਵਾ ਬਹੁ ਭਾਈ'। 

ਖੋਦੈ ਤਾਲ ਬਿਸਾਲ ਹੀ, 

ਮਨ ਤਨ ਧਨ ਲਾਈ। 

ਸੂਪ' ਫਾਹੁਰੀ” ਹਾਥ ਲੈ, 'ਛੱਜ। “ਫਾਹੁੜੀ। 
ਚੂਕ ਮੈਲਾ' ਕੁਰਾ”। 'ਵਿਸ਼ਟਾ। “ਕੂੜਾ। 
ਵੀਚ ਪੰਜਾਵੇ ਪਾਵਹੀ, 

ਜਜੋਂ ਪੱਕੇ ਪੂਰਾ ॥ ੭ ॥ 

ਖਾਵੈ ਟੁਕਰੇ ਮਾਂਗ ਕੈ, ਅ 

ਤਿ ਅਲਪ ਅਹਾਰਾ'। 

ਵਾਹਿਗੁਰੂ ਦਮ ਦਮ ਰਟੈ' 

ਰਹਿ ਨਿੰਮੁ ਭਾਰਾ। 

ਤਿੱਖੀ ਧਾਰ ਤਰਵਾਰ ਤੈ, 


473 





474 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਨਿ ਬਾਲਹੁ ਨਿੱਕੀ। 
ਬਾਰਾਂ ਬਰਸ ਨਿਬਾਹੀਆ, 
ਜਬਿ ਬਹਿਲੋ ਸਿੱਖੀ ॥੮॥ 
ਖੁਸ਼ੀ ਹੋਇ ਬਖਸ਼ੀ ਗੁਰੂ, 
ਰਿਧਿ ਸਿੱਧਿ ਅਪਾਰੀ। 
ਸਿੱਖੀ ਮਾਲਵ ਦੇਸ ਕੀ 
ਪਦ ਭਾਈ ਭਾਰੀ'। 

ਤਬਿ ਤੈ ਸੰਤਤਿ' ਤਾਂਹਿ ਕੀ 
ਭਾਈ ਕੇ ਕਹੀਏ। 

ਦੇਸ ਮਾਲਵਾ ਮਾਨ ਹੈ 

ਤਬਿ ਲੌ ਬਿਦਤਹੀਏ' ॥੯॥ 
ਦੋਹਰਾ: 


ਕੇਤਕ ਮਾਸ ਥਿਰਾਇ' ॥੧੦॥ (ਉਥੇ) ਰਹਿ ਕੇ। 
ਭਾਈ ਬੁਧੂ ਘੁਮਾਰ ਨੇ, 

ਕਈ ਲਾਖ ਇੱਟ ਲਾਇ। 

ਗਿਰ ਸਮ' ਆਵਾ ਤਯਾਰ ਕਰਿ, ਪਹਾੜ ਵਾਂਗ। (ਉੱਚਾ ਤੇ ਵੱਡਾ)। 
ਗੁਰੁ ਕੋ ਘਰ ਲੇ ਜਾਇ ॥੧੧॥ 

ਸਹਿ' ਸਿੱਖਨ ਪੁਸ਼ਾਦ ਕਰਿ, 'ਸਣੇ। 
ਛਕਵਾਯੋ ਧਰਿ ਆਸ। 

ਆਵਾ ਪੱਕੈ ਨਫਾ ਹੂ, 

ਕਰਵਾਈ ਅਰਦਾਸ ॥ ੧੨॥ 

ਚੌਪਈ: 

ਲੱਖੂ ਨਾਮ ਸਿੱਖ ਗੁਰੁ ਗੌਰੈਂ'। 

ਰਹਿਤ ਮਸਤ ਇਕ ਵੀਚ ਲਹੌਰੈਂ। 

ਸੋ ਭੀ ਤਿਸੀ ਸਮੇਂ ਤਹਿਂ ਆਯੋ। 

ਪੰਗਤਿ ਮੈਂ ਵਹਿ ਜਾਨ ਨਾ ਪਾਯੋ ॥੧੨॥ 
ਦਰਵਾਜੇ ਪਰ ਬੈਠ ਰਹਾ ਸੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 475 


ਨਹਿ ਪ੍ਰਸ਼ਾਦਿ ਤਿਹ ਮਿਲਾ ਤਹਾਂ ਸੋ। 
ਛਕਿ ਪ੍ਰਸ਼ਾਦ ਜਬਿ ਅੰਦਰ ਖਾਸ'। 
ਆਵਾ ਪੱਕੇ ਭਈ ਅਰਦਾਸ ॥ ੧੪ ॥ 
ਤਬਿ ਲੱਖੂ ਬਾਹਰ ਅਸ ਕਹਾ। 

ਆਵਾ ਕੱਚਾ ਬੁੱਧੂ ਰਹਾ। 

ਰਾਮ ਚੰਦ ਜਯੋਂ ਸਵਰੀ ਕੇਰੀ'। 

ਮਹਿਮਾ ਨਿਜ ਤੈ ਕਰੀ ਬਧੇਰੀ ॥੧੫॥ 
ਕ੍ਰਿਸ਼ਨ ਪੁਤਗਯਾ ਅਪਨੀ ਹਾਰੀ। 
ਰਾਖੀ ਭੀਖਮ ਕੀ ਬਡ ਭਾਰੀ”। 


ਰੀਤਿ ਯਹੀ ਰਾਖਤ ਸਦ ਹਰਿ ਹੈ। 
ਪੂਰਨ ਕਰਤ ਭਗਤ ਜੋਰਰ ਹੈ' ॥ ੧੬॥ 
ਤੋਂ ਗੁਰੁ ਸਿੱਖਨ ਕੀ ਬਡਿਆਈ। 


ਰਾਖਤ ਅਪਨੀ ਪੈਜ ਹਰਾਈ'। 

ਮਾਤ ਪਿਤਾ ਜਜੋਂ ਨਿਜ ਸੁਤ ਕੇਰੀ। 
ਪੂਰਨ ਕਰਤ ਬਾਤ ਨਿਜ ਗੇਰੀ' ॥੧੭॥ 
ਗੁਰੁ ਰਾਖੀ ਲੱਖੂ ਕੀ ਬਾਤ। 

ਆਵਾ ਕੱਚਾ ਰਹਯੋ ਬਖਯਾਤ। 

ਪੁਨ ਬੁੱਧੂ ਸਤਿਗੁਰੁ ਢਿਗ ਆਯੋ। 

ਗੁਰੁ ਨੇ ਲੱਖੂ ਪਾਸ ਪਠਾਯੋ ॥ ੧੮॥ 
ਜਾਇ ਖੁਲਾਈ ਤਾਂਹਿ ਮਿਠਾਈ। 

ਹੈ ਖੁਸ਼ ਲੱਖੂ ਗਿਰਾ ਅਲਾਈ'। 

ਆਵਾ ਤੁਹਿ ਅਬਿ ਪਕਤਾ ਨਾਹੀ। 

ਪੈ ਪੱਕੇ ਕੇ ਭਾਉ ਬਿਕਾਹੀ ॥ ੧੯॥ 
ਉਸੀ ਸਾਲ ਬਰਖਾ ਅਸ ਹੋਈ। 

ਗਿਰੇ ਮਕਾਨ ਰਹਾ ਇਕ ਕੋਈ। 
ਬਾਦਸ਼ਾਹਿ ਬੰਧਾ' ਲਗਵਾਯੋ। 

ਸ਼ਾਹਿ ਬਿਲਾਵਲ ਤੈ ਕਿਲੇ ਤਾਯੋ' ॥ ੨੦॥ 


ਕ੍ਰਿਸ਼ਨ ਜੀ ਨੇ ਪ੍ਰਤੱਗਿਆ ਕੀਤੀ ਸੀ ਕਿ ਮੈਂ ਕੁਰੂਛੇਤ੍ਰ ਦੇ ਜੰਗ 
ਵਿੱਚ ਸ਼ਸਤ੍ਰ ਨਹੀਂ ਫੜਾਂਗਾ ਕੇਵਲ ਰਥ ਹੀ ਹੱਕਾਂਗਾ। ਭੀਸ਼ਮ 
ਨੇ ਪੁਣ ਕੀਤਾ ਕਿ ਮੈਂ ਸ਼ਸਤ੍ਰ ਫੜਾ ਕੇ ਛੱਡਾਂਗਾ। ਸੋ ਭੀਸ਼ਮ ਦੀ 
ਪ੍ਤੱਗਿਆ ਸੱਚੀ ਕਰਨ ਲਈ ਕ੍ਰਿਸ਼ਨ ਜੀ ਨੇ ਚੱਕਰ ਫੜਿਆ। 
(ਦੇਖੋ ਮਹਾਨ ਕੋਸ਼ ਦਾ 'ਭੀਸ਼ਮ' ਪਦ) 


ਕਹਿੰਦਾ ਹੈ। 
'ਪ੍ਰਤੱਗਿਆ ਤਿਆਗ ਕੇ। 


ਛੱਡ ਕੇ। 


'ਬੰਨ੍ਹ। 
'ਬਿਲਾਵਲ ਸ਼ਾਹ ਦੀ ਜਗ੍ਹਾ ਤੋਂ ਕਿਲ੍ਹੇ ਤੱਕ। 





476 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਈਂਟ ਖਪੀ ਸਭਿ ਤਾਂਹਿ ਮਝਾਰੇ। 

ਜਾਂ ਕੇ ਹੈਂ ਨਿਸ਼ਾਨ ਅਬਿ ਭਾਰੇ। 

ਲੋਗਨ ਕੇ ਘਰ ਗਿਰੇ ਮਹਾਂਈਂ। 

ਪੱਕੀ ਈਂਟ ਨਾ ਮਿਲੈ ਕਿਥਾਂਈਂ ॥੨੧॥ 


ਫੈਲਜਯੋ ਸੁਜੱਸ ਗੁਰੂ ਕਾ ਤੂਰਨ' ॥ ੨੨॥ 

ਦੋਹਰਾ: 

ਤਬੈ ਬਹੋੜੂ ਨਾਮ ਸਿੱਖ, 

ਜਾਤਿ ਸੁਨਾਰੇ ਆਇ। 

ਟਹਿਲ ਤਾਲ ਕੀ ਬਹੁ ਕਰੀ, 

ਖੁਸ਼ੀ ਗੁਰੈਂ ਤੇ ਪਾਇ ॥ ੨੩॥ 

ਧਰਮ ਕਿਰਤ ਕਰਿ ਜਾਇ ਘਰ, 

ਲਗਯੋ ਗੁਜਾਰਨ ਕਾਲ। 

ਲੈਗਰ ਗੁਰੁ ਕੇ ਨਾਮ ਪਰ, 

ਰਾਖਯੋ ਲਾਇ ਬਿਸਾਲ ॥੨੪॥ 

ਸਰਦ ਸਸੀ ਜਜੋਂ' ਕੀਰਤੀ, 

ਛਾਈ' ਤਿਹ ਜਗ ਮਾਹਿ। 

ਅੰਤਹਿ ਲੀਨੋ ਪਰਮ ਪਦ, 

ਗੁਰੁ ਸੇਵਾ ਫਲ ਯਾਹਿ ॥੨੫॥ 

ਕਬਿਤ: 

ਨਗਰ ਬਠਿੰਡੇ ਵਾਰ' ਦਿਜ” ਏਕ ਸ਼ਾਹੂਕਾਰ, 'ਵਾਲਾ। “ਬ੍ਰਹਮਣ। 
ਹੇਤ ਬਿਵਹਾਰ' ਗੰਗਾਰਾਮ ਨਾਮ ਜਾਨੀਏ। 'ਵਪਾਰ ਵਾਸਤੇ। 

ਏਕ ਸੌ ਸ਼ੁਤੁ' ਲਾਦ ਬਾਜਰੀ ਜੁਮਾਰ” ਆਦਿ, ।'ਊਠ। ਜੁਆਰ, ਚਰੀ। 
ਤਰਫ ਲਾਹੌਰ ਚਲਜੋ ਬੇਚਬੇ ਪੁਮਾਨੀਏ'। 'ਜਾਣੋ। 

ਗੁਰੁ ਪੈ ਖਰਚ' ਸੁਨਿ ਬਿਰਯੋ ਜਾਇ ਤਹੀਂ ਗੁਨਿ?, '(ਅੰਨ ਦਾ) ਖ਼ਰਚ। “ਵਿਚਾਰ ਕੇ। 
ਪੇਖਯੋ ਤਲਾਬ ਖੋਦੈਂ ਲੋਗ ਬਹੁਤਾਨੀਏ'। 'ਬਹੁਤੇ। 

ਕੇਤੇ ਰਚੈਂ' ਈਂਟ ਕੇਤੇ ਚੂਨਾ ਰਹੇ ਪੀਨ, ਬਣਾਉਂਦੇ ਹਨ। 
ਕੇਤੇ ਕੱਢੈਂ ਕਾਰ ਨੀਠ', ਕੇਤੇ ਲਾਵੈਂ ਆਵੇ ਮਾਨੀਏ 'ਭਲੀ ਤਰ੍ਹਾਂ (ਸਰੋਵਰ ਵਿੱਚੋਂ) ਗਾਰ ਕੱਢ ਰਹੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੨੬॥ 

ਦੇਸ ਐ ਬਿਦੇਸ ਕੇ ਅਪਾਰ ਸਿੱਖ ਕਰੈਂ ਕਾਰ, 
ਲੈਗਰ ਪਹਿਰ ਚਾਰ ਬੇਸ਼ੁਮਾਰ ਬਰਤੈ। 

ਸੈਂਕੜੇ ਗਰੀਬ ਐ ਮਜੂਰ ਪੇਟ ਪੂਰ' ਖਾਹਿਂ, 
ਸੈਂਕੜੇ ਪੇ੍‌ਮੀ ਸਿੱਖ ਦੇਵੈਂ ਲਜਾਇ ਘਰ ਤੈ। 
ਦੇਖਿ ਖਲਜਗਨ' ਮਗਨ ਭਯੋ ਗੰਗਾਰਾਮ, 
ਗੁਰੂ ਕੌ ਦਰਸ ਮਨ ਫਿਰ ਗਯੋ ਤਰ' ਤੈਂ”। 
ਦੋਇ ਦਿਨ ਲੌਗਰ ਨ ਭਯੋ ਅੰਨ ਨਾਹਿ ਅਯੋ, 
ਬਿਰਤਿ ਅਕਾਸੀ' ਪੇਖ ਦੂਜ ਦਯਾ ਧਰਿ ਤੈ? 
॥੨੭॥ 

ਏਕ ਸਦ ਮਨ' ਅੰਨ ਦੀਓ ਦੂਜ ਲੈਗਰ ਮੈਂ, 
ਏਕ ਦਿਨ ਹੀ ਮੈਂ ਭਯੋ ਖਰਚ ਸੁ ਹੇਰਯੋ'। 

ਦੂਏ ਦਿਨ ਫੇਰ ਦੀਨ ਤੀਸਰੇ ਚਤੁਰ ਚੀਨ', 
ਆਖਰ ਪੁਬੀਨ ਸਥਿ ਅੰਨ ਤਹਿੰ ਗੇਰਯੋ। 
ਸਿੱਖਨ ਕੀ ਹੇਰਿ ਰੀਤਿ ਤਾਂਹਿ ਭਿ ਬਢੀ ਪੀਤਿ, 
ਪ੍ਰਤੀਤ ਧਰਿ ਭਯੋ ਸਿਖ ਗੁਰ ਕੇਰਯੋ'। 

ਮਨ ਤਨ ਧਨ ਲਾਇ ਸੇਵਕ ਹੀ ਬਹੁ ਭਾਇ, 
ਬਰਸ ਬਿਤਾਇ ਭਯੋ ਸਿੱਧ' ਸੋ ਬਧੇਰਯੋ ॥ ੨੮॥ 
ਪਾਇ ਗੁਰੁ ਆਇਸ' ਰਿਹਾਇਸ਼ ਬਠਿੰਡੇ ਕੀਨ, 
ਨੌਮ ਗੁਰੂ ਤਕ ਰਾਖੀ ਦੇਹ ਨਿਜ ਤਾਂਹਿ ਹੈ। 
ਕਰੈ ਜੋ ਬਚਨ ਹੋਇ ਪੂਰਨ ਸੋ ਤੂਰਨ' ਹੀ, 
ਲੋਗ ਸਬਿ ਦੇਸ ਕੇ ਮੰਨਤਰਹੇ ਵਾਹਿ ਹੈਂ। 

ਗੁਰੂ ਕੀ ਅਪਾਰ ਸੇਵ ਰਹਯੋ ਕਰਵਾਤ ਭੇਵ', 
ਸਿਧੀ ਚੰਦ ਬਿਧੀ ਚੰਦ ਖੱਤਰੀ ਥੇ ਤਾਂਹਿ ਹੈਂ। 
ਕਰਤ ਸੋ ਰਹੇ ਸੇਵ ਤਾਂਹਿ ਕੀ ਅਭੇਵ' ਅਤਿ, 


ਆਸ ਧਰਿ ਸੁਤ ਏਵ ਭਯੋ ਬਚ ਜਾਂਹਿ ਹੈਂ 


॥੨੯॥ 

ਹੋਇ ਸੁਤ ਥਾਰੋ' ਘਰ ਸੇਤ ਬੋਦੀ ਵਾਰੋ ਵਰ, 
ਕਰਾਮਾਤੀ ਭਾਰੋ ਤਰ' ਮਾਨੈ ਜਗ ਸਬਿ ਹੈ। 
ਜੈਸ ਕਹਯੋ ਤੈਸ ਲਹਯੋ ਭਯੋ ਮੂਲ ਚੰਦ ਨਾਮੀ, 


477 


'ਭਰ ਕੇ। 


'ਬਹੁਤਾ ਇਕੱਠ। 
'ਬਹੁਤਾ। “(ਤਦੋਂ ) ਤੋਂ। 


'ਬਿਹੰਗਮ ਬ੍ਰਿਤੀ, ਸੰਤੋਖ ਬ੍ਰਿਤੀ। “ਧਾਰਨ ਕੀਤੀ। 
ਸੋ ਮਣ। 


'ਦੇਖਿਆ। 
ਤੀਜੇ ਤੇ ਚੌਥੇ ਦਿਨ (ਵੀ ਦਿੱਤਾ) ਜਾਣੋ। 


ਤੁਹਾਡੇ ਘਰ। “ਚਿੱਟੀ ਬੋਦੀ ਵਾਲਾ। 
'ਬਹੁਤਾ। 





ਸਿਧੀ ਚੰਦ ਘਰ ਸੇਤ ਬੋਦੀ ਵਾਰੋ ਤਬਿ ਹੈ। 
ਕਰਾਮਾਤ ਜਾਂਹਿ ਤੈ ਅਪਾਰ ਹੀ ਬਿਦਿਤ ਭਈ, 
ਭਯੋ ਸੋ ਫਕੀਰ ਪੀਰ ਬਿਦਤ' ਅਲਬ£ ਹੈ। 
ਸ਼ਹਿਰ ਸੁਨਾਮ ਗੰਗਾਰਾਮ ਕੀ ਸੰਤਾਨ ਆਮ', 


ਭਾਈ ਮੂਲ ਚੰਦ ਕੀ ਸਮਾਧਿ ਤਹਾਂ ਅਬਿ ਹੈ 


॥੩੦॥ 

ਦੋਹਰਾ: 

ਸੰਤਤਿ ਗੰਗਾਰਾਮ ਕੀ 

ਕਾਰ ਭੇਟ ਤਿਹ ਲੇਤ। 

ਸੁਨੋ ਕਥਾ ਇਤ ਗੁਰੂ ਕੀ, 

ਦੁਖ ਹਾਰਕ' ਸੁਖਿ ਹੇਤ” ॥ ੩੧॥ 
ਪੱਟੀ ਨਗਰ ਨਗੀਚ' ਕੇ, 
ਢਿੱਲੋਂ ਗਿੱਲ ਜਟ ਆਇ। 

ਕਰੈਂ ਸੇਵ ਬਹੁ ਤਾਲ ਕੀ, 
ਜਾਹਿਂ ਚਾਰ ਫਲ ਪਾਇ ॥੩੨॥ 

ਪੈਂਚ ਪਰਗਨੇ ਕੇਰ'। 

ਗ੍ਰਾਮਨ ਤੈ ਬਹੁ ਸਿਖਨ ਕੋ, 
ਲਯਾਵਤ ਸੋ ਨਿਤ ਘੇਰ ॥ ੩੩॥ 

ਕਬਿੱਤ: 

ਮੁਕਤਿ ਚਤੁਰ ਦਾਇ ਜਾਂਹਿ ਦ੍ਰਾਰ ਚਾਰ ਹੈ'। 
ਚਮਕ ਦਮਕ ਚਾਰੁ' ਚਾਰ ਦਿਸਹੂੰ ਤੇ? ਚਾਰਿ, 


ਚਾਰ ਹੀ ਬਰਨ ਆਇ ਪਾਇ ਫਲ ਚਾਰ' ਹੈ'। 
ਚਾਰ ਚਾਰ ਜਾਂਮ, ਚਾਰ ਬਰਨ ਕੋ ਉਚਾਰ ਨਾਮ', 


ਆਸ਼ੂਮ ਸੁ ਚਾਰ, ਚੱਕ ਚਾਰ ਕੋ ਵਿਚਾਰ ਹੈਂ'। 


ਚਾਰ ਬੇਦ ਸਾਰ, ਚਾਰ ਦਸ ਲੋਕ ਸਾਰ ਹੈ' 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਗਟ। “ਤਿਆਗੀ। 
ਬਹੁਤੀ ਉਲਾਦ (ਰਹਿੰਦੀ ਹੈ)। 


'ਜਿਸ ਦੇ ਚਾਰ ਦਰਵਾਜ਼ੇ ਚਾਰ ਮੁਕਤੀਆਂ ਦੇਣ ਵਾਲੇ ਹਨ। 
'ਸੁੰਦਰ। __ “ਚਹੁੰਆਂ __ਤਰਫਾਂ __ਤੋਂ। __ “ਚਹੁੰਆਂ 
(ਦਰਵਾਜ਼ਿਆਂਰਾਹੀਂ)। 

'ਚਾਰੇ ਫਲ (ਧਰਮ, ਅਰਥ, ਕਾਮ ਤੇ ਮੋਖ)। 

'ਅੱਠੇ ਪਹਿਰ ਚਾਰ ਅੱਖਰਾਂ (ਵਾਹਿਗੁਰੂ) ਦੇ ਨਾਮ ਦਾ ਉਚਾਰਨ 
ਹੁੰਦਾ ਹੈ। 

(ਜਿੱਥੇ) ਚਾਰੇ ਆਸ਼੍ਹਮ ਚਹੁੰ ਚੱਕਾਂ (ਦੇ ਮਾਲਕ ਪ੍ਰਮੇਸ਼ਰ) ਦਾ 
ਹੀ ਵਿਚਾਰ ਕਰਦੇ ਹਨ। 


'ਚਾਰੇ ਸੰਪਰਦਾਵਾਂ (ਸੰਨਿਆਸੀ, ਵੈਰਾਗੀ ਉਦਾਸੀ ਤੇ ਨਿਰਮਲੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੪ ॥ 


ਮੰਦਰ ਕੇ ਅੰਦਰ ਜੋ ਜਾਨ ਹੇਤ ਪੁਲ ਕੀਨ, 
ਸੁੰਦਰ ਬਿਸਦ' ਚੀਨ ਬਿਪਲ£ ਸੁਹਾਵਨੋਂ। 
ਕਦਮ ਚੁਰਾਸੀ ਵਾਹਿ ਸਦਮ ਲੌ ਹੇਤੁ ਯਾਂਹਿ, 
ਛਦਮ ਚੁਰਾਸੀ ਲਾਖ ਜੋਨਿ ਹੋਇ ਭਾਵਨੌ'। 


ਚਲਤਿ ਸਨੇਮ ਗੁਰੁ ਪਗ ਧਰਿ ਪ੍ਰੇਮ ਜੋਇ, 
ਹੋਇ ਨਾਹਿ ਤਾਂਹਿ ਪੁਰ ਸਲਾਤ ਪਰ ਜਾਵਨੌ'। 


ਸੰਤ ਜੇ ਮਰਾਲ ਮਾਲ, ਥਿਰ ਹੈਂ ਬਿਸਾਲ ਤਾਹਿਂ, 


ਤਿਨ ਕੋ ਨਿਹਾਲ ਜਨ ਹੂੈ ਨਿਹਾਲ ਪਾਵਨੌ' 
॥੩੫॥ 


ਤਾਲ ਤਯਾਰ ਭਏ ਗੁਰੁ ਖੁਸ਼ੀ ਕੇ ਸਮਾਨ ਕਏ, 
ਪਰਸ਼ਾਦ ਬਰਤਏ ਅਏ ਸਿੱਖ ਭਾਰ ਹੈਂ। 
ਲਾਲੂ; 

ਸਾਲ੍ਹੋ, ਕਲਯਾਨ, ਰੂਪੇ ਆਦਿਕ ਅਪਾਰ ਹੈਂ। 
ਭਾਵਨਾ ਕੇ ਅਨੁਸਾਰ ਰਿੱਧਿ ਸਿੱਧਿ ਫਲ ਚਾਰ 
ਖਿਲਤ' ਅਪਾਰ ਗੁਰੂ ਬਖਸ਼ੇ ਸੁ ਧਾਰ ਹੈਂ?। 
ਸੁਜੱਸ ਉਚਾਰਤ ਵਿਚਾਰਤ ਗੁਰੂ ਕੇ ਗੁਨ, 
ਦੇਸ ਦੇਸ ਸਿੱਖ ਚਲੇ ਮੋਦ ਅਤਿ ਧਾਰ ਹੈੱ 
॥੩੬॥ 

ਦੋਹਰਾ: 

ਖੋੜਸ ਸੈ ਪੈਂਤਾਲੀਏ', 


ਹਰਿਮੰਦਰ ਨੂੰ ਮੰਨਦੀਆਂ ਹਨ) ਚਾਰ ਤਰ੍ਹਾਂ ਦੀ ਬਿਕੂਤੀ 
(ਧਰਤੀ, ਧਨ, ਇਸਤ੍ਰੀ, ਹਾਥੀ, ਘੋੜੇ ਆਦਿ ਦੇ ਦਾਤਾ ਹਨ। 
ਚਾਰ ਸਾਧਨ (ਬਿਬੇਕ, ਵੈਰਾਗ, ਖਟ ਸੰਪਤੀ, ਮੁਕਤੀ ਇੱਛਾ 
ਇਥੋਂ ਮਿਲਦੇ ਹਨ। ਇਹ ਹਰਿਮੰਦਰ) ਚਹੁੰ ਵੇਦਾਂ ਦਾ ਤੱਤ ਹੈ 
(ਇਸ ਲਈ ਇਹ ਅਸਥਾਨ) ਚੌਦਾਂ ਲੋਕਾਂ ਵਿੱਚੋਂ ਸਸ਼ਟ ਹੈ। 


'ਉੱਜਲ, ਚਿੱਟਾ। “ਬਹੁਤਾ। 


'(ਸਦਮ) ਸੀ ਹਰਿਮੰਦਰ ਤੱਕ ਉਹ (ਪੁਲ) ਚੁਰਾਸੀ ਕਦਮਾਂ 
(ਲੋਬਾ) ਹੈ। ਇਸ ਦਾ ਕਾਰਨ ਇਹ ਹੈ ਕਿ ਭਾਵਨਾ (ਸ਼ਰਧਾ 
ਨਾਲ ਉਪਰ ਦੀ ਲੋਘਣ ਵਾਲਿਆਂ ਦੀ) ਚੁਰਾਸੀ ਲੱਖ ਜੂਨ ਛਪ 
ਜਾਂਦੀ ਭਾਵ ਮਿਟ ਜਾਂਦੀ ਹੈ। 


'ਜਿਹੜਾ ਸਿਖ ਨੇਮ ਨਾਲ ਗੁਰਾਂ ਦੇ ਚਰਨਾਂ ਦਾ ਪ੍ਰੇਮੀ ਹੋ ਕੇ 
(ਪੁਲ) ਉਪਰ ਚੱਲਦਾ ਹੈ ਉਸ ਦਾ ਮੁਸਲਮਾਨਾਂ ਦੇ ਮਤ 
ਅਨੁਸਾਰ (ਜਮ ਮਾਰਗ ਵਿੱਚ ਨਰਕ ਦੀ ਅੱਗ ਤੇ ਬੱਝਾ) 
ਸਿਰਾਤ ਨਾਮ ਦੇ ਪੁਲ ਉਪਰ ਜਾਣਾ ਨਹੀਂ ਹੁੰਦਾ। 


'ਜਿਹੜੇ ਹੰਸਾਂ ਵਰਗੇ ਸੰਤ (ਗੁਰਮੁਖ) ਤਿਸ ਪੁਲ ਉੱਤੇ ਕਤਾਰਾਂ 
ਬੰਨ੍ਹਕੇ ਬਹੁਤ ਬੈਠਦੇ ਹਨ, ਤਿਨਾਂ ਨੂੰ ਦੇਖ ਕੇ ਲੋਕ ਨਿਹਾਲ ਤੇ 
ਪਵਿੱਤ੍ਰ ਹੁੰਦੇ ਹਨ। 


ਸਿਰੋਪਾਉ, ਪੁਸ਼ਾਕੇ। “ਉਨ੍ਹਾਂ ਪਹਿਨ ਲਏ। 


!੧੬੪੫ ਬਿ: ਵਿੱਚ। 





480 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੰਦਰ ਭਯੋ ਤਿਆਰੁ। 

ਕਥਾ ਔਰ ਇਕ ਤਬਿ ਭਈ, 

ਸੋ ਸਬਿ ਸੁਨੋ ਸੁਧਾਰ ॥੨੩੭॥ 

ਚੌਪਈ: 

ਹੁਤੋਂ ਵਜੀਰ ਖਾਨ ਵਾਜੀਰ। 
ਬਾਦਸ਼ਾਹ ਕਾ ਬਡੋ ਅਮੀਰ। 

ਰੋਗ ਜਲੈਧਰ' ਤਾਂ ਕੋ ਭਯੋ। 

ਅਨਿਕ ਉਪਾਵਨ ਤੈ ਨਹਿ ਗਯੋ ॥ ੩੮ ॥ 
ਪੀਰ ਫਕੀਰ ਅਨੇਕ ਮਨਾਏ। 
ਕਿਨਹੂੰ ਕਰੀ ਨ ਜਰੀ' ਸਹਾਏ। 

ਗੁਰੁ ਅਰਜਨ ਕੀ ਸੁਨਿ ਵਡਿਆਈ। 
ਅਯੋ ਸੁਧਾਸਰ ਧਰਿ ਆਸਾਈ' ॥੩੯॥ 
ਦੁਖ ਭੰਜਨਿ ਢਿਗ ਗੁਰੂ ਥੜੇ ਪਰ। 

ਬੈਠੇ ਰਹੈਂ ਕਰਾਇਂ ਕਾਰ ਵਰ। 

ਦਾਸਨਿ ਖਾਨ' ਸੁ ਗੁਰੁ ਅਗਵਾਈ”। 
ਕਾਢ ਪਾਲਕੀ ਤੈ ਦਿਯ ਪਾਈ ॥੪੦॥ 
ਬੈਠਯੋ ਖਰਯੋ ਨ ਤਾਂ ਤੈ ਜਾਈ। 

ਦੁਖੀ ਦੇਖਿ ਗੁਰੁ ਕਰੁਨਾ' ਆਈ। 

ਕਹੋ ਗੁਰੂ ਬੁੱਢੇ ਜੀ ਤਾਈਂ। 

ਕਾਰ ਕਢਤ ਥੋ ਤਾਲ ਤਹਾਂਈਂ ॥੪੧॥ 
ਕ੍ਰਿਪਾ ਦ੍ਰਿਸ਼ਟਿ ਯਾਹਿ ਪਰ ਹੇਰੋ। 

ਅਯੋ ਸ਼ਰਣ ਯਹਿ ਗੁਰੁ ਘਰ ਕੇਰੋ। 
ਸੁਨਿ ਕਰਿ ਮੌਨ ਬਿਰਧ ਪੁਨ ਰਹਾ। 
ਤੀਨ ਬਾਰ ਗੁਰੁ ਜਬਿ ਯੋਂ ਕਹਾ ॥੪੨॥ 
ਢੋਵਤ ਕੀਚ' ਭਰੀ ਜੋ ਖਾਰੀ?। 

ਪੇਟ ਵਜ਼ੀਰ ਊਪਰ ਸੋ ਮਾਰੀ। 

ਤਾਂਹਿ ਚੋਟ ਤੈ ਦੋਊ ਕਲਾਂ'। 

ਛੁਟੀ ਤਾਂਹਿ ਤਤਛਿਨ ਭੌ ਭਲਾ' ॥ ੪੨॥ 
ਪੁਨ ਗੁਰੁ ਨਿਜ ਕਰ ਤੈ ਪ੍ਰਸ਼ਾਦੂ। 

ਦਯੋ ਗਯੋ ਮਿਟ ਸਰਬ ਬਿਖਾਦੂ'। 


'ਜਲੋਦਰ (ਪੇਟ 'ਚ ਪਾਣੀ ਪੈ ਜਾਣਾ) ਰੋਗ। 


'ਥੋੜ੍ਹੀ ਜਿਹੀ ਵੀ। 


'ਆਸਾਰੱਖ ਕੇ। 


'ਦਾਸਾਂ ਨੇ ਵਜ਼ੀਰ ਖਾਨ ਨੂੰ। “ਗੁਰਾਂ ਦੇ ਅੱਗੇ। 


ਦਇਆ, ਤਰਸ। 


'ਚਿੱਕੜ। “ਟੋਕਰੀ। 


ਦੋਵੇਂ ਕਲਾਂ ਭਾਵ ਟੱਟੀ ਤੇ ਉਲਟੀ। 
'ਤੰਦਰੁਸਤ ਹੋ ਗਿਆ। 


ਦੁੱਖ, ਰੋਗ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 481 


ਬਿਨ ਰੁਜ' ਭਯੋ ਵਜੀਰ ਖਾਨ ਜੌ। 
ਦਾਨ ਜਹਾਨ ਸੁਜਾਨ ਜਾਨ ਜੋ' ॥੪੪॥ 


ਮਾਨ ਅਸਾਨ ਮਹਾਨ ਕਿਤਾਨੋ'। 

ਪੁਨ ਪੁਨ ਗੁਰਿ ਪਗ ਬੰਦਨ ਠਾਨੋ। 

ਭਯੋ ਖੁਸ਼ੀ ਅਤਿ ਹੀ ਸੁਖ ਪਾਯੋ। 

ਗਯੋਂ ਰਾਜ ਜਨ ਫਿਰ ਕਰ' ਆਯੋ ॥ ੪੫॥ 
ਬੇ ਨਜ਼ੀਰ ਮੁਦ ਮਾਨ ਮਹਾਈ'। 

ਬਿੱਤ' ਬਹੁਤ ਗੁਰ ਭੇਟ ਚਢਾਈ। 

ਗੁਰ ਪਹਿਰਹਿ ਤਹਿ ਸਹਿ ਅਹਿਲਾਦਾ। 
ਸੁਨੈ ਸੁਖਮਨੀ ਛਕੈ ਪ੍ਰਸ਼ਾਦਾ ॥ ੪੬ ॥ 
ਜੋ ਸਿੱਖ ਨਿਤ ਕੜਾਹ ਕਰਿ ਖ੍ਹਾਵੈ। 
ਬਡੀ ਫਜ਼ਰ' ਸੁਖਮਨੀ ਸੁਨਾਵੈ। 

ਐਸੋ ਸਿਖ ਗੁਰੁ ਤੈ ਮੰਗ ਲਯੋ। 

ਉਮਰ ਭਰਹਿ ਨਿਜ ਪਾਸ ਰਖਯੋ ॥੪੭॥ 
ਦੋਹਰਾ: 

ਹੂੰ ਮੁਰੀਦ ਸਾਦਕ' ਵਹੈ, 

ਮਨ ਤਨ ਰੋਗ ਗਵਾਇ। 

ਗਯੋਂ ਧਾਮ ਫਿਰ ਸ਼ਾਹਿ ਢਿਗ, 

ਕਰੀ ਤਰੀਫ ਮਹਾਂਇ ॥੪੮॥ 

ਜੋ ਮਹਿਮਾ ਸੁਨਿ ਸ਼ਾਹਿ ਭੀ, 

ਚਾਹ ਦਰਸ ਕੀ ਕੀਨ। 

ਆਸਯੋ ਜਬੈ ਲਾਹੌਰ ਦਿਸ, 

ਅਕਬਰ ਸ਼ਾਹਿ ਪੁਬੀਨ ॥ ੪੯ ॥ 
ਚੌਪਈ: 

ਸੋਲਾਂ ਸੈ ਅਠਤਾਲੀ ਮਾਂਹੀ। 

ਸ਼ਾਹਿ ਦਰਸਯੋ ਗੁਰ ਕੋ ਚਾਹੀ'। 
ਸ਼ਰਫੀ' ਧਰੀ ਪਾਂਚ ਸੌ ਭੇਟਾ। 

ਸੁਨਿ ਉਪਦੇਸ ਸ਼ੋਕ ਸਬਿ ਮੇਟਾ ॥੫੦॥ 
ਗੁਰੂ ਤਿਹਾਵਲ' ਦਿਯ ਪ੍ਰਸਾਦੂ। 


'ਰੋਗ ਤੋਂ ਬਿਨਾਂ। 

'ਉਸ ਨੇ ਜਾਣਿਆ ਕਿ ਸੁਜਾਨ (ਸਤਿਗੁਰਾਂ) ਨੇ (ਸੈਨੂੰ) ਜਹਾਨ 
(ਜ਼ਿੰਦਗੀ) ਦਾ ਦਾਨ ਦਿੱਤਾ ਹੈ। 
(ਕਿਤਾਨੋ) ਬਹੁਤ ਵੱਡਾ ਅਹਿਸਾਨ ਮੰਨਿਆ। 


'ਉਤਸ਼ਾਹ ਨਾਲ। 
'ਮੁਹਰਾਂ, (ਅਸ਼ਰਫ਼ੀ ਦਾ ਸੰਖੇਪ।) 


।ਕੜਾਹ ਪੁਸ਼ਾਦ। 





482 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛਕਜਯੋ ਸ਼ਾਹਿ ਨੈ ਸਹਿ ਅਹਿਲਾਦੂ'। 'ਅਨੰਦ ਸਹਿਤ। 

ਕਰੀ ਅਰਜ਼ ਖਿਜਮਤ' ਫੁਰਮਾਵੋ। 'ਸੇਵਾ। 

ਥਾ ਦੁਰਭਿਖ' ਤਬੈ ਬਹੁ ਥਾਵੋ? ॥੫੧॥ 'ਕਾਲ, ਕਹਤ, ਭੁਖ ਮਰੀ। “ਬਹੁਤ ਥਾਵਾਂ ਵਿੱਚ। 
ਪਰਜਾ ਕੌ ਗੁਰੁ ਅੰਨ ਦਿਲਾਯੋ। 

ਔਰ ਮਾਮਲਾ ਮਾਫ ਕਰਾਯੋ। 

ਗੁਰ ਚੱਕ ਕੀ ਜ਼ਮੀਨ ਪਤਿਸ਼ਾਹਿ। 

ਜੁਦੀ' ਕਰਾਇ ਮਾਫ ਕੀ ਚਾਹਿ2 ॥੫੨॥ 'ਵੱਖਰੀ, ਅੱਡ। “ਖੁਸ਼ੀ ਨਾਲ (ਮਾਮਲਾ) ਮੁਆਫ਼ ਕਰ ਦਿੱਤਾ। 
ਆਠ ਹਜ਼ਾਰ ਬਿਘੇ ਜਾਮੀਨ। 

ਦਯੋ ਪਟਾ' ਲਿਖਿ ਔਰ ਨਵੀਨ। 'ਸਨਦ, ਅਧਿਕਾਰ-ਪੱਤਰ। 
ਤਰਨ ਤਾਰਨ ਜਹਿੰ ਗੁਰੂ ਬਸਾਯਾ। 

ਬਾਦਸ਼ਾਹਿ ਪੁਨ ਐਸ ਅਲਾਯਾ' ॥੫੩॥ 'ਕਿਹਾ। 

ਤੀਸਰ ਗੁਰ ਢਿਗ ਮੈਂ ਜਥਿ ਆਇਆ। 

ਗਾਉਂ ਦ੍ਰਾਦਸ' ਪਟਾ ਚਫਾਇਆ। 

ਸੋ ਤੁਮ ਕਯੋਂ ਅਬਿ ਲੌ ਨਹੀ ਲੀਨੇ। 

ਕਹਸੋ ਗੁਰੂ ਗੁਰ ਮਰਜੀ ਥੀ ਨੇ' ॥੫੪॥ 

ਹੈ ਗੁਰ ਕਾ ਘਰ ਫਕਰਨ ਕੇਰਾ। 

ਲਵੈਂ ਜਗੀਰ ਤੁ ਭਵੈ ਬਖੇਰਾ। 

ਚਹੀਅਤ ਜਿਤਕ ਸਿੱਖ ਦੇ ਜਾਵੈਂ'। 

ਲੈਗਰ ਆਦਿ ਕਾਰ ਨਿਬਾਹਵੈਂ ॥੫੫॥ 

ਜੇਤਕ ਅਧਿਕ ਬਢੈ ਬਿਵਹਾਰਾ। 

ਬਿਘਨ ਬੰਦਗੀ ਮੈ ਹੂ ਭਾਰਾ। 

ਜਾਨ ਫਕੀਰ ਗੁਰੂ ਕੋ ਗੌਰੈਂ'। 

ਬੰਦਿ ਚਰਨ ਸ਼ਹਿ ਗਯੋ ਲਹੌਰੈਂ ॥੫੬॥ 

ਦੋਹਰਾ: 

ਤਬਿ ਤੈ ਮਹਿਮਾ ਗੁਰੂ ਕੀ, 

ਬਢੀ ਅਧਿਕ ਜਗ ਮਾਹਿ। 

ਹਾਕਮ ਭੀ ਪੰਜਾਬ ਕੇ, 

ਦਰਸ਼ਨ ਕੌ ਚਲ ਜਾਹਿ ॥੫੭॥ 

ਜਥਾ ਜੋਗ ਸੇਵਾ ਕਰੈ, 

ਲੈਗਰ ਮੰਦਰ ਤਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਖੀ ਇਮਾਰਤ ਬਹੁਤ ਨਾਂ, 
ਸਤਿਗੁਰਿ ਲਾਇ ਬਿਸਾਲ' ॥੫੮॥ 


ਸ੍ਰੈਯਾ: 

ਔਰ ਸੁਨੋ ਇਕ ਗਾਥ ਭਲੀ 

ਹਿਤ ਸਾਥ, ਸਕਾਥ' ਭਈ ਤਬਿ ਜਾਨੋ। 'ਸਫਲੀ। 

ਲੋਪ' ਹੁਤੋ ਇਕ ਸਾਧ ਸਮਾਧਿ 'ਲੁਕਿਆ ਹੋਇਆ। 
ਧਰੇ', ਧਰ ਮੈਂ? ਬਹੁ ਕਾਲ ਕੋ? ਮਾਨੋ''। ਸਮਾਧੀ ਲਾ ਕੇ। “ਧਰਤੀ ਵਿੱਚ। 'ਸਮੇਂ ਦਾ। 'ਜਾਣੋ। 
ਤਾਂਹਿ ਨਿਕਾਰਨ ਹੇਤ, ਵਿਚਾਰਨ 

ਕੀਨ ਗੁਰੂ ਸਰਬਗਯ ਮਹਾਨੋ। 

ਉੱਤਰ ਓਰ ਸੁਧਾਸਰ ਤੈ, 

ਜਹਿਂ ਥਾ ਤਬਿ ਜੰਗਲ ਮੰਗਲ ਦਾਨੋ' ॥੫੯॥ __'ਅਨੰਦ ਦੇਣ ਵਾਲਾ। 
ਖਾਮ ਤਲਾਵ ਸੁਹਾਵਹਿ ਤੀਰ', ਕੱਚੇ ਤਲਾਅ ਦੇ ਸੋਹਣੇ ਕਿਨਾਰੇ 'ਤੇ। 
ਹੁਤੋ ਤਰੁ ਸ਼ੀਸ਼ਮ ਕੋ! ਇਕ ਭਾਰੀ। 'ਟਾਹਲੀ ਦਾ ਰੁੱਖ। 
ਤਾਂਹਿ ਤਰੇ ਕਬਹੀ ਕਬਹੀ, 

ਗੁਰ ਜਾਇ ਬਥਿਰਾਵਤ ਥੇ' ਸੁਖਕਾਰੀ। 'ਬੈਠਦੇ ਸਨ। 
ਇਕ ਰੋਜ ਤਹਾਂ ਇਕ ਸਿਖ ਪਸ਼ੌਰ ਕੋ, 

ਬਿੱਤ' ਧਰਯੋ ਬਹੁ ਲਜਾਇ ਅਗਾਰੀ। 

ਨਾਮ ਸੰਤੋਖਾ' ਹੁਤੋ ਤਿਹ ਕੋ, 

ਅਰ ਸੰਤਤਿ ਨਾਹਿ ਥੀ ਤਾਂਹਿ ਅਗਾਰੀ' ॥੬੦॥ 

ਸਿਖ ਦੋ ਕਰ ਜੋਰ ਕਰੀ ਬਿਨਤੀ, 

ਗੁਰੁ ! ਪੁੱਤਰ ਦੇਹੁ ਜੁ ਨਾਮ ਰਹਾਈ। 

ਧਰਿ ਧਯਾਨ ਪਿਖਯੋ ਗੁਰੁ ਜੂ ਜਬ ਹੀ, 

ਨਹਿ ਸੰਤਤਿ ਭਾਗ ਵਿਖੇ ਤਿਹ ਪਾਈ। 

ਲੇਖ ਲਿਖਜੋ ਤੁਮਰੇ ਸੁਤ ਨਾਹਿ, 

ਕਹਜੋ ਗੁਰੁ ਜੌ ਤਬਿ ਹੀ ਸਿਖ ਜਾਈ। 

ਲਯਾਨ ਸਮਾਨ ਧਰਯੋ ਲਿਖਬੇ ਕਹੁ, 

ਦੇਹੁ ਅਬੈ ਲਿਖ ਸਿੱਖ ਸੁਨਾਈ ॥੬੧॥ 

ਹੋਇ ਖੁਸ਼ੀ ਬਖਸ਼ਸੋ ਗੁਰੁ ਨੈ ਸੁਤ, 

ਔ ਧਨ ਤਾਂਹਿ ਸੋਂ ਤਾਲ ਖੁਦਾਯੋ। 


(ਬਣਾਉਣੀਆਂ) ਸ਼ੁਰੂ ਕਰਰੱਖੀਆਂ ਸਨ। 





484 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੌ ਦਸ ਹਾਥ ਧਰਾ ਖੁਦਗੀ', 

ਮਧ ਤੈ ਮਠ ਏਕ ਤਬੈ ਦਰਸਾਯੋ। 

ਤਾਂ ਮੱਧ ਸਾਧ ਸਮਾਧਿ ਧਰੇ, 

ਜੁਗੀਆ ਇਕ ਜੋਗ ਕਲਾ ਨਿਕਸਾਯੋ। 

ਬਾਹਰ ਕਾਢਿ ਕਰਯੋ ਜਬਿ ਚੇਤਨ', 

ਤੌ ਜੁਗੀਏ ਇਮ ਬੈਨ ਅਲਾਯੋ ॥ ੬੨॥ 

ਭੂਪ ਬਿਦੇਹ' ਭਯੋ ਜਬਿ ਹੀ, 

ਜੁਗ ਤ੍ਰੇਤਹ ਰਾਮ ਲਹਾ ਅਵਤਾਰਾ। 

ਏਕ ਸਮੈ ਕਿਸ ਕਾਰਣ ਤੈ, 

ਗੁਰੁ ਮੋਹਿ ਬਿਦੇਹਿ ਯੌਂ ਸਰਾਪ ਉਚਾਰਾ। 

ਜਾਹੁ ਪਿਖੋ ਕਲਿ ਕੋ ਤੁਮਹੂੰ, 

ਤਬਿ ਮੈ ਬਖਸ਼ਾਵਨ ਹੇਤ ਪੁਕਾਰਾ। 

ਭੂਪ ਕਹਸੋ 'ਕਲਿ ਮੈ ਹਰਿ ਹੂਂ ਗੁਰ 

ਰੂਪ, ਕਰੈਂ ਤੁਮਰੋ ਨਿਸਤਾਰਾ' ॥੬੩॥ 

ਹੁਤੋ ਇਕ ਤੀਰਥ ਦੱਖਣ ਓਰੀ। 

ਮੁਨੀਸ, ਹੁਤੇ ਕਰਤੇ ਤਪ ਜੋਰੀ। 

ਯਾਂ ਹਿਤ ਮੈਂ ਗੁਰੁ ਆਇਸ ਲੈ, 

ਇਸ ਨੌਰਹਿਂ ਆਇ ਸਮਾਧਿ ਬਟੋਰੀ'। 

ਜਾਨ ਲਯੋ ਹਮ ਨੇ ਨਿਸਚੈ, 

ਤੁਮ ਤੈ ਕਲਯਾਨ ਭਵੈ ਅਬਿ ਮੋਰੀ ॥੬੪॥ 

ਯੌ ਕਹਿ ਕੈ ਜੁਗੀਏ ਸਿਰ ਨਾਇ, 

ਚਹਜੋ ਉਪਦੇਸ਼ ਕਲੇਸ਼ ਨਿਕੰਦੇ'। 'ਕਲੇਸ਼ਾਂ ਨੂੰ ਕੱਟਣ ਵਾਲਾ। 
ਤੌ ਗੁਰ ਬੁਹਮ ਗਜਾਨ ਦਿਢਾਇ, 

ਕਟੇ ਤਿਸ ਕੇ ਸਭਿ ਹੀ ਭਵ ਫੰਧੇ'। 'ਸੰਸਾਰ ਦੇ ਫਾਹੇ। 

ਹੋਇ ਨਿਸੰਸ ਤਬੈ ਕ੍ਰਿਤ ਕਾਰਯ', (ਆਪਣਾ ਮੁਕਤੀ ਰੂਪ) ਕਾਰਜ ਕਰਕੇ। 
ਤਾਂਹਿ ਪੁਸੰਸ ਗੁਰਹਿਂ ਪਗ ਬੰਦੇ। 

ਫੋਰ ਕਪਾਲਹਿ' ਛੋਰ ਤਬੈ ਤਨ, 'ਦਸਮ ਦੁਆਰ ਨੂੰ ਭੰਨ ਕੇ। 
ਬ੍ਰਹਮ ਭਯੋ ਜਲ ਬੂੰਦ ਮਨਿੰਦੇ' ॥੬੫॥ 'ਵਾਂਗ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 485 


ਤਾਲ ਲਗਾਵਨ ਕੈ ਮਿਸ ਸੈਂ”, 
ਸਰਬੱਗਜ ਗਰ ਜਗੀਆ ਨਿਸਤਾਰਯੋ। 


ਧਨ ਜਾਂ ਸਿਖ ਸੋਂ ਸਰ ਪੱਕ ਭਯੋ', 
ਤਿਹ ਨਾਮ ਪੈ ਨਾਮ ਤਲਾਬ ਉਚਾਰਯੋ। 
ਸੰਮਤ ਖੋੜਸ ਸੈ ਸੂਤਿ ਪਾਂਚ ਵਿਥੇ', 
ਗੁਰ ਕੌਤਕ ਏਹੁ ਦਿਖਾਰਯੋ। 

ਹੇਰ ਰਹੇ ਬਿਸਮੈ ਸਬਿ ਲੋਗ, 


ਗੁਰੂ ਸੁਬੱਗਜ ਭਲੇ ਦਿਢ ਧਾਰਯੋ ॥ ੬੬॥ 


ਪ੍ਰਿਥੀ ਸਸਿ ਜੋ ਬਹੁ ਭਾਂਤਿ ਹਮੇਸ਼, 
ਕਲੇਸ਼ ਰਖੇ ਗੁਰ ਸੌਂ ਤਬਿ ਗੌਰਾ'। 
ਸਿੱਖਨ ਕੀ ਦਰਖਾਸਤ ਪੈ, 

ਗੁਰੁ ਦੇਸ ਵਿਖੈ ਪੁਨ ਕੀਨ ਸੁ ਦੌਰਾ'। 
ਦੈ ਉਪਦੇਸ਼ ਕਲੇਸ਼ ਅਸੇਸ', 

ਕਟੇ ਨਿਜ ਦਾਸਨ ਕੇ ਭਲ ਤੌਰਾ'। 
ਮਾਸ ਕਈ ਪੁਰ ਆਸ' ਸ੍ਰੀ ਗੁਰੁ, 
ਐਸਹਿ ਸੈਲ ਕਰਯੋ ਬਹੁ ਠੌਰਾ ॥੬੭॥ 
ਸੀ ਗੁਰੁ ਪੇਖ ਜ਼ਮੀਨ ਸੁਹਾਵਨ'। 


ਦਸ ਕੋਸ ਸੁਧਾਸਰ ਤੈ ਦਿਸ ਪੂਰਬ, 
ਕੀਨ ਭਲੇ ਇਕ ਗਾਉ ਬਸਾਵਨ। 
ਸੋਲਾਂ ਸੈ ਸਰ ਦੋਇ ਵਿਖੈ' ਗੁਰ, 
ਨੀਵ ਧਰੀ ਤਰਨ ਤਾਰਨ ਭਾਵਨ'। 
ਖੋੜਸ ਸੈ ਸਰ ਚਾਰ' ਵਿਖੇ, 


ਪੁਨ ਤਾਲ ਤਹਾਂ ਗੁਰੁ ਕੀਨ ਲਗਾਵਨ ॥ ੬੮ ॥ 


ਇਸ ਹੀ ਪੁਨ ਸੰਮਤ ਵੀਚ ਸਿਰੀ ਗੁਰੁ, 
ਪਾਰ ਦਰਯਾਇ ਬਿਪਾਸਹਿ' ਜੈ ਕੈ। 
ਗਰਜੀ' ਸੁਨਿ ਸਿੱਖਨ ਕੀ ਅਰਜੀ, 
ਮਰਜੀ ਨਿਜ ਸੌਂ ਬਹੁ ਦੇਸ ਪਿਥੈ ਕੈ। 
ਨਾਮ ਹਰੀ ਭਗਤੀ ਬੁਹਮ ਗਯਾਨ, 


'ਬੁਹਾਨੇ ਨਾਲ। 
'ਸਰੋਵਰ ਪੱਕਾ ਹੋਇਆ। 


'ਸੰਮਤ ੧੬੪੫ ਬਿ: ਵਿੱਚ। 


'ਬਹੁਤਾ। 


'ਚੱਕ ਲਾਇਆ। 

'ਸਾਰੇ। 

'ਚੰਗੀ ਤਰ੍ਹਾਂ। 

'ਆਸਾਂ ਪੂਰੀਆਂ ਕਰਨ ਵਾਲੇ (ਸਤਿਗੁਰਾਂ ਨੇ)। 


'ਗੁਰਾਂ ਨੇ ਬਾਦਸ਼ਾਹ ਵੱਲੋਂ (ਮਾਫਕ) ਮੁਆਫ਼ੀ ਦੇ ਪਟੇ ਵਾਲੀ 
ਸੋਹਣੀ ਜ਼ਮੀਨ ਵੇਖ ਕੇ। 


'ਸੰਮਤ ੧੬੫੨ ਬਿ: ਵਿੱਚ। 
'ਮਨ ਭਾਉਂਦੇ (ਤੀਰਥ ਦੀ)। 
'ਸੰਮਤ ੧੬੫੪ ਬਿ:। 





486 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਿਢਾਇ ਕਰੇ ਸਿਖ ਪਾਰ ਭਵੈ ਕੈ'। 'ਸੰਸਾਰ ਸਮੁੰਦਰ ਤੋਂ। 

ਚੀਨ ਜਮੀਨ ਕਿੱਤਾ ਇਕ ਪੀਨ', 'ਜ਼ਮੀਨ ਦਾ ਇਕ ਵੱਡਾ ਟੁਕੜਾ ਦੇਖ ਕੇ। 

ਨਵੀਨ ਗਰਾਂਮ ਬਸਾਨ ਹਿਤੈ ਕੈ' ॥੬੯॥ 'ਨਵਾਂ ਪਿੰਡ ਵਸਾਉਣ ਵਾਸਤੇ। 

ਹਾਕਮ ਵੀਚ ਜਲੈਧਰ ਨੀਕੋ। 

ਦੋਸਤ ਪੋਸਤ ਜੈਸ ਫਕੀਰਨ, 

ਥਾ ਵਹਿ ਪੀਰਨ ਕੇਰ ਸਦੀਕੋ'। 

ਸੋ ਸੁਨਿ ਕੈ ਗੁਰ ਕੋ ਜਸ, ਆਇ 

ਮੁਰੀਦ ਭਯੋ ਮਨ ਔ ਤਨ ਹੀ ਕੋ। 

ਨੀਮ ਖੁਦਾਇ' ਰਹੀਮ? ਕਰੀਮਾ”, ਛੋਟਾ ਖ਼ੁਦਾ। “ਕਿਰਪਾਲੂ। 'ਬਖ਼ਸ਼ਿੰਦ। 

ਫਹੀਮ' ਕਲੀਮ” ਲਖਜੋ ਗੁਰ ਜੀ ਕੋ ॥ ੭੦॥ __ 'ਗਿਆਨਵਾਨ। “ਬਾਨੀ ਦੇ ਰਚਣਹਾਰ। 

ਜੌ' ਪਤਿਸ਼ਾਹਿ ਗਯੋ ਗੁਰ ਪੈ, 'ਜਦੋਂ ਦਾ। 

ਅਰ ਖਾਨ ਵਜੀਰ ਮੁਰੀਦ ਪਛਾਨੇ'। (ਲੋਕਾਂ ਨੇ) ਪਛਾਣਿਆ। 

ਯਾਂ ਹਿਤ ਭੀ ਸਭਿ ਲੋਗ ਲਿਹਾਜ 

ਰਖੈਂ, ਗੁਰ ਕੋ ਬਡ ਹਾਕਮ ਮਾਨੇ। 

ਖੋੜਸ ਸੈ ਪਚਵੰਜਾ ਵਿਖੇ, 

ਕਰਤਾਰ ਪੁਰਾ ਗੁਰੁ ਕੀਨ ਬਸਾਨੇ। 

ਇਤ ਆਦਿਕ ਕਾਰ ਅਪਾਰ, ਹਿਤੈ 

ਉਪਕਾਰ ਕਰੇ ਗੁਰੁ ਪੰਚਮ ਜਾਨੇ ॥ ੭੧॥ 

ਕਬਿੱਤ: 

ਫੇਰ ਉਪਕਾਰ ਗੁਰੁ ਅਤਿ ਹੀ ਵਿਚਾਰ, 

ਜਿਮ ਜੀਵਨ ਉਧਾਰ ਹੂ ਸੰਸਾਰ ਪਾਰ ਲਾਵਨੋ। 

ਰਾਮ ਸਰ ਨਾਮ ਤਾਲ ਤੀਰ ਤੰਬੂ ਲਾ ਬਿਸਾਲ, 

ਕੀਓ ਹੈ ਕਮਾਲ' ਗੁਰੁ ਗ੍ਰੰਥ ਜੀ ਰਚਾਵਨੋ। 'ਸੰਪੂਰਨ, ਤਮਾਮ। 

ਬਾਨੀ ਜੋਰਿ ਬਾਨੀ ਗੁਰੁ ਚਾਰ ਕੀ' ਮਹਾਨੀ, '(ਪਹਿਲੇ) ਚਹੁੰਆਂ ਸਤਿਗੁਰਾਂ ਦੀ ਬਾਣੀ (ਅਤੇ ਅੱਗੋਂ 
ਤੇ ਆਪਣੀ, ਭਗਤਾਂ ਤੇ ਭੱਟਾਂ ਆਦਿ ਦੀ) ਬਾਣੀ ਜੋੜ ਕੇ। 

ਗੁਨ ਖਾਨੀ ਸੁਖਦਾਨੀ ਸਿਮਟਾਨੀ' ਜੋ ਸੁਹਾਵਨੋ। _ 'ਇਕੱਠੀ ਕਰ ਦਿੱਤੀ। 

ਭੀਤਰ ਕਨਾਤ ਖਾਸ', ਬੈਠ ਗੁਰੁ ਸੁਖਰਾਸ, 'ਆਪ। 

ਉਚਰੈਂ ਜੁ ਗੁਰਦਾਸ ਬਾਹਰ ਲਿਖਾਵਨੋ ॥ ੭੨॥ 

ਸੀ ਗੁਰੂ ਨਾਨਕ ਕੀ ਆਦਿ ਮੈ ਲਿਖਾਇ ਬਾਨੀ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੂਸਰ ਤੀਸਰ ਪੁਨ ਚਤੁਰਥ ਕੇਰ ਹੈਂ। 

ਆਪਨੀ ਲਿਖਾਇ ਪੁਨ ਭਗਤਨ ਕੀ ਅਲਾਇ, 
ਗੰਗ ਧਾਰ ਭਾਇਕ' ਸੁਭਾਇ? ਕਹੀ ਟੇਰ ਹੈਂ”। 
ਪਾਂਚ ਗੁਰੂਆਨ ਕੀ ਜੋ ਬਾਨਿ ਤਾਂ ਕੇ ਅਵਸਾਨ', 
ਕਰ ਹੈਂ ਬਖਾਨ ਨਾਮ ਨਾਨਕ ਅਦੇਰ' ਹੈ'। 

ਏਕ ਸਾਲ ਮੈਂ ਸੁਧਾਰ' ਕੀਨ ਗੁਰੁ ਗੁੰਥ ਤਜਾਰ, 
ਸੋਲਾਂ ਸੈ ਇਕਾਹਟੇ ਵਿਚਾਰ ਬਿਨ ਦੇਰ ਹੈੱ 
॥੭੩॥ 

ਉਲਥਾ" ਸੁ ਚਾਰੁ, ਚਾਰ ਬੇਦ ਕੋ ਵਿਚਾਰ ਸਾਰ', 


ਕੀਨ ਨਿਰਧਾਰ ਚਾਰ ਮੁਕਤਿ ਦਾਤਾਰ ਹੈਂ। 
ਬਿਨ ਹੀ ਸਾਧਨ ਚਾਰ ਬਯਾਧਨ ਉਪਾਰ ਹੈਂ”। 
ਹਰਿ ਗੁਰ ਭਗਤੀ ਗਯਾਨ ਨਾਮ ਸੰਤ ਸੇਵ, 


ਇਨ ਬਿਨ ਔਰ ਨ ਦਿਖਾਯੋ ਕਛੂ ਸਾਰ' ਹੈ। 
ਜਗਤ ਜਲਧ ਤੈ' ਜਹਾਜ ਜਯੋਂ ਜਗਯਾਸਿਨ ਕੋ, 
ਜਲਦੀ ਜਰੂਰ ਜਾਨੋ ਜਾਹਰ ਜੁ ਤਾਰ ਹੈਂ ॥ ੭੪॥ 
ਕੋਵਿਦ' ਕਵੀਸ ਨਿਗਮਾਗਮ ਮੁਨੀਸ ਮਤ, 
ਸਬ ਕੋ ਇਹੀ ਸੁ ਬੀਸ ਬਿਸਵੇ' ਬਿਸੇਸ ਤੈ। 
ਜੌਨ ਸੀ ਜ਼ਬਾਨ ਤੈ ਪੁਮਾਨ ਕੋ' ਗਿਆਨ ਹੋਇ, 
ਸ਼ੀਘੁ ਅਸਾਨ, ਸੋ ਬਖਾਨ ਸਮ ਏਸ ਤੈ'। 


ਬ੍ਰਹਮ ਬੇਤਾ ਬ੍ਹਮਰੂਪ ਤਾਂ ਕੀ ਬਾਂਨੀ ਬੇਦ ਖੂਪ', 
ਤਾਰਤ ਹੈ ਭੂਮ ਕੂਪ ਗਯਾਨ ਦੈ ਨਿਸੇਸ ਤੈ'। 
ਸੋਈ ਸਹੀ ਆਰਯ ਅਚਾਰਯ' ਵਿਚਾਰਯ ਹੈ, 
ਭੂਮ ਭੇਦ ਖਾਰਯ ਹੂੰ' ਜਾਹਿੰ ਉਪਦੇਸ ਤੈ 
॥੭੫॥ 

ਸੰਸਕ੍ਰਿਤ ਮੂਲ, ਭਾਖਾ ਸ਼ਾਖਾ ਸਮ ਤੂਲ', 


'ਵਾਂਗ। “ਸੁੱਤੇ ਸਿੱਧ। “(ਉੱਚੀ) ਬੋਲ ਕੇ ਕਹਿੰਦੇ ਹਨ। 
'ਅੰਤ ਵਿੱਚ। 

ਬਿਨਾਂ ਦੇਰ ਤੋਂ। 

ਸੋਧ ਕੇ। 


'ਚਹੁੰ ਵੇਦਾਂ ਨੂੰ ਵਿਚਾਰ ਕੇ (ਉਨ੍ਹਾਂ ਦੇ) ਸਿਧਾਂਤ ਦਾ ਉੱਤਮ ਤੇ 
ਸੁੰਦਰ ਉਲੱਥਾ ਕੀਤਾ ਹੈ। “ਵੇਦਾਂ ਦੇ ਉਸ ਸਿਧਾਂਤ ਦਾ ਉਲਥਾ 
ਸਮਝਣਾ ਚਾਹੀਏ ਜਿਹੜਾ ਸਿਧਾਂਤ ਗੁਰਮਤਿ ਦੇ ਸਿਧਾਂਤ ਨਾਲ 
ਮਿਲਦਾ-ਜੁਲਦਾ ਹੈ। 


'ਸ਼ਰੀਰਕਚੋਗਾਂ ਨੂੰ ਪੁੱਟ ਦੇਂਦੇ ਹਨ। 


'ਸ੍ਰੇਸ਼ਟ। 


'ਸੰਸਾਰ ਸਮੁੰਦਰ ਤੋਂ। 


'ਵਿਦਵਾਨ। 

'ਪੂਰਨ (ਨਿਸਚੇ ਸਹਿਤ)। 

ਮੂਰਸ਼ਾਂ ਨੂੰ। 

ਏਸ ਕਰ ਕੇ (ਸੋ) ਉਸੇ (ਬੋਲੀ ਵਿੱਚ) ਵਖਿਆਨ ਵਾਂਗ 
(ਬਾਣੀ ਉਚਾਰਨ ਕੀਤੀ ਹੈ)। 

।ਉੱਤਮ। 

'ਗਿਆਨ ਦਾ ਚੰਦੂਮਾ ਦੇ ਕੇ। 

ਸ਼ਰੇ਼ਟਗੁਰ। 


'ਦੂਰ ਹੋ ਜਾਣ। 


'ਸੰਸਕ੍ਰਿਤ (ਭਾਸ਼ਾ) ਦਰੱਖ਼ਤ ਦੇ ਮੁੱਢ (ਸਮ) ਵਾਂਗ ਹੈ ਤੇ 
(ਭਾਖਾ) ਪ੍ਰਾਂਤਕ ਬੋਲੀਆਂ ਟਾਹਣੀਆਂ ਦੇ (ਤੂਲ) ਤੁਲ 





488 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਸਮਾਨ) ਹਨ। 

ਐਪੈ ਫਲ ਫੂਲ ਛਾਯਾ ਪਾਇ ਸ਼ਾਖਾ ਤੈ ਜਹਾਨ ਹੈ। 

ਪੁਨਾ ਬੇਦ ਬਾਨੀ ਜੈਸੇ ਈਸ਼ਰ ਬਖਾਨੀ ਮਾਨੀ, 

ਤੈਸੇ ਹਰਿ ਬਪੁ ਗੁਰੁ ਗੁੰਥ ਪ੍ਰਮਾਨ ਹੈ'। 'ਤਿਵੇਂ' ਹਰੀ ਦੇ ਸਰੂਪ (ਸਤਿਗੁਰਾਂ ਦੀ ਬਾਣੀ) ਸ੍ਰੀ ਗੁਰੂ ਗੁੰਥ 
ਸਾਹਿਬ ਪ੍ਰਮਾਣੀਕ ਹਨ। 

ਈਸ ਕਹਜੋ ਬੇਦ' ਯਾ ਮੈ ਬੇਦ ਹੈ ਪ੍ਰਮਾਨ? ਜੈਸੇ, __'ਵੇਦ ਈਸ਼ਰ ਨੇ ਉਚਾਰੇ ਹਨ। “ਸਬੂਤ। 

ਤੈਸੇ ਗੁਰੁ ਗੁੰਥ, ਗੁਰੈਂ ਈਸ਼ਰ ਬਖਾਨ ਹੈਂ। 

ਯਾਹਿ ਭੇਦ ਹੂੰ ਤੇ, ਬਿਨਾ ਖੇਦ' ਗੁਰੁ ਬਾਨੀ ਬੇਦ, _'ਕਸ਼ਟ, ਦੁੱਖ। “ਗੁਰਬਾਣੀ ਹੀ ਵੇਦ ਹੈ। 

ਬਲਿਕੈ' ਅਧਿਕ ਬੇਦ ਹੂੰ ਤੈ ਹਮ ਜਾਨ ਹੈਂ 'ਸਗੋਂ। 

॥੭੬॥ 

ਬੇਦ ਮੈ ਬਖੇਰੇ' ਹੈਂ ਘਨੇਰੇ ਜਗਯਾਦਿ ਕੇਰੇ, 'ਝਗੜੇ। 

ਔਰ ਇਤੀਹਾਸ ਕ੍ਰਮ ਕੂਮ' ਭੇਦ ਭਾਰ ਹੈਂ'। 'ਤਰਤੀਬ ਦਾ ਭੁਲੇਖਾ। 

ਸੀ ਗੁਰੂ ਗ੍ਰੰਥ ਮਾਂਹਿ ਏਕ ਭੀ ਬਖੇਰਾ ਨਾਹਿ, 

ਕੈਵਲ ਮੁਕਤਿ ਪਥ' ਕੇਵਲ ਉਚਾਰ ਹੈ। 'ਰਸਤਾ। 

ਬੇਦ ਅਧਿਕਾਰ ਤੀਨ ਵਰਣ ਕੋ ਉਤਾਰੈਂ ਪਾਰ, 

ਔਰ ਕੋਊ ਪਵੈ ਸੁਨੈ ਹੋਇ ਪਾਪੀ ਭਾਰ ਹੈ। 

ਯਾਵਤ' ਹੈਂ ਨਰ ਨਾਰਿ ਦ੍ਰਿਜ” ਤੈ ਚੰਡਾਰ” ਤੱਕ, _'ਜਿਤਨੇ। “ਬ੍ਰਹਮਣ। 'ਚੰਭਾਲ। 

ਗੁਰੂ ਗੁੰਥ ਜੀ ਤੈ ਹੋਤ ਸਬਿ ਕੋ ਉਧਾਰ ਹੈ 

॥੭੭॥ 

ਅਘ ਓਘ' ਨਾਸੈਂ ਪੁੰਨ ਪੁੰਜ ਪ੍ਰਕਾਸੈਂ, 'ਸਾਰੇ ਪਾਪ। 

ਕਾਮ ਆਦਿਕ ਬਿਨਾਸੈਂ ਐ ਹੁਲਾਸੈਂ' ਦੈਵੀ ਗੁਨ 'ਵਧਦੇ ਫੁਲਦੇ ਹਨ। 

ਹੈਂ] 

ਹੋਇ ਮਨ ਨੀਮਾ ਧੀਮਾ' ਸੀਮਾ? ਪ੍ਰੇਮ ਭਗਤੀ ਕੀ, 'ਨੀਵਾਂ ਤੇ ਧੀਰਜ ਵਾਲਾ। “ਹੱਦ। 

ਸ਼ਕਤੀ ਸਰਬ ਜਸ ਜਗਤੀ ਪੈ ਪੁਨ ਹੈ'। 'ਪੁਨਾ ਸਾਰੇ ਜਗਤ ਵਿੱਚ ਜੱਸ ਹੁੰਦਾ ਹੈ। 

ਸਾਧੁ ਸੇਵ ਸੰਤ ਸੰਗਿ ਨਾਮ ਰੰਗ ਸੁੱਧ ਬੁਧਿ, 

ਬੁਹਮ ਗਯਾਨ ਦਯਾ ਯੂਤ ਕੀਰਤਨ ਧੁਨ' ਹੈ। 'ਅਵਾਜ਼। 

ਚਹੈ ਚਾਰ ਫਲ ਜੋਊ ਜਗ ਤੈ ਉਧਾਰ ਜਨ, 

ਨਿਤ ਪ੍ਰਤਿ ਗੁਰੂ ਗੁੰਥ ਜੀ ਕੋ ਪਢੈ ਸੁਨ ਹੈ 

॥੭੮॥ 

ਸੋਲਾਂ ਸੌ ਇਕਾਹਟੇ ਮੈ ਗੁਰੁ ਗ੍ਰੰਥ ਕਰਿ ਤਯਾਰ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਲਦ ਬੰਧਾਂਵਨੇ ਲਾਹੌਰ ਮੈਂ ਪਠਾਯੋ ਹੈ। 

ਭਾਈ ਬੰਨੋ ਜੀ ਕੇ ਹਾਥ ਤਾਂਹਿ ਐਸੀ ਕੀਨੀ ਬਾਤ, 
ਦੂਸਰੋਂ ਗੁੰਥ ਸਾਥ ਤਯਾਰ ਕਰਿ ਲਯਾਯੋ ਹੈ। 

ਪੇਖਿ ਗੁਰ ਕਹਯੋ ਬਿਨਾ ਆਗਜਯਾ ਤੇ ਲਿਖਵਾਯੋ, 
ਖਾਰੀ ਬੀੜ” ਯਾ ਤੇ ਨਾਮ ਯਾਹਿ ਕੋ ਰਹਾਯੋ ਹੈ। 


ਐ ਪੈ ਪੁਮਾਨ ਧਰ' ਨਿਜ ਛਾਪ? ਦੀਨੀ ਕਰਿ, 
ਦੀਨੋ ਬਰ' ਸਮ ਫਰ£ ਦੁਹੂੰ ਤੈ ਅਲਾਯੋ ਹੈ 
॥੭੯॥ 

ਆਦਿ ਗੁਰੂ ਗੁੰਥ ਖਾਸ' ਕੀਨੋ ਪ੍ਰਕਾਸ਼ 

ਹਰਿਮੰਦਰ ਮੈ, ਸਿਖ ਰਾਸ' ਭੇਟ ਭੇ ਚਢਾਵਤੇ। 
ਪੇਖ ਕੈ ਬਖੀਲ' ਮਤਸਰ ਵਸ ਬਿਨਾ ਢੀਲ, 
ਚੁਗਲੀ ਉਗਲੀ' ਪਤਿਸ਼ਾਹਿ ਪਾਸ ਜਾਵਤੇ”। 
ਰਚੀ ਹੈ ਕਿਤਾਬ ਬਡ ਅਰਜਨ ਨੈ ਖਰਾਬ, 

ਦੀਨ ਇਸਲਾਮ ਲੌ ਹੈ ਨਿੰਦੇ ਮਨ ਭਾਵਤੇ। 


ਸੁਨ ਕਰਿ ਸ਼ਾਹਿ ਗੁਰੂ ਗੁੰਥ ਕੋ ਮੰਗਾਇ ਚਾਹਿ' 
ਕਲਾਨੌਰ ਮਾਂਹਿ ਪੈ ਪਢਾਇ ਪੇਖਯੋ ਯਾਵਤੇ' 
॥੮੦॥ 


ਚੁਗਲ ਕੇ ਕਹੇ ਪੁਨ ਮੁਗਲ ਨੇ ਔਰ ਨੌਰ, 

ਧਰ ਕਰਿ ਅੰਗੁਰੀ ਸੋ ਕੀਨ ਜੋ ਬਤਾਵਨੋ। 

ਤਹਾਂ ਤੈ ਭੀ ਦੁਸ਼ਟਨ ਕੈ ਮੁਸ਼ਟ ਪੁਸ਼ਟ ਲਾਗੀ 
ਬਡ', 

ਸ਼ੱਕ ਮਲਾਮਤ ਕੀ ਮਿਲੀ ਮਲੁ ਖਾਵਨੋ' ॥੮੧॥ 


ਕੁਝ ਵਾਧੂ ਬਾਣੀ ਵਿੱਚ ਦਰਜ ਕਰਨ ਕਰਕੇ ਗੁਰਾਂ ਨੇ ਇਸ ਦਾ 
ਨਾਮ 'ਖਾਰੀ ਬੀੜ' ਕਿਹਾ ਸੀ। 

'ਪੁਵਾਨ ਕਰਕੇ। “ਮੁਹਰ। 

'ਵਰ। “ਇੱਕੋ ਜੇਹਾ ਫਲ। 


।ਆਪ। 

'ਸਾਰੇ। 
'ਚੁਗ਼ਲਾਂ ਨੇ। 
'ਕਹੀ। “ਜਾ ਕੇ। 


'ਇੱਛਾ ਕਰ ਕੇ ਮੰਗਵਾਇਆ। 

'ਇਸ ਤਰ੍ਹਾਂ। 

'ਪਾਠ ਕੀਤਾ। “ਖੜਾ ਰਿਹਾ। 

।ਆਪਣੇ ਪੁਕਾਸ਼ ਨਾਲ ਮਿੱਟੀ ਤੋਂ ਦੁਨੀਆਂ ਦੇ ਆਲਮ) ਜੀਵ 
ਪੈਦਾ ਕੀਤੇ ਹਨ। “ਤੁਕ ਦਾ ਸ਼ੁੱਧ ਪਾਨ ਐਉਂ ਹੈ- "ਖਾਕ ਨੂਰ 
ਕਰਦੰ ਆਲਮ ਦੁਨੀਆਇ ॥' 

'ਪਵਿੱਤ੍ਰ। 

'ਤਕੜੀ ਵੱਡੀ ਮੁੱਕੀ ਵੱਜੀ। 


'ਫਿਟਕਾਰਾਂ ਰੂਪ ਮੈਲ ਦੀ ਸ਼ੱਕਰ ਖਾਣ ਨੂੰ ਮਿਲੀ। 





490 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਰਣ' ਕਰੀਮ” ਕ੍ਰਿਪਾ ਕੀਜੀਏ ਰਹੀਮ” ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ। “ਬਖ਼ਸ਼ਿੰਦ। “ਦਿਆਲੂ। 
ਸੱਚਾ, ਖਾਲਕ ਖਲਕ' ਖੁਦ” ਖਸਮ ਅਪਾਰ ਹੈ। __'ਸ੍ਰਿਸ਼ਟੀ ਦਾ ਮਾਲਕ। “ਆਪ। 

ਭਵ! ਦੁਖ ਨਾਸਕ ਸ਼ਬਦ ਏਹੁ ਤਬਿ ਆਯੋ, 'ਸੰਸਾਰ ਦੇ। 

ਤੀਨ ਚਾਰ ਵਾਰ ਐਸੇ ਲਯੋ ਜੋ ਨਿਹਾਰ ਹੈ। 

ਸਤ ਸੰਗਿ ਈਸ਼ੂਰ ਗੁਰੂ ਕਾ ਜਸ ਭਾਰ ਹੈ। 

ਸੁਨਿ ਪੇਖਿ ਸ਼ਾਹਿ ਭਯੋ ਮੋਦ ਮਨ ਮਾਹਿ, 

ਗੁਰੁ ਕਾਮਲ' ਫਕੀਰ ਲਖੇ ਆਰਫ? ਵਿਚਾਰ ਹੈ 'ਪੁਰਨ। “ਆਤਮ ਗਿਆਨੀ। 

॥੮੨॥ 

ਏਕ ਸੌ ਅਸ਼ਰਫੀ' ਖਿਲਤ£ ਗੁਰੂ ਜੀ ਕੋ ਦੈ ਕੈ, __'ਮੁਹਰਾਂ। “ਸਿਰੋਪਾਉ, ਪੁਸ਼ਾਕਾ। 

ਚੁਗਲੋਂ ਕੋ ਲਾਨ੍ਹਤ ਦੈ ਰੁਖਸਤ ਕੀਨ ਹੈ। 

ਬਾਦ ਏਕ ਮਾਹਿ ਕੇ' ਉਛਾਹਿ ਕੇ ਸਹਿਤ ਸ਼ਾਹਿ, _ 'ਇਕ ਮਹੀਨੇ ਦੇ ਪਿੱਛੋਂ। 

ਆਯੋ ਗੁਰੁ ਢਿਗ ਜਾਤੋ ਦੇਹਲੀ ਕੌ ਚੀਨ ਹੈ। 

ਦਰਸ ਪਰਸ ਕਰਿ' ਸਰਜ ਹਰਸ? ਹੋਇ, (ਚਰਨ) ਛੁਹ ਕੇ। “ਬਹੁਤ ਅਨੰਦ। 

ਗੁਰੂ ਤੈ ਸ਼ਬਦ ਸੁਨਿ ਭਯੋ ਮੋਦ ਪੀਨ ਹੈ। 

ਦੈ ਕੈ ਬਹੁ ਨਜ਼ਰ ਨਿਆਜ਼' ਖੁਸ਼ੀ ਗੁਰੁ ਤੇ ਲੈ, 'ੇਟਾ ਪੂਜਾ। (ਅ) ਸੁੱਖਣਾ ਦੀ ਭੇਟਾ। 

ਦੱਖਨ ਕਾ ਦੇਸ ਜਾਇ ਫਤੇ ਏਸ ਕੀਨ ਹੈ 

॥੮੩॥ 

ਸੋਲਾਂ ਸਤ ਬਾਹਟੇ ਮੈ' ਅਕਬਰ ਖਾਯੋ ਮੌਤ”, ਸੰਮਤ ੧੬੬੨ ਬਿ: ਵਿੱਚ। ਔਤ ਨੇ ਖਾ ਲਿਆ। 
ਭਯੋ ਜਹਾਂਗੀਰ ਸ਼ਾਹਿ ਬਿਨਾ ਧੀਰ ਜ੍ਹਾਨ ਹੈ। 

ਸ਼ਾਹਿਜ਼ਾਦਾ ਖੁਸਰੋ ਅੰਮੀਰ' ਜਹਾਂਗੀਰ ਸੰਗ, '(ਜਹਾਂਗੀਰ ਦਾ ਪੁੱਤਰ) ਸ਼ਹਿਜ਼ਾਦਾ ਅਮੀਰ ਖੁਸਰੋ। 
ਬਿਗਰ ਤਗੀਰ ਹੋਇ' ਥਿਰਯੋ ਇਹਾਂ ਆਨ ਹੈ। __'ਦੁਖੀ ਹੋ ਕੇ। 

ਗੁਰੂ ਨੈ ਵਿਚਾਰਯੋ ਉੱਭੈ ਰੀਤਿ ਨੁਕਸਾਨ ਹੈ। 

ਕਰਿ ਹੈ ਖਰਾਬੀ ਏਹੁ ਅਬਿ ਹੀ ਨਿਦਾਨ ਹੈ' 'ਬੱਚਾ ਹੈ (ਅ) ਅਣਜਾਣ ਹੈ। 

॥੮੪॥ 

ਨੇੜ ਹੈ ਖੁਦਾਇ ਕੈ ਘਸੁੰਨ ਏਹੁ ਨਜਾਇ ਗੁਨਿ', _'ਕਹਾਵਤ ਵਿਚਾਰ ਕੇ। 

ਦੈ ਕਰਿ ਹਜ਼ਾਰ ਪਾਂਚ ਤਾਂ ਕੋ ਗੁਰ ਟਾਲ੍ਯੋ। 

ਜਬੈ ਵਹਿ ਕਾਬਲ ਤੈ ਪਕਰਾਇ ਮੰਗਵਾਇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 491 


ਸ਼ਾਹਿ ਨੇ ਲਾਹੌਰ ਵੀਚ ਮਰਵਾਇ ਡਾਲਜੋ। 

ਤਬਿ ਹੀ ਬਖੀਲ' ਬਿਨਾ ਢੀਲ ਲੈ ਅਪੀਲ? ਦੌਰੇ, _'ਚੁਗ਼ਲ। 'ਅਰਜ਼ੀ। 

ਦਰੈਸ਼ ਕੀ ਦਲੀਲ ਜੀਲ' ਛੇਰੀ ਐਸ ਚਾਲਯੋ”। 'ਚਲਾਕ (ਲੋਕਾਂ) ਨੇ। (ਸੰ: ਜੀਰ- ਜੀਲ- ਚਲਾਕ)। “ਐਸੀ 

ਚਾਲ ਨਾਲ ਛੇੜੀ। 

ਸੁਲਹੀ ਸੁਲੱਬੀ ਖਾਨ ਹੂੰ ਕੇ ਵਾਰਸਾਨ ਤੈ', 'ਹੱਕੀਆਂ ਤੋਂ। 

ਕਰਾਈ ਫਰਯਾਦ ਮੇਹਰਵਾਨ ਚੰਦੂ _ਕਾਲ੍ਯੋ' '(ਮਨ ਦੇ) ਕਾਲਿਆਂ ਨੇ। 

॥੮੫॥ 

ਐਸੇ ਛੇੜ ਛਾੜ ਕਰਿ ਚੰਦੂ ਸ਼ਾਹੀ ਮੌਕਾ ਫਰਿ', __'ਫੜ ਕੇ ਭਾਵ ਪਾ ਕੇ। 

ਦੁਗਲੀ ਕੇ' ਚੁਗਲੀ ਉਗਲੀ ਜਾਇ ਸ਼ਾਹਿ ਪੈ। 'ਵਿਭਚਾਰਨ ਦੇ ਪੁੱਤਰ ਨੇ। 

ਗੁਰੂ ਅਰਜਨ ਦੈ ਰਜਤਪਨ' ਆਧ ਲਾਖ, 'ਰੁਪਏ। 

ਖੁਸਰੋ ਕੋ ਕਹਜੋ ਥਾ ਬਨੈਗੋ ਤੁਹੀਂ ਸ਼ਾਹਿ ਪੈ। 

ਪੁਨਾ ਆਪ ਬਖਯਾਤ ਸਾਚੋ ਸ਼ਾਹਿ ਹੈ ਕਹਾਤ, 

ਚੋਰ ਧਾੜਵੀ ਰਖਾਤ ਮਰਵਾਤ ਨਿਤ ਰਾਹਿ ਪੈ'। 

ਸੁਨਿ ਕੈ ਸਕੋਪ ਸ਼ਾਹਿ ਗੁਰੂ ਕੌ ਲਾਹੌਰ ਮਾਂਹਿ, 

ਬੋਲਿ ਬੂਝਯੋ ਹਾਲ ਚਾਹਿ ਭਯੋ ਕਿਛ ਨਾਹਿ ਪੈ 

॥੮੬॥ 

ਦੋਹਰਾ: 

ਤਬਿ ਗੁਰੁ ਚੰਦੂ ਦੁਸ਼ਟ ਕੈ, 

ਦੈ ਬੁਰਜਾਈ ਸੀਸ। 

ਸੋਲਾਂ ਸੈ ਤ੍ਰੇਹਟ ਵਿਖੇ 

ਤਨ ਤਜਿ ਭਏ ਇਕੀਸ' ॥੮੭॥ ।ਇਕ ਈਸ਼ਰ ਦਾ ਰੂਪ ਭਾਵ ਜੋਤੀ ਜੋਤ ਸਮਾ ਗਏ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਪੰਚਮ ਗੁਰੂ ਕਾ ਪ੍ਰਸੰਗ ਬਰਨਨੰ' 

ਨਾਮ ਉਨੀਸਮੋ ਥਿਸਰਾਮ ॥੧੯॥ 





492 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੩੩ 


ਅਨੰਦ ਸੁਛੰਦ ਬੁਲੋਦ ਦਨਿੰਦੂ'। 


ਿੰਦੂਨ ਜਿੰਦ ਰਖਿੰਦਧ੍ਰਮਿੰਦ, 


ਪੰਥ ਮ੍ਰਿਗਿੰਦ ਰਚਿੰਦ ਅਨਿੰਦ, 


ਸੁ ਪਾਦਰੁਬਿੰਦ ਭਵਿੰਦ ਮਲਿੰਦੂ' ॥੧॥ 


੫ 


ਦੋਹਰਾ: 
ਕਹੋ ਕਵੀ ! ਬਿਸਤਾਰ। 

ਚੰਦੂ ਪ੍ਰਿਥੀ ਚੰਦ ਨੰ, 

ਕਰਯੋ ਬੈਰ ਕ੍ਯੇਂ ਭਾਰ' ॥ ੨॥ 

ਸੁਨੋ ਸ੍ਰੋਤਾ ਸੁਮੱਤਿ ਜਨ ! 

ਬੀਜ ਬੈਰ' ਦਿਹੁ ਗਾਇ”। 

ਪੋਥੀ ਰਵਿ ਪੁਕਾਸ਼' ਮੈਂ, 

ਹੈ ਬਿਸਤਾਰ ਮਹਾਂਇ ॥੨੩॥ 

ਚੌਪਈ: 

ਜਬਿ ਗੁਰੁ ਅਰਜਨ ਗਾਦੀ ਬੈਸੇ। 

ਕੀਨੇ ਬੈਰ ਪ੍ਰਿਥੀ ਚੰਦ ਐਸੇ। 
ਬਹੁਧਾ' ਰਖੇ ਕਲੇਸ਼ ਅਸੇਸੂ”। 

ਧਨ ਤਿਸ ਕੇ ਢਿਗ ਹੁਤੋ ਬਿਸੇਸੂ ॥ ੪॥ 
ਦੈ ਦੈ ਬਹੁ ਬਿੱਤ ਤਾਂਹਿ ਮਸੰਦੈਂ। 
ਸਿੱਖਨ ਕੋ ਅਪਨੀ ਦਿਸ ਫੰਧੈ। 

ਸੋ ਬਾਬੇ ਬੁੱਢੇ ਗੁਰਦਾਸੈਂ। 


੨੦. (ਪ੍ਰਿਥੀ ਚੰਦ ਅਤੇ ਚੰਦੂ ਦਾ ਵਿਰੋਧ, ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋਤੀ ਜੋਤ ਸਮਾਵਣਾ) 


ਸੁਤੰਤਰ ਤੇ ਬਹੁਤ ਵੱਡੇ ਸੂਰਜ ਹਨ। 

ਹਿੰਦੂਆਂ ਦੀ ਜਿੰਦ ਤੇ ਧਰਮ ਦੀ ਰੱਖਿਆ ਕੀਤੀ ਅਤੇ ਸਾਰੇ 
ਤੁਰਕਾਂ ਤੋਂ ਉੱਚੇ ਕਰ ਦਿੱਤੇ। 

ਸੀ ਗੁਰੂ ਗੋਬਿੰਦ ਸਿੰਘ ਨੇ (ਦੇਵਤਿਆਂ ਦੇ ਰਾਜੇ) ਇੰਦ੍ਰ ਵਰਗੇ 
ਉਸਤਤ ਯੋਗ ਭਾਵ ਬਹਾਦਰ ਸਿੰਘਾਂ ਦਾ ਪੰਥ ਰਚਿਆ। 


ਸੂਰਜ ਵਾਂਗ (ਰੌਸ਼ਨ) ਚਿਤਵਨੀ ਤੇ ਸੁਖਾਂ ਦੇ ਦਾਤੇ ਅਤੇ 
ਕਵੀਆਂ ਦੇ ਬਾਦਸ਼ਾਹ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ) ਸ੍ਰੇਸ਼ਟ 
ਚਰਨ ਕੰਵਲਾਂ ਦਾ (ਮੇਰਾ ਮਨ) ਭੌਰਾ ਹੋ ਰਿਹਾ ਹੈ। 


'ਅਨੇਕ ਤਰ੍ਹਾਂ ਦੇ। ?ਬਹੁਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 493 


ਸਾਲ੍ਹੋ ਆਦਿ ਸਿਖਨ ਮਿਲਿ ਖਾਸੈਂ' ॥੫॥ 
ਪ੍ਰਿਥੀ ਚੰਦ ਕੇ ਕਾਬੂ ਮਾਂਹੀ। 

ਆਵਨ ਦਏ ਸਿੱਖ ਗੁਰ ਨਾਂਹੀ। 
ਫੌਜਦਾਰ ਸੁਲਹੀ ਖਾਂ ਤਬੈ। 

ਏਸ ਦੇਸ ਕਾ ਥਾ ਤਬਿ ਫਥੈ ॥੬॥ 

ਦੈ ਰਿਸ਼ਵਤ ਪ੍ਰਿਥੀ ਸਸਿ ਤਾਂ ਕੋ। 
ਮੱਦਦਗਾਰ ਕੀਓ ਨਿਜ ਬਾਂਕੋ'। 

ਅਕਬਰ ਬਾਦਸ਼ਾਹਿ ਢਿਗ ਅਰਜੀ। 
ਦਈ ਪ੍ਰਿਥੀਏ ਸਹਿ' ਤਿਹ ਮਰਜੀ ॥੭॥ 
ਪਰ ਪਤਸ਼ਾਹਿ ਹੁਕਮ ਯਹਿ ਦਯੋ। 
ਵਾਲਦ' ਜਿਹ ਗਾਦੀ ਦੈ ਗਯੋ। 

ਸੋ ਬਦਲਾਵਨ ਬਦ ਇਨਸਾਫੀ। 

ਹਮ ਤੈ ਹੋਤ ਨਰਾਖਹੁ ਮਾਫੀ ॥੮॥ 
ਹਾਰ ਪ੍ਰਿਥੀਆ ਘਰ ਮੈ ਆਯੋ। 

ਸੁਲਹੀ ਜੋਰ ਬਥੇਰਾ ਲਾਯੋ। 

ਹੁਤੋ ਵਜ਼ੀਰ ਖਾਨ ਲਾਹੌਰੀ। 

ਖਾਦਮ' ਗੁਰ ਕਾ ਸਾਦਿਕ ਗੌਰੀ: ॥੯॥ 
ਤਿਨ ਸੁਲਹੀ ਖਾਂ ਕੋ ਸਮਝਾਯੋ। 

ਬੈਸ ਬਖੇਰਾ ਐਸ ਮਿਟਾਯੋ। 

ਤੀਸਰ ਗੁਰ ਕੋ ਜੋ ਪਤਸ਼ਾਹਿ। 

ਦੈ ਗਯੋ ਥਾ ਸੰਨਦ ਲਿਖਿ ਚਾਹਿ ॥ ੧੦॥ 
ਦ੍ਰਾਦਸ ਪਿੰਡਨ ਕੀ ਪਹਿਚਾਨੋ। 

ਕਰਯੋ ਨ ਥਾ ਗੁਰੁ ਏਕ ਪੁਮਾਨੋ'। 

ਥੀ ਬੀਬੀ ਭਾਨੀ ਢਿਗ ਸਾਈ'। 

ਸੰਨਦ ਪ੍ਰਿਥੀ ਸਸਹਿ ਦਿਲਾਈ ॥੧੧॥ 
ਜਿਸ ਅਨੁਸਾਰ ਤੀਸ ਹਜਾਰਾ। 

ਮਿਲੀ ਜਿਮੀ ਪ੍ਰਿਥੀਏ ਕੋ ਸਾਰਾ'। 
ਹੇਹਰ" ਗਰਾਮ ਕਲੇਰ ਅਬਾਦੀ'। 


ਮੁਖੀ ਸਿੱਖਾਂ ਨੇ। 


'ਸੇਵਕ। “ਵੱਡਾ ਸ਼ਰਧਾਵਾਨ। 


'ਸਾਰੀ (ਅ) ਚੰਗੀ। 

'ਹੇਹਰ ਤੇ ਕਲੇਰ (ਦੋ) ਪਿੰਡਾਂ ਦੀ ਆਬਾਦ (ਵਾਹੀ ਯੋਗ) 
ਜ਼ਮੀਨ। “ਹੇਹਰ ਪਿੰਡ, ਤਸੀਲ ਤੇ ਜ਼ਿਲ੍ਹਾ ਲਾਹੌਰ ਵਿੱਚ ਕੋਟ 
ਲਖਪਤ ਰੇਲਵੇ ਸਟੇਸ਼ਨ ਤੋਂ ਅਗਨ ਕੋਣ ੮ ਮੀਲ ਹੈ। 





494 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੰਦਰਾਂ ਸਹਸ ਬਿਘੇ ਤਾਦਾਦੀ' ॥ ੧੨॥ 
ਸਤਲੁਜ ਪਾਰ ਮਾਲਵੇ ਮਾਂਹੀ। 
ਗੈਰ ਅਵਾਦ ਇਤਨ ਹੀ ਆਹੀ। 


ਹੇਹਰੈ ਬਸਜੋ ਪ੍ਰਿਥੀ ਸਸਿ ਜਾਈ ॥ ੧੩॥ 

ਅੰਮ੍ਰਿਤ ਸਰ ਸਮ ਤਾਲ ਲਗਾਵਨ। 

ਲਗਜੋ ਜਬੈ ਤਹਿਂ ਮੇਲਾ ਲਾਵਨ। 

ਯਹਿ ਸੁਨਿ ਪੁਨ ਗੁਰ ਬੈਨ ਉਚਾਰਾ। 

ਜਲ ਨਹਿ ਰਹਿ ਤਹਿੰ ਤਾਲ ਮਝਾਰਾ ॥ ੧੪॥ 

ਸੁਨਿ ਪ੍੍‌ਿਥੀਏ ਬਹੁ ਜਤਨ ਕਰਾਏ। 

ਤੌ ਭੀ ਜਲ ਨਹਿ ਤਹਿ ਰਹਵਾਏ। 

ਜੋ ਅਬਿ ਲੌ ਭੀ ਸੁਸਕ ਰਹਾਵਤ'। 

ਗੁਰੂ ਬਚਨ ਕੋ ਸਹੀ ਦਿਖਾਵਤ ॥ ੧੫॥ 

ਦੋਹਰਾ: 

ਪ੍ਰਿਥੀ ਸਸਿ ਬੇਸਬਰ ਨੈ, 

ਤੌ ਭੀ ਸਬਰ ਨ ਕੀਨ। 

ਆਮਦਨੀ ਪੁਰ੍ਭਤਾ ਘਨੀ', 'ਬਹੁਤੀ ਵਡਿਆਈ। 
ਗੁਰ ਕੀ ਪਿਖਿ ਹੈ ਖੀਨ' ॥੧੬॥ 'ਦੁਖੀ, ਵਿਆਕੁਲ। 
ਕਬਿੱਤ: 

ਗੁਰੂ ਚੱਕ ਕੇਰ ਮਲਕੀਯਤ ਕੇ ਲੇਨ ਹੇਤ, 

ਹਾਕਮ ਲਾਹੌਰ ਢਿਗ ਨਾਲਿਸ਼' ਗੁਜ਼ਾਰੀਆਂ। 'ਫ਼ਰਿਆਦ। “ਕੀਤੀ। 
ਫੌਜਦਾਰ ਖਾਨ ਸੁਲਹੀ ਕੀ ਫੁਰਮਾਇਸ਼ ਸੈਂ”, 'ਸਿਫਾਰਸ਼ ਨਾਲ। 
ਡਿਗਰੀ' ਕਰਾਇ ਕਰਿ ਲੈਨ ਚਾਹੀ ਸਾਰੀਆ। __ 'ਅਦਾਲਤ ਦਾ ਉਹ ਫ਼ੈਸਲਾ ਜਿਸ ਦੁਆਰਾ ਇਕ ਧੜੇ ਨੂੰ ਕੋਈ 


ਅਧਿਕਾਰ ਪ੍ਰਾਪਤ ਹੋਵੇ। 

ਹੇਰ ਕੈ ਹਮੇਸ਼ ਕਾ ਕਲੇਸ਼ ਗੁਰੂ ਬਿਨਾ ਦੇਰ, 

ਛੋਰ ਗੁਰ ਚੱਕ' ਜਾ ਬਡਾਲੀ” ਬਾਸ ਧਾਰੀਆ। 'ਅੰਮ੍ਰਿਤਸਰ। ਅੰਮ੍ਰਿਤਸਰ ਤੋਂ' ਛੇ ਸੱਤ ਮੀਲ ਦੂਰ ਇਕ 
ਪਿੰਡ। 

ਤਹਾਂ ਹੀ ਗੁਰੂ ਕੇ ਘਰ ਸ਼ਾਹਜ਼ਾਦਾ ਭਯੋ ਵਰ', ਸ੍ਰੇਸ਼ਟ। 

ਹਰਿ ਗੁਬਿੰਦ ਹਰਿ ਅਵਤਾਰ ਬਲਕਾਰੀਆ' 'ਬਲਵਾਨ। 

॥੧੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 495 


ਤਾਂ ਪਰ ਭੀ ਬਿਨਾ ਬਾਰ' ਕੀਨੇ ਬਹੁ ਪੀਨੇ ਵਾਰ, 
ਮਤਸਰ ਧਾਰ' ਪ੍ਰਿਥੀ ਚੰਦ ਨਿਰਧਾਰ£ ਹੈ। 
ਦਾਈ ਸਿਖਰਾਈ ਲਾਇ ਜ਼ਹਰ ਥਨਾਂ ਕੋ ਆਈ, 
ਪੂਤਨਾ' ਜਯੋਂ ਪਾਈ ਤਿਨ ਮ੍ਰਿਤ ਉਦਾਰ? ਹੈ। 


ਫੇਰ ਰੂਪੇ ਭੋਗਰ ਖਿਲਾਵੇ ਤੈ ਦਿਲਾਈ ਵਿਸ', 
ਔਰ ਏਕ ਦੂਜ ਤੈ' ਕਰਾਈ ਏਹੁ ਕਾਰ ਹੈ। 
ਇਤਯਾਦਿ ਬੁਰਿਆਈ ਪ੍ਰਿਥੀ ਸਸਿ ਜੋ ਕਮਾਈ, 


ਲਿਖੀ ਭਾਈ' ਸੂਰਜ ਪ੍ਰਕਾਸ਼ ਮਾਂਹਿ ਸਾਰ? ਹੈ 


॥੧੮॥ 

ਤਾਂਹੀ ਸਮੇਂ ਚੰਦੂ ਸ਼ਾਹੀ ਥਾ ਦਿਵਾਨ' ਬਾਦਸ਼ਾਹੀ, 
ਤਾਂਹਿ ਘਰ ਸੁਤਾ ਆਹੀ' ਹੇਤ ਤਾਂ ਸਗਾਈ? ਹੈ। 
ਨਾਈ ਦਰਜ ਕਰਗੇ ਪਸਿੰਦ ਹਰਿ ਗੋਬਿੰਦ ਜੀ ਕੋ, 
ਤਾਂ ਪਰ ਦਿਵਾਨ ਸ ਗੁਮਾਨ ਯੋਂ ਅਲਾਈ ਹੈ। 
ਖੱਤ੍ਰੀ ਪੁਜਾਰੀ ਵਹਿ ਮਾਰੀ ਜਾਤਿ ਮੋਰੀ ਸਮ', 
ਈਂਟ ਏ ਚੁਵਾਰੇ ਕੀ ਕੁਲੀਨ ਮੇਰੀ ਜਾਈ' ਹੈ। 
ਐ ਪੈ ਏਕ ਬਾਤ ਨੀਕ ਹੈ ਬਖਯਾਤ ਮੇਰੀ ਸੁਤਾ, 


ਪੀਰ' ਘਰ ਜੈ ਹੈ ਅਸ ਦੈ ਹੈ ਜਗ ਮਾਈ ਹੈ 


॥੧੯॥ 

ਸੁਨਿ ਕੈ ਗਰਬ ਭਰੀ ਬਾਨੀ ਏਹੁ ਨਾਹਿ ਜਰੀ', 
ਸਿੱਖਨ ਖਬਰ ਖਰੀ' ਗੁਰੁ ਪੈ ਪੁਚਾ ਦਈ। 

ਇਸੀ ਹੇਤੁ ਗੁਰੂ ਚਾਹਿ' ਨਾਤਾ ਮੋੜ ਦੀਨੋ ਤਾਂਹਿ, 
ਸੁਨਿ ਕੈ ਦੀਵਾਨ ਬੈਰਿ ਬੁਧੀ ਠਾਂਨ ਹੈ ਲਈ। 
ਜਦਯਪਿ ਹੱਤਕ ਨਿਜ ਅਧਿਕ ਦਿਵਾਨ ਮਾਨ, 
ਰਹਯੋ ਬਲ ਠਾਨ ਪਰ ਪੇਸ਼ ਕੁਛ ਨਾ ਗਈ। 


ਪ੍ਰਿਥੀ ਸਸਿ ਸਾਰ' ਪਾਇ ਮਿਲ੍ਯੋ ਤਬਿ ਤਾਂਹਿ 


ਜਾਇ, 


ਜੈਸੇ ਕੋ ਤੈਸਾ ਮਿਲਾਇ ਬਾਤ ਜਬਿ ਏ ਭਈ 


ਬਿਨਾਂ ਦੇਰੀ ਤੋਂ। (ਮਾਰਨ ਲਈ) ਤਕੜੇ ਵਾਰ ਕੀਤੇ। 
ਈਰਖਾ ਕਰਕੇ। “ਨਿਸਚਾ ਕਰਕੇ। 


'ਪੂਤਨਾ, ਬਲ ਦੀ ਪੁੱਤਰੀ, ਵਕਾਸੁਰ ਤੇ ਅਘਾਸੁਰ ਦੀ ਭੈਣ ਜੋ 
ਕੰਸ ਦੀ ਪ੍ਰੇਰੀ ਹੋਈ ਦਾਈ ਬਣ ਕੇ ਨੰਦ ਦੇ ਘਰ ਥਣਾਂ ਨੂੰ 
ਜ਼ਹਿਰ ਲਾ ਕੇ ਦੁੱਧ ਪਿਲਾਣ ਦੇ ਬਹਾਨੇ ਕ੍ਰਿਸ਼ਨ ਨੂੰ ਮਾਰਨ ਗਈ 
ਸੀ। “ਚੰਗੀ ਮੌਤ। 

'ਜ਼ਹਿਰ। 

ਬੁਹਮਣ ਤੋਂ (ਇਸ ਦਾ ਨਾਮ ਤੁਲਸੀ ਦਾਸ ਸੀ)। 


'ਭਾਈ ਸੰਤੋਖ ਸਿੰਘ ਜੀ ਨੇ। “ਸਾਰੀ। 


'ਨਾਜ਼ਿਮ, ਸੂਬੇ ਦਾ ਮਾਲ ਮੰਤ੍ਰੀ। 
ਪੁੱਤਰੀ ਸੀ। ਉਸ ਦੀ ਮੰਗਣੀ ਵਾਸਤੇ। 


(ਉਨ੍ਹਾਂ ਦੀ) ਮੋਰੀ ਵਾਂਗ ਮਾੜੀ ਜ਼ਾਤ ਹੈ। 
ਮੁੱਤਰੀ। 

'ਗੁਰੂ। 
'ਨ ਸਹਾਰੀ। 


'ਅਸਲ, ਠੀਕ। 
'ਇਸੇ ਕਾਰਨ ਕਰ ਕੇ ਗੁਰਾਂ ਨੇ (ਚਾਹਿ) ਸੋਚ ਕੇ। 





496 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੨੦॥ 

ਔਰ ਦੋ ਪਠਾਨ ਹੁਤੇ ਸੁਲਹੀ ਸੁਲੱਬੀ ਖਾਨ, 

ਚੌਕਰੀ ਚੰਡਾਲ ਠਾਨ' ਤੁਹਮਤੇਂ” ਲਗਾਇ ਹੈਂ। ਚੰਡਾਲ ਚੌਂਕੜੀ (ਇਕੱਠੀ) ਕਰਕੇ। “ਦੋਸ਼। 
ਸ਼ਾਹਿ ਤੈ ਹੁਕਮ ਲੀਨ ਹਨੁਮਾਨ ਵਾਰੋ' ਚੀਨ?, __'ਹਨੂਮਾਨ ਵਾਲਾ ਹੁਕਮ ਭਾਵ ਛੇਤੀ ਪਹੁੰਚਣ ਵਾਲਾ। “ਜਾਣੋ। 
ਦੋ ਸੈ ਅਸਵਾਰ ਦੀਨ ਸੁਲਬੀ ਸੰਗਾਇ ਹੈਂ। 

ਗੁਰੁ ਅਰਜਨ ਪਰ ਆਯੋ ਅਰਿ ਜੋਸ਼ ਧਰਿ, 

ਪ੍ਰਿਥੀ ਸਸਿ ਸੰਗ ਤਰ ਕੋਪ' ਕੋ ਬਢਾਇ ਹੈਂ। 'ਬਹੁਤਾ ਕ੍ਰੋਧ। 

ਐ ਪੈ ਪ੍ਰਹਿਲਾਦ ਸਮ ਰੱਛਕ ਜੈਂ! ਆਦਿ ਬ੍ਰਹਮ, _'ਜਿਨ੍ਹਾਂ ਦੇ। 

॥੨੧॥ 

ਉਤਰੇ ਬਯਾਸ ਜਬਿ ਪੁਗੀ ਨਾਂਹਿ' ਆਸ ਤਾਂਹਿ, __'ਪੁਰੀ ਨ ਹੋਈ। 

ਸੱਯਦ ਹਸਨ ਅਲੀ ਕੋਪ ਧਰਿ ਆਯੋ ਹੈ। 

ਸੁਲਹੀ ਕੇ ਪਦਰ ਪੈ' ਰਹਸੋ ਹੁਤੋ ਨੌਕਰ ਸੋ, ਪਿਤਾ ਕੋਲ। 

ਮਾਂਗੀ ਤਨਖਾਹਿ ਤਾਂਹਿ, ਸਖਤ ਅਲਾਯੋ ਹੈ'। '(ਸੁਲਬੀ ਨੇ) ਕਰੜੇ (ਬਚਨ) ਕਹੇ। 
ਸੁਲਬੀ ਕਾ ਕਾਟਿ ਸਿਰ ਧਰ ਪੈ ਗਿਰਾਯੋ ਹੈ। 

ਸੰਗੀ ਹਟ ਗਏ ਪਾਛੇ ਗੁਰੂ ਈਸ ਰਾਖੇ ਆਛੇ, 

ਦੁਸ਼ਟਨ ਉਪਾਇ ਭੁਤ ਆਰਗ ਜਜੋਂ ਬਿਲਾਇ ਹੈਂ! 'ਦੁਸ਼ਟਾਂ ਦੇ ਜਤਨ ਭੂਤਾਂ ਦੀ ਅੱਗ ਵਾਂਗ ਛਪ ਗਏ। 
॥੨੨॥ 


ਏਹੁ ਸੁਨਿ ਚੰਦੁ ਮੰਦੁ ਪ੍ਰਿਥੀ ਸਸਿ ਫਰਿ ਫੰਧੂ', __'ਮਾੜੇ ਚੰਦੂ ਨੇ ਪ੍ਰਿਥੀ ਚੰਦ ਨੂੰ ਵੀ ਫੜ ਕੇ (ਨਾਲ) ਫਸਾ 
ਸਾ ਲੁ ਲਿਆ। 


ਸ਼ਾਹਿ ਪੈ ਸੁਨਾਯੋ ਗੁਰੂ ਸੁਲਬੀ ਕਟਾ ਦਯੋ। 

ਰਾਖਤ ਹੈ ਚੋਰ ਪਾਸ ਧਾੜਵੀ ਅਪਾਰ ਖਾਸ, 

ਐਸੀ ਐਸੀ ਕਹਿ ਦਿਲ ਸ਼ਾਹਿ ਕਾ ਫਟਾ ਦਯੋ। 

ਸੁਲਹੀ ਖਾਂ ਫੌਜਦਾਰ ਚੰਦੂ ਮੰਦੂ ਖਾਰ ਧਾਰਿ', 

ਪਾਂਚ ਸੌ ਸਹਾਰ ਸੰਗ ਗੁਰੂ ਪੈ ਚਢਾ ਦਯੋ। 

ਹੇਹਰ ਗਰਾਮ ਆਇ ਗਿਨੇ ਬਹੁ ਦਾਇ ਘਾਇ 

ਇਨਿ ਠਟੀ' ਔਰ ਹਰਿ ਔਰ ਹੀ ਠਟਾ ਦਯੋ? 'ਧਾਰੀ, ਸਕੀਮ ਸੋਚੀ। “ਕਰ ਦਿੱਤੀ। 


॥੨੩॥ 
ਪਾਇ ਏਹੁ ਸਾਰ' ਗੁਰੂ ਕਰਤਾਰ ਪਾਸ ਖਾਸ?, __ 'ਖ਼ਬਰ। “ਆਪ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪ੍ਰਹਿਲਾਦ ਰਾਖਜੋ ਪੈ ਸਧਨਾ ਗੁਨੀਜੀਏ'। 
ਬਾਰਨ ਕੀ ਬਾਰ ਜਿਮ ਬਾਰ ਨ ਲਗਾਈ', 


ਐ ਬਢਾਈ ਰਾਸਿ ਚੀਰ ਪੀਰ ਦੋਪਤੀ ਹਨੀਜੀਏ'। 
ਅੰਮਰੀਕ ਆਦਿ ਕੀ ਤਦਾਦ' ਕੌਨ ਸਾਕੈ ਕਹਿ, 
ਮਰਯਾਦ ਸਾਧੁ _ਪਾਲ' ਤੂੰਹੈਂ ਹੀ ਸੁਨੀਜੀਏ 
॥੨੪॥ 

ਗੁਰੂ ਕਾ ਵੀਚਾਰ ਕਰਤਾਰ ਮਨਜ਼ੂਰ ਕੀਨ, 

ਉਤ ਦਿਸ ਪਾਪੀ ਪਾਪ ਚਿਤਵਤ ਪੇਰੇਰਯੋ। 

ਚਢਯੋ ਜੋ ਸ਼ਿਕਾਰ ਖਾਨ ਸੁਲਹੀ ਪੁਮੋਦ ਮਾਨ, 
ਪੇਖਬੇ ਕੇ ਹੇਤ ਆਵੇ ਦਿਸ' ਅਸੂ ਫੇਰਯੋ। 
ਉਡਯੋ ਜਨਾਵਰ ਉਝਕ ਕਰਿ' ਘੋੜਾ ਤਾਂਹਿ, 
ਰੁਕਯੋ ਨ ਕਾਂਹਿ ਵਾਂਹਿ ਆਵੇ ਮਧ ਗੇਰਯੋ। 
ਜਰਯੋ ਸਮੇਤ ਅਸੂ ਮਰਜੋ ਸੁ ਕਾਫਰ ਹੈ 

ਪਰਯੋ ਨਰਕ ਭਰਯੋ ਕੀਓ ਨਿਜ ਹੇਰਯੋ' ॥ ੨੫॥ 
ਛਪਯ: 

ਨਿਰਵੈਰਨ ਸੋਂ ਵੈਰ ਕਰਤ, 

ਨਾਹੱਕ' ਜਨ ਜੋਈ। 

ਸੁਲਹੀ ਜਯੋਂ ਝਰ ਪਰਤ, 

ਮਰਤ ਅਵਗਤਿ' ਗਹਿ ਸੋਈ। 

ਸੰਤ ਸਹਾਈ ਸਦਾ ਈਸ, 

ਜਸ ਬੇਦ ਬਖਾਨਤ। 

ਨਿਜ ਦਾਸਨ ਹਿਤ ਆਪ ਹਰੀ, 
ਅਵਤਾਰ ਸੁ ਠਾਨਤ। 

ਯਹਿ ਕੌਤਕ ਅਜ਼ਮਤ ਪੇਖ ਕੈ, 

ਪ੍ਰਿਥੀ ਚੰਦ ਬਿਸਮੈ ਰਹਯੋ। 

ਉਤ ਚੰਦੂ ਮੱਲ ਦਿਵਾਨ ਸੁਨਿ, 


'ਹਰਨਾਖਸ਼। “ਅਨੰਦ ਨਾਲ। 


'ਵਿਚਾਰੋ। 

'ਜਿਵੇਂ ਹਾਥੀ ਦੀ (ਰੱਖਿਆ ਕਰਨ) ਵਾਰੀ ਦੇਰ ਨਹੀਂ ਲਾਈ 
ਸੀ। 

'ਅਤੇ ਬਹੁਤੇ ਬਸਤ੍ਰ ਵਧਾ ਕੇ ਦ੍ਰੋਪਤੀ ਦੀ ਪੀੜਾ ਨਾਸ ਕੀਤੀ। 


।'ਗਿਣਤੀ। 


(ਧਰਮ ਦੀ) ਮਰਯਾਦਾ ਤੇ ਸਾਧੂਆਂ ਦੀ ਪਾਲਣਾ ਕਰਨ 
ਵਾਲਾ। 


'ਭੱਠੇ ਦੀ ਤਰਫ਼। 
'ਤੁੱਬਕ ਕੇ। 


।ਆਪਣੇ ਕੀਤੇ (ਮਾੜੇ ਕਰਮਾਂ ਦਾ ਫਲ) ਪਾਉਂਦਾ ਵੇਖਿਆ। 


'ਬਿਨਾਂ ਕਾਰਨ ਦੇ। 


'ਬੇਗਤਿ, ਜਿਸ ਦੀ ਮੁਕਤੀ ਨਾ ਹੋਵੇ। 





498 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਸ਼ਟ ਪੁਸ਼ਟ' ਮਨਿ ਦੁਖ ਲਹਯੋ ॥ ੨੬॥ 'ਵੱਡੇ ਦੁਸ਼ਟ ਨੇ। 

ਕਈ ਮਾਸ ਕੇ ਬਾਦ 

ਬਾਦਸ਼ਾਹ ਅਯੋ ਲਹੌਰੈਂ। 

ਪ੍ਥੀ ਚੰਦ ਜਬ ਚਲਜਯੋ, 

ਮਿਲਨ ਚੰਦੁ ਕੋ ਗੌਰੈਂ”। /(ਕਿਸੇ ਸਾਜ਼ਸ਼ ਦੇ) ਖ਼ਿਆਲ ਨਾਲ। 
ਕੁਦਰਤਿ ਈਸ਼ਰ ਪਾਇ, 

ਸੂਲ ਉਨਿ ਮਰਜੋ ਸੁ ਮਗ ਮਹਿਂ। 

ਮਿਹਰਵਾਨ ਸੁਤ ਤਾਂਹਿ, 

ਗਯੋ ਪੁਨ ਚਲਿ ਚੰਦੂ ਪਹਿ। 

ਮਿਲਿ ਮਤਾ ਦੁਹੂੰ ਕਰਿ ਸ਼ਾਹਿ ਪੈ, 

ਚੁਗਲੀ ਉਗਲੀ' ਜਾਇ ਅਸ। 

ਯਹ ਕਰੇ ਖੂੰਨ ਅਰਜਨ ਗੁਰੂ, 

ਸੁਲੱਬੀ ਸੁਲਹੀ ਪ੍ਰਿਥੀ ਸਸਿ ॥੨੭॥ 

ਬਾਕੀ ਬਹੁ ਮੱਦਤ। 

ਦੀਨੋ ਕਰਿ ਸ਼ਿੱਦਤ'। 

ਪੁਨ ਤਾਂ ਕੋ ਥਾ ਕਹਜੋ, 

ਸ਼ਾਹਿ ਤੂੰ ਹੀ ਬਨ ਜੈਹੈਂ। 

ਚੋਰ ਧਾੜਵੀ ਰਾਖ, 

ਬਹੁਤ ਡਾਕੈ ਮਰਵੈ ਹੈਂ। 

ਵਹਿ ਜਮਾਂ ਖਜਾਨਾ ਰਖਤ ਬਹੁ, 

ਸਚਾ ਸ਼ਹਿ ਕਹਿਲਾਤ ਪੁਨ। 

ਕਛ ਕਰੁਗ' ਫਸਾਦ ਉਮੈਦ ਹੈ, 

ਜਨ ਲਾਖੋਂ ਭਏ ਮੁਰੀਦ ਗੁਨ ॥ ੨੮ ॥ 

ਇਤਯਾਦਕ ਬਹੁ ਬਾਤ, 

ਕੁਰ' ਉਨ ਕੁਰਨ ਗਾਈ”। 'ਝੂਠ। “ਬੂਠਿਆਂ ਨੇ ਕਹੀ। 
ਇਸੀ ਕਦਰ' ਇਕ ਵਾਰ, ਇਸੇ ਤਰ੍ਹਾਂ 
ਨਵੀਸਨ ਤੇ' ਭਿ ਲਿਖਾਈ। 'ਮੁਨਸ਼ੀਆਂ ਤੋਂ। 

ਯੌ ਬਹੁ ਲੁਤੀ' ਲਾਇ, 'ਚੁਆਤੀ ਭਾਵ ਚੁਗਲੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 499 


ਸ਼ਾਹ ਕਾ ਮਨ ਭੂਮਾਯੋ। 

ਤੂਰਨ' ਪੂਰਨ ਗੁਰੂ ਤਈਂ, 

ਲਵ ਪੁਰ' ਮੰਗਵਾਯੋ। 

ਪੁਨ ਮੁਲਾਕਾਤ ਪਤਿਸ਼ਾਹਿ ਸੋਂ, 

ਖਾਂ ਵਜੀਰ ਦ੍ਰਾਰੇ' ਭਈ। 

ਪਿਖਿ ਨੁਰ ਜਹੁਰ ਦਿਦਾਰ ਗੁਰੁ', 'ਗੁਰਾਂ ਦੇ ਦਰਸ਼ਨਾਂ ਦੇ ਪ੍ਰਕਾਸ਼ ਦੀ ਚਮਕ ਦੇਖ ਕੇ। 
ਰਾਹਿ ਕੀ ਸ਼ੱਕ ਗਈ ॥ ੨੯॥ 

ਦੋਹਰਾ: 

ਸ਼ਾਹਿ ਕਹਜੋ ਜੋ ਆਪ ਨੇ, 

ਕੀਨੀ ਨਈ ਕਿਤਾਬ। 

ਰਾਖਯੋ ਕਾਹਿ ਸਵਾਬ' ॥ ੨੩੦॥ 'ਕਿਸ (ਕਰਮ ਦਾ) ਪੁੰਨ। 

ਯਹਿ ਸੁਨਿ ਸਤਿਗੁਰ ਸ਼ਬਦ ਪੁਨ, 

ਉਚਾਰਯੋ ਤਾਂਹਿ ਜਵਾਬ। 

ਕਾਟਕ' ਸਿਖਨ ਅਜਾਬ2 ॥੨੧॥ 'ਕੱਟਣ ਵਾਲਾ। “ਸਿਖਾਂ ਦੇ ਦੁੱਖ। 

ਸੀ ਮੁਖ ਵਾਕਯ 

ਰਾਮਕਲੀ ਮਹਲਾ ੫ ॥ 

ਕੋਈ ਬੋਲੈ ਰਾਮ ਰਾਮ ਕੋਈ ਖੁਦਾਦਿ ॥ 

ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ 

ਕਾਰਣ ਕਰਣ' ਕਰੀਮ? ॥ '(ਸੰਸਾਰ ਦੇ) ਕਾਰਨਾਂ ਨੂੰ ਕਰਨ ਵਾਲੇ। “ਬਖ਼ਸ਼ਸ਼ ਕਰਨ 

ਵਾਲਾ। 

ਕਿਰਪਾ ਧਾਰਿ ਰਹੀਮ' ॥੧॥ ਰਹਾਉ ॥ 'ਰਹਿਮ ਕਰਨ ਵਾਲਾ, ਕ੍ਰਿਪਾਲੂ। 

ਕੋਈ ਨਾਵੈ ਤੀਰਥਿ ਕੋਈ ਹਜ' ਜਾਇ। 'ਮੱਕੇ ਦੀ ਯਾਤ੍ਹਾ। 

ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ' ॥੨॥ __ 'ਨਿਮਾਜ਼ ਪੜ੍ਹਦਾ ਹੈ। 

ਕੋਈ ਪੜੈ ਬੇਦ ਕੋਈ ਕਤੇਬ ॥ 

ਕੋਈ ਓਢੈ' ਨੀਲ ਕੋਈ ਸੁਪੇਦ? ॥੩॥ 'ਪਹਿਨਦਾ ਹੈ। “ਚਿੱਟੇ (ਬਸਤ੍ਰ)। 

ਕੋਈ ਕਹੈ ਤੁਰਕੁ ਕੋਈ ਕਹੇ ਹਿੰਦੂ ॥ 

ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ' ॥੪॥ 'ਬੈਕੁੰਠ। 

ਕਹੁ ਨਾਨਕ ਜਿਨਿ ਹੁਕਮ ਪਛਾਤਾ ॥ 





500 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਭ ਸਾਹਿਬ ਕਾ ਤਿਨ ਭੇਦੁ ਜਾਤਾ ॥੫॥੯॥ 
(ਪੰਨਾ ੮੮੫) 

ਚੌਪਈ: 

ਬਾਦ ਪੱਖ' ਜੇ ਜਰਾ ਨ ਠਾਨੈ। 

ਰਾਮ ਖੁਦਾਇ ਏਕ ਕਰਿ ਮਾਨੈ। 

ਸਬਿ ਦੁਨੀਆ ਮੈਂ ਨੂਰ ਇਲਾਹੀ। 

ਪਿਖਿ ਭਜ ਹੈਂ ਤਜ ਹੈਂ ਗੁਮਰਾਹੀ' ॥ ੩੨॥ 
ਤਜਿ ਬਦ ਅਮਲ ਨੇਕ ਮਗ ਸਜੈ। 

ਵਾਹਦ ਏਕ' ਖੁਦਾ ਕੋ ਭਜੈ। 

ਸੰਗਤ ਕਰੈ ਆਰਫਨ ਕੇਰੀ'। 

ਕਰੈ ਬੰਦਗੀ ਤਜਿ ਮੈਂ ਮੇਰੀ ॥੨੨॥ 
ਹਿੰਦੂ ਤੁਰਕ ਹੋਇ ਕਿ ਨ ਕੋਈ। 

ਪੈ ਹੈ ਭਿਸ਼ਤ ਪਰਮ ਗਤਿ ਸੋਈ। 
ਇਤਯਾਦਿਕ ਗੁਰ ਕੇ ਸੁਨਿ ਬੈਨਾ। 

ਸ਼ਾਹਿ ਭਯੋ ਖੁਸ਼ ਪਾਈ ਚੈਨਾ ॥੨੪॥ 
ਬੋਲ ਚਾਲ ਲਜਾਕਤ' ਪਹਿਰਾਵਾ। 

ਪੇਖਿ ਸ਼ਾਹਿ ਕੇ ਮਨ ਦਿਢ' ਆਵਾ। 

ਯਹਿ ਨਹਿ ਹਿਰਸ' ਰਖਤ ਦੁਨਿਆਵੀ। 
ਪੀਰ ਫਕੀਰ ਨਫਸ ਪਰ' ਹਾਵੀ? ॥ ੩੫ ॥ 
ਕੁਛ ਵਜ਼ੀਰ ਖਾਂ ਢਿਗ ਤੈ ਮਹਿਮਾ। 

ਕਰੀ ਤੁ ਮਿਟਯੋ ਸ਼ਾਹਿ ਕਾ ਵਹਿਮਾ। 
ਖਿਲਤ' ਮੋਲ ਬਡ ਕਾ ਕੁਛ ਨਕਦੀ। 

ਕਰੀ ਨਜ਼ਰ' ਗੁਰ ਕੀ ਸ਼ਾਹਿ ਅਗਦੀ? ॥ ੩੬ ॥ 
ਯਹਿ ਪਿਖਿ ਚੰਦੂ ਦੁਸ਼ਟ ਰਿਸਾਯੋ। 
ਅਵਸਰ' ਪਾਇ ਸ਼ਾਹਿ ਢਿਗ ਜਾਯੋ?। 
ਕਹਸਯੋ ਯਾਂਹਿ ਢਿਗ ਬਹੁਤ ਖਜ਼ਾਨਾ। 

ਹੈ ਕਹਿਲਾਵਤ ਸ਼ਾਹਿ ਸਚਾਨਾ' ॥੨੩੭॥ 
ਸ਼ਾਹੀ ਦੁਸ਼ਮਨ ਖੁਸਰੋ ਤਾਂਈ। 

ਅਰਧ ਲਾਖ ਦਿਯ ਰਜਤਪਣਾਈ'। 

ਕਰਯੋ ਵਾਇਦਾ' ਤਖਤ ਦਿਲੈ ਹੈ। 


'ਨਿਸਚਾ। 
'ਇੱਛਾ। 
'ਮਨ ਉੱਤੇ। “ਕਾਬੂ ਪਾਇਆ ਹੋਇਆ ਹੈ। 


'ਸਿਰੋਪਾਓ, ਪੁਸ਼ਾਕਾ। 
'ਭੇਟਾ। “ਬਾਦਸ਼ਾਹ ਨੇ ਅੱਗੋਂ (ਆਪਣੇ ਵੱਲੋਂ)। 
'ਸਮਾਂ। “ਜਾ ਕੇ। 


'ਸੱਚਾ ਪਾਤਸ਼ਾਹ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 501 


ਸ਼ਿੱਦਤ ਕਰਿ' ਮੱਦਤ ਦਈ ਐ ਹੈਂ” ॥੩੮॥ 'ਬਹੁਤ ਕਰਕੇ। “ਇਸ ਤਰ੍ਹਾਂ (ਅ) ਇਨ੍ਹਾਂ ਨੇ। 
ਦੋਹਰਾ: 

ਯਾ ਬਿਧਿ ਦੁਸ਼ਟ ਸਿਖਾਇ ਸ਼ਹਿ, 
ਹੁਕਮ ਦਿਲਾਯੋ ਯਾਹਿ। 

ਸ਼ਾਹੀ ਦੁਸ਼ਮਨ ਕੋ ਦਈ, 

ਮੱਦਦ ਜੋ ਗੁਰੁ ਚਾਹਿ ॥੩੯॥ 
ਕੈ ਦੋ ਲਾਖ ਚੱਟੀ' ਦਿਵੈਂ, 

ਨਹੀ ਤਾਂ ਕੈਦ ਰਹਾਂਹਿ। 

ਯਹਿ ਕਹਿ ਸ਼ਾਹਿ ਸ ਵਜ਼ੀਰ ਖਾਂ, 
ਲਯੋ ਪਸ਼ਾਵਰ ਰਾਹਿ ॥੪੦॥ 
ਕੋਤਵਾਲ ਨੈ ਗੁਰੂ ਕੌ, 
ਕੀਨੋ ਤਬੈ ਅਸੀਰ'। 

ਸੁਨਿ ਸਿੱਖਨ ਮਿਲ ਕੈ ਚਹਜੋ, 
ਦੈਨੀ ਜਰੇ ਕਸੀਰ' ॥੪੧॥ 

ੈ ਚੰਦੂ ਮੰਦ ਤੈ, 

ਸਮਾਂ ਪੇਖਿ ਝਟ ਜਾਇ। 

ਹਰ ਜ਼ਾਮਨ ਖੁਦ ਗੁਰੂ ਕੌ, 

ਕੈਦ ਕਰਯੋ ਘਰ ਲਜਾਇ ॥ ੪੨ ॥ 
ਪੈੜਾ ਪੈਰਾਣਾ ਜੇਠਾ, 

ਲੋਕਾ! ਬਿਧੀਆ, ਜੈਦ। 

ਸਿੱਖ ਜੁ ਥੇ ਯਹਿ ਗੁਰੂ ਸੰਗਿ, 
ਔਰ ਨੌਰ ਕਿਯੇ ਕੈਦ ॥ ੪੨॥ 
ਨਿਜ ਪੁੱਤਰੀ ਕਾ ਸਾਕ ਪੁਨ, 
ਚੰਦੂ ਹਿਤ ਮਨਵਾਨ। 
ਤਸਦੀਏ' ਦੀਏ ਘਨੇ, 

ਗੁਰ ਕੋ ਦੁਸ਼ਟ ਸ਼ਿਤਾਂਨ ॥੪੪॥ 
ਚੌਪਈ: 

ਪ੍ਰਿਥਮ ਦੇਗ ਕੇ ਬੀਚ ਬੈਠਾਏ। 
ਨੀਚੇ ਲਕਰੀ ਭਾਰ ਜਲਾਏ। 
ਗੁਰੁ ਕੋ ਭਯੋ ਜਾਨ ਤਸਦੀਆ। 





502 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਹਿ ਨਹਿ ਸਕਯੋ ਪਿਰਾਣਾ ਜੀਆ ॥ ੪੫॥ 

ਅਰਜ ਗੁਰੂ ਢਿਗ ਦੌਰ ਸੁ ਕਰੀ। 

ਹੇ ਗੁਰੁ ਦਿਹੁ ਇਸ਼ਾਰਤ ਜਰੀ'। 'ਥੋੜਾ ਜਿਹਾ ਇਸ਼ਾਰਾ। 
ਦਿੱਲੀ ਲਵ ਪੁਰ ਕੋ ਗਹਿ ਕਰ ਮੈਂ”। 'ਹੱਥ 'ਚ ਫੜ ਕੇ। 
ਮੇਂਢਨ ਜਯੋਂ ਭਿੜਾਇ ਦਿਹੁੰ ਹਰ ਮੈਂ! ॥੪੬॥ __ 'ਛੱਤ੍ਰਿਆਂ ਵਾਂਗ ਭਿੜਾ ਕੇ ਮਾਰ ਦਿਆਂਗਾ। 
ਕਹੋ ਤ ਤੁਰਕਨ ਮੂਲ ਉਪਾਰੋਂ'। ਜੜ੍ਹਾਂ ਪੁੱਟ ਦਿਆਂ। 
ਯਾ ਚੰਦੂ ਕੋ ਸਹਿ ਕੁਲ ਗਾਰੋਂ'। ਸਣੇ ਕੁਲ ਗਾਲ੍ਹ ਦਿਆਂ। 
ਗੁਰੂ ਕਹਯੋ ਜਹਿਂ ਤੈ ਤੈਂ ਪਾਈ। 

ਸ਼ਕਤਿ ਤਹਾਂ ਕਿਯਾ ਨਹੀ ਇਤਾਈ' ॥੪੭॥ __'ਇਤਨੀ ਕੁ। 
ਜਰਨਾ ਕਰ ਨਾਂਹਿ ਤ ਖਿਚ ਲੈ ਹੈਂ। 

ਛੂਛਾ' ਰਹਿ ਫਿਰ ਅਤਿ ਦੁਖ ਪੈ ਹੈਂ। 'ਖਾਲੀ। 

ਹਮ ਯਹਿ ਭਾਵੀ' ਮਾਨ ਅਕਾਲ। 

ਦੁਸ਼ਟ ਮੂੰਡ' ਦੈ ਦੋਸ਼ ਕਰਾਲ” ॥ ੪੮॥ 

ਤਨ ਤਜ ਹੈਂ ਤੁਮ ਤੂਸ਼ਨਿ' ਰਹੋ। 

ਹਰਖ ਸੋਗ ਕੁਛ ਹਮੈਂ ਨ ਕਹੋ। 

ਹਮ ਨੇ ਇਮ ਹੀ ਕਾਰਨ ਕਰਨਾ। 

ਤੁਮ ਨਹਿ ਜਾਨੋ ਮੋਹਿ ਅਚਰਨਾ' ॥ ੪੯॥ 

ਪੁਨ ਤਨ ਯਹਿ ਹੈ ਕੂਰ ਅਨਾਤਮ'। 

ਹਮ ਸਤਿ ਚਿਤ ਆਨੰਦ ਪ੍ਰਮਾਤਮ। 

ਦੇਹ ਸਬੰਧ ਜਰਾ ਮੁਹਿ ਨਾਹੀ। 

ਦੁਖ ਸੁਖ ਫਲ ਕਾਰਨ ਤਨ ਪਾਹੀ ॥੫੦॥ 

ਆਤਮ ਇਸ ਤੇ ਨਿਆਰੋ ਰਹੈ। 

ਜੈਸ ਸਦਨ ਮੈ' ਜਨ ਕੋ ਅਹੈ। 

ਆਤਮ ਕਾਟਜਯੋ ਕਟੈ ਨ ਮਰੈ। 

ਉੜੈ ਨ ਗਰੈ' ਨ ਅਗਨੀ ਜਰੈ ॥੫੧॥ 

ਦੁਸ਼ਟ ਕਸ਼ਟ ਯਹਿ ਤਨ ਕੋ ਦੈ ਹੈ। 

ਹਮ ਸਾਖੀ! ਨਯਾਰੋ ਦਰਸੈ ਹੈਂ] 

ਗਯਾਨੀ ਅਗਯਾਨੀ ਕਾ ਭੇਦ। 

ਇਤਨਾ ਹੀ ਹੈ ਕਹਿਂ ਸੰਤ ਬੇਦ ॥੫੨॥ 
ਅਗਯਾਨੀ ਮਾਨਤ ਤਨ ਮੈਂ ਹੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 503 


ਗਯਾਨੀ ਜਾਨਤ ਮੈਂ ਤਨ ਨੈਹੂੰ। 

ਤੁਮ ਭੀ ਯਹੀ ਗਸਾਨ ਉਰਿ ਧਰਿ ਕੇ। 
ਪਿਖੋ ਮੌਨ ਰਹਿ ਕੌਤਕ ਹਰਿ ਕੇ ॥੫੩ ॥ 
ਦੇਗ ਵੀਚ ਤੈ ਗੁਰੂ ਨਿਕਾਰੇ। 

ਚੰਦੂ ਪੁਨਾ ਕੁਵਾਕ ਉਚਾਰੇ। 

ਕੂਕਰ ਮੁਝੇ ਜੁ ਤੁਮ ਥਾ ਕਹਾ। 

ਤਾਂ ਕਾ ਫਲ ਯਹਿ ਤੁਮ ਨੇ ਲਹਾ ॥੫੪॥ 
ਅਬਿ ਭੀ ਨਾਤਾ' ਮੇਰਾ ਮਾਨੋ। 

ਨਾ ਤਰ' ਦੈਹੋਂ ਕਸ਼ਟ ਮਹਾਨੋ। 

ਗੁਰੂ ਕਹਜੋ ਦੰਤੀ ਕੇ ਦਾਂਤਾ।। 

ਕੇਲੇ ਫਲ, ਤਿਯ', ਤੇਲ”, ਬਖਯਾਤਾ ॥ ੫੫ ॥ 


ਸਿੰਘ ਸਪਰਸ' ਸਜਨ ਕੀ ਬਾਨੀ?। 
ਏਕ ਬਾਰ ਹ੍ੈਂ ਕਹਿਤ ਜਹਾਨੀ'। 
ਸੁਨਿ ਰਿਸ ਠਾਨ ਦੁਸ਼ਟ ਘਰ ਗਯੋ। 
ਗੁਰੁ ਕੋ ਕਾਰਾ ਗੂਹ' ਮੈਂ ਦਯੋ ॥੫੬॥ 
ਹੁਤੀ ਸਨੁੱਖਾ' ਤਾਂਹਿ ਘਰ ਏਕ। 
ਗੁਰੁਸਿਖ ਕੀ ਬੇਟੀ ਅਤਿ ਨੇਕ। 
ਸੁਨਿ ਹਵਾਲ ਵਹਿ ਲਗੀ ਬਿਸੂਰਨ'। 


ਅਰਧ ਨਿਸਾ' ਉਠਿ ਖੁਫੀਆ? ਤੂਰਨ” ॥੫੭॥ 


ਮੇਵਾ ਮਿਸ਼ਰੀ ਦੂਧ ਮਿਠਾਈ। 

ਲੈ ਕਰਿ ਗੁਰਹਿਂ ਛਕਾਵਨ ਆਈ। 

ਰੋਕੀ ਪਹਿਰੇਦਾਰ ਸਿਪਾਹੀ। 

ਜ਼ੇਵਰ ਰਿਸ਼ਵਤ' ਦੀਨੋ ਤਾਂਹੀ ॥ ੫੮ ॥ 
ਤਮਾਂ ਤੇਲ ਦੈ ਨਰਮ ਚਰਮ ਕਰਿ'। 
ਸਾਦਿਕ' ਪਰੀ ਜਾਇ ਗੁਰ ਪਗ ਪਰ। 
ਕਹਤ ਭਈ ਹੇ ਗੁਰੁ ! ਜਗ ਨਾਥਾ। 

ਮੁਝ ਆਜਜ਼' ਕੇ ਨਹਿ ਕੁਛ ਹਾਥਾ ॥੫੯ ॥ 
ਤੁਮਰੇ ਸਿਖ ਕੀ ਮੈਂ ਹੂੰ ਬੇਟੀ। 

ਅਈ ਦੁਸ਼ਟ ਘਰ ਸੁਨਿ ਧਰ ਲੇਟੀ'। 


'ਸਾਕ। 

ਨਹੀਂ ਤਾਂ। 

'ਹਾਥੀ ਦੇ ਦੰਦ। 

'ਇਸਤ੍ਰੀ (ਦਾ ਹਨ)। “ਤਿਲ ਆਦਿ ਦੇ (ਬੀਜਾਂ ਵਿੱਚੋਂ) ਤੇਲ 
ਇਕ ਵਾਰ ਹੀ ਨਿਕਲਦਾ ਹੈ। 

'ਸ਼ੇਰ ਦਾ (ਸ਼ੇਰਨੀ ਨਾਲ) ਸਬੰਧ। “ਸ੍ਰੇਸ਼ਟ ਪੁਰਸ਼ਾਂ ਦੇ ਬਚਨ। 


'ਦੁਨੀਆਂ। 


'ਜਿਹਲ, ਬੰਦੀਖਾਨਾ। 
'ਨੂੰਹ। 


'ਝੁਰਨ। 
'ਅੱਧੀਰਾਤ। 'ਗੁਪਤ। “ਛੇਤੀ। 


'ਗਹਿਣਿਆਂ ਦੀ ਵੱਢੀ। 

'ਲਾਲਚ ਰੂਪ ਤੇਲ ਦੇ ਕੇ ਚਮੜੇ (ਵਾਂਗ) ਨਰਮ ਕਰਕੇ। 
'ਸਿਦਕ ਵਾਲੀ। 

'ਗਰੀਬਣੀ। 


(ਤੁਹਾਡਾ ਹਾਲ) ਸੁਣ ਕੇ ਵਿਆਕੁਲ ਹੋ ਗਈ। 





504 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਸ਼ਟ ਸਸੁਰ' ਮਮ ਬੁਰਾ ਕਮਾਵੈ। 'ਸਹੁਰਾ (ਚੰਦੂ)। 
ਅਪਨੀ ਜਰ' ਕਰ ਅਪਨ ਉਠਾਵੈ? ॥ ੬੦॥ 'ਜੜ੍ਹ। “ਆਪਣੇ ਹੱਥੀਂ ਪੁੱਟਦਾ ਹੈ। 
ਦਿਹੁ ਬਰ ਇਹੁ, ਹ੍ਹੈ ਮ੍ਰਿਤੂ ਮੇਰੀ। 

ਇਸ ਪਾਪੀ ਕੀ ਬੁਡੈ ਬੇਰੀ'। 'ਬੇੜੀ ਡੁੱਬ ਜਾਵੇ। 
ਖਾਨ ਪਾਨ ਕੁਛ ਆਪ ਨ ਕੀਨਾ। 

ਗੁਜ਼ਰੇ ਆਠ ਪਹਰ ਦੁਖ ਪੀਨਾ' ॥੬੧॥ ਭਾਰੇ ਦੁੱਖਾਂ ਵਿੱਚ। 
ਗੁਰੂ ਕਹਯੋ ਹਮ ਇਸ ਕੇ ਘਰ ਕਾ। 

ਖਾਂਨ ਪਾਨ ਨਹਿ ਕਰੈਂ ਵਿਚਰਕਾ'। 'ਇਹ ਵੀਚਾਰ ਕੀਤਾ ਹੈ। 
ਚੰਦੂ ਸਹਿ ਕੁਟੰਬ, ਯਹਿ ਸਚੁ ਹੈ। 

ਮਰੈ ਦੁਖੀ ਹੂੰ ਨਰਕੇ ਪਚਿ ਹੈ' ॥੬੨॥ 'ਨਰਕਾਂ ਵਿੱਚ ਸੜੇਗਾ। 
ਤੂੰ ਅਬਿ ਹੀ ਇਨ ਕੋ ਕਰਿ ਤਜਾਗਨ। 

ਤਨ ਤਜਿ ਚਲ ਹਮ ਸੋ ਬਡ ਭਾਗਨਿ। 

ਸੁਨਿ ਬਰ ਹਰਖ ਸੋਕ ਯੁਤ ਗਈ। 


ਉਰਿ ਧਰਿ ਗੁਰੁ ਮੁਰਤਿ ਧਰ ਪਈ' ॥੬੩॥ 


ਹੋਤ ਪੀਰ ਕੁਛ, ਔਰਨ ਕਹੈ। 


ਗੁਰੁ ਸੰਗ ਚਲਨ ਮੋਦ ਯੂਤ' ਚਹੈ ॥੬੪॥ 
ਦੋਹਰਾ: 

ਆਯੋ ਪੁਨ ਗੁਰ ਤੀਰ'। 

ਬੈਠੈਂ ਪਿਖੈਂ ਨਾ ਪਰ ਸਕੈ, 
ਫਲਕੇ' ਪਰੇ ਸਰੀਰ ॥ ੬੫ ॥ 

ਚੌਪਈ: 

ਕਹਯੋ ਨੀਂਦ ਜਿਮ ਤੁਮੈ ਨ ਆਈ। 

ਪੀੜਾ ਕਰਿ ਨਿਸ ਆਜ ਇਥਾਈ। 

ਤਯੋਂ ਮੁਝ ਕੋ ਗੁਜ਼ਰੇ ਤ੍ਰੈ ਸਾਲਾ। 

ਨਹਿ ਨਿੰਦਾ, ਰਹਿ ਚਿੰਤ ਕਰਾਲਾ' ॥ ੬੬॥ 
ਘੁਰ ਮੈਂ ਬੈਠੀ ਸੁਤਾ ਕੁਮਾਰੀ। 

ਲੋਕ ਕਹਿਤ ਕੁਛ ਕਜ' ਹੋ ਭਾਰੀ। 

ਯਾਂ ਤੇ ਨਾਤਾ ਲੇਤ ਨ ਕੋਈ। 

ਤਜੀ ਜੁ ਤੁਮ ਕਿਤ ਮਿਲਤ ਨ ਢੋਈ ॥੬੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਤੋਂ ਮਾਨੋ ਨਾਤਾ ਵਾਂ ਕਾ। 

ਨਹੀ ਤੋ ਹਤ ਹੈਂ ਦੈ ਦੁਖ ਬਾਂਕਾ। 

ਗੁਰੂ ਕਹਜੋ ਤੂੰ ਕਜਾ ਕਰਿ ਸਕ ਹੈਂ। 

ਮੂੰਡ' ਕਲੌਕ ਤੋਰ ਹਰਿ ਰਖ ਹੈਂ ॥੬੮॥ 
ਭਾਵੀ' ਪਰਾਰਬਧ? ਜਸ ਹੂੰ ਹੈ। 

ਸੁਖ ਦੁਖ ਤੈਸ ਸਬੀ ਜਨ ਪੈ ਹੈਂ। 

ਭੋਗਤ ਚਿੱਤ ਥਿਰਰਖਿ ਨਰ ਗਯਾਨੀ। 
ਬਿਹਬਲ' ਹੋ ਭੋਗਤ ਅਗਯਾਨੀ ॥੬੯॥ 
ਚੰਦੂ ਕਹਿ ਨਹਿ ਗਯਾਨ ਸੁਨਾਵੋ। 

ਮਾਨੋ ਨਾਤਾ ਕੈ ਦੁਖ ਪਾਵੋ। 

ਗੁਰੂ ਕਹਜੋ ਤੂੰ ਕਰਿ ਮਨ ਭਾਵਤ। 

ਹਮ ਨਿਜ ਬਾਨੀ ਨਹਿ ਬਦਲਾਵਤ ॥ ੭੦॥ 
ਜੈਸ ਗਧੇ ਕਉ ਮਿਸ਼ਰੀ ਜ਼ਹਿਰ। 

ਨੀਕ ਉਪਦੇਸ਼ ਬੁਰੋ ਤਸ ਕਹਰ'। 

ਮਲ ਕਾ ਕੀਟ' ਖੁਸ਼ੀ ਮਲ ਮਾਂਹੀ। 

ਦੂਧ ਛੋੜਿ ਚੀਚੜ ਰਤ ਖਾਂਹੀ ॥ ੭੧॥ 
ਤਯੋਂ ਵਹਿ ਦੁਸ਼ਟ ਪੁਸ਼ਟ ਰਿਸ ਕੈ ਕੈ'। 
ਬਾਲੂ ਰੇਤ' ਤਪਾਇ ਧਰੈ ਕੈ”। 

ਗੁਰੁ ਉਪਰ ਕਰਛੇ ਭਰਵੈ ਕੈ। 

ਲਗਯੋ ਡਰਾਵਨ' ਸਿਲ ਦਿਲ? ਹੈ ਕੈ । ੭੨॥ 
ਕਰੈ ਜਲਾਦ ਕਸਾਈ ਮਾਤੈ'। 

ਚੰਦੂ ਚੰਡਾਲ ਕਰਾਲ' ਬਖਯਾਤੇ। 

ਪਿਖਿ ਪਿਖਿ ਸਿਖ ਲੁਹਰੀਆਂ ਲੇਵੈਂ। 

ਗੁਰ ਨ ਸ਼ਕਤਿ ਦਿਖਾਵਨ ਦੇਵੈਂ ॥ ੭੨ ॥ 
ਗੋਰਖ ਆਦਿ ਸਿੱਧ ਚਲਿ ਆਏ। 

ਦੇਵੀ ਦੇਵ ਪੀਰ ਸਮੁਦਾਏ। 

ਗੁਪਤ ਆਇ ਗੁਰ ਕੋ ਦਰਸਾਂਹੀ। 

ਆਗਜਯਾ ਬਿਨ ਕਛੁ ਕਰਿ ਨ ਸਕਾਂਹੀਂ' ॥ ੭੪॥ 
ਕਹੈਂ ਪਰਸਪਰ' ਉਸਤਤਿ ਗੁਰੁ ਕੀ। 
ਜਰਨਾ ਜਰੀ ਅਜਰ' ਇਨਿ ਧੁਰ ਕੀ। 


'ਸਿਰ ਤੇ। 
'ਹੋਣਹਾਰ। “ਦੇਹ ਦੇ ਅਰੰਭ ਕਰਨ ਵਾਲਾ ਕਰਮ। 


'ਵਿਆਕੁਲ, ਦੁਖੀ। 


'ਤਿਵੇਂ ਚੰਗਾ ਉਪਦੇਸ਼ ਬੁਰੇ ਬੰਦੇ ਨੂੰ ਦੁੱਖ ਦੇਂਦਾ ਹੈ। 
'ਵਿਸ਼ਟਾ ਦਾ ਕੀੜਾ। 


ਬਹੁਤਾ ਗੁੱਸਾ ਕਰਕੇ। 
'ਮੋਟਾਰੇਤਾ। (ਭੱਠੀ ਉੱਤੇ ) ਰਖਾ ਕੇ। 


'ਪੁਆਉਣ। “ਪੱਥਰ ਦਿਲ। 
'ਮਾਤ ਪਾ ਦਿੱਤੇ। 
।ਭਿਆਨਕ। 


'ਲੂਹਰੀਆਂ, ਕਚੀਚੀਆਂ। 
।ਆਪਸ ਵਿੱਚੀਂ। 


505 


'(ਅਜਰ) ਜਿਸ ਨੂੰ ਨਾ ਸਹਾਰਿਆ ਜਾਵੇ ਉਸ ਨੂੰ (ਜਰਨਾ) 





506 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਹਾਰਨ ਦੀ (ਸ਼ਕਤੀ ਨੂੰ) (ਜਰੀ) ਸਹਾਰਿਆ ਭਾਵ 
ਗੁਪਤਰਖਿਆ। 

ਇਤਨੀ ਸ਼ਕਤਿ ਰਾਖ ਨ ਦਿਖਾਈ। 

ਧੀਰਜ ਤਾਂ ਕੀ ਅਵਧਿ ਲਗਾਈ' ॥ ੭੫॥ 'ਹੱਦ ਲਾ ਦਿੱਤੀ ਭਾਵ ਧੀਰਜ ਦੀ ਹੱਦ ਕਰ ਦਿੱਤੀ। 

ਬੁੱਹਮ ਗਸਾਨੀ ਇਨ ਸਮ ਕੋਊ। 

ਭਯੋ ਨ ਹੈ ਨ ਅਗਾਰੀ ਹੋਊ। 

ਤਪਤ ਰੇਤ ਗੁਰ ਪਰ ਵਹਿ ਡਾਰੈਂ। 

ਹਾਇ ਨ ਤੋਬਾ ਗੁਰੂ ਉਚਾਰੈਂ ॥ ੭੬॥ 

ਡਾਰਨ ਵਾਰਨ ਕੇ ਕਰ ਕਾਂਪੈਂ। 

ਗਿਰ ਸੁਮੇਰ ਸਮ ਗੁਰੁ ਤਿਨ ਜਾਪੈਂ। 

ਥਿਰੇ ਅਡੋਲ ਲੋਲ' ਨਹਿ ਅੰਗਾ। 'ਚੰਚਲ। 

ਮਾਤ ਦਧੀਚ' ਕਰਯੋ ਸਰਬੰਗਾ? ॥ ੭੭॥ '਼ਾਂਤੀ ਦੇ ਗੂਭ ਤੋਂ ਅਥਰਵਾ ਦਾ ਪੁੱਤਰ ਇਕ ਵੈਦਿਕ ਰਿਸ਼ੀ। 


“ਸਾਰਿਆਂ ਪੱਖਾਂ ਤੋਂ। 
ਜਨਕ ਬਿਦੇਹੀ ਗਨਤੀ ਕੇਹੀ। 
ਭਈ ਨ ਤਿਹ ਗਤਿ' ਏਹੀ ਜੇਹੀ। ਹਾਲਤ, ਦਸ਼ਾ। 
ਪੁਨਾ ਦੁਸ਼ਟ ਨੇ ਲੋਹ ਤਪਾਈ। 
ਤਾਂ ਪਰ ਗੁਰੁ ਕੌ ਦਯੋ ਬਿਠਾਈ ॥ ੭੮॥ 
ਚਰਨ ਤਲੀ ਕਾ ਜਰਹੀ ਮਾਸਾ। 
ਗੁਰੂ ਅਡੋਲ ਬਿਰੇ ਅਨੱਜਾਸਾ'। 
ਸਾਖੀ ਹੂ ਗੁਰ ਤਨ ਤੇ ਨਯਾਰੇ। 
ਪੇਖੈਂ ਪਰਾਰਬਧ ਕੇ ਕਾਰੇ' ॥ ੭੯॥ 
ਦੋਹਰਾ: 
ਮੀਆਂ ਮੀਰ ਬਡ ਪੀਰ ਤਬਿ, 
ਯੌ ਕਹਿ ਪਠਯੋ ਪਿਗਾਮ'। 'ਸੁਨੇਹਾ। 
ਬਹੁਤ ਜਰੀ ਜ਼ਰਨਾ ਅਜਰ 
ਕਰੀ ਅੱਤਿ' ਇਨ ਖਾਮ2 ॥੮੦॥ 'ਜ਼ਿਆਦਤੀ। “ਇਸ ਕੱਚੇ ਭਾਵ ਖੋਟੇ (ਚੰਦੂ) ਨੇ। 
ਆਗਜਾ ਦੇਹੁ ਅਬਿ ਹੀ ਕਰੋਂ, 
ਗਰਕ ਦੁਸ਼ਟ ਕਾ ਧਾਮ। 
ਕੈ ਦੁਖ ਦੈ ਪਰਵਾਰ ਸਹਿ, 
ਮਾਰੋਂ ਕਰਿ ਹਾਰਾਮ' ॥੮੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 507 


ਕਰਾਮਾਤ ਕੇ ਸਿੰਧੁ' ਤੁਮ, 

ਕਯੋਂ ਨ ਦੇਤ ਇਕ ਬਿੰਦ'। 

ਇਹੁ ਚੰਦੂ ਕਜਾ ਮੰਦ ॥੮੨॥ 

ਯਹਿ ਸੁਨਿ ਪੁਨ ਗੁਰ ਕਹਿ ਪਠਜੋ, 

ਹਮ ਕੋ ਦੂਖ ਨ ਰੰਚ'। ਥੋੜ੍ਹਾ ਜਿਹਾ ਵੀ। 

ਆਤਮ ਸਦਾ ਅਸੰਗ' ਹੈ, ਨਿਰਲੇਪ। 

ਤਨ ਮਿਥਯਾ ਪਰਪੰਚ' ॥੮੨॥ 'ਸਰੀਰ ਤੇ ਸੰਸਾਰ ਝੂਠਾ ਹੈ। 

ਸਤਿ ਚਿਤ ਆਨੰਦ ਆਤਮਾ, 

ਬ੍ਰਹਮਰੂਪ ਮਮ ਆਹਿ। 

ਦੁਖ ਸੁਖ ਤਨ ਕੋ ਧਰਮ ਹੈ, 

ਮਨ ਬੁਧੀ ਲੌ ਚਾਹਿ' ॥੮੪॥ 'ਇੱਛਾ ਮਨ ਤੇ ਬੁੱਧੀ ਤੱਕ (ਰਹਿੰਦੀ ਹੈ)। 

ਹਮ ਅਸੰਗ ਸਬਿ ਤੈ ਪਰੇ, 

ਹੈਂ ਅਕਾਸ਼ ਵਤ ਜਾਨ। 

ਤੀਨ ਦੇਹ' ਤ੍ਰੈ ਜੀਵ ਕੇ, 'ਤਿੰਨ ਦੇਹਾਂ (ਸਥੂਲ ਸੂਖਮ ਤੇ ਕਾਰਨ)। “ਤਿੰਨ ਜੀਵ 
(ਵੈਸਵਾਨਰ, ਤੈਜਸ ਤੇ ਪੁੱਗ)। 

ਸਾਖੀ ਬਪੁ ਭਗਵਾਨ' ॥ ੮੫॥ ਵਾਹਿਗੁਰੂ ਸਾਖੀ ਰੂਪ ਹੈ। 

ਬੁਹਮ ਗਯਾਨੀ ਦੇਹ ਕੇ, 

ਸੁਖ ਦੁਖ ਤੇ ਨਿਰਲੇਪ। 

ਜੈਸੇ ਜਲ ਮਹਿ ਕਮਲ ਰਹਿ, 

ਨਹਿਂ ਮਨ ਮਨਤ ਬਿਛੇਪ' ॥। ੮੬॥ 

ਕਰਾਮਾਤ ਕੀ ਬਾਤ ਕੋ, 

ਪੇਖਹੁ ਨੈਨ ਉਘਾਰ'। 

ਜਿਤਕ ਗੁਪਤ ਸੁਰ ਅਸੁਰ ਜੱਛ, 

ਹਾਜ਼ਰ ਚਹਿਤ ਅਸ਼ਾਰ' ॥੮੭॥ 

ਪਰ ਗੁਰੁ ਨਾਨਕ ਜੋ ਕਹਯੋ, 

ਸਾਤ ਸੀਸ ਨਿਜ ਲਾਇ। 

ਦੀਨੀ ਬਦਲੇ ਭੰਗ ਕੇ”, ਭੰਗ ਦੇ ਬਦਲੇ ਸੱਤ ਸੀਸ ਦੇਣ ਬਾਰੇ ਦੇਖੋ ਪੰਨਾ ੫੫੨ ਤੇ " 
ਨਿਸ਼ਾਨ ਦੀ ਪੈਰ ਟੂਕ। 

ਸਿਰ ਦੈ ਲੈਂਹ ਫਿਰਾਇ' ॥੮੮॥ 'ਮੋੜ ਲਵਾਂਗੇ। 





508 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹੈ ਬਚਨ ਹਮ ਪਾਲ ਹੈਂ, 
ਪਾਛੈ ਪਾਲੈਂ ਔਰ'। 


ਕਰਾਮਾਤ ਦਿਖਰਾਵਨੀ, 

ਅਹੇ ਕਹਿਰ ਅਤਿ ਗੌਰ' ॥੮੯॥ 
ਪੀਰ ਪਿਗੰਬਰ ਔਲੀਏ', 

ਭਏ ਅਨਿਕ ਅਵਤਾਰ। 

ਤਨ ਕਿਸਹੂੰ ਕੇ ਨਹਿਂ ਰਹੇ, 
ਜ਼ਾਹਰ ਮੱਧ ਸੰਸਾਰ ॥ ੯੦॥ 
ਅੰਤ ਸਮੇਂ ਕਾਇਮ ਰਹੇ, 

ਭਾਵੀ ਮਾਨੈ ਸੀਸ। 

ਬ੍ਰਹਮ ਗਯਾਨੀ ਬ੍ਰਹਮ ਵਹਿ, 
ਕਹਿ ਸੂਤਿ' ਸੰਤ ਮੁਨੀਸ ॥ ੯੧॥ 
ਇਤਯਾਦਕ ਬਿਗਯਾਨ ਮਯ', 
ਸੁਨਿ ਸਤਿਗੁਰ ਕੇ ਬੈਨ। 

ਮੀਆਂ ਮੀਰ ਕੁਰਬਾਨ ਭੌ', 

ਜਾਨੇ ਗੁਰ ਹਰਿ ਐਨ' ॥੯੨॥ 
ਸਹੇ ਕਲੇਸ਼ ਬਿਸ਼ੇਸ਼' ਗੁਰੁ, 

ਨੱਕ ਨ ਬਟਯੋ ਰੰਚ। 

ਆਖਰ ਉਸ ਬਦਕਾਰ ਨੈ' 
ਕਰਯੋ ਐਸ ਪਰਪੰਚ! ॥ ੯੩॥ 
ਤਾਜੀ ਮੁਰਦਹਿ ਗਾਂਇ ਕੀ, 

ਖੱਲ ਮੰਗਾਇ ਚਮਾਰਿ'। 

ਜਬਿ ਵਹਿ ਦੁਸ਼ਟ ਚੰਡਾਰ ॥੯੪॥ 
ਹਿੰਦੁ ਧਰਮ ਹਿਤ ਰਾਖਬੇ, 

ਤਬਿ ਗੁਰ ਕਰਿ ਬੀਚਾਰ। 

ਕਹਸੋ ਨਹਾ ਇ ਦਰਯਾਇ ਹਮ, 
ਮਾਨੈਂ ਕਹਾ ਤੁਮਾਰ" ॥੯੫॥ 


ਹੋਰ ਭਾਵ ਗੁਰੂ ਤੇਗ਼ ਬਹਾਦਰ, ਮਾਤਾ ਗੂਜਰੀ ਜੀ ਅਤੇ ਚਾਰੇ 
ਸਾਹਿਬਜ਼ਾਦੇ। 


'ਬਹੁਤ ਵੱਡਾ ਜ਼ੁਲਮ ਹੈ। 
'ਕਰਾਮਾਤੀ। 


'ਖੋਟੀ ਕਾਰ ਕਰਨ ਵਾਲੇ (ਚੰਦੂ) ਨੇ। 
'ਛ਼ਲ। 


'ਚਮਿਆਰ (ਪਾਸੋਂ)। 


“ਸਤਿਗੁਰਾਂ ਦਾ ਇਹ ਕਹਿਣਾ ਕਿ ਅਸੀਂ ਇਸ਼ਨਾਨ ਕਰਕੇ 
ਤੇਰਾ ਕਿਹਾ ਮੰਨ ਲਵਾਂਗੇ, ਸਤਿਗੁਰਾਂ ਦੇ ਸੁਭਾਵ ਤੇ ਆਦਰਸ਼ ਦੇ 
ਬਿਲਕੁਲ ਉਲਟ ਹੈ। ਹਜ਼ੂਰ ਦੇ ਆਪਣੇ ਬਚਨ ਹਨ: ਬਚਨ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 509 


ਪਹਿਰਾ ਦੈ ਨਿਜ ਸੰਗਿ। 

ਰਾਵੀ ਤਟ' ਗੁਰੁ ਕੋ ਪਠਯੋ, 

ਤਹਿ ਗੁਰੁ ਜਾਇ ਨਿਸੰਗ ॥੯੬॥ 
ਕਰਿ ਸ਼ਨਾਨ ਜਪੁ ਜਪਿ' ਭਲੇ, 
ਤ੍ਰਿਣ ਜਯੋਂ ਤਨ ਤਹਿੰ ਛੋਰਿ। 
ਜੋਤੀ ਜੋਤ ਸਮਾ ਗਏ, 

ਯੌ ਕਹਿ ਸਿਖਨ ਬਹੋਰ ॥੯੭॥ 
ਆਗ ਦਾਗ” ਨਹਿ ਦੀਜੀਓ 


ਕੀਜੋ ਜਲ ਪਰਵਾਹਿ। 
ਜੋ ਸਿਖ ਮੁਹਿ ਦਰਸਯੋ ਚਹੈ, 
ਪਿਖੇ ਦਰਯਾਇ ਸੁ ਚਾਹਿ ॥੯੮॥ 


ਭਵੈ ਰੂਪ ਸੋ ਈਸ" ॥੯੯॥ 


ਸੋਲਾਂ ਸੈ ਤ੍ਰੇਹਟ, ਸੁਦੀ 


ਕਰੇ ਤੈ ਖਿਸਕਿ ਜਾਇ ਬੋਲੇ ਸਭਿ ਕਚਾ ॥ (ਵਾਰ ਮਾਰੂ 
ਮਹਲਾ ੫. ਪੰ: ੧੦੯੯) 


'ਕਿਨਾਰੇ। 


"ਮਹਿਮਾ ਪੁਕਾਸ਼ (ਕਾਵਿ) ਵਿੱਚ ਐਉਂ' ਲਿਖਿਆ ਹੈ- ਮਿਲ 
ਸੰਗਤ ਬੇਬਾਨ ਬਣਾਇਆ। ਅਖੰਡ ਭਜਨ ਸਤਿਗੁਰ ਗੁਨ 
ਗਾਇਆ। ਇਸ਼ਨਾਨੁ ਕਰਾਇ ਨਿਰਮਲ ਤਨ ਦਿਆਲ। 
ਪਹਿਰਾਏ ਬਸਤ੍ਰ ਪਾਵਨ ਤਿਹ ਕਾਲ। ਐਰਾਵਤੀ ਨਦੀ ਪਰ 
ਲਿਆਏ। ਚੰਦਨ ਚਿਤਾ ਪਰ ਆਨ ਰਖਾਏ। ਪਾਵਨ ਦੇਹ ਕਰਾ 
ਸਸਕਾਰ। ਤੀਨ ਲੋਕ ਭਇਆ ਜੈ ਜੈਕਾਰ। ਮਹਿਮਾ ਪ੍ਰਕਾਸ਼ 
ਵਾਰਤਕ ਵਿੱਚ ਵੀ ਐਉਂ ਆਇਆ ਹੈ- ਅਰ ਪਰਮ ਪਵਿੱਤਰ 
ਸ਼ਰੀਰ ਕੋ ਲੇਕਰ ਸਸਕਾਰ ਕੀਆ। ਗੁਰ ਪ੍ਰਤਾਪ ਸੂਰਜ ਵਿੱਚ 
ਵੀ ਦੋ ਥਾਵੇਂ ਭਾਈ ਸੰਤੋਖ ਸਿੰਘ ਜੀ ਹਜ਼ੂਰ ਦੇ ਸਰੀਰ ਦਾ 
ਸਸਕਾਰ ਕਰਨਾ ਲਿਖਦੇ ਹਨ- 'ਚੰਦਨ ਚਿਖਾ ਜਲਾਇ 
ਸ਼ਰੀਰ'। ਦੇਖੋ ਰਾਸ ੪, ਅੰਸੂ ੬੪, ਅੰਕ ੩੯। ਹੋਰ 'ਕਰਿ 
ਸਸਕਾਰ ਭਲੀ ਬਿਧਿ ਨਾਲੇ'। ਦੇਖੋ ਰਾਸ ੪, ਅੰ: ੧੦, ਅੰ: 
੪੧। 


"ਇਹ ਕਵੀ ਜੀ ਦਾ ਆਪਣਾ ਹੀ ਖਿਆਲ ਸਮਝਣਾ ਚਾਹੀਦਾ 
ਹੈ। ਸਤਿਗੁਰੂ ਜੀ ਦੀ ਬਾਣੀ ਵਿੱਚੋਂ ਕਿਤੇ ਵੀ ਆਪਣੀ ਦੇਹ ਦੇ 
ਧਿਆਨ ਧਾਰਨ ਦਾ ਉਪਦੇਸ਼ ਨਹੀਂ ਮਿਲਦਾ। 





510 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇਠ ਚਤੁਰਥੀ ਖੂਪ। 

ਮਿਲੇ ਜੋਤ ਮੈ ਜੋਤ ਗੁਰ, 

ਤਨ ਕੀਨੋ ਜਲ ਰੂਪ ॥ ੧੦੦॥ 

ਚਰਿਤ ਏਹੁ ਸੁਨਿ ਝੁਰਤ ਭੌ, 

ਚੰਦੂ ਮਨਿ ਮੁਰਝਾਇ। 

ਤਿਸੀ ਸਮੇ ਮਰ ਨੁਖਾ' ਤਿਹ, 

ਗਈ ਕਲੌਕ ਚਢਾਇ ॥੧੦੧॥ 

ਗੁਰੂ ਗਮਨ ਪਰਲੋਕ ਸੁਨਿ, 

ਪਰਜਯੋ ਰੌਰ ਲਾਹੌਰ। 

ਗਾਰੀਂ ਦੇਵੈਂ ਦੁਸ਼ਟ ਕੋ, 

ਨਰ ਨਾਰੀ ਮਿਲਿ ਗੋਰ' ॥੧੦੨॥ 

ਧਰਮ ਸਾਲ ਸਿਖ ਗਨ ਜੁਰੇ, 

ਕਰੁਣਾ! ਕੀਰਤਨ ਕੀਨ। 

ਲੌਕਕ ਬੈਦਕ ਰੀਤਿ' ਸਬਿ, 

ਕੀਨੀ ਸਿਖਨ ਪੁਬੀਨ ॥। ੧੦੩॥ 

ਚਮ ਚਮਾਰ ਸਿਰ ਡਾਰ ਗੁਰੁ, 

ਧਰਮ ਧਰਾ ਸਮ' ਧਾਰਿ। 'ਧਰਤੀ ਵਾਂਗ। 

ਸਿੱਖਨ ਹੇਤ ਜਹਾਜ ਜਗ, 

ਪੰਚਮ ਬੇਦ ਸੁਧਾਰ' ॥ ੧੦੪॥ 'ਪੰਜਵਾਂ ਵੇਦ (ਸਹੀ ਗੁਰੂ ਗ੍ਰੰਥ ਸਾਹਿਬ) ਬਣਾਇਆ। 

ਪੰਚਮ ਗੁਰੁ ਬਹੁ ਚਰਿਤ ਕਰਿ 

ਮਿਲੇ ਜੋਤਿ ਮੈ ਜੋਤਿ। 

ਅਵਸਰ ਪਾਇ ਅਧਯਾਇ ਇਹੁ, 

ਭਯੋ ਇਹਾਂ ਥਿਰ ਹੋਤ" ॥੧੦੫॥ 

“ਗਿਆਨੀ ਗਿਆਨ ਸਿੰਘ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਪ੍ਰਸੰਗ ਹੂਬਹੂ ਗੁਰ ਪ੍ਰਤਾਪ ਸੂਰਜ ਤੋਂ 
ਲਿਆ ਹੈ। ਕਵਿਤਾ ਦਾ ਰੰਗ ਆਪਣਾ ਹੈ ਤੇ ਪ੍ਰਸੰਗ ਸੰਖੇਪ ਹੈ। ਗੁਰ ਪ੍ਰਤਾਪ ਸੂਰਜ ਦੀ ਲਿਖਤ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਜੋ 
ਇਹ ਲਿਖਿਆ ਹੈ ਕਿ ਜਹਾਂਗੀਰ ਦਾ ਦਿਲ ਗੁਰਾਂ ਨਾਲ ਚੰਗਾ ਸੀ, ਇਹ ਠੀਕ ਨਹੀਂ ਹੈ। ਪਤਾ ਨਹੀਂ ਭਾਈ ਸੰਤੋਖ ਸਿੰਘ ਨੇ ਇਹ 
ਖਬਰ ਕਿਸੇ ਮੁਸਲਮਾਨ ਪੱਖੀ ਤੋਂ ਸੁਣੀ ਹੈ ਜਾਂ ਜਹਾਂਗੀਰ ਵੱਲੋਂ ਚੰਦੂ ਨੂੰ ਗੁਰਾਂ ਦੇ ਹਵਾਲੇ ਕਰ ਦੇਣ ਵਾਲੇ ਪ੍ਰਸੰਗ ਤੋਂ ਪ੍ਰਭਾਵਤ ਹੋ ਕੇ 
ਉਸ ਨੂੰ ਨਿਰਦੋਸ਼ ਮੰਨ ਕੇ ਸ਼ਰਧਾਲੂ ਵੀ ਮੰਨ ਲਿਆ ਹੈ ਪਰ ਜਹਾਂਗੀਰ ਦੀ ਆਪਣੀ ਲਿਖੀ 'ਤੋਜ਼ਕ ਜਹਾਂਗੀਰੀ' ਦੀ ਲਿਖਤ 'ਚੋਂ 
ਉਸ ਦਾ ਤਅੱਸਬ, ਜ਼ਾਲਮਾਨਾ ਸੁਭਾਵ ਸਾਫ਼ ਸਾਫ਼ ਨਜ਼ਰੀਂ ਪੈਂਦਾ ਹੈ, ਜਿਸ ਵਿੱਚ ਉਹ ਸਤਿਗੁਰਾਂ ਲਈ ਬੜੇ ਬੇਅਦਬੀ ਭਰੇ ਸ਼ਬਦ 
ਵਰਤਦਾ ਹੈ ਅਤੇ ਕਤਲ ਕਰ ਦੇਣ ਤੱਕ ਦਾ ਵਹਿਸ਼ੀਆਨਾ ਹੁਕਮ ਜਾਰੀ ਕਰਦਾ ਹੈ। ਪਾਤਸ਼ਾਹ ਦੀ ਆਪਣੀ ਉਸ ਫ਼ਾਰਸੀ ਲਿਖਤ 


ਦਾ ਪੰਜਾਬੀ ਅਨੁਵਾਦ ਅੱਗੇ ਦਰਜ ਕਰਦੇ ਹਾਂ: "ਗੋਇੰਦਵਾਲ ਵਿੱਚ ਜੋ ਕਿ ਦਰਯਾਇ ਬਿਆਸ ਦੇ ਕੰਢੇ 'ਤੇ ਹੈ (ਗੁਰੂ) ਅਰਜਨ 
ਨਾਮੀ ਇਕ ਹਿੰਦੂ ਪੀਰੀ ਤੇ ਸ਼ੈਖੀ ਦੇ ਭੇਸ ਵਿੱਚ ਰਹਿੰਦਾ ਸੀ। ਚੁਨਾਂਚਿ ਸਿੱਧੇ ਸਾਦੇ ਹਿੰਦੂਆਂ ਵਿੱਚ ਬਹੁਤ ਸਾਰੇ ਬਲਕਿ ਮੂਰਖ ਤੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 511 


ਬਿਅਕਲ ਮੁਸਲਮਾਨਾਂ ਨੂੰ ਭੀ ਆਪਣੀ ਰਹਿਤ ਬਹਿਤ ਦਾ ਧਾਰਨੀ ਬਣਾ ਕੇ ਆਪਣੀ ਪੀਰੀ ਤੇ ਗੁਰੂ ਪੁਣੇ ਦਾ ਢੋਲ ਬੜੇ ਜ਼ੋਰ ਸ਼ੋਰ 
ਨਾਲ ਵਜਾਇਆ ਹੋਇਆ ਸੀ। ਉਸ ਨੂੰ ਗੁਰੂ ਕਹਿੰਦੇ ਸਨ। ਸਭਨਾਂ ਪਾਸਿਆਂ ਤੋਂ ਝੂਠ ਦੇ ਪੁਜਾਰੀਆਂ ਦੇ ਟੋਲਿਆਂ ਦੇ ਟੋਲੇ ਉਸ 
ਵੱਲ ਆਉਂਦੇ ਤੇ ਉਸ ਪਰ ਪੂਰਾ ਭਰੋਸਾ ਪ੍ਰਗਟ ਕਰਦੇ ਸਨ। ਤਿੰਨ ਚਾਰ ਪੁਸ਼ਤਾਂ ਤੋਂ ਉਨ੍ਹਾਂ ਨੇ ਇਸ ਦੁਕਾਨ ਨੂੰ ਗਰਮ ਕਰ 
ਰਖਿਆ ਸੀ। ਕਿਤਨੇ ਚਿਰ ਤੋਂ ਮੇਰੇ ਦਿਲ ਵਿੱਚ ਇਹ ਆਉਂਦੀ ਸੀ ਕਿ ਇਸ ਝੂਠੀ ਦੁਕਾਨ ਨੂੰ ਦੂਰ ਕਰ ਦਿਆਂ ਜਾਂ ਉਸ (ਗੁਰੂ 
ਅਰਜਨ ਸਾਹਿਬ) ਨੂੰ ਦੀਨ ਇਸਲਾਮ ਦੀ ਜਮਾਤ ਵਿੱਚ ਲੈ ਆਵਾਂ'। ਉਪ੍ਰੋਕਤ ਲਿਖਤ ਤੋਂ ਸਾਬਤ ਹੈ ਕਿ ਪਾਤਸ਼ਾਹ ਦੇ ਮਨ ਵਿੱਚ 
ਤਅੱਸਬ ਤੇ ਵੈਰ ਪਹਿਲੋਂ ਤੋਂ ਹੀ ਸੀ। 'ਦੂਰ ਕਰ ਦਿਆਂ' ਜਾਂ 'ਇਸਲਾਮ ਵਿੱਚ ਲੈ ਆਵਾਂ' ਉਸ ਦੇ ਦਿਲ ਵਿੱਚ ਪਹਿਲਾਂ ਤੋਂ ਹੀ ਭਰੀ 
ਹੋਈ ਸੀ। ਉਸ ਨੂੰ ਬਹੁਤ ਦੁੱਖ ਮੁਸਲਮਾਨਾਂ ਦੇ ਸਿਖ ਬਣਨ ਦਾ ਸੀ। ਤੇ ਉਪ੍ਰੋਕਤ ਖਿਆਲ ਵੀ ਉਸ ਦੇ ਸੁਣੇ ਸੁਣਾਏ ਜਾਂ ਚੁਗ਼ਲ 
ਖ਼ੋਰਾਂ ਦੇ ਪ੍ਰਚਾਰੇ ਹੋਏ ਸਨ। ਇਨ੍ਹਾਂ ਵਿੱਚ ਸਚਾਈ ਰਤੀ ਮਾਤ੍ਹ ਵੀ ਨਹੀਂ ਸੀ। ਕਿਉਂਕਿ ਇਨ੍ਹਾਂ ਬਾਰੇ ਪਾਤਸ਼ਾਹ ਨੇ ਆਪ ਖੋਜ 
ਪੜਤਾਲ ਕਰਨ ਦੀ ਖੇਚਲ ਉੱਕਾ ਹੀ ਨਹੀਂ ਕੀਤੀ। ਫਿਰ ਪਾਤਸ਼ਾਹ ਲਿਖਦਾ ਹੈ: 'ਕਿ ਇਨ੍ਹਾਂ ਹੀ ਦਿਨਾਂ ਵਿੱਚ ਖ਼ੁਸਰੋ ਉਸ ਰਸਤੇ 
ਲੈਘਿਆ। ਇਸ ਪੁਰਸ਼ (ਭਾਵ ਗੁਰੂ ਜੀ) ਨੇ ਇਰਾਦਾ ਕੀਤਾ ਕਿ ਉਸ (ਖ਼ੁਸਰੋ) ਨੂੰ ਮਿਲੇ। ਉਸ ਪੜਾਅ ਉੱਤੇ ਜਿੱਥੇ ਕਿ ਉਸ ਦੀ 
ਜਗ੍ਹਾ ਤੇ ਟਿਕਾਣਾ ਸੀ, ਖ਼ੁਸਰੋ ਦਾ ਡੇਰਾ ਹੋਇਆ ਦੇਖ ਕੇ ਉਸ ਨੂੰ ਮਿਲਿਆ, ਕਈ ਗੱਲਾਂ ਕੀਤੀਆਂ ਤੇ ਉਸ ਦੇ ਮੱਥੇ ਪਰ ਆਪਣੀ 
ਉੱਗਲ ਨਾਲ ਕੇਸਰ ਦਾ ਟਿੱਕਾ ਲਾਇਆ, ਜਿਸ ਨੂੰ ਕਿ ਹਿੰਦੂ ਤਿਲਕ ਆਖਦੇ ਤੇ ਸ਼ਗਨ ਸਮਝਦੇ ਹਨ। ਜਦ ਇਹ ਖ਼ਬਰ ਮੇਰੇ 
ਕੰਨਾਂ ਵਿੱਚ ਪਹੁੰਚੀ ਮੈਂ ਉਸ ਦੇ ਝੂਠ ਨੂੰ ਚੰਗੀ ਤਰ੍ਹਾਂ ਜਾਣਦਾ ਸਾਂ ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕਰਨ, ਉਸ ਦੇ ਘਰ ਬਾਰ ਤੇ 
ਪੁੱਤਰਾਂ ਨੂੰ ਮੁਰਤਜ਼ਾ ਖ਼ਾਂ ਨੂੰ ਬਖ਼ਸ਼ ਦਿੱਤੇ ਤੇ ਉਸ ਦੇ ਮਾਲ ਜਾਇਦਾਦ ਨੂੰ ਜ਼ਬਤ ਕਰ ਕੇ ਮੈਂ ਹੁਕਮ ਕੀਤਾ ਕਿ ਉਸ ਨੂੰ ਕਤਲ ਦੀ 
ਕਰੜੀ ਸਜ਼ਾ ਦਿੱਤੀ ਜਾਵੇ। ' ਇਸ ਲਿਖਤ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਪਾਤਸ਼ਾਹ ਨੇ ਸ਼ਿਕਾਯਤ ਸੁਣ ਕੇ ਪੜਤਾਲ ਕੋਈ 
ਨਹੀ ਕੀਤੀ ਤੇ ਬਿਨਾਂ ਸੋਚੇ ਸਮਝੇ, ਕਮੀਨੇ ਤਅੱਸਬੀ ਜੋਸ਼ ਵਿੱਚ ਆ ਕੇ ਭਾਰੀ ਅਤਿਆਜ਼ਾਰ ਦਾ ਹੁਕਮ ਦੇ ਦਿੱਤਾ, ਜੋ ਜਹਾਂਗੀਰ 
ਬਾਦਸ਼ਾਹ ਦੇ ਜ਼ੁਲਮ, ਅਨਯਾਯ, ਧੱਕੇ, ਤਅੱਸਬ ਤੇ ਵਹਿਸ਼ੀਆਨਾ ਪਨ ਦੀ ਮੂੰਹ ਬੋਲਦੀ ਤਸਵੀਰ ਹੈ। ਹੁਣ ਲਓ ਖ਼ੁਸਰੋ ਦੀ 
ਸਤਿਗੁਰਾਂ ਨੂੰ ਮਿਲਣ ਦੀ ਗੱਲ। ਮਹਿਮਾ ਪੁਕਾਸ਼ (ਕਾਵਿ) ਵਿੱਚ ਸਤਿਗੁਰਾਂ ਵੱਲੋਂ ਸ਼ਹਿਜ਼ਾਦੇ ਖ਼ੁਸਰੋ ਨੂੰ ਕੇਵਲ ਰੋਟੀ ਦੇਣੀ ਹੀ 
ਲਿਖੀ ਹੈ। ਕਵੀ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਵਿੱਚ ਕੁਝ ਦਿਨ ਕੋਲ ਰੱਖ ਕੇ ਖਾਨ ਪਾਨ ਦੇ ਖ਼ਰਚ ਲਈ ਧਨ ਦਿੰਦੇ ਰਹੇ 
ਤੇ ਤੁਰਨ ਲੱਗੇ ਨੂੰ ਪੰਜ ਹਜ਼ਾਰ ਰੁਪਿਆ ਦਿੱਤਾ। ਦਬਿਸਤਾਨ-ਮਜ਼ਾਹਬ ਵਿੱਚ ਸ਼ਹਿਜ਼ਾਦੇ ਦੇ ਹੱਕ ਵਿੱਚ ਕੇਵਲ ਦੁਆ ਕਰਨੀ 
ਲਿਖੀ ਹੈ ਤੇ ਜਹਾਂਗੀਰ ਦੀ ਤੁਜ਼ਕ ਵਿੱਚ ਮੱਥੇ 'ਤੇ ਤਿਲਕ ਕਰਨਾ ਤੇ ਖ਼ਾਸ ਵਰਤਾਉ ਕਰਨਾ ਲਿਖਿਆ ਹੈ। ਗਿਆਨੀ ਜੀ ਨੇ 
ਜ਼ਿਆਦਾ ਤਰ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਆਏ ਪ੍ਰਸੰਗ ਨੂੰ ਹੀ ਆਪਣੇ ਲਫ਼ਜ਼ਾਂ ਵਿੱਚ ਸੰਖੇਪ ਕਰ ਕੇ ਲਿਖਿਆ ਹੈ। ਸ਼ਹਿਜ਼ਾਦਾ 
ਖ਼ੁਸਰੋ ਦੇ ਗੁਰੂ ਜੀ ਨੂੰ ਮਿਲਣ ਬਾਰੇ ਕਿਸੇ ਨੇ ਉਸ ਸਮੇਂ ਅੱਖੀਂ ਦੇਖੀ ਲਿਖੀ ਹੋਵੇ, ਐਸੀ ਕੋਈ ਲਿਖਤ ਅਜੇ ਤੱਕ ਨਹੀਂ ਮਿਲੀ। 
ਜਹਾਂਗੀਰ ਤੋਂ ਲੈ ਕੇ ਹੁਣ ਤੱਕ ਲਿਖਣ ਵਾਲਿਆਂ ਨੇ ਸੁਣੀਆਂ ਸੁਣਾਈਆਂ ਹੀ ਗੱਲਾਂ ਲਿਖੀਆਂ ਹਨ। ਸ਼ਹਿਜ਼ਾਦਾ ਖ਼ੁਸਰੋ ਅਸਲ 
ਵਿੱਚ ਗੁਰੂ ਜੀ ਨੂੰ ਮਿਲਿਆ ਹੀ ਨਹੀਂ। ਇਹ ਸਤਿਗੁਰਾਂ ਉਪਰ ਇਕ ਉਜ ਲਾਈ ਗਈ ਸੀ ਜੋ ਤਅੱਸਬੀ ਮੁਸਲਮਾਨ ਹਾਕਮਾਂ, 
ਚੰਦੂ ਤੇ ਪ੍ਰਿਥੀਏ ਜਾਂ ਉਨ੍ਹਾਂ ਦੇ ਪਰਵਾਰ ਵੱਲੋਂ ਜਾਣ ਬੁਝ ਕੇ ਘੜੀ ਗਈ ਸੀ। ਜਦ ਅਸੀਂ ਬਾਦਸ਼ਾਹ ਦੇ ਆਪਣੇ ਲਿਖੇ ਅਨੁਸਾਰ 
ਉਸ ਦਾ ਰੋਜ਼ ਨਾਮਚਾ ਦੇਖਦੇ ਹਾਂ ਤਾਂ ਸ਼ਹਿਜ਼ਾਦਾ ਖ਼ੁਸਰੋ ਦੇ ਸਤਿਗੁਰਾਂ ਨੂੰ ਨਾ ਮਿਲਣ ਦੀ ਗੱਲ ਆਪਣੇ ਆਪ ਹੀ ਸਪੱਸ਼ਟ ਹੋ ਜਾਂਦੀ 
ਹੈ। ਬਾਦਸ਼ਾਹ ਲਿਖਦਾ ਹੈ ਕਿ ੧੬ ਅਮ੍ਰੈਲ ਨੂੰ ਸਵੇਰੇ ਸੁਲਤਾਨ ਪੁਰ ਪੁੱਜਾ। ਇਥੇ ਦੁਪਹਿਰ ਤੱਕ ਰਿਹਾ, ਫੇਰ ਪੁਲ ਤੋਂ ਪਾਰ ਹੋ 
ਗੋਇੰਦਵਾਲ ਪੁੱਜਾ। ਹੁਣ ਬਾਦਸ਼ਾਹ ਸਹਿਜੇ ਸਹਿਜੇ ਮੁਕਾਮ ਕਰਦਾ ੨੭ ਅਪ੍ਰੈਲ ਨੂੰ ਜੈਪਾਲ ਅਪੜਦਾ ਹੈ ਇਹ ਪਿੰਡ ਲਾਹੌਰੋਂ ੭ 
ਕੋਹ ਉਰੇ ਹੈ। ਐਉ' ਲਗ ਪਗ ੧੨ ਕੁ ਦਿਨ ਪਾਤਸ਼ਾਹ ਮਾਝੇ ਵਿੱਚ ਰਿਹਾ ਪਰ ਖ਼ੁਸਰੋਂ ਦੇ ਗੁਰੂ ਜੀ ਨੂੰ ਮਿਲਣ ਦੀ ਗੱਲ ਪਾਤਸ਼ਾਹ 
ਤੱਕ ਨ ਅਪੜੀ। ੨੮ ਅਪ੍ਰੈਲ ਨੂੰ ਪਾਤਸ਼ਾਹ ਲਾਹੌਰ ਦੇ ਲਾਗੇ ਮਿਰਜ਼ਾ ਕਾਮਰਾਜ ਦੇ ਬਾਗ 'ਚ ਜਾ ਅਪੜਦਾ ਹੈ। ੧ ਮਈ ਨੂੰ ਖ਼ੁਸਰੋ 
ਫੜ ਕੇ ਪਾਤਸ਼ਾਹ ਦੇ ਪੇਸ਼ ਕੀਤਾ ਗਿਆ। ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਮਰਵਾਇਆ ਗਿਆ। ਖ਼ੁਸਰੋਂ ਦੇ 
ਹਮਾਇਤੀਆਂ ਨੂੰ ਡੰਨਿਆ ਗਿਆ ਤੇ ਜਿਨ੍ਹਾਂ ਪਾਤਸ਼ਾਹ ਦੀ ਸਹਾਇਤਾ ਕੀਤੀ ਸੀ ਉਨ੍ਹਾਂ ਨੂੰ ਇਨਾਮ ਦਿੱਤੇ ਗਏ। ੭ ਮਈ ਤੱਕ 
ਬਾਦਸ਼ਾਹ ਕਾਮਰਾਜ ਦੇ ਬਾਗ਼ 'ਚ ਰਿਹਾ। ਖ਼ੁਸਰੋ ਦੇ ਮਾਮਲੇ ਨੂੰ ਮੁੱਕ ਚੁਕਿਆਂ ੧੩ ਦਿਨ ਹੋਰ ਲੰਘ ਗਏ। ੨੮੦ ਮਈ ਤੋਂ ਬਾਅਦ 
ਕਿਸੇ ਦਿਨ ਪਾਤਸ਼ਾਹ ਦੇ ਕੰਨੀ ਇਹ ਖ਼ਬਰ ਗੁਰ ਦ੍ਰੋਹੀਆਂ ਵੱਲੋਂ ਘੜ ਕੇ ਪਾਈ ਗਈ ਜੋ ਤਅੱਸਬ ਭਰੇ ਅਫ਼ਸਰਾਂ ਦੇ ਰਾਹੀਂ 
ਪੁਚਾਈ ਗਈ। ਦੂਜੀ ਗੱਲ ਇਹ ਕਿ ਜਦ ਪਾਤਸ਼ਾਹ ਨੇ ਚੰਦੂ ਨੂੰ ਗੁਰੂ ਕਾ ਦੋਸ਼ੀ ਜਾਣ ਕੇ ਗੁਰੂ ਹਰਿ ਗੋਬਿੰਦ ਜੀ ਦੇ ਹਵਾਲੇ ਕਰ 
ਦਿੱਤਾ ਤੇ ਕਿਹਾ ਕਿ ਜੋ ਸਜ਼ਾ ਤੁਸੀਂ ਚਾਹੋ ਇਸ ਨੂੰ ਦਿਉ। ਇਸ ਘਟਨਾ ਤੋਂ ਸਾਫ ਹੋ ਜਾਂਦਾ ਹੈ ਕਿ ਪਾਤਸ਼ਾਹ ਨੂੰ ਸਾਬਤ ਹੋ ਗਿਆ 





512 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨਿਰਦੋਸ਼ ਸਨ। ਚੰਦੂ ਵਰਗੇ ਗੁਰ ਘਰ ਕੇ ਦੋਖੀਆਂ ਦੀਆਂ ਮਨਘੜਤ ਊਜਾਂ ਨੂੰ ਸੱਚੀਆਂ ਸਮਝ 
ਕੇ ਮੈਂ ਉਨ੍ਹਾਂ ਬਾਰੇ ਪਹਿਲੋਂ ਵੀ ਗ਼ਲਤ ਸੋਚਦਾ ਰਿਹਾ ਤੇ ਅੰਤ ਨੂੰ ਸ਼ਹੀਦ ਕਰਨ ਦਾ ਵਹਿਸ਼ੀਆਨਾ ਹੁਕਮ ਦੇ ਕੇ ਆਪਣੇ ਆਪ ਨੂੰ 
ਕਲੈਕੀ ਕਰ ਲਿਆ। ਆਪਣੇ ਇਸੇ ਕੀਤੇ ਗੁਨਾਹ 'ਤੇ ਪੜਦਾ ਪਾਉਣ ਲਈ ਹੀ ਚੰਦੂ ਨੂੰ ਗੁਰਾਂ ਦੇ ਹਵਾਲੇ ਕਰ ਦਿੱਤਾ। ਐਉ' ਕਰ 
ਕੇ ਪਾਤਸ਼ਾਹ ਨੇ ਲੋਕਾਂ ਵਿੱਚ ਆਪਣੀ ਨਿਰਦੋਸ਼ਤਾ ਦਾ ਸਿੱਕਾ ਬਿਠਾ ਲਿਆ। ਇਹੋ ਖ਼ਿਆਲ ਆਮ ਪੁਚੱਲਤ ਹੋ ਗਿਆ। ਇਥੋਂ 
ਤੱਕ ਕਿ ਪਾਤਸ਼ਾਹ ਵੱਲੋਂ ਕਤਲ ਕਰ ਦੇਣ ਦੇ ਹੁਕਮ ਦਾ ਪਤਾ ਫ਼ਾਰਸੀ ਇਤਿਹਾਸਕਾਰ ਦਬਿਸਤਾਨ ਮਜ਼ਾਹਬ ਵਾਲੇ ਨੂੰ ਵੀ ਨਹੀਂ 
ਲੱਗਾ ਤੇ ਕਈ ਅੰਗਰੇਜ਼ੀ, ਫ਼ਾਰਸੀ ਤੇ ਉਰਦੂ ਦੇ ਇਤਿਹਾਸਕਾਰਾਂ ਨੂੰ ਵੀ ਇਹ ਜਾਣਕਾਰੀ ਨਹੀਂ ਮਿਲ ਸਕੀ। 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਪੰਚਮ ਗੁਰੂ ਕਾ ਜੋਤੀ ਜੋਤ 
ਸਮਾਵਨ ਅੰਤਮ ਪੁਸੰਗ ਬਰਨਨੰ' ਨਾਮ ਬੀਸਮੋਂ ਬਿਸੁਮ ॥੨੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 513 


੨੧. (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜਨਮ, ਬਾਲ ਲੀਲਾ, ਗੁਰਤਾ ਗੱਦੀ, 
ਪਾਤਸ਼ਾਹ ਨੂੰ ਮਿਲਣਾ ਤੇ ਕਿਲ੍ਹੇ ਗੁਆਲੀਅਰ ਜਾਣਾ) 


<< 


ਦੋਹਰਾ: 
ਧਰਮ ਧੁਰੰਧਰ ਧਰਾ ਪਰ, 
ਧਰਯੋ ਧਰਮ ਅਵਤਾਰ'। 


ਦਵਨ ਯਵਨ ਕੁਲ ਅਵਨਿ ਪਰ, 
ਭਵਨ ਪਵਨ ਸੂਤਿ ਸਾਰ' ॥੧॥ 


ਕਬਿੱਤ: 
ਚਕ੍ਰ ਚਕ੍ਰ ਪਾਨੀ ਹਾਨੀ ਦੁਜਨ ਸਜਨ ਮਾਨੀ, 
ਜਾਨੀ ਜਯੋਂ ਭਵਾਨੀ ਕੀ ਕ੍ਰਿਪਾਨੀ ਦਨੁ ਜਾਨੀ ਪੈ'। 


ਪੱਬਨ ਬਿਲੱਛਨ ਸੁ ਪੱਛਨ ਕੇ ਤੱਛਨ ਕੋ, 
ਅੱਛ ਜਜੋਂ ਪ੍ਰਤੱਛ ਦੱਛ ਬੱਜੂ ਬੱਜਹ ਪਾਨੀ ਪੈ'। 


ਸੂਲੀ ਕੀ ਤ੍ਰਿਸੂਲ ਨਿਿਮੂਲ ਕੂਲ ਤ੍ਰਿਪੁਰ ਕੋ, 
ਬਾਨ ਅਵਧੇਸ ਏਸ ਲੈਕ ਅਭਿਮਾਨੀ ਪੈ'। 


ਤੈਸੇ ਹਰਿ ਗਯਾਨੀ ਗੁਰੁ ਦਸਮ ਕ੍ਰਿਪਾਨੀ, 
ਬਲਵਾਨੀ ਜਗ ਜਾਨੀ ਬਿਦਤਾਨੀ ਤ੍ਰਕਾਨੀ ਪੈ' 
॥੨॥ 


<< 


ਦੋਹਰਾ: 
ਦਹਿਮ ਗੁਰੂ ਇਕ ਲਹਿਮ ਮਹਿ, 
ਦਹਿ ਮਮ ਦੁੰਦਹਿ ਸਹਿਮ'। 


'ਧਰਮ ਦਾ (ਧੁਰੰਧਰ) ਭਾਰ ਚੁੱਕਣ ਵਾਲੇ (ਪ੍ਰਮੇਸ਼ਰ) ਨੇ (ਸ੍ਰੀ 
ਗੁਰੂ ਗੋਬਿੰਦ ਸਿੰਘ ਰੂਪ) ਧਰਮ ਦਾ ਅਵਤਾਰ ਧਾਰਿਆ ਹੈ। 


'ਧਰਤੀ ਉਪਰ ਤੁਰਕਾਂ ਦੀ ਕੁਲ ਨੂੰ ਦਬਾਉਣ ਵਾਸਤੇ ਅਤੇ 
(ਭਵਨ) ਸੰਸਾਰ ਵਿੱਚ (ਪਵਨ) ਪਵਿੱਤ੍ਰ ਵੇਦਾਂ ਦੀ (ਸਾਰ) 
ਸੰਭਾਲ ਕਰਨ ਲਈ। 


'ਜਿਵੇਂ (ਚੱਕਰ ਪਾਨੀ) ਵਿਸ਼ਨੂੰ ਦਾ ਸੁਦਰਸ਼ਨ ਚੱਕ ਦੁਰਜਨਾਂ 
(ਖੋਟੇ ਪੁਰਸ਼ਾਂ ਦੁਰਬਾਸਾ ਆਦਿ ਦੇ) ਮਾਰਨ ਲਈ ਅਤੇ ਸੱਜਣਾਂ 
(ਸ੍ਰੇਸ਼ਟ ਪੁਰਸ਼ਾਂ ਅੰਬ੍ਰੀਕ ਭਗਤ ਆਦਿਕਾਂ ਦੇ) ਮਾਣ ਵਧਾਉਣ 
ਲਈ (ਪੁਗਟ ਹੋਇਆ) ਅਤੇ (ਭਵਾਨੀ) ਚੰਡੀ ਦੀ ਤਲਵਾਰ 
ਦਾਨਵਾਂ (ਰਾਖਸ਼ਾਂ) ਦੀ ਕੁਲ ਉੱਪਰ (ਉਸ ਨੂੰ ਖ਼ਤਮ ਕਰਨ 
ਲਈ ਪ੍ਰਗਟ ਹੋਈ) ਜਾਣੀ ਗਈ ਹੈ। 


'ਜਿਵੇਂ (ਬਿਲਛਣ) ਵਿਲੱਖਣ (ਅਨੌਖੇ ਭਾਵ ਵੱਡੇ) ਪਹਾੜਾਂ ਦੇ 
(ਪੱਛਨ) ਖੰਭਾਂ ਦੇ (ਤੱਛਨ) ਕੱਟਣ ਨੂੰ (ਬਜ੍ੁਪਾਨੀ) ਇੰਦ੍ਰ ਦਾ 
ਬੱਜੂ ਦੱਛ ਉਪਰ ਪ੍ਰਗਟ ਹੋਇਆ। 


(ਜਿਵੇਂ) ਸ਼ਿਵ ਦਾ ਤ੍ਰਿਸੂਲ ਤ੍ਰਿਪੁਰ ਦੈਂਤ ਦੀ ਕੁਲ ਨੂੰ 
(ਨ੍ਰਿਮਿਲ) ਨਾਸ ਕਰਨ ਲਈ (ਪ੍ਰਗਟ ਹੋਇਆ ਅਤੇ ਜਿਵੇਂ) 
(ਅਵਧੇਸ)ਰਾਮ ਚੰਦਰ ਦੇ ਤੀਰ ਹੰਕਾਰੀ (ਏਸ ਲੰਕ)ਰਾਵਣ 
ਉਪਰ (ਉਸ ਨੂੰ ਮਾਰਨ ਲਈ ਪੁਗਟ ਹੋਏ)। 


'ਗਿਆਨ ਸਿੰਘ (ਕਹਿੰਦਾ ਹੈ) ਤਿਵੇਂ ਹੀ ਸੂ ਗੁਰੂ ਗੋਬਿੰਦ 


ਸਿੰਘ ਜੀ ਦੀ ਬਲ ਵਾਲੀ ਕ੍ਰਿਪਾਨ (ਜ਼ਾਲਮ) ਤੁਰਕਾਂ ਉਪਰ 
(ਉਨ੍ਹਾਂ ਨੂੰ ਖ਼ਤਮ ਕਰਨ ਲਈ) ਪ੍ਰਗਟ ਹੋਈ ਜਾਣੀ ਗਈ ਹੈ। 


'(ਦਹਿਮ) ਦਸਵੇਂ ਸਤਿਗੁਰੂ ਜੀ! ਇਕ (ਲਹਿਮ) ਖਿਨ ਵਿੱਚ 





514 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਹਿਮ ਫਹਿਮ ਦੈ ਛਹਿਮ ਸਹਿ, 
ਗਹਿ ਮਮ ਕਰ ਹਰ ਅਹਿਮ ॥੨॥ 


ਇਸ਼ਟ ਸ੍ਰਿਸ਼ਟ ਆਭ੍ਹਿਸ਼ਟ'। 


ਕਥਾ ਨਿਸ਼ਟ ਕਰ ਦੁਸ਼ਟ ਕੁਲ, 
ਦ੍ਰਿਸ਼ਟੈਹੇਂ ਅਤਿ ਮਿਸ਼ਟ' ॥੪॥ 


ਦੋਸ਼ ਬਿਦਾਰ ਸ਼ਿੰਗਾਰ ਗੁੰਥਨ, 
ਪੰਥਨ ਕੋ ਸੁਖ ਦਾ ਫਲ ਚਾਰੂ'। 


ਦਾਸ ਮਲਿੰਦਨ ਕੋ ਅਰਬਿੰਦ, 
ਜੁਗਿਆਸਨ ਕੋ ਬ੍ਰਹਮ ਬਿੰਦਕ ਭਾਰੂ'। 
ਦੁਖ ਦੁੰਦ ਗਜਿੰਦਨ ਪੈ ਮਿਰਗਾਰੂ'। 
ਗਯਾਨ ਹਰੀ ਕਵਿਤਾ ਸਵਿਤਾ 

ਭਵਤਾ, ਗੁਰੁ ਖਸ਼ਟ ਚਰਿੱਤਰ ਚਾਰੂ' ॥ ੪॥ 


ਖੋੜਸ ਸੈ ਸਰ ਦੋਇ ਅਸਾੜ, 
ਵਦੀ ਬਿਤਿ ਏਕਮ ਭੌ ਅਵਤਾਰੀ'। 


ਦੇਵਨ ਆਇ ਕਰੀ ਬਰਖਾ ਫੁੱਲ, 
ਜੈਤਿ ਧੁਨੀ ਨਭ ਮਾਂਹਿ ਉਦਾਰੀ'। 
ਮੋਦ ਛਜੋ ਪੁਰ ਮੈਂ ਘਰ ਹੀ ਘਰ, 
ਪੈ ਦਰ ਹੀ ਦਰ ਬੰਦਨ ਵਾਰੀ'। 


ਮੇਰੇ (ਦੁੰਦ) ਝਗੜੇ ਤੇ (ਸਹਿਮ) ਡਰ (ਦਹਿ) ਸਾੜ ਦਿਉ। 


(ਰਹਿਮ) ਕਿਰਪਾ ਕਰ ਕੇ ਮੈਨੂੰ (ਛਹਿਮ ਸਹਿ) ਖਿਮਾ ਦੇ 
ਸਹਿਤ (ਫਹਿਮ) ਬੁੱਧੀ ਦਿਉ ਅਤੇ ਮੇਰਾ (ਕਰ) ਹੱਥ ਫੜ ਕੇ 
(ਅਹਿਮ) ਮੁਸ਼ਕਲਾਂ (ਹਰ) ਨਾਸ (ਕਰ ਦਿਉ)। 


'(ਬਲਿਸ਼ਟ) ਮਹਾਂ ਬਲੀ ਛੇਵੇਂ ਸਤਿਗੁਰਾਂ ਦੀ (ਇਸ਼ਟ) 
ਪਿਆਰੀ ਸ੍ਰੇਸ਼ਟ ਤੇ (ਆਭ੍ਹਿਸ਼ਟ) ਚੜ੍ਹਦੀ ਕਲਾ ਦੀ। 


'(ਅਤਿ ਮਿਸ਼ਟ) ਬਹੁਤ ਮਿੱਠੀ ਕਥਾ ਦਿਖਾਉਂਦੇ ਹਾਂ ਜੋ ਦੁਸ਼ਟਾਂ 
ਦੀ ਕੁਲ ਨੂੰ ਨਾਸ ਕਰੇਗੀ। 


(ਕਵਿਤਾ) ਦੋਸ਼ਾਂ ਨੂੰ ਨਾਸ ਕਰਨ ਵਾਲੀ, ਗ੍ਰੰਥਾਂ ਦਾ ਸ਼ਿੰਗਾਰ, 
ਸਾਰੇ ਮਤਾਂ ਨੂੰ ਸੁਖ ਤੇ ਚਾਰੇ ਫਲ ਦੇਣ ਵਾਲੀ ਹੈ। 


'ਦਾਸਾਂ ਰੂਪ ਭੌਰਿਆਂ ਨੂੰ ਕੰਵਲ ਵਾਂਗ (ਸੁਗੰਧੀ ਦੇਣ ਵਾਲੀ) 
ਅਤੇ ਜਗਿਆਸੂਤਆਂ ਨੂੰ ਭਾਰੀ ਬ੍ਰਹਮ ਦੇ ਜਨਾਉਣ ਵਾਲੀ ਹੈ। 


'ਅਨੰਦ ਦਾ ਬੱਦਲ, ਉਚਿਤਾ ਦੇਣ ਵਾਲੀ, ਦੁੱਖਾਂ ਤੇ ਉਪੱਦ੍ਵਾਂ 
ਰੂਪ ਹਾਥੀਆਂ ਨੂੰ ਸ਼ੇਰਾਂ ਵਾਂਗ (ਮਾਰਨ ਵਾਲੀ) ਹੈ। 


'ਗਿਆਨ ਸਿੰਘ (ਕਹਿੰਦਾ ਹੈ) ਮੇਰੀ ਕਵਿਤਾ ਦੀ (ਭਵਤਾ) 
ਸੁੰਦਰਤਾ (ਸਵਿਤਾ) ਸੂਰਜ ਵਾਂਗ ਹੈ। ਕਿਉਂਕਿ ਇਸ ਵਿੱਚ 
ਛੇਵੇਂ ਸਤਿਗੁਰਾਂ ਦੇ ਸੁੰਦਰ ਕੌਤਕ ਹਨ। 


'ਸੋਲਾਂ ਸੌ ਬਵੰਜਾ (੧੬੫੨ ਬਿ:) ਹਾੜ ਵਦੀ ਏਕਮ ਬਿੱਤ ਨੂੰ 
(ਸਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ) ਅਵਤਾਰ ਹੋਇਆ। 


'ਅਕਾਸ਼ ਵਿੱਚ ਸ੍ਰੇਸ਼ਟ ਜੈ ਜੈਕਾਰ ਦੀ ਅਵਾਜ਼ ਹੋਈ। 


'ਸ਼ਹਿਰ ਵਿੱਚ ਘਰ ਘਰ (ਅੰਦਰ) ਅਨੌਦ ਭਰ ਗਿਆ ਅਤੇ 
ਹਰ ਬੂਹੇ ਉਪਰ ਬੰਦਨ ਮਾਲਾ ਬੰਨ੍ਹੀ ਹੋਈ ਹੈ। (ਬੰਦਨ ਮਾਲਾ- 
ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਫੁੱਲ ਪੱਤੇ ਆਦਿ ਦੀ ਮਾਲਾ ਜੋ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਵਤ ਪੂੰਨ ਸਗੂੰਨ ਸੁ ਲੇਵਤ, 
ਸੇਵਤ ਨਾਮ ਗੁਰੂ ਨਰ ਨਾਰੀ' ॥੬॥ 


ਕਬਿਤ: 
ਆਇ ਕੈ 
ਤਾਈਂ, 
ਛਾਈ ਧੁਨਿ ਮੰਗਲ ਪੁਦਾਈ ਘਰ ਘਰ ਹੈ'। 
ਬਿਬਿਧ ਬਜਤ ਬਾਜ' ਕੌਤਕ ਤਮਾਸ਼ੇ ਨਾਦ”, 
ਤੋਰਨ' ਪਤਾਕੈ” ਸੋ ਝਲਾਕੈਂ ਦਰ ਦਰ ਹੈੱ”। 


ਲੁਗਾਈ' ਦੈਂ ਬਧਾਈ ਗੰਗ ਮਾਤ 


ਦੂਬ ਐ ਅਸੀਸ ਕੇ ਦਿਵੱਯਾ ਖੂਬ ਬਖਸ਼ੀਸ਼, 
ਭੂਸ਼ਨ ਪਟੰਬਰ ਲੈ ਜਾਤ ਭਰ ਭਰ ਹੈਂ'। 


ਹੀਰਨ ਕੇ ਹਾਰ ਗਣ ਦੇਤਿ ਵਰ ਬਰ ਹੈਂ! ॥ ੭॥ 


ਭਏ ਅਵਤਾਰ ਸੁਨਿ ਜਾਚਕ' ਅਪਾਰ ਅਏ, 
ਦਾਨ ਗੁਰੁ ਦਏ ਰਹਜੋ ਰੰਕ ਕੋ ਨ ਧਰ£ ਹੈ। 
ਜ਼ੇਵਰ ਨ ਏਕ ਛੋਰਾ ਗਾਂਇ ਗਜ' ਬੈਲ ਘੋਰਾ, 
ਬਸਨ ਬਜਾਰ ਜੋਰਾ ਟੋਰਾ ਹੂੰ ਨ ਪਰ ਹੈ'। 

ਗਾਂਮ ਮੈਂ ਨ ਨਾਜ ਰਹਯੋ ਧਾਂਮ ਨ ਸਮਾਜ ਰਹਜੋ, 
ਜਮ੍ਹਾਂ ਏਕ ਜਾਮ ਕੋ ਨਾ ਦਾਮ ਰਹਯੋ ਘਰ ਹੈ'। 


ਸੀ ਮਾਤ ਗੰਗ ਕੇ ਪੁਸ਼ਾਕ ਏਕ ਅੰਗ ਰਹੀ, 

ਗੁਰੂ ਕੇ ਭੀ ਧੋਤੀ ਪਾਗ ਮਾਲਾ ਰਹੀ ਕਰ ਹੈ' 
॥੮॥ 

ਸ੍ਰੈਯਾ: 

ਹੇਰ ਕੁਬੇਰ ਡਰਯੋ ਮਨ ਮੈਂ, 

ਮਘਵਾ' ਛਪਿ ਮੇਘਨ ਮਾਂਹਿ ਪਯੋ ਹੈ। 


515 
ਬੂਹੇ ਉਪਰ ਬੰਨ੍ਹੀ ਜਾਂਦੀ ਹੈ।) 


ਗੁਰੂ ਕਾ ਨਾਮ ਜਪਦੇ ਹਨ। 


'ਇਸਤ੍ਰੀਆਂ। 


'ਖੁਸ਼ੀਆਂ ਦੇ ਦੇਣ ਵਾਲੀ ਅਵਾਜ਼ ਘਰ ਘਰ ਵਿੱਚ ਭਰ ਗਈ। 
'ਅਨੇਕ ਤਰ੍ਹਾਂ ਦੇ ਵਾਜੇ ਵਜਦੇ ਹਨ। “ਸ਼ਬਦ (ਹੋ ਰਿਹਾ ਹੈ)। 
'ਬੰਦਨ ਮਾਲਾ ਦੇਖੋ ਇਸ ਬਿਸ੍ਰਾਮ ਦੇ ਪਿਛਲੇ ਅੰਕ ਦੀ 
ਟਿਪਣੀ। ਝੰਡੀਆਂ। "ਹਰ ਬੂਹੇ ਉੱਤੇ ਚਮਕ ਰਹੀਆਂ ਹਨ। 


'ਹਰਾ ਘਾਹ ਤੇ ਅਸੀਸਾਂ ਦੇਣ ਵਾਲੇ, ਗਹਿਕਿਆਂ ਤੇ ਰੇਸ਼ਮੀ 
ਕੱਪੜਿਆਂ ਦੀਆਂ ਬਖਸ਼ਸ਼ਾਂ (ਨਾਲ ਝੋਲੀਆਂ) ਭਰ ਭਰ ਕੇ ਲੈ 
ਜਾਂਦੇ ਹਨ। 


'ਸੋਨੇ ਤੇ ਚਾਂਦੀ ਦੇ ਮਣੀਆਂ (ਜੜਤ) ਜੜਾਉ ਗਹਿਣੇ ਅਤੇ 
ਹੀਰਿਆਂ ਦੇ ਚੰਗੇ ਤੋਂ ਚੰਗੇ ਬਹੁਤੇ ਹਾਰ ਦੇਂਦੇ ਹਨ। 

'ਮੰਗਤੇ। 

'ਕੰਗਾਲ। ?ਧਰਤੀ 'ਤੇ। 

'ਹਾਥੀ। 

'ਬਜ਼ਾਰ ਵਿੱਚ ਬਸਤ੍ਹਾਂ ਦਾ ਜੋੜਾ ਭਾਲਿਆਂ ਵੀ ਨਹੀਂ ਲੱਭਦਾ। 
ਪਿੰਡ 'ਚ ਅਨਾਜ ਨ ਰਿਹਾ, ਘਰ 'ਚ ਸਮਾਨ ਨ ਰਿਹਾ, ਘਰ 
ਵਿੱਚ ਇਕ ਪਹਿਰ ਦੇ (ਖਰਚ ਜੋਗਾ) [ਦਾਮ]ਰੁਪਇਆ ਪੈਸਾ 
ਨਾ ਰਿਹਾ। 


'ਹੱਥ ਵਿੱਚ। 





516 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੁਲਗੀ ਸੁਧਿ ਸਾਤਹੁੰ' ਸਿੱਧਨ ਕੀ, 


ਨਵ ਨਿੱਧਨ ਰਿੱਧਿਨ ਹੋਸ਼ ਗਯੋ ਹੈ। 
ਕਮਲਾ ਡਰ ਕੈ ਹਰ ਕੈ ਲਪਟੀ, 
ਕਪਟੀ ਰਤਨਾਕਰ ਅਥਾਹਿ ਭਯੋ ਹੈ'। 


ਮਤ ਮੋਹਿ ਉਠਾਇ ਦਿਵੈਂ ਗੁਰੁ ਦਾਨ, 
ਸੁਮੇਰੁ ਭਿ ਹੇਰ ਚੁਫੇਰ ਛਯੋ ਹੈ' ॥ ੯॥ 


ਬਹੁ ਦੇਸ ਬਦੇਸਨ ਮੈਂ ਬਿਸਤੀਰਤ, 
ਕੀਰਤਿ ਮਾਲਤੀ ਫੂਲ ਗਈ'। 
ਪਰਚਾ ਗੁਰੁ ਦਾਨ ਘਰੋ ਘਰ ਮੈਂ, 
ਚਰਚਾ ਕਿਤ ਮਾਲ ਮਰਾਲ ਛਈ'। 


ਧਰਿ ਆਸ ਅਯੋ ਨ ਨਿਰਾਸ ਗਯੋ, 
ਮਨ ਇੱਛਤ ਦੌਲਤ ਦੋਇ ਲਹੀ'। 
ਹਰਿ ਗੋਬਿੰਦ ਕੇ ਬਿਦਤਾਵਨ ਕੀ', 


ਤਿਨ ਲੋਕ ਵਿਖੈ ਪਰ ਧੂੰਮ ਗਈ ॥੧੦॥ 


ਦੁਲਰਾਵਤ' ਮਾਤ ਹਿਯੇ ਹੁਲਸਾਤ?, 
ਸਮਾਤ ਨ ਅੰਗ ਉਮੰਗ' ਭਰੈਂ। 
ਪੁਚਕਾਰਤ' ਮਾਰਤ ਸੋ ਚੁਟਕੀ, 
ਕਰ ਕੰਜ ਵਿਖੇ ਮੁਖ ਮੰਜ ਫਰੈਂ”। 
ਉਲੱਥ ਪੁਲੱਥ ਸੁਕੱਥ ਕਰੈਂ'। 


ਰਸ ਰਾਸ ਬਿਲਾਸ ਹੁਲਾਸ ਸਮੋਦ, 
ਪਰਮੋਦ ਬਿਨੋਦ ਕੈ ਗੋਦ ਧਰੈਂ! ॥ ੧੧॥ 


'ਸੱਤ ਸੁੱਧਾਂ (ਧੀਰਜ, ਬੁਧਿ ਬਿਬੇਕ ਬਲ ਗਤਿ ਮਤਿ ਅਉਸਰ 
ਬਾਤ। ਸਿੰਘਨ ਡਰ ਤੁਰਕਾਨ ਕੀ ਭੂਲ ਗਈਂ ਸੁਧ ਸਾਤ। ਪੰਥ 
ਪ੍ਰਕਾਸ਼) 


'ਲੱਛਮੀ ਡਰ ਕੇ ਵਿਸ਼ਨੂੰ ਨਾਲ ਚਿੰਬੜ ਗਈ (ਕਿਤੇ ਸਤਿਗੁਰੂ 
ਜੀ ਮੈਨੂੰ ਵੀ ਪਕੜ ਕੇ ਦਾਨ ਨਾ ਕਰ ਦੇਣ) ਅਤੇ ਛਲੀਆ 
ਸਮੁੰਦਰ ਡੂੰਘਾ ਹੋ ਗਿਆ (ਕਿ ਕਿਤੇ ਮੇਰੇ 'ਚੋਂ ਸਾਰੇਰਤਨ ਕੱਢ 
ਕੇ ਗੁਰੂ ਜੀ ਦਾਨ ਨ ਕਰ ਦੇਣ। 


'ਸੁਮੇਰ ਪਰਬਤ (ਸੋਨੇ ਦਾ ਪਹਾੜ) ਵੀ (ਇਹ) ਦੇਖ ਕੇ ਚਾਰ 
ਚੁਫੇਰੇ ਫੈਲ ਗਿਆ। 


(ਗੁਰਾਂ ਦੀ) ਮਹਿਮਾ ਮਾਲਤੀ ਦੇ ਫੁੱਲ ਵਾਂਗ ਫੈਲ ਗਈ। 


ਕਿਸੇ ਥਾਂ ਗੁਰਾਂ ਦੇ ਦਾਨ ਦੀ ਕਰਾਮਾਤ ਦੀ ਚਰਚਾ ਘਰ ਘਰ 
ਵਿੱਚ ਹੰਸਾਂ ਦੀ ਡਾਰ ਵਾਂਗ ਫੈਲ ਗਈ ਹੈ। 


'ਦੋ ਤਰ੍ਹਾਂ ਦੀ ਭਾਵ ਲੋਕ ਪ੍ਰਲੋਕ ਦੀ ਦੌਲਤ ਲੈ ਲਈ। 
ਪ੍ਰਗਟ ਹੋਣ ਦੀ। 


'ਲਾਡ ਲਡਾਉਂਦੀ ਹੈ। “ਹਿਰਦੇ ਵਿੱਚ ਪੁਸੰਨ ਹੁੰਦੀ ਹੈ। 
'ਉਤਸ਼ਾਹ। 

'ਪੁਚ ਪੁਚ ਸ਼ਬਦ ਕਰ ਕੇ ਬੁਲਾਉਂਦੀ ਹੈ। 

(ਮਾਤਾ ਜੀ ਆਪਣੇਂ) ਹੱਥ ਕੰਵਲਾਂ ਵਿੱਚ ਉੱਜਲ ਮੁਖ ਨੂੰ 
ਫੜਦੇ ਹਨ। 


'ਠੋਡੀ, ਹੱਥ ਤੇ ਮੱਥੇ ਨੂੰ ਚੁੰਮਦੇ ਹਨ (ਸਾਹਿਬਜ਼ਾਦੇ ਨੂੰ) ਉਲੱਦ 
ਪੁਲੱਦ (ਕਰਦੇ ਹੋਏ) ਚੰਗੀਆਂ ਗੱਲਾਂ ਕਰਦੇ ਹਨ। 


'[ਰਾਸ) ਸਾਰੇ ਬਿਲਾਸ) ਬਚਨ (ਰਸ) ਪਿਆਰ (ਹੁਲਾਸ) 
ਉਤਸ਼ਾਹ ਤੇ (ਸਮੋਦ) ਅਨੰਦ ਸਹਿਤ (ਕਰਦੇ ਹਨ ਫਿਰ) 
ਬਹੁਤੇ ਅਨੰਦ ਨਾਲ (ਬਿਨੋਦ) ਖੇਡਾਂ ਕਰਵਾ ਕੇ ਗੋਦੀ ਵਿੱਚ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਖ ਚੰਦ ਅਰੁਬਿੰਦ ਮਨਿੰਦ ਅਨਿੰਦਤ, 
ਭ੍ਰਿੰਗ ਅਲ ਜਿ ੨੩੯ _ 2. ਦੀ 


ਪਗ ਨੇਵਰ ਜ਼ੇਵਰ ਕੰਕਨ ਕਿੰਕਨਿ, 
ਮਾਲ ਮਨੀ ਹਿਯ ਪੈ ਝਲਕੈ ਹੈਂ”। 


ਕਚ ਮੇਚਕ ਚਿੱਕਨ ਆਨਨ ਪੈ, 

ਲਟਕੈਂ ਜਨ ਨਾਗ ਬਚਾ ਸਸਿ ਪੈ ਹੈਂ”। 
ਝਲਕੈ ਝਗੁਲੀ ਮਧ ਯੋਂ ਤਨਕੀ ਦੁਤਿ, 
ਇੰਦੁ ਮਨੋ ਮੱਧ ਮੇਘ ਲਸੈਂ ਹੈਂ! ॥੧੨॥ 


ਕਰਿ ਭੋਜਨ ਮਾਤ ਪਿਤਾ ਢਿਗ ਪੈ, 
ਮਿਲ ਬਾਲਨ ਖੇਲ ਨਿਹਾਲ ਕਰੈ ਹੈ। 


ਕਬਹੂੰ ਕਿਲਕਾਰਤ' ਟਾਰਤ ਸ਼ੋਕ, 
ਨਿਹਾਰਤ ਲੋਗ ਬਿਸਾਰਤ ਗੇਹੈੱ”। 

ਗੁਰੁ ਬਾਲਕ ਮਾਲਕ ਬਿੱਸ੍ਹ', ਬਸੋ 

ਉਰਿ ਮੋਹਿ, ਸਦਾ ਹਰਿ ਗਯਾਨ ਚਹੇ ਹੈ” 
॥੧੩॥ 


ਛਪਯ: 
ਚਰਨ ਬਰਨ ਸਮ ਕੰਜ, 
ਅਰਨ ਸੁਖ ਮੰਜ ਸਸੀ ਜਨ'। 


ਬਸਨ ਬਿਲੋਕਨ ਹਸਨ ਦਸਨ, 
ਦਾਮਨਿ ਦਮਕਨ ਘਨ'। 

ਜਬਿ ਕਿ ਚਿਬਕ ਕਪੋਲ, 

ਲੋਲ ਕੁੰਡਲ ਰਵਿ ਨਵ ਵਤ'। 


ਭ੍ਰਿਕੁਟੀ ਕੁਟਿਲ ਸੁ ਧਨੁਖ ਮਦਨ, 


517 
ਬਿਠਾ ਲੈਂਦੇ ਹਨ। 


(ਸਾਹਿਬਜ਼ਾਦੇ ਦਾ ਮੁੱਖ ਚੰਦੂਮਾ ਤੇ ਕੰਵਲ ਵਰਗਾ ਉਸਤਤ 
ਯੋਗ ਹੈ। (ਸਿੱਖ) ਚਕੋਰਾਂ ਤੇ ਭੌਰਿਆਂ (ਵਾਂਗ) ਦੇਖ ਕੇ ਘੁੰਮ 
ਰਹੇ ਹਨ। 


ਪੈਰਾਂ ਵਿੱਚ ਝਾਂਜਰਾਂ, (ਹੱਥਾਂ ਵਿੱਚ) ਕੜੇ, (ਲੱਕ 'ਚ) ਤੜਾਗੀ 
ਆਦਿ ਗਹਿਣੇ ਅਤੇ ਮਣੀਆਂ ਦੀ ਮਾਲਾ ਛਾਤੀ 'ਤੇ ਚਮਕ ਰਹੀ 
ਹੈ। 


ਕਾਲੇ ਤੇ ਚੀਕਣੇ ਵਾਲ ਮੁੱਖ 'ਤੇ ਲਟਕ ਰਹੇ ਹਨ, ਜਾਣੋ ਚੰਦ ਦੇ 
ਉੱਤੇ ਸੱਪਾਂ ਦੇ ਬੱਚੇ ਹਨ। 


'ਝੱਗੀ ਵਿੱਚ ਸਰੀਰ ਦੀ ਸ਼ੋਭਾ ਐਉ' ਚਮਕ ਰਹੀ ਹੈ ਜਾਣੋ 
ਬੱਦਲਾਂ ਦੇ ਵਿੱਚ ਦੀ ਚੰਦ ਚਮਕ ਰਿਹਾ ਹੈ। 


'ਚੀਕਾਂ ਮਾਰਦੇ ਹਨ। 

'ਦੇਖਣ ਵਾਲੇ ਲੋਕ ਘਰਾਂ ਨੂੰ ਭੁਲਾ (ਬੈਠਦੇ ਹਨ)। 

ਸੰਸਾਰ ਦੇ। 

"ਇਸ ਅੰਕ ਨ: ੧੩ ਦੀਆਂ ਤਿੰਨ ਹੀ ਤੁਕਾਂ ਹਨ। ਇਕ ਤੁਕ 
ਕਿਤੇ ਛਾਪਾ ਪੱਥਰ ਐਡੀਸ਼ਨ ਵਿੱਚ ਛਪਣੋਂ' ਰਹਿ ਗਈ ਹੈ। 


'ਚਰਨਾਂ ਦਾ ਰੰਗ (ਲਾਲ) ਕੰਵਲਾਂ ਵਰਗਾ ਹੈ ਜਾਣੋ ਮੁਖ ਚੰਦੂਮਾ 
(ਵਰਗਾ) ਉੱਜਲ ਹੈ। 

'ਬਸਤ੍ਰਾਂ ਵਿੱਚ ਹੱਸਣ ਸਮੇਂ ਦੰਦ (ਐਉਂ) ਦਿਸਦੇ ਹਨ (ਜਿਵੇਂ) 
ਬੱਦਲਾਂ ਵਿੱਚ ਬਿਜਲੀ ਚਮਕਦੀ ਹੈ। 

ਜਦੋਂ ਕਿ ਠੋਡੀ ਤੇ ਗੱਲ੍ਹਾਂ ਉਪਰ ਨਵੇਂ ਸੂਰਜ ਵਾਂਗ ਕੁੰਡਲ ਹਿੱਲ 
ਰਹੇ ਹਨ। 





518 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛਬਿ ਅੰਗ ਅਨੰਗ ਅਤਿ'। 


ਗਤਿ ਗਇੰਦ ਕੇਹਰ ਠਵਨ, 
ਕਦਲਿ ਜੰਘ ਭੁਜ ਕਰਭਿ ਕਰ'। 


ਆਜਾਨ ਬਾਹੁ ਸੁਖਮਾ ਨਿਵਾਸ, 
ਗੁਰੁ ਹਰਿਗੋਬਿੰਦ ਦੁਖ ਦੁੰਦ ਹਰ' ॥ ੧੪॥ 


ਪਾਧਰੀ ਛੰਦ: 

ਗੁਰੁ ਹਰਿ ਗੋਬਿੰਦ ਸੁਚ' ਉਮਰ ਬਾਲ। 
ਨਿਤ ਕਰਤ ਚਰਿਤ ਨੀਕੇ ਬਿਸਾਲ। 
ਨਿਜ ਸਿੱਖਨ ਪੂਰਨ ਕਰਤ ਆਸ। 

ਸਮ ਰਾਮ ਕ੍ਰਿਸ਼ਨ ਕਰਹੀਂ ਬਿਲਾਸ। 
ਨਹਿ ਧਰੈਂ ਕਿਸੀ ਕਾ ਜਰਾ ਤ੍ਰਾਸ। 

ਰਖ ਟੇਕ ਏਕ ਅਕਾਲ ਖਾਸ ॥ ੧੫॥ 
ਬਡ ਧੀਰ ਭੀਰ' ਸੁਠਿ ਅਤਿ? ਸੁਸ਼ੀਲਾ। 


ਸਬਿ ਭਾਂਤਿ ਬਾਤ' ਸਮੁੱਥ ਡੀਲ”। 

ਪਿਖਿ ਸੱਤ ਸਿੱਖ ਸਭਿ ਸਹਿ ਹੁਲਾਸ। 

ਕਰਿ ਜਥਾ ਜੋਗ ਗੁਰੁ ਢਿਗ ਨਿਵਾਸ ॥ ੧੬॥ 
ਮਨ ਤਨ ਧਨ ਕਰਿ ਅਤਿ ਕਰੈਂ ਸੇਵ। 

ਦਿਢ ਮਾਨੈਂ ਗੁਰੁ ਦੇਵਾਨ ਦੇਵ। 

ਅਬਿ ਸੁਨੋ ਸ੍ਰੋਤਾ ਗਾਥ ਤੈਸ। 

ਗੁਰੁ ਅਰਜਨ ਪੀਛੇ ਭਈ ਜੈਸ ॥੧੭॥ 
ਜਬਿ ਪੰਚਮ ਗੁਰੁ ਤਨ ਤਜ ਲਾਹੌਰ। 

ਮਿਲਿ ਭਏ ਬੂਹਮ ਮੈਂ ਬੂੁਹਮ ਗੌਰ। 

ਜੋ ਚੰਦੂ ਮੰਦੂ ਕਿਯ ਕੁਕਾਜ। 

ਸੁਨਿ ਹਰਗੋਵਿੰਦ ਰਿਸ ਧਰਿ ਦਰਾਜ' ॥੧੮॥ 
ਕਰੁਨਾਰਸ ਘਰ ਪੁਰ ਛਯੋ ਭੂਰ। 

ਦਿੰਹ ਗਾਰੀ ਚੰਦੂ ਕੋ ਵਿਸੂਰ'। 

ਸਭਿ ਸਾਕ ਸਬੰਧੀ ਹਿਤ ਮੁਕਾਣ। 


'ਕਾਮਦੇਵ ਦੇ ਧਨੁਖ ਵਰਗੇ ਟੇਢੇ ਭੁਵੱਟੇ ਹਨ, ਅਤੇ ਅੰਗਾਂ ਦੀ 
ਸੋਭਾ ਬਹੁਤ (ਅਨੰਗ) ਸੁੰਦਰ ਹੈ। 

'ਤੋਰ ਹਾਥੀ (ਵਰਗੀ) ਤੇ (ਠਵਨ) ਖੜ੍ਹਨਾ ਸ਼ੇਰ (ਵਰਗਾ) ਹੈ, 
ਲੱਤਾਂ ਕਲੇ (ਵਰਗੀਆਂ ਅਤੇ) ਬਾਹਾਂ ਹਾਥੀ ਦੇ ਬੱਚੇ ਦੀ ਸੁੰਡ 
(ਵਰਗੀਆਂ ਹਨ)। 


'ਲੈਬੀਆਂ ਬਾਹਾਂ ਵਾਲੇ, ਸੋਭਾ ਦਾ ਘਰ, (ਹੇ) ਗੁਰੂ ਹਰਿਗੋਬਿੰਦ 
ਸਾਹਿਬ ਜੀ (ਮੇਰੇ) ਭਿਆਨਕ ਦੁੱਖਾਂ ਨੂੰ ਨਾਸ ਕਰ ਦਿਉ। 


'ਪਵਿੱਤ੍ਰ। 


'ਭੀੜ ਵਿੱਚ ਵੱਡੇ ਧੀਰਜ ਵਾਲੇ। “ਬਹੁਤੇ ਸੁੰਦਰ। “ਚੰਗੇ ਸੁਭਾਵ 
ਵਾਲੇ। 
ਗੱਲਾਂ ਵਿੱਚ। “ਕੱਦ (ਵੱਡਾ)। 


'ਬਹੁਤਾ। 


'ਝੁਰ ਝੁਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 519 


ਪੁਰ ਰਾਮਦਾਸ ਭੇ ਜਮਾਂ ਆਣਿ ॥੧੯॥ 
ਗੁਰੁ ਹਰਿ ਗੁਬਿੰਦ ਕਰ ਧਰਿ ਕਪੋਲ'। 
ਅਤਿ ਸੋਚ ਰਹੇ ਥੇ ਹੂੰ ਅਲੋਲਾ। 

ਪਿਖਿ ਬਾਬੇ ਬੁੱਢੇ ਸਮ ਬਸ਼ਿਸ਼ਟ। 


ਢਿਗ ਬੈਠ ਸਮੋਧੇ' ਗਜਾਨ ਦਿਸ਼ਟਿ” ॥੨੦॥ 


ਗੁਰੁ ਅਰਜਨ ਨਹਿ ਭੇ ਸੋਚ ਜੋਗ। 

ਜਿਨ ਸੁਜੱਸ ਬਿਥਾਰਯੋ ਤਿਹੂੰ ਲੋਗ। 

ਬਹੁ ਤਾਲ ਬਾਵਲੀ ਕੂਪ' ਲਾਇ। 

ਰਚਿ ਧਰਮ ਥਾਨ ਕਸਬੇ' ਬਸਾਇ ॥੨੧॥ 
ਪਤਤਾਵਲਿ' ਤਾਰਨ ਹੇਤ ਭਾਰ। 

ਤੀਰਥ ਬਿਦਤਾਏ ਅਤਿ ਉਦਾਰ। 

ਹਿਤ ਭਵਸਿੰਧੁ ਤਾਰਨ ਸਿਖਨ ਗੋਤ'। 
ਗੁਰੁ ਗ੍ਰੰਥ ਬੇਦਿ ਵਰ ਰਚਯੋ ਪੋਤ' ॥ ੨੨ ॥ 
ਗਤਿ' ਬੂ ਹਮ ਗਯਾਨੀ ਕੀ ਦਿਖਾਇ। 
ਸਿਰ ਸ਼ਤਰੂ' ਕੇ ਕਾਲੋਕ ਲਾਇ। 

ਤਨ ਤਜਯੋ ਭਏ ਜਲ ਰੂਪ ਏਸ'। 

ਜਿਮ ਰਾਮ ਚੰਦ ਸਰਜੂ ਵਿਖੇ ਸੁ' ॥੨੩॥ 
ਸਿਖ ਅਨਗਨ ਕੋ ਵਹਿ ਗਏ ਤਾਰ। 

ਨਹਿ ਸੋਚਨ ਜੋਗ ਸੁ ਲਿਹੁ ਵਿਚਾਰ। 

ਫਲ ਪੁੰਨ ਪੁੰਜ' ਤਨ ਮਨੁਖ ਪਾਇ। 

ਜੋ ਬਿਸ਼ਯੋਂ ਮੇਂ ਜਨ ਗੇ ਗਮਾਇ' ॥੨੪॥ 
ਨਹਿ ਭਗਤਿ ਜੋਗ ਵੈਰਾਗ ਗਜਾਨ। 
ਸਾਧਯੋ, ਨਹਿ ਸਿਰ ਲੌ ਦਯੋ ਦਾਨ। 

ਨਹਿ ਧਰਮ ਜੁਧ ਕਰਿ ਸੀਸ ਦੀਨ। 
ਨਹਿ ਭਏ ਹਕੀਕੀ ਇਸ਼ਕ ਮੀਨ' ॥੨੫॥ 
ਨਰ ਤਨ ਜਿਨ ਦਯੋ ਬਿਅਰਥ ਖੋਇ। 
ਵਹਿ ਸੋਚਨ ਜੋਗੂ ਸਬੈ ਹੋਇ। 

ਨਹਿ ਜਪਜੋ ਨਾਮ ਗੁਰੁ ਸਿੱਖ ਹੋਇ। 
ਸਤਸੰਗਿ ਨ ਕੀਨੋ ਪੁਰਬ ਕੋਇ ॥ ੨੬॥ 


'ਗੱਲ੍ਹ 'ਤੇ ਹੱਥਰੱਖ ਕੇ। 
'ਟਿਕ ਕੇ। 


'ਸਮਝਾਇਆ। “ਗਿਆਨ ਦ੍ਰਿਸ਼ਟੀ (ਵਾਲੇ ਗੁਰੂ ਹਰਿਗੋਬਿੰਦ 


ਜੀ ਨੂੰ)। 


'ਖੂਹ। 
ਛੋਟੇ ਸ਼ਹਿਰ। 
'ਪਾਪੀਆਂ ਦੀਆਂ ਕਤਾਰਾਂ। 


'ਸਿੱਖਾਂ ਦੀ ਕੌਮ ਨੂੰ। 

'ਵੇਦਾਂ ਤੋਂ ਵੀ ਸ੍ਰੇਸ਼ਟ ਜਹਾਜ਼ ਰੂਪ। 
'ਰੀਤੀ। 

'ਵੈਰੀ। 

'ਇਸ ਤਰ੍ਹਾਂ। 

'ਸਰਜੂ (ਨਦੀ) ਵਿੱਚ। 


ਸਮੂੰਹ ਪੁੰਨਾਂ ਦੇ ਫਲ ਕਰਕੇ। 
'ਗਵਾ ਗਏ। 





520 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਹਿ ਦਸਵੰਧ ਦੀਨੋ ਗੁਰੂ ਹੇਤ। 

ਵਹਿ ਮੂਰਖ ਸੋਚਨ ਜੋਗ ਜੇਤ'। 

ਜਿਨ ਹੂ ਅਤੀਤ' ਧਨ ਜਮ੍ਹਾਂ ਕੀਨ। 

ਹੈ ਗ੍ਰਿਸਤੀ ਸੰਤ ਨ ਸੇਵ ਕੀਨ ॥੨੭॥ 

ਢਿਗ ਹੋਵਤ ਮੰਗਤੈਂ ਦਿਯ ਜਵਾਬ। 

ਤਨ ਮਨ ਧਨ ਖੋਯੋਂ ਮਗ ਖਰਾਬ। 

ਗੁਨ ਤਜਿ ਅਵਗਨ ਗਹਿ ਕੀਨ ਨਿਦ। 

ਨਹਿ ਬੁਹਮਾਤਮ ਦਿਢ' ਜਾਂਹਿ ਬਿੰਦ! ॥੨੮॥ 

ਨਹਿ ਮਹਿਮਾਂ ਗੁਰੁ ਕੀ ਕਰੀ ਸੇਵ। 

ਵਹਿ ਜਨ ਜਢ' ਸੋਚਨ ਜੋਗ ਏਵ”। 

ਨਹਿ ਬਿਪਤਾ ਮੈਂ ਜਿਨਿ ਗਹਜੋ ਧੈਰ'। 

ਨਹਿ ਨਿਜ ਸ਼ੱਤ੍ਰ ਤੈ ਲਯੋ ਬੈਰ ॥ ੨੯॥ 

ਪਰਮਾਰਥ ਨਹਿ ਉਪਕਾਰ ਕੀਨ। 

ਨਿਜ ਸ੍ਰਾਰਥ ਹੀ ਸੈ' ਰਹਯੋ ਦੀਨ”। '਼ੁਦਗਰਜ਼ੀ ਵਿੱਚ। “ਦੁਖੀ ਰਿਹਾ। 
ਨਹਿ ਸੰਤ ਮਾਤ ਪਿਤ ਕਰੀ ਸੇਵ। 

ਵਹਿ ਸੋਚਨੀਯ ਜਨ ਹੈ ਅਭੇਵ' ॥ ੩੦ ॥ 'ਲਗਾਤਾਰ। 
ਇਤਯਾਦਿਕ ਬਾਤੈਂ ਧਰਮ ਕੇਰ। 

ਕਹਿ ਬੁੱਢੇ ਦੈ ਕਰਿ ਧੀਰ ਫੇਰ। 

ਗੁਰੂ ਗੁੰਥ ਪਢਾਯੋ ਗੁਰੁ ਨਮਿੱਤ। 

ਸਬਿ ਲੋਕਕ ਬੈਦਕ ਕਰੀ ਕ੍ਰਿਤ' ॥ ੩੧॥ 'ਦੁਨਿਆਵੀ ਤੇ ਧਾਰਮਿਕਰੀਤੀ ਕੀਤੀ। 
ਥਹੁ ਅਸਨ' ਬਸਨ? ਅੱਸ੍ਹਾਂ ਗੁਰੂ ਹੇਤ। 'ਭੋਜਨ। “ਬਸਤੁ। 'ਘੋੜਾ। 
ਗੁਰੁ ਬੁੰਗੇ ਭਏ ਅਕਾਲ ਦੇਤ। 


ਯਹਿ ਨੀਕ ਚਲਾਯੋ ਤਬਿ ਰਵਾਜ ॥ ੩੨॥ 

ਬਰ ਦੀਨੋ ਜੋ ਸਿਖ ਸਿਖ ਨਮਿੱਤ। 
ਅਸਵਾਰੀ ਪੋਸ਼ਸ਼' ਦੈਂਹ ਬਿੱਤ”। 

ਵਹਿ ਪ੍ਰਾਨੀ ਫਲ ਤਿੰਹਿ ਪਾਇਂ ਖਾਸ। 

ਲਹਿ ਸੁਗਤਿ' ਨ ਜਮ ਕਾ ਪਿਥੈਂ ਤਾਸ ॥੩੩॥ 
ਪੁਨ ਬਾਬੇ ਬੁੱਢੇ ਸਿੱਖ ਬਟੋਰ'। 

ਹਿਤ ਤਿਲਕ ਦੇਨ ਕਿਯ ਮਤਾ ਗੌਰ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 52; 


ਮਿਲਿ ਭਾਈ ਸਾਲੋ ਜੀ ਗੁਰਦਾਸ। 

ਬੂਲਾ ਅਰੁ ਬਹਿਲੋ, ਭਗਤੂ ਖਾਸ ॥ ੩੪ ॥ 

ਜੇਠਾ, ਪੈਰਾਣਾ, ਅਰਥ ਮੱਲ। 

ਬਿਧੀਆ, ਲੌਭਾਹਾ ਪੈੜਾ ਭੱਲ। 

ਇਤਯਾਦਿਕ ਸਿੱਖਨ ਸਭਾ ਲਾਇ। 

ਬੈਠਾਯੋ ਗੁਰੁ ਕੋ ਉੱਚ ਥਾਇ ॥ ੨੫॥ 

ਤਬਿ ਬਾਬੇ ਬੁੱਢੇ ਤਿਲਕ ਕੀਨ। 

ਕੁੰਕਮ' ਮਦ? ਚੰਦਨ ਕੇਰ ਚੀਨ। 'ਕੇਸਰ। “ਕਸਤੂਰੀ। (ਸੰ: ਮ੍ਰਿਗ ਮਦ ਦਾ ਸੰਖੇਪ) 

ਗੁਰੁ ਮਾਮੇ ਮਊ ਗ੍ਰਾਮ ਵਾਰ। 

ਦਸਤਾਰ ਦਈ ਬਡ ਮੋਲ ਵਾਰ ॥ ੩੬ ॥ 

ਪੁਨ ਭੱਲੇ ਤੇਹਣ ਆਦਿ ਸਬਿਨਿ। 

ਪਗਰੀ ਦੋਸ਼ਾਲੇ ਦਏ ਤਵਨ'। ਤਿਨ੍ਹਾਂ ਨੇ। 

ਪੁਨ ਸਬੈ ਮਸੰਦਨ ਹੋ ਅਗਾਰਿ। 

ਦਈ ਸੇਲੀ' ਟੋਪੀ ਮਾਲ ਸਾਰ2 ॥੨੩੭॥ 'ਕਾਲੀ ਉੱਨ ਜਾਂਰੇਸ਼ਮ ਦੀ ਗੁੰਦਵੀਂ ਇਕਰੱਸੀ, ਜਿਸ ਨੂੰ 
ਵਾਂਗ ਗਲ ਵਿੱਚ ਪਹਿਨਦੇ ਹਨ। “ਚੰਗੀ ਮਾਲਾ। 

ਵਹਿ ਲੈ ਕਰਿ ਗੁਰੁ ਸਿਤਕਾਰ ਸਾਥ। 

ਧਰਿ ਚੌਕੀ ਪਰ ਤਿੰਹਿ ਟੇਕ ਮਾਥ। 

ਇਕ ਤੇਗ ਬੇਗ ਬ੍ਰਿੱਧ ਤੈ' ਮੰਗਾਇ। '(ਬਾਬਾ) ਬੁੱਢਾ ਜੀ ਤੋਂ। 

ਭਾਖਯੋ ਇਹੁ ਮਮ ਗਰ ਦੇਹੁ ਪਾਇ ॥੩੮॥ 

ਥਾ ਬਾਬਾ ਬੁੱਢਾ ਅਤੀ ਬ੍ਰਿੱਧ। 

ਪੁਰ' ਕਰਾਮਾਤ ਬਖਯਾਤ ਸਿੱਧ। 'ਭਰੇ ਹੋਏ। 

ਬਡ ਉਮਰ ਸਵਾ ਸੌ ਬਰਸ ਕੇਰ। 

ਤਪਸੀ ਅਤਿ ਲਖਤ ਨ ਏਰ ਫੇਰ' ॥ ੩੯ ॥ ਹੇਰ ਫੇਰ, ਵਲ ਛਲ। 

ਉਨਿ ਤੇਗ ਦਾਹਿਨੇ' ਦਈ ਪਾਇ। 'ਸੱਜੇ (ਮੋਢੇ ਉਪਰ)। 

ਨਹਿ ਬਦਲਾਵਨ ਗੁਰੁ ਦਈ ਸਾਇ'। 'ਉਹ (ਤਲਵਾਰ)। 

ਪੁਨ ਦੁਤੀ ਤੇਗ ਕਰਿ ਨਮੋ ਧਾਰ'। 'ਪਾ ਲਈ। 

ਜੁਗ' ਮੀਰੀ? ਪੀਰੀ” ਕੀ ਉਚਾਰ ॥੪੦॥ 'ਦੋ (ਤਲਵਾਰਾਂ)। “ਪਾਤਸ਼ਾਹੀ ਦੀ। “ਫਕੀਰੀ ਦੀ। 

ਤਬਿ ਸਭਾ ਮੱਧ ਗੁਰ ਕਹਯੋ ਏਹ। 

ਹਮ ਸ਼ਸਤ੍ਰ ਸੋਂ ਪਿਤ ਬੈਰ ਲੇੱਹ। 





ਘਨ, ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਕਰਾਮਾਤ ਗੁਰੁ ਘਰੈ ਰੱਖ'। 
ਚੰਦੂ ਕਾ ਛੋਡੈਂ ਨਾਹਿ ਕੱਖ ॥੪੧॥ 
ਮੁਖ ਕਾਲਾ ਕਰਿ ਸਿਰ ਜੂਤ ਮਾਰ। 
ਖੁਲਵਾਇ ਸਗਾਂ ਸੋਂ" ਕਰਿ ਖ੍ਹਾਰ। 
ਜੇ ਹਤੋਂ ਨ' ਤਿਹ ਇਮ ਕਰਿ ਬਿਹਾਲ। 


ਤੌ ਲਗੈ ਪਾਪ ਮੁਹਿ ਅਸ ਕਰਾਲ' ॥੪੨॥ 


ਜੋ ਗੁਰੁ ਬੇਮੁਖੁ ਐ ਨਿੰਦਕ ਤਾਂਇ। 
ਕ੍ਰਿਤਘਨ' ਮਿਤ ਧੋਹੀ? ਜ਼ਹਰ ਦਾਇ”। 


ਅਕਾਰਣ ਦ੍ਰੋਹੀ' ਕੁਲਹਿ ਘਾਤ”। 


ਖਲਵਾਰੈਂ ਨਗਰ ਦਹਿ' ਕੁਜਾਤ ॥ ੪੩ ॥ 
ਪਰ ਧਨ ਤਿਯ ਧਰ ਘਰ ਛਿਨਤ ਜੋਇ'। 
ਪਰ ਸੰਪਤਿ' ਕੋ ਪਿੱਖਿ ਦੁਖੀ ਹੋਇ। 
ਦੁਖਦਾਯਕ ਕੁਲ ਨਿਜ ਪਿਤਾ ਮਾਤ। 


ਪਰ ਛਿਦ੍ਰ' ਤਕੈ ਬਿਸ੍ਹਾਸ ਘਾਤ” ॥੪੪॥ 


ਇਤਯਾਦਕ ਹੈਂ ਜੋ ਮਹਾਂ ਪਾਪ। 

ਸਬਿ ਲਗੈਂ ਮੁਝੈ ਸਹਿ ਸੰਤ ਸਾਪ'। 

ਜੌ ਮੈਂ ਚੰਦੂ ਕੋ ਨਾਂਹਿ ਮਾਰਿ। 
ਰਖਵੈਹੈਂ ਭੌਰਵ ਨਰਕ ਡਾਰਿ' ॥ ੪੫॥ 
ਤੌ ਮੈਂ ਗੁਰੁ ਅਰਜਨ ਕੇਰ ਪੂਤ। 

ਕਿਉ ਕਰਿ ਬਿਦਤੈਹੌਂ ਗੁਰੁ ਸਪੂਤ। 

ਯਹਿ ਜੋ ਪੁਤਗਯਾ' ਹਮੈ ਕੀਨ। 

ਗੁਰੁ ਨਾਨਕ ਪੂਰਨ ਕਰੈਂ ਪੀਨ' ॥੪੬॥ 
ਇਮ ਸਪਤ' ਕਰੀ" ਜਬਿ ਗੁਰੁ ਬਿਸਾਲ। 


'ਕੱਤਿਆਂ ਨਾਲ। 
'ਨਾ ਮਾਰਾਂ। 
।'ਭਿਆਨਕ। 


'ਕੀਤੇ ਉਪਕਾਰਾਂ ਨੂੰ ਭੁਲਾ ਦੇਣ ਵਾਲਾ। “ਮਿਤ੍ਰ ਨਾਲ ਧੋਖਾ 
ਕਰਨ ਵਾਲਾ। “ਜ਼ਹਿਰ ਦੇਣ ਵਾਲਾ। 

'ਬਿਨਾਂ ਕਾਰਣ ਤੋਂ ਛਲ ਕਰਨ ਵਾਲਾ। “ਕੁਲ ਦਾ ਨਾਸ ਕਰਨ 
ਵਾਲਾ। 

(ਨੂੰ) ਸਾੜਨ ਵਾਲਾ। 

'ਜੋ ਖੋਹ ਲੈਂਦਾ ਹੈ। 

'ਬਿਭੂਤੀ, ਸਮੱਗ੍ਰੀ। 


'ਦੋਸ਼। “ਭਰੋਸਾ ਦੇ ਕੇ ਮਾਰ ਦੇਣ ਵਾਲਾ। 
'ਸ੍ਰਾਪ। 


'ਜੇ ਚੰਦੂ ਨੂੰ ਮਾਰ ਕੇ ਭਿਆਨਕ ਨਰਕ ਵਿੱਚ ਸੁੱਟ ਕੇ ਨਾ ਰੱਖਾਂ। 


'ਪੁਣ। 

'ਵੱਡਾ। 

'ਸੁਗੰਧ, ਸਹੁੰ। “ਇਥੇ ਸਤਿਗੁਰਾਂ ਵੱਲੋਂ ਪਿਤਾ ਦਾ ਵੈਰ ਲੈਣ 
ਲਈ ਪ੍ਰਤੱਗਿਆ ਤੇ ਸੁਗੰਧਾਂ ਆਦਿ ਦਾ ਜ਼ਿਕਰ ਕਵੀ ਜੀ ਕਰ 
ਰਹੇ ਹਨ। ਇਸ ਦਾ ਮਤਲਬ ਦੁਨਿਆਵੀ ਲੋਕਾਂ ਵਰਗੇ ਬਦਲੇ 
ਲੈਣ ਵਾਲੇ ਜਜ਼ਬਾਤ ਦਾ ਵਰਣਨ ਨਹੀਂ, ਸਗੋਂ ਸਤਿਗੁਰਾਂ ਦੀ 
ਬੀਰ ਰਸੀ ਬ੍ਰਿਤੀ ਨੂੰ ਦਿਖਾ ਰਹੇ ਹਨ। ਸਤਿਗੁਰਾਂ ਦੇ ਰਿਦੇ 
ਅੰਦਰ ਵੈਰ ਦਾ ਨਿਵਾਸ ਨਹੀਂ ਸੀ ਪਰ 'ਉਤਸ਼ਾਹ' ਜੋ ਬੀਰ ਰਸ 
ਦਾ ਸਥਾਈ ਭਾਵ ਹੈ- ਅੰਦਰੋਂ ਬੀਰ ਰਸ ਦਾ ਹੁਲਾਰਾ ਮਾਰ 
ਰਿਹਾ ਸੀ। ਹਜ਼ੂਰ ਦਾ ਮਨਸ਼ਾ ਕੇਵਲ ਚੰਦੂ ਨੂੰ ਮਾਰ ਕੇ ਉਸ ਤੋਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 523 


ਭੁਜ' ਅਧਰ? ਫਰਕ ਭੇ ਨੈਨ ਲਾਲ। 

ਸੁਨਿ ਪੇਖਿ ਸਿੱਖ ਸਿਦਕੀ ਕਮਾਲ'। 

ਖੁਸ਼ ਭਏ ਕਹੇਂ ਹੂ ਇਸੀ ਢਾਲ ॥੪੭॥ 
ਕੁਛ ਕਾਇਰ ਕੂਰਨ' ਪਰੀ ਸੋਚ। 

ਜੇਰਖਤ ਸ਼ੱਤ੍ਤਾ ਡਰੇ ਪੋਚ'। 

ਪੁਨ ਸੰਗਤਿ ਪੁਤਿ ਗੁਰੁ ਕਹਯੋ ਵਾਕ। 
ਲਯਾਵਹੁ ਸੁੱਚ ਸ਼ਸਤੁ ਅੱਸੂ ਚਲਾਕ ॥ ੪੮ ॥ 
ਯਹਿ ਭੇਟਾ ਦੈ ਹੈ ਸਿਖ ਜੋਇ। 

ਫਲ ਚਾਰ ਲਹੈ ਗੁਰੁ ਘਰੋਂ ਸੋਇ। 


ਪਿਤਾ ਦਾ ਬਦਲਾ ਲੈਣਾ ਹੀ ਨਹੀਂ ਸੀ। ਜੇ ਇਹ ਗੱਲ ਹੁੰਦੀ ਤਾਂ 
ਚੰਦੂ ਨੂੰ ਬੁਰੀ ਹਾਲਤ ਕਰ ਕੇ ਮਾਰ ਦੇਣ ਤੋਂ ਬਾਦ ਸ਼ਸਤ੍ਰ ਧਾਰਨ 
ਤੇ ਜੰਗਾਂ ਜੁੱਧਾਂ ਦਾ ਪ੍ਰੋਗਰਾਮ ਮੁੱਕ ਜਾਣਾ ਚਾਹੀਦਾ ਸੀ, ਪਰ ਜੰਗ 
ਸਾਰੇ ਮਗਰੋਂ ਹੀ ਹੋਏ ਹਨ। ਇਸ ਲਈ ਜਦ ਸਤਿਗੁਰਾਂ 
ਤੱਕਿਆ ਕਿ ਸ਼ਾਂਤ ਸਰੂਪ ਪੰਚਮ ਪਾਤਸ਼ਾਹ ਜੀ ਦੇ ਸਹਾਰਾ ਤੇ 
ਸ਼ਾਂਤੀ ਵਿੱਚ ਰਹਿ ਕੇ ਦੁੱਖ ਝੱਲਣ ਦਾ ਜ਼ਾਲਮਾਂ ਅਤੇ 
ਜਰਵਾਣਿਆਂ 'ਤੇ ਕੋਈ ਅਸਰ ਨਹੀਂ ਪੈ ਰਿਹਾ ਤਾਂ ਸ਼ਾਂਤ-ਰਸ 
ਦੀ ਰੱਖਿਆ ਲਈ ਬੀਰ-ਰਸ ਨੂੰ ਪ੍ਰਚਾਰਨ ਦਾ ਪੁੱਣ ਕੀਤਾ। 
ਪਿਤਾ ਜੀ ਦੀ ਸ਼ਹੀਦੀ ਡਰ ਦੇਣ ਵਾਲੀ ਸੀ ਪਰ ਮਹਾਂ ਬਲੀ ਸ੍ਰੀ 
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਬਾਲ ਉਮਰ ਵਿੱਚ 
ਹੀ ਮਹਾਨ ਨਿਰਭੈਤਾ ਤੇ ਅਣਹੋਣੀ ਨੂੰ ਹੋਣੀ ਕਰ ਦੇਣ ਦੀ 
ਸਮਰੱਥਾ ਪੁਗਟ ਕੀਤੀ। ਇਹ ਉਹਨਾਂ ਦੀ ਮਹਾਨਤਾ, 
ਪ੍ਬੀਨਤਾ ਤੇ ਉਚਿਆਈ ਦੀ ਦਲੀਲ ਹੈ। ਹਿਰਾਤ ਤੇ 
ਬਿੰਧਜਾਚਲੋਂ ਪਾਰ ਤੱਕ ਇਕ ਪੱਕੀ ਪਾਤਸ਼ਾਹੀ ਦੇ ਮਾਲਕ, 
ਖ਼ਜ਼ਾਨਿਆਂ ਤੇ ਅਣਗਿਣਤ ਫੌਜਾਂ ਵਾਲੇ ਪ੍ਰਬਲ ਤੇਜ ਪੁੁਤਾਪੀ 
ਬਾਦਸ਼ਾਹ ਦੇ ਸਾਹਮਣੇ ਇਕ ਫਕੀਰੀ ਗੱਦੀ 'ਤੇ ਬੈਠ ਕੇ ਬੇ- 
ਫ਼ੌਜ, ਬੇ-ਮੁਲਕ ਤੇ ਬੇ-ਖ਼ਜ਼ਾਨਾ ਵਿਅਕਤੀ ਦੇ ਰੂਪ ਵਿੱਚ 
ਬੀਰ-ਰਸ ਧਾਰਨ ਤੇਰਾਜ ਪਲਟਾ ਦੇਣ ਦਾ ਪੁਣ ਕਰਨਾ 
ਦੀ ਉੱਚਤਾ ਤੇ ਮਹਾਨਤਾ ਦਾ ਲੱਛਣ ਹੈ। ਗੁਰੂ ਜੀ ਦੇ ਦਿਲ 
ਅੰਦਰ ਮੁਲਕਗੀਰੀ ਦੀ ਹਵਸ, ਰਾਜ ਦਾ ਲੋਭ ਤੇ ਨੀਵੇਂ ਬਦਲੇ 
ਲੈਣ ਦੀ ਬ੍ਰਿਤੀ ਨਹੀਂ ਸੀ ਪਰ ਦਬੇਲ ਪਰਜਾ ਵਿੱਚ ਧਰਮ ਦਾ 
ਭਾਵ, ਸੱਚਾਈ, ਆਨ ਸ਼ਾਨ ਤੇ ਬੀਰ-ਰਸ ਭਰ ਕੇ ਸੁਤੰਤਰਤਾ 
ਦੇਣ ਦੇ ਅਸੂਲ ਨੂੰ ਪਾਲਣ ਦਾ ਆਦਰਸ਼ ਕੰਮ ਕਰ ਰਿਹਾ ਸੀ। 
ਇਹ ਸਭ ਕੁਝ ਉਹਨਾਂ ਆਪਣੇ ਕ੍ਰਾਂਤੀਕਾਰੀ ਜੀਵਨ ਵਿੱਚ 
ਮੂਰਤੀਮਾਨ ਕਰ ਦਿਖਾਇਆ। 

'ਬਾਹਾਂ। “ਬੁੱਲ੍ਹ। 

'ਪੂਰਨ। 


'ਝੁਠਿਆਂ ਨੂੰ। 
'ਨੀਚ। 





524 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਿਰ ਲਿਖੇ ਹੁਕਮ ਨਾਮੇ ਅਪਾਰ। 

ਸਿਖ ਲਯਾਏ ਭੇਟਾ ਮੋਦ ਧਾਰ ॥ ੪੯ ॥ 
ਗੁਰੁ ਪੇਖਿ ਖੁਸ਼ੀ ਹੋ ਕਰਿ ਬਿਸਾਲ। 

ਨਿਜ ਸਿੱਖਨ ਕੋ ਕੀਨੋ ਨਿਹਾਲ। 

ਜਬਿ ਦੇਸ ਦੇਸ ਯਹਿ ਸੁਨੀ ਬਾਤ। 

ਗੁਰੁ ਕੀਨ ਪਰਤਗਯਾ ਐਸ ਭਾਂਤਿ ॥੫੦॥ 
ਤਬਿ ਸਿੱਖ ਸਭੈ ਅਤਿ ਜੋਰ ਲਾਇ। 

ਧਨ ਅਸੂ ਹਥਯਾਰ ਅਪਾਰ ਲਜਾਇ। 
ਅਰਪੈਂ, ਪੁਨ ਖੁਸ਼ ਹੂ ਰਹੈਂ ਪਾਸ। 

ਬਹੁ ਸਸਤ੍ਰ ਬਿੱਦਯਾ ਸਿਖੈਂ ਖਾਸ ॥੫੧॥ 
ਦਿਨ ਥੋਰ ਵੀਚ ਬਡ ਭਾ ਜ਼ਹੂਰ'। 

ਧਨ ਸੰਗ ਖਜਾਨੇ ਗਏ ਪੂਰ। 

ਅਸੂ ਸ਼ਸਤ੍ਰ ਆਏ ਬੇਸ਼ੁਮਾਰ। 

ਬਹੁ ਜ਼ੇਵਰ ਜਰੇ ਜਰਾਉ ਚਾਰੁ' ॥ ੫੨ ॥ 
ਗੁਰਿ ਘਨੀ ਅਨੀ' ਰਖ ਲਈ ਫੇਰ। 
ਨਿਤ ਚਢਿ ਬਨ ਮੈਂ ਖੇਲੈਂ ਅਖੇਰ'। 

ਲੈ ਸੰਗ ਸ਼ਿਕਾਰੀ ਸ੍ਰਾਂਨ' ਸਾਜ਼”। 

ਬਹੁ ਲਗਰ' ਝਗਰ£ ਸ਼ਿਕਰੇ” ਸੁ ਬਾਜ ॥ ੫੩॥ 


ਜੁਰਰੇ' ਕੁਹੀ? ਚੀਤੇ ਸਯਾਹ ਗੋਸ਼ਾਂ। 


ਬਨ ਜੀਵਨ ਕੀ ਜੁ ਭੁਲਾਤ ਹੋਸ਼। 
ਮ੍ਰਿਗ' ਸਿੰਘ” ਸਸੇ” ਪਾੜੇ'' ਝਿੰਖਾਰ””। 


ਗੁਰੁ ਮੁਕਤਿ ਕਰੈਂ ਹਤ ਕੈ ਅਪਾਰ ॥੫੪॥ 


ਵੱਡਾ ਪ੍ਰਤਾਪ ਹੋ ਗਿਆ। 


ਸੁੰਦਰ ਜੜਾਉ ਜੜੇ ਬਹੁਤ ਗਹਿਣੇ। 

'ਬਹੁਤੀ ਫੌਜ। 

'ਸ਼ਿਕਾਰ। 

'ਕੁੱਤੇ। “ਸਾਮਾਨ। 

'ਲਗੜ=ਇਕ ਸ਼ਿਕਾਰੀ ਪੰਛੀ ਜੋ ਕਾਲੀ ਅੱਖ ਵਾਲਾ ਹੁੰਦਾ ਹੈ। 
ਇਹ ਝਗੜ ਪੰਛੀ ਦੀ ਮਦੀਨ ਹੈ, ਇਸ ਦਾ ਕੱਦ ਝਗੜ ਨਾਲੋਂ 
ਵੱਡਾ ਹੁੰਦਾ ਹੈ। “ਝਗੜ ਇਕ ਸ਼ਿਕਾਰੀ ਪੰਛੀ ਜੋ ਲਗੜ ਦਾ ਨਰ 
ਹੁੰਦਾ ਹੈ। “ਸ਼ਿਕਰਾ=ਗੁਲਾਬੀ ਅੱਖ ਵਾਲਾ ਇਕ ਸ਼ਿਕਾਰੀ ਪੰਛੀ 
ਜੋ ਬਾਸ਼ੇ ਤੋਂ ਛੋਟਾ ਹੁੰਦਾ ਹੈ। ਇਹ ਮਦੀਨ ਹੈ, ਇਸ ਦੇ ਨਰ ਦਾ 
ਨਾਉਂ 'ਚਚਕ' ਜਾਂ 'ਚਿਪਕ' ਹੈ। 
'ਜੁਰਰਾ=ਇਹ ਬਾਜ਼ ਦਾ ਨਰ ਹੈ, ਇਸ ਦਾ ਕੱਦ ਬਾਜ਼ ਨਾਲੋਂ 
ਛੋਟਾ ਹੁੰਦਾ ਹੈ। -ਕੁਹੀ=ਕਾਲੀ ਅੱਖ ਵਾਲਾ ਬਾਜ਼ ਦੀ ਕਿਸਮ ਦਾ 
ਇਕ ਸ਼ਿਕਾਰੀ ਪੰਛੀ। ਇਹ ਮਦੀਨ ਹੈ। ਇਸ ਦੇ ਨਰ ਦਾ 
ਨਾਉਂ 'ਕੋਹੀਲਾ' ਹੈ। ਇਸ ਦਾ ਰੰਗ ਸੁਰਖ਼ੀ ਮਿਲਿਆ ਕਾਲਾ 
ਹੈ। “ਕਾਲੇ ਕੰਨਾਂ ਵਾਲੇ ਚਿਤ੍ਰ 


'ਹਰਨ। “ਸ਼ੇਰ। 'ਸਹੇ। ''ਭੂਰੇਰੰਗ ਦੇ ਦੋ ਫ਼ੁੱਟ ਉੱਚੇ ਹਰਨ। 
25ਬਾਰਾਂ ਸਿੰਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 595 


ਪੁਨ ਸੁਧਾ ਸਰੋਵਰ ਤਟ ਬਿਸਾਲ। 

ਗੁਰੁ ਰਚਯੋ ਤਖਤ ਬੁੰਗਾ ਅਕਾਲ। 

ਸੁਭ ਹਾੜ ਸੁਦੀ ਦਸਮੀ ਸੁਧਾਇ। 

ਸੰਮਤ ਸੋਲਾਂ ਸੈ ਚੌਹਟ ਥਾਇ' ॥੫੫॥ 

ਬਡ ਭੂਖਨ ਸ਼ਸਤ੍ਰ ਬਸਤ੍ਰ ਸਾਜ। 

ਗੁਰੁ ਸੋਭਾ ਮੱਧ ਪਰ ਤਖਤ ਭ੍ਰਾਜ'। 
ਸਿਰਪੇਚ' ਜਿਗ੍ਹਾ ਕਲਗੀ ਸੁਹਾਇ। 

ਜਿਹ ਦਮਕ ਚਮਕ ਦਾਮਨਿ ਲਜਾਇ!' ॥੫੬॥ 
ਉਰਿ ਮੁਕਤ ਮਾਲ ਉਡਗਨ ਲਜਾਤ'। 


ਸੂਤਿ ਕੁੰਡਲ ਲੋਲ ਕਪੋਲ ਲਸਾਤ'। 
ਕਰ ਕੰਕਨ ਕੰਚਨ ਖਚੇ ਹੀਰ'। 
ਪਿਖਿ ਛਾਪ ਛੱਲੇ ਤਜਿ ਇੰਦੂ ਧੀਰ ॥੫੭॥ 


ਬਡਰਤਨ ਜਟਤ ਧਨੁ ਕੰਧਿ' ਸਜਤ। 
ਜਿਹ ਪੇਖ ਸੁਰੌਦੂ ਧਨਖ ਲਜਤ। 


ਕਟ ਮੈਂ ਤੁਨੀਰ ਸਰ ਜਾਲ ਪੂਰ'। 

ਜਨ ਮ੍ਰਿਤੁ ਕੈਦ ਬੈਰੀਨ ਭੂਰ' ॥ ੫੮ ॥ 
ਗਰਿ ਧਰੀ ਭਗੌਤੀ ਜੁਗ ਬੁਲੋਦ'। 

ਜਨ ਕਾਲ ਜੀਭ ਕਰਿ ਰਖੀ ਬੰਦ। 

ਪਰ ਪ੍ਰਿਸ਼ਟ' ਢਾਲ ਸੋਭਿਤ ਬਿਸਾਲ। 

ਸਹਿ ਚਾਰੁ ਚੰਦ ਕਛੁ ਪਰੁਖ ਵਾਲਿ' ॥੫੯॥ 


ਨਵਰਤਨ ਕੇਰ ਕੰਠਾ ਸੁ ਕੰਠ'। 

ਜਨ ਨਵ ਗਹਿ ਰਾਖੇ ਪੋਇ ਗੰਠ'। 
ਅਬਦੁੱਲਾ ਢਾਢੀ ਜਸ ਸੁਨਾਇ। 

ਨਿਤ ਸਾਕੇ ਮਰਦਨ' ਐਸ ਭਾਇ ॥੬੦॥ 
ਸੁਨਿ ਕਾਯਰ ਭੀ ਹੂਂ ਸੂਰਬੀਰ। 

ਲਰ ਮਚੈਂ ਜੰਗ ਮੈਂ ਸ਼ਤ੍ਰ ਚੀਰ। 

ਸੁਨਿ ਸੁਜਸ ਗੁਰੂ ਕਾ ਸੁਭਟ' ਆਇ। 


'ਸੀ। 


'ਚਮਕ ਦਮਕ (ਨਾਲ ਬੈਠੇ)। 

'ਦਸਤਾਰ। 

'ਬਿਜਲੀ ਨੂੰ ਸ਼ਰਮਿੰਦਾ (ਕਰਦੀ ਹੈ)। 

'ਗਲ ਵਿੱਚ (ਸਜੀ) ਮੋਤੀਆਂ ਦੀ ਮਾਲਾ (ਵੇਖ ਕੇ) ਸਮੂੰਹ ਤਾਰੇ 
ਸ਼ਰਮਸਾਰ (ਹੁੰਦੇ ਹਨ)। 

'ਕੰਨਾਂ ਵਿੱਚ ਕੁੰਡਲ ਗੱਲ੍ਹਾਂ 'ਤੇ ਹਿਲਦੇ ਤੇ ਚਮਕਦੇ ਹਨ। 

ਹੱਥਾਂ ਵਿੱਚ ਸੋਨੇ ਦੇ ਕੜੇ ਹਨ (ਜਿਨ੍ਹਾਂ ਵਿੱਚ) ਹੀਰੇ ਜੜੇ ਹੋਏ 
ਹਨ। 


ਮੋਢੇ 'ਤੇ ਧਨੁਸ਼। 

'ਸ਼ਿਵ ਦਾ। 

'ਲੱਕ ਨਾਲ ਭੱਥਾ ਬਹੁਤੇ ਤੀਰਾਂ ਨਾਲ ਭਰਿਆ ਹੋਇਆ ਹੈ। 
'ਜਾਣੋ ਬਹੁਤੇ ਵੈਰੀਆਂ ਦੀ ਮੌਤ ਕੈਦ ਕੀਤੀ ਹੈ। 

ਦੋ ਵੱਡੀਆਂ ਤਲਵਾਰਾਂ। 


ਪਿੱਠ ਉੱਪਰ। 

'ਸੁੰਦਰ ਚੰਦ ਦੇ ਸਹਿਤ ਕੱਛੂ ਦੀ (ਪਿੱਠ ਵਾਂਗ) ਕਠੋਰਤਾ 
ਵਾਲੀ। (ਅ) ਕਛੁਪਰਖਵਾਲ ਪਾਠ ਮੰਨ ਕੇ ਕੱਛਪ (ਅਵਤਾਰ 
ਵਾਂਗ) ਰੱਖਿਆ ਕਕਨ ਵਾਲੀ। 

'ਗਲ ਵਿੱਚ। 

ਗੰਢ ਵਿੱਚ ਪ੍ਰੋ ਕੇ। 


'ਬਹਾਦਰਾਂ ਦੇ ਕਾਰਨਾਮੇ। 





526 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਢਿਗ ਰਹੈਂ ਗੁਰੂ ਕੇ ਮੋਦ ਪਾਇ ॥੬੧॥ 

ਗੁਰੁ ਸਬਿ ਕੋ ਅਸੂ ਹਥਯਾਰ ਦੇਤ। 

ਧਨੁ ਜ਼ੇਵਰ ਬਸਨ ਜੁ ਚਹੈ ਜੇਤ'। 

ਪ੍ਰਸ਼ਾਦ ਲੌਗਰੋਂ ਵਖਤ ਦੋਇ। 

ਛਕਵਾਵੈਂ ਬਹੁ ਬਿਧਿ ਮੋਦ ਹੋਇ ॥੬੨॥ 

ਸਿਖਰਾਵੈਂ ਬਿਦਯਾ ਸ਼ਸਤ ਕੇਰ। 

ਜੋ ਸਿਖ ਕਰਿ ਕਾਯਰ ਹੈਂ ਦਲੇਰ। 

ਯਹਿ ਦੇਸ ਦੇਸ ਜਬਿ ਭਈ ਸਾਰ'। 

ਚਲ ਅਏ ਬਹੁਤ ਇਸ ਇਲਮਵਾਰ ॥ ੬੨ ॥ 

ਗੁਰੁ ਧਨ ਬਾਂਛਿਤ ਸਬਿ ਤਈਂ ਦੇਹਿਂ। 

ਮਨ ਬਿਧੈ ਜੈਸ ਬਿਧਿ ਕਰੈਂ ਤੇਹਿਂ। 

ਦੋ ਵਕਤ ਥਿਰੈਂ ਦਰਵਾਰ ਲਾਇ। 

ਨਿਤ ਸੰਗ ਮਸੰਦਨ ਸਿਖ ਆਇ ॥੬੪॥ 

ਧਨ ਤੋਫੇ ਅਰਪੈਂ ਬੇਸ਼ੁਮਾਰ। 

ਗੁਰੁ ਘਰ ਤੇ ਫਲ ਲੈ ਜਾਹਿ ਚਾਰ। 

ਧਨ ਸਾਥ ਗੁਰੂ ਕੇ ਭਰੇ ਕੋਸ਼'। 'ਖ਼ਜ਼ਾਨੇ। 

ਜੋ ਪੇਖਿ ਧਨਦ' ਕੀ ਜਾਤ ਹੋਸ਼ ॥੬੫॥ 'ਕੁਬੇਰ (ਦੇਵਤਿਆਂ ਦਾ ਖ਼ਜ਼ਾਨਚੀ)। 
ਗੁਰੁ ਕੇਰ ਅਰੂਜ' ਨਮੂਜ” ਪੇਖਿ। ਤੁੱਕੀ। “ਨਾਮਵਰੀ, ਮਸ਼ਹੂਰੀ। 
ਇੰਦੂ ਭੀ ਲੱਜਤ ਹੂ ਬਿਸੇਖ। 

ਜੁਗ ਵਕਤ ਬਾਜ ਮੰਗਲ' ਜੁ ਬਜਤ। 'ਖੂਸ਼ੀ ਦੇ ਵਾਜੇ। 

ਸੁਨਿ ਨੌਬਤ ਗਰਜਨ ਮੇਘ ਲਜਤ ॥ ੬੬॥ 

ਅਸਮਾਨ ਵੀਚ ਫਰਰੈਂ! ਨਿਸ਼ਾਨ। 'ਬੂਲਦੇ ਹਨ। 

ਜਿਹ ਚਮਕ ਪੇਖਿ ਤੜਤਾ ਲਜਾਨ'। 'ਬਿਜਲੀ ਸ਼ਰਮਿੰਦਾ ਹੁੰਦੀ ਹੈ। 
ਗੁਰੁ ਸਭਾ ਪੇਖਿ ਸੁਰ ਸਭਾ ਲਜਤ। 

ਸੁਨਿ ਗਾਇਨ ਗੰਧੂਬ ਮੌਨ ਭਜਤ' ॥ ੬੭॥ 'ਚੁੱਪ ਹੋ ਜਾਂਦੇ ਹਨ। 

ਗੁਰ ਬਾਲ ਭਾਨ' ਬਿਦਤੇ ਸੁ ਜਗਤ। ਸਵੇਰ ਦੇ ਸੂਰਜ। 

ਕਲ ਕੰਜ' ਖਿਰੇ ਸਿਖ ਸੰਤ ਭਗਤ। 'ਸੁੰਦਰ ਕੰਵਲਾਂ (ਵਾਂਗ)। 

ਤਮ ਤਕ ਤੇਜ ਭੌ ਤਿੱਤ੍ਰ ਬਿੱਤ੍ਰ'। 'ਤੁਰਕਾਂ ਦੇ ਤੇਜ ਦਾ ਅਨ੍ਹੇਰਾ ਉਡ ਪੁਡ ਗਿਆ। 
ਖੁਸ਼ ਭਏ ਪਥਕ ਚਕਵਾਕ ਮਿੱਤ੍ਰ' ॥ ੬੮ ॥ ਗੁਰਾਂ ਦੇ ਮਿਤ੍ਹਾਂ ਰੂਪਰਾਹੀ ਤੇ ਚਕਵੇ। 
ਮੁਰਝਾਏ ਕੈਰਵ ਕੁਮਤਿ ਚੋਰ'। 'ਖੋਟੀ ਮਤਿ ਵਾਲੇ (ਪੁਰਸ਼) ਕਮੀਆਂ ਤੇ ਚੋਰਾਂ (ਵਾਂਗ) ਮੁਰਝਾ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 527 


ਗਏ। 

'ਚੰਦੂ ਰੂਪ ਚੰਦੂਮਾ ਫਿੱਕਾ ਪੈ ਗਿਆ ਸਣੇ (ਆਪਣੇ ਸਾਥੀਆਂ 

ਰੂਪ) ਚਕੋਰਾਂ ਦੇ। 

ਮਤ ਕਰਮ ਕਾਂਡ ਪਾਖੰਡ ਨਖਤ'। 'ਤਾਰਿਆਂ ਵਾਂਗ। 

ਲਟਗੇ' ਪਿਖਿ ਪੁਭਾ” ਗਜਾਨ ਭਗਤਿ ॥ ੬੯॥ __ 'ਛਪ ਗਏ। “ਸੋਭਾ। 

ਜਨ ਨਿੰਦਕ ਨਿਸਚਰ ਬਹੇ ਲੁਕ'। 'ਚੋਰਾਂ ਵਾਂਗ ਲੁਕ ਕੇ ਬੈਠ ਗਏ। (ਨਿਸਚਰ-ਨਿਸ-ਰਾਤ ਨੂੰ 
ਹੂ ਚਰ-ਵਿਚਰਨ ਵਾਲਾ=ਚੋਰ।) 

ਦੋਖੀ ਹੰਕਾਰੀ ਭੇ ਉਲੂਕ'। 'ਉੱਲੂ। 

ਸਿੱਖ ਸੰਗਤ ਸਜਨ ਜਗਤ ਐਨਾ। 'ਚੰਗੀ ਤਰ੍ਹਾਂ 

ਸੁਖ ਲਹਸੋ ਪ੍ਰਕਾਸ਼ੇ ਗਜਾਨ ਨੈਨ ॥ ੭੦ ॥ 

ਇਮ ਜਬਿ ਗੁਰੁ ਕਾ ਬਹੁ ਬਢਯੋ ਤੇਜ। 


ਭੌ ਮੰਦ ਚੰਦ ਚੰਦੂ ਸੁ ਚਕੋਰ'। 


'ਮਿਲ ਗਿਆ, ਫੈਲ ਗਿਆ। 


ਦਸਹੂੰ ਦਿਸ ਜਗ ਮੈਂ ਜਸ ਅਮੇਜ' ॥ ੭੧॥ 
ਦੋਹਰਾ: 

ਮਕਰ ਰਵੀ ਜਿਮ' ਗੁਰੂ ਕਾ, 
ਦਿਨ ਦਿਨ ਦੁਗਨ ਪੁਤਾਪ। 
ਬਢਨ ਲਗਜੋ ਜਯੋਂ ਜਗਤ ਪੈ, 
ਤਯੋਂ ਭਯੇ ਸਤ੍ਹਨ ਤਾਪ ॥ ੭੨॥ 
ਸਕੇ ਸਹਾਰ ਨ ਕੇਤੁ ਜਿਮ, 
ਗੁਸਨ ਹੇਤ ਉਪਚਾਰ'। 

ਕਰਤ, ਪੇਸ਼ ਨਹਿ ਚਰਤ ਕੁਛ', 
ਆਖਰ ਮਤਸਰ' ਧਾਰ ॥ ੭੨॥ 
ਗੁਰੁ ਪ੍ਰਤਗਜਾ ਜੋ ਕਰੀ, 

ਫਰੀ ਨ੍ਰਿਪਨ ਕੀ ਰੀਤਿ। 
ਮਿਹਰਵਾਨ ਸੁਤ ਪ੍ਰਿਥੀ ਸਸਿ, 
ਤਾਂ ਤੇ ਹੋਇ ਸਭੀਤਿ' ॥ ੭੪॥ 
ਚੰਦੂ ਮੰਦੂ ਪਾਸ ਤਿਨ, 
ਦੇਹਲੀ ਮੈਂ ਪੁਨ ਜਾਇ। 

ਬਾਤ ਬਨਾਇ ਸੁਨਾਇ ਬਹੁ, 
ਲੂਤੀ' ਦੀਨੀ ਲਾਇ ॥ ੭੫॥ 
ਆਗ ਲਾਗ ਕੀ ਜਾਗ ਕੈ', 
ਭੜਕੀ ਪੁਨ ਅਧਿਕਾਇ। 


'ਮਕਰਰਾਸ ਦੇ ਸੂਰਜ ਵਾਂਗ। 


'ਕੇਤੂ (ਗ੍ਰਹਿ) ਵਾਂਗ ਗੁਸਣ ਲਈ ਯਤਨ ਕਰਨ ਲੱਗੇ। 
'ਪਰ ਕੁਝ ਪੇਸ਼ ਨਹੀਂ ਚਲਦੀ। 
।ਈਰਖਾ। 





528 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਤਾ ਕੁਮਾਰੀ ਸਮੁਖ ਪਿਖਿ, 
ਪਠੀ ਬਜਾਰ ਸਹਾਇ' ॥ ੭੬॥ (ਉਸ ਅੱਗ ਦੀ) ਸਹਾਇਤਾ ਲਈ (ਮਾਨੋ ਇਹ) ਹਵਾ ਭੇਜੀ 


ਮਨ ਜਰ ਬਰ' ਕੋਇਲਾ ਭਯੋ, 

ਤਨ ਅਬਿ ਹੂੰ ਜਿਮ ਛਾਰੁ'। 

ਸੋ ਉਪਾਇ ਸਠ ਕਰੈਗੋ, 

ਰਾਵਨ ਜਯੋ ਹਠ ਧਾਰ ॥ ੭੭॥ 

ਜਾਂਹਿ ਮਜਬ ਕੁਲ ਪੁਰਸ਼ ਕਾ, 

ਭਯੋ ਚਹੈ ਜਬਿ ਨਾਸ। 

ਪੀਰ ਫਕੀਰਨ ਸਾਥ ਸੋ, 

ਕਰਤ ਬਾਦ ਬਕਾਵਾਸ ॥ ੭੮ ॥ 

ਸੋਊ ਨੀਕੀ ਲਗਤ ਤਿਹ 

ਜਾਂ ਤੇ ਹੋਇ ਬਿਨਾਸ। 

ਦੀਪ ਪਤੰਗ ਹੁਲਾਸ' ॥ ੭੯॥ ਜਿਵੇਂ ਮੱਛੀ ਕੁੰਡੀ ਨਿਗਲਦੀ ਹੈ ਅਤੇ ਪਤੰਗਾ ਦੀਵਾ ਦੇਖ ਕੇ 
ਖ਼ੁਸ਼ ਹੁੰਦਾ ਹੈ। 

ਜੋ ਕੁਛ ਭਾਵੀ ਕਰਯੋ ਢਹਿ, 

ਤੈਸੀ ਬੁਧਿ ਸਹਾਇ। 

ਪਿਖੋ ਕੰਸ ਪੁਥਾਇ' ॥੮੦॥ 

ਚੌਪਈ: 

ਮਿਹਰਵਾਨ ਤੈ ਸੁਨਿ ਬਹੁ ਬਾਤੈਂ। 

ਚੰਦੂ ਲਗਯੋ ਵਿਚਾਰਨ ਘਾਤੈ'। 

ਪਹਿਲੇ ਪਠੇ ਗੁਰੂ ਢਿਗ ਸਯਾਨੇ। 

ਨਾਤਾ ਲੇਹੁ ਬਾਦ' ਦਿਹੁ ਜਾਨੈ ॥੮੧॥ 

ਪਾਛੇ ਭਈ ਸੁ ਗਈ ਬਿਹਾਏ'। 

ਆਗੇ ਨੀਕੀ ਲੇਹੁ ਬਨਾਏ। 

ਦੈਹੋਂ ਧਨ ਅਨਗਨ ਸੰਗ ਬੇਟੀ। 

ਬਿਧਿ ਨੇ' ਲਿਖੀ ਸੁ ਜਾਤਿ ਨ ਮੇਟੀ ॥੮੨॥ 

ਬਾਦਸ਼ਾਹਿ ਢਿਗ ਕਾਮ ਜੁ ਹੋਈ। 

ਤੁਮਰਾ ਕਰਹੌਂ ਮਨ ਦੈ ਸੋਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮ ਹਮ ਸਾਕ ਬਨੈਂ ਜਬਿ ਗਾੜ੍ਹੇ। 

ਫਿਰ ਦੁਸ਼ਮਨ ਕੋ ਸਕੈ ਬਿਗਾੜੇ ॥੮੩॥ 
ਅਬਿ ਭੀ ਬਾਤ ਲੇਹੁ ਮਮ ਮਾਨੀ। 

ਗਿਰੇ ਬੇਰ ਕੁਛ ਭਈ ਨ ਹਾਨੀ। 
ਰਾਜਨੀਤਿ ਤੁਮ ਪਢੀ ਕਿ ਨਾਂਹੀ। 

ਮੇਲ ਰਖਨ ਸਮ ਨੀਕ ਨ ਕਾਹੀ' ॥੮੪॥ 
ਗੁਰੁ, ਪੰਡਿਤ, ਕਵਿ, ਬੈਦ, ਅੰਮੀਰ। 
ਯਾਰ, ਰਸੋਈਆ, ਬਿਪ', ਫਕੀਰ। 
ਬੇਟਾ, ਬਨਤਾ', ਪੌਰੀ”, ਮੰਤ੍ਰੀ। 
ਕਾਰਦਾਰ', ਭਟ”, ਡੂੰਮਰੁ ਸੰਤਰੀ ।੮੫॥ 
ਇਨ ਸੋਂ ਕਭੀ ਬਿਗਾਰ ਨ ਕਰੀਏ। 
ਬਿਗਰੇ ਦੇਤ ਦੁੱਖ ਇਨਿ ਡਰੀਏ। 

ਪਿਤਾ ਤੁਮਾਰੇ ਕੂਕਰ ਮੋਹੀ। 

ਕਹਯੋ, ਲਹਯੋ ਫਲ ਮੁਝ ਤੈ ਵੋਹੀ ॥੮੬॥ 
ਬੀਤੀ ਬਾਤ ਸਬੀ ਦਿਹੁ ਜਾਨੇ। 


ਲੇਵਹੁ ਨਾਤਾ ਬਨੋ ਸਿਆਨੇ। 

ਜੇ ਅਬਿ ਭੀ ਨਹਿ ਮਾਨਨ ਕੈਹੋ'। 

ਨਿਜ ਪਿਤ ਤੈ ਜ਼ਜਾਦੇ ਫਲ ਪੈ ਹੋ ॥੮੭॥ 

ਪਾਛੇ ਪਛਤਾਵਨ ਹੀ ਰੈਹੈ। 

ਬਿਤਯੋ ਵਖਤ ਫਿਰ ਹਾਥ ਨ ਐ ਹੈ। 

ਸੁਤਾ ਕੁਮਾਰੀ ਬੈਠੀ ਘਰ ਹੈ। 

ਨਿਰਖਿ' ਅਗਨਿ ਨਿਤ ਮਮ ਉਰਿ ਬਰ ਹੈ? 'ਦੇਖ ਕੇ। “ਬਲਦੀ। 


॥੮੮॥ 

ਦੋਹਰਾ: 

ਇਤਜਯਾਦਿਕ ਬਾਤੈ' ਲਿਖੀ, 

ਪਾਤੀ ਪਢਿ' ਗੁਰੁ ਉਤ ਦਿਯ, 'ਪਤ੍ਰਕਾ (ਚਿੱਠੀ) ਪੜ੍ਹ ਕੇ। 
ਉਰਿ ਰਿਸ ਨੈਨ ਸਮੋਇ' ॥੮੯॥ ਹਿਰਦੇ ਤੇ ਨੇੜ੍ਹਾਂ 'ਚ ਗੁੱਸਾ ਭਰ ਕੇ। 
ਧਮਕਾਵਤ ਕਿਆ ਹਮੈ ਅਬਿ, 

ਮਨਵਾਵਤ ਕਿਆ ਸਾਕ। 


226 





530 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਨ ਚਹਿਤ ਜੋ ਲੇਹ ਕਰਿ, 

ਨਿਕਟ ਮਿਿਤੁ ਤੁਵ ਝਾਕ' ॥ ੯੦॥ 
ਚੌਪਈ: 

ਜੋ ਪ੍ਤਗਯਾ ਹਮਨੈ ਕੀਨੀ। 

ਤੈ ਭੀ ਸੁਨ ਰਾਖੀ ਸਬਿ ਪੀਨੀ' ॥੯੧॥ 
ਸੋ ਨਹਿ ਟਰੈ ਸੂਰ ਸਸਿ' ਟਰ ਹੈਂ। 

ਕਰਿ ਕੁਮੌਤ ਅਬਿ ਤੁਮ ਕੌ ਹਰ ਹੈ'। 
ਸਕੈਂ ਨ ਤੀਨੋ ਦੇਵ ਬਚਾਏ। 

ਮਰ ਹੈਂ ਪਰ ਹੈਂ ਵੀਚ ਜੁਆਏ' ॥੯੨॥ 
ਸੰਤ ਰੂਪ ਗੁਰੁ ਬ੍ਰਹਮ ਗਯਾਨੀ। 

ਉਨ ਕਾ ਦ੍ਰੋਹੀ' ਤੂੰ ਅਭਿਮਾਨੀ। 

ਤੁਮ ਕੁਟੰਬ ਕੁਮਦੀ ਬਨ' ਐ ਹੈ। 


ਹਮ ਰਵਿ' ਸਬਿ ਕੋ ਅਬਿ ਮੁਰਝੈ ਹੈਂ ॥੯੩॥ 


ਦੂਤਨ' ਜਾਇ ਕਹੀ ਢਿਗ ਚੰਦੂ। 

ਪੁਨ ਗੁਨਿ ਸੰਗ ਰਫੀਕਨ ਸਾਰੀ'। 
ਜਾਇ ਸ਼ਾਹ ਢਿਗ ਅਰਜ਼ ਗੁਜ਼ਾਰੀ ॥੯੪॥ 
ਨਾਨਕ ਭਯੋ ਫਕੀਰ ਉਦਾਰੇ। 

ਵਲੀ' ਬਿਸਾਲ ਪੰਜਾਬ ਮਝਾਰੇ। 

ਤਾਂ ਕੀ ਪਾਂਚ ਪੁਸ਼ਤ' ਤਸ” ਹੋਈ। 

ਕਰੀ ਕੁਰੀਤਿ ਨ ਕਿਨਹੂੰ ਕੋਈ ॥ ੯੫॥ 
ਪੰਚਮ ਗੁਰੁ ਅਰਜਨ ਨੈ ਪੀਨੀ'। 
ਖੁਸਰੋ ਕੋ ਮਦਦ ਥੀ ਦੀਨੀ। 

ਤਾਂ ਪਰ ਚੱਟੀ' ਕਰੀ ਹਜੂਰੈਂ। 

ਦੂੰ ਲੱਖ ਹੂ ਹੈ ਯਾਦ ਜਰੂਰੈਂ ॥੯੬॥ 
ਤੀਨ ਦਿਵਸ ਵਹਿ ਕੈਦ ਰਹੈ ਕੈ। 

ਭਯੋ ਮ੍ਰਿਤੁ ਪੁਨ ਹੈਜ਼ਾ ਹੂੰ ਕੈ। 

ਹਰਿ ਗੁਬਿੰਦ ਅਬ ਤਾਂ ਕੇ ਪੂਤੈ'। 

ਰਾਖੀ ਫੌਜ ਅਧਿਕ ਮਜਬੂਤੈਂ ॥੯੭॥ 
ਸੱਚਾ ਪਾਤਸ਼ਾਹਿ ਕਹਿਲਾਵਤ। 


'ਤੇਰੀ ਮੌਤ (ਤੈਨੂੰ) ਨੇੜੇ (ਹੋ ਕੇ) ਤੱਕ ਰਹੀ ਹੈ। 


'ਕਰੜੀ। 
'ਸੂਰਜ ਤੇ ਚੰਦ। 
'ਮਾਰਾਂਗੇ। 


ਜੇ ਆ ਕੇ ਵਿੱਚ ਪੈਣਗੇ (ਤਾਂ ਉਹ ਵੀ) ਮਰ ਜਾਣਗੇ। 


'ਵੈਰੀ। 

'ਕਮੀਆਂ ਦਾ ਬਗ਼ੀਚਾ ਹੈ। 

'ਸੂਰਜ (ਵਾਂਗ)। 

'ਵਕੀਲਾਂ, ਹਲਕਾਰਿਆਂ। 

'ਝੂਰਦਾ ਹੈ। “ਭੈੜੀ ਸ਼ਕਲ ਵਾਲਾ। 

'ਫਿਰ ਸਾਥੀਆਂ ਨਾਲ ਸਾਰੀ ਵਿਚਾਰ ਕਰਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਇਤ 


ਸਿਰ ਪੁਰ ਮੁੱਠਾ ਚੌਰ ਫਿਰਾਵਤ। 

ਚੋਰ ਧਾੜਵੀ ਅਧਿਕਰਖੈ ਹੈ। 

ਡਾਕੇ ਦੂਰ ਦੂਰ ਮਰਵੈ ਹੈ ॥ ੯੮ ॥ 
ਛੋਰਿ ਫਕੀਰੀ ਉਨਿ ਨ੍ਰਿਪ ਰੀਤੀ। 

ਗਹੀ, ਜੰਗ ਕੀਰਖ ਹੈ ਨੀਤੀ। 

ਮਾਝਾ ਦੇਸ਼ ਲੜਾਕਾ ਭਾਰੀ। 

ਹੈ ਉਮੈਦ ਕੁਛ ਕਰੈ ਖਵਾਰੀ ॥। ੯੯॥ 
ਦੌਲਤ ਦੇਵਤ ਸਿਖ ਅਪਾਰਾ। 

ਮੁਲਕ ਮੁਰੀਦ ਅਹੇ ਤਿਹ ਸਾਰਾ। 

ਯਹਿ ਸੁਨ ਸ਼ਾਹਿ ਕੋਪ ਮਨ ਠਾਨਾ। 
ਤਲਬੇ' ਗੁਰੁ ਹਿਤ ਲੈਨ ਜੁਰਮਾਨਾ ॥ ੧੦੦॥ 
ਜ਼ੰਦੂ ਹੂੰ ਖੁਸ਼ ਮਨਿ ਨਹਰਾਈ। 

ਐ ਹੈਂ ਈਹਾਂ ਦਿਹੁੰ ਮਰਵਾਈ। 

ਭਾਵੀ ਪ੍ਰੇਰੇ ਸਮਝ ਨ ਪਾਈ। 
ਆਪਹਿ ਅਪਨੀ ਮੌਤ ਬੁਲਾਈ ॥ ੧੦੧॥ 
ਅਵਸਰ' ਪਾਇ ਵਜੀਰ ਖਾਨ ਜਬਿ। 
ਗਯੋਂ ਸ਼ਾਹਿ ਢਿਗ ਬਾਤ ਸੁਨੀ ਸਬਿ। 
ਕਰੀ ਅਰਜ ਨਹਿ ਗੁਰੂ ਐਸ ਹੈ। 

ਕਰਤ ਸ਼ਕਾਯਤ ਚੰਦੂ ਜੈਸ ਹੈ ॥ ੧੦੨ ॥ 


ਰਹਿਤ ਗਰੀਬ ਮੁਤਾਜ' ਹਜਾਰੈਂ ॥ ੧੦੩॥ 
ਚੰਦੂ ਫੌਜ ਉਨ੍ਹੀ ਕੋ ਕੈਹੈ। 
ਦੁਸ਼ਮਨ ਬਾਤ ਅਜੋਗ ਬਨੈ ਹੈ। 

ਬਦਲੇ ਸਾਕ ਦੁਸ਼ਮਨੀ ਜੈਸੇ। 

ਚੰਦੂ ਰਖਤ ਕਹੀ ਸਬਿ ਤੈਸੇ ॥੧੦੪॥ 
ਬਾਬਰ ਗੁਰੁ ਨਾਨਕ ਕਾ ਚੇਰਾ'। 

ਮੇਲ ਹਿੰਮਾਊ ਅੰਗਦ ਕੇਰਾ। 

ਤੀਸਰ ਚਤੁਰਥ ਪੰਚਮ ਗੁਰੈ। 





9140 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲਯੋ ਥਾ ਅਕਬਰ ਦਿਮ ਢੁਰੈਂ” ॥੧੦੫॥ 'ਨੀਵਾਂ ਹੋ ਕੇ। 
ਕਥਾ ਜਥਾਰਥ' ਅਧਿਕ ਸੁਨਾਈ। 'ਸੱਚੀ। 
ਦਯੋ ਸ਼ਾਹਿ ਕਾ ਚਿੱਤ ਟਿਕਾਈ। 

ਸ਼ਾਹਿ ਹੁਕਮ ਇਸ ਹੀ ਕੋ ਦਯੋ। 

ਕਿੰਚੈ ਬੇਗ ਦੁਤੀ ਸੰਗ ਕਯੋ ॥ ੧੦੬॥ 

ਦੋਹਰਾ: 

ਯਹਿ ਦੋਨੋ ਜਬਿ ਗੁਰੂ ਕੋ, 

ਲਯਾਵਨ ਹਿਤ ਗੁਰੁ ਪਾਸ। 

ਗਏ ਭੇਟ ਧਰਿ ਬੰਦ ਕਰ, 

ਕਹੀ ਕਥਾ ਸਬਿ ਖਾਸ ॥੧੦੭॥ 

ਗੁਰੁ ਪਹਿਲੇ ਹੀ ਚਹਿਤ ਥੇ, 

ਬਨਯੋ ਵਹੈ ਸੰਜੋਗ। 

ਪ੍ਰਤੱਗਯਾ ਪੂਰਨ ਭਵੈ', 'ਹੋਵੇਗੀ। 
ਸ਼ਤ੍ਰ ਕਾ ਹਤ ਰੋਗ' ॥੧੦੮॥ 'ਵੈਰੀ (ਚੰਦੂ ਰੂਪ) ਰੋਗ ਦਾ ਨਾਸ ਕਰਕੇ। 
ਸੁਨਿ ਖੁਸ਼ ਹੂੰ ਗੁਰੁ ਮਾਤ ਤੇ, 

ਆਗਯਾ ਲਈ ਉਦਾਰ। 

ਸੈਂਪਿ ਸਰਬ ਬਿਵਹਾਰ ॥ ੧੦੯॥ 

ਚੌਪਈ: 

ਮਗ ਉਲੌਘ ਗੁਰੁ ਦਿੱਲੀ ਆਏ। 

ਟੀਲੇ ਮਜਨੂੰ ਪਰ ਥੈਰਾਏ'। 

ਜਾਇ ਵਜ਼ੀਰ ਸ਼ਾਹਿ ਢਿਗ ਸਾਰੀ। 

ਬਾਤ ਕਹੀ ਗੁਰੁ ਕੇਰ ਉਦਾਰੀ ॥ ੧੧੦॥ 
ਜ਼ਯਾਫਤ' ਸ਼ਾਹਿ ਮੋਦ ਹੂ ਪਠੀ। 

ਮੁਲਾਕਾਤ ਦੂਸਰ ਦਿਨ ਠਠੀ'। 

ਚੌਂਕੀ ਊਪਰ ਗੁਰੈਂ ਬਿਠਾਯੋ। 

ਅਦਬੁ ਸਾਥ ਢਿਗ ਤਖਤ ਸੁਹਾਯੋ ॥ ੧੧੧॥ 

ਰੂਪ ਅਨੂਪ ਪੇਖਿ ਗੁਰੁ ਕੇਰਾ। 

ਨੁਰ ਜ਼ਹੁਰ ਇਕਬਾਲ ਬਧੇਰਾ'। 'ਚਿਹਰਾ ਬਹੁਤੇ ਪ੍ਰਕਾਸ਼ ਵਾਲਾ ਤੇ ਵੱਡੇ ਭਾਗਾਂ ਵਾਲਾ ਹੈ। 
ਧਰਯੋ ਬੀਰ ਰਸ ਮਨੋਂ ਸਰੀਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਸੱ 


ਦਿਪਤ' ਪ੍ਰਤਾਪ ਰਿਦਾ ਗੰਭੀਰ ॥ ੧੧੨॥ 'ਚਮਕਦਾ ਹੈ। 

ਸੀਰੀ ਸੁਖਨ ਤਸੀਰੀ ਵਾਰੇ'। ਮਿੱਠੇ ਬੋਲ ਅਸਰ ਵਾਲੇ। 

ਜੈਸੇ ਚਹੀਏ ਤੈਸ ਉਚਾਰੇ। 

ਅਤਿ ਮਾਕੁਲ ਕਾਯਦੇ ਸਾਥ'। 'ਬਹੁਤੇ ਯੋਗ ਤ੍ਰੀਕੇ ਨਾਲ। 

ਬੂਝੀ ਖੈਰ ਅਫੀਯਤ ਬਾਤ' ॥ ੧੧੨ ॥ 'ਸੁਖ ਤੇ ਆਰਾਮ ਦੀ ਗੱਲ ਪੁੱਛੀ। 

ਸੁਨ ਕਰਿ ਸ਼ਾਹਿ ਖੁਸ਼ੀ ਅਤਿ ਹੋਯਾ। 

ਚੰਦੂ ਕੇਰ ਸ਼ੱਕ ਸਭ ਖੋਯਾ। 

ਬਿਸਮੈ ਹੈ ਪਰਖਨ ਕੇ ਹੇਤੈਂ'। 'ਵਾਸਤੇ। 

ਕੀਨੋ ਪੁਸ਼ਨ ਨੀਤਿ ਨਿਕੇਤੈਂ' ॥ ੧੧੪॥ ਨੀਤੀ ਦੇ ਘਰ ਬਾਦਸ਼ਾਹ ਨੇ। 

ਕਹੋ ਪੀਰ ! ਮੱਧ' ਤੁਰਕਰੁ ਹਿੰਦੂ। ਵਿੱਚੋਂ। 

ਮਰਤਬ ਪਾਵਤ ਕੌਨ ਬੁਲਿੰਦੂ'। 'ਉੱਚੀ ਪਦਵੀ। 

ਯਹਿ ਸੁਨਿ ਗੁਨਿ ਗੁਰੁ ਸ਼ਬਦ ਉਚਾਰਾ। 

ਰਾਗ ਪ੍ਰਭਾਤੀ ਗੰਥ ਮਝਾਰਾ । ੧੧੫॥ 

ਸ਼ਬਦ: 

“ਅਵਲਿ' ਅਲਹ ਨੁਰੁ” ਉਪਾਇਆ ਕੁਦਰਤਿ” ਕੇ 'ਪਹਿਲਾਂ। 'ਪ੍ਰਕਾਸ਼। ਸ਼ਕਤੀ, ਮਾਇਆ। “ਪ੍ਰਭਾਤੀ ਰਾਗ 

ਸਭ ਬੰਦੇ ॥ ਰਹ ਵਿੱਚ ਇਹ ਕਬੀਰ ਜੀ ਦਾ ੭ਵਾਂ ਸ਼ਬਦ ਪੰਨਾ ੧੩੪੯ ਤੋਂ ਸ਼ੁਰੂ 
ਹੁੰਦਾ ਹ। 

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ 

ਮੰਦੇ ॥੧॥ 

ਲੋਗਾ ਭਰਮੁ ਨ ਭੂਲਹੁ ਭਾਈ ॥ 

ਖਾਲਿਕੁ' ਖਲਕ” ਖਲਕ ਮਹਿ ਖਾਲਿਕੁ ਪੂਰਿ 'ਸ੍ਰਿਸ਼ਟੀ ਦਾ ਮਾਲਕ। “ਸ੍ਰਿਸ਼ਟੀ। 

ਰਹਿਓ ਸੁਬ ਠਾਂਈ ॥੧॥ ਰਹਾਉ ॥ 

ਮਾਟੀ' ਏਕ ਅਨੇਕ ਭਾਂਤਿ ਕਰਿ _ਸਾਜੀ_'(ਪੰਜਾਂ ਤੱਤਾਂ ਦੀ) ਮਿੱਟੀ। 

ਸਾਜਨਹਾਰੈ। 

ਨ ਕਛੁ ਪੌਚ' ਮਾਟੀ ਕੇ ਭਾਂਡੇ ਨਾ ਕਛੁ ਪੋਚ 'ਕਮੀ, ਘਾਟਾ। ਪ੍ਰਮੇਸ਼ਰ ਵਿੱਚ। 

ਕੁੰਭਾਰੈ2 ॥੨॥ 

ਸਭ ਮਹਿ ਸਾਚਾ ਏਕੋ ਸੋਈ ਤਿਸ ਕਾ ਕੀਆ ਸਭੁ 

ਕਿਛੁ ਹੋਈ ॥ 

ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ 

॥੩॥ 





534 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਪਈ: 

ਇਤਯਾਦਿਕ ਗੁਰੁ ਗ੍ਰੰਥਹਿ ਕੇਰੇ। 

ਬਚਨ ਸ਼ਾਹਿ ਪੁਤਿ ਜਬਿ ਗੁਰੁ ਟੇਰੇ'। 

ਰਾਮ ਰਹੀਮ ਖੁਦਾਇ ਅਕਾਲ। 

ਅਹੇ ਏਕ ਕੇ ਨਾਮ ਬਿਸਾਲ ॥ ੧੧੬॥ 

ਕਰੈ ਬੰਦਗੀ ਤਾਂ ਕੀ ਜੋਈ। 

ਛੋਰਿ ਗੁਨਾਹ ਰਾਹ ਗਹਿ ਕੋਈ। 

ਹਿੰਦੂ ਤੁਰਕ ਪਰ ਖਯਾਲ ਨ ਹੋਈ। 

ਲਹੈ ਨਜਾਤ' ਭਜੈ ਪਰ੍ਭ ਜੋਈ ॥ ੧੧੭॥ 

ਜਿਸ ਕੇ ਛੂਟ ਗਯਾ ਭੂਮ ਉਰ ਕਾ'। 

ਤਿਸ ਕੈ ਕਯਾ ਹਿੰਦੂ ਕਿਯਾ ਤੁਰਕਾ। 

ਸਬਿ ਮੈਂ ਏਕ ਬੂੁਹਮ ਹੀ ਜਾਨੈ। 

ਜਥਾ ਗਗਨ' ਬਜਾਪਕ ਪੁਮਾਨੈ ॥ ੧੧੮॥ 

ਯਹਿ ਸੁਨਿ ਸ਼ਾਹਿ ਪੁਨ ਧੰਨਜ ਵਖਾਨਾ। 

ਤੁਮ ਹੋ ਸ਼੍ਰੀ ਨਾਨਕ ਕੇ ਥਾਨਾਂ। 

ਹਿੰਦੂ ਤੁਰਕ ਜਾਂਹਿ ਕੌ ਮਾਨੈ। 

ਬਾਂਛਿਤ ਫਲ ਭਲ ਲਹਿ ਕਲਯਾਨੈ ॥ ੧੧੯॥ 

ਕਰੀ ਭੇਟ ਬਹੁ ਜ਼ਰ' ਧਰਿ ਸ਼ਰਧਾ। 'ਧਨ। 

ਪਿਖਿ ਚੰਦੂ ਕੋ ਬਢੀ ਸਪਰਧਾ'। 'ਈਰਖਾ। 

ਹੋਇ ਬਿਦਾ ਗੁਰੁ ਡੇਰੇ ਆਏ। 

ਸ਼ਾਹਿ ਪੇਖਿ ਭੌ ਮੋਦ ਮਹਾਂਏ' ॥੧੨੦॥ 'ਬਹੁਤ ਅਨੰਦ ਹੋਏ। 

ਸ਼ਰਧਾ ਪ੍ਰੇਮ ਬਢਜੋ ਸ਼ਹਿ ਐਸੇ। 

ਸਸਿ ਪੂੰਨਯੋ ਪਿਖਿ ਹੂੰ ਸਿੰਧ ਜੈਸੇ'। 'ਜਿਵੇਂ ਪੁੰਨਿਆਂ ਦਾ ਚੰਦ ਵੇਖ ਕੇ ਸਮੁੰਦਰ (ਵਧਦਾ ਹੈ)। 
ਏਕ ਹਜ਼ਾਰ ਰਜਤਪਣ' ਰੋਜ?। 'ਰੁਪਏ। “ਇਕ ਦਿਨ ਦੇ। 
ਭੇਜਤ ਜ਼ਸਾਫਤ ਗੁਰੁ ਦਿਗ ਭੋਜ' ॥ ੧੨੧॥ 'ਭੋਜਨ ਲਈ। 

ਕਬਹੀ ਕਬੀ ਸ਼ਿਕਾਰ ਸਿਧਾਵੈ। 

ਗੁਰੁ ਕੋ ਭੀ ਨਿਜ ਸੰਗ ਲਿਜਾਵੈ। 

ਪਿਖਿ ਲਾਘਵਤਾ' ਤੀਰ ਤੁਫੰਗੇ?। 'ਫੁਰਤੀ। “ਬੰਦੂਕ (ਚਲਾਉਣ) ਦੀ। 
ਚੜਤ ਗੁਰੂ ਕੀ ਔਰ ਤੁਰੰਗੈ' ॥ ੧੨੨॥ 'ਅਤੇ ਗੁਰੂ ਕੀ ਘੋੜੇ ਤੇ ਚੜ੍ਹਤ। 
ਗੁਰੂ ਨਿਸ਼ਾਨਾ ਏਕ ਨ ਚੂਕੈਂ'। 'ਉਕਦੇ ਨਹੀਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਕਸੈਂ ਬਨ ਮ੍ਰਿਗ ਹਨੈਂ ਅਚੂਕੇ। 

ਜਹਿ ਲੌ ਤੀਰ ਗੁਰੂ ਕਾ ਜਾਵੈ। 

ਤਹਿ ਲੌ ਦੁਤੀ ਨ ਕੋਇ ਪੁਚਾਵੈ ॥੧੨੩॥ 
ਧਨੁਖ ਭਿ ਗੁਰੁ ਕਾ ਚਢੈ ਨ ਕਿਸ ਤੈ। 

ਆਵੈਂ ਸੁਨਿ ਬਹੁ ਜਨ ਮਨ ਰਿਸ ਤੈ। 

ਦਿਨ ਦਿਨ ਪ੍ਰੀਤਿ ਸ਼ਾਹਿ ਕੀ ਗੁਰੁ ਸੋਂ। 
ਬਢਤ ਸਸੀ ਦੁਤੀਆ ਸਮ' ਉਰ ਸੋਂ2 ॥੧੨੪॥ _ 'ਦੂਜ ਦੇ ਚੰਦ ਵਾਂਗ। “ਦਿਲੋਂ। 
ਦੋਹਰਾ: 

ਇਕ ਦਿਨ ਗਏ ਸ਼ਿਕਾਰ ਜਬਿ, 

ਨਿਕਸਯੋ ਭਯਾਨਕ ਸ਼ੇਰ। 

ਸ਼ਾਹਿ ਸਬਿਨ ਕੋ ਹੁਕਮ ਦਿਯ, 

ਹਤੋਂ ਸਾਥ ਸ਼ਮਸ਼ੇਰ' ॥ ੧੨੫॥ 

ਪਾਧਰੀ ਛੰਦ: 

ਤਬ ਸੂਰਬੀਰ ਇਕ ਏਕ ਧਾਏ। 

ਗਹਿ ਢਾਲ ਤੇਗ ਚਲ ਬੇਗ' ਜਾਇ। 

ਲਰਿ ਮਰੇ ਸਿੰਘ ਸੈਂ ਜਬੈ ਦਸਕ। 

ਤਬਿ ਗੁਰੁ ਭੀ ਧਰਿ ਉਰਿ ਤਮਕ ਰਸਕ' 
੧੨੬ ॥ 

ਗਹਿ ਢਾਲ ਭਗੌਤਾ' ਹੱਥ ਸੁੱਚ। 

ਕੇਹਰ ਲਲਕਾਰਸੋ ਬੋਲਿ ਉੱਚ। 

ਵਹਿ ਅਯੋ ਭਬਕ ਨਿਜ ਤੌਰ ਫੇਰਿ'। 

ਗੁਰੁ ਤੇਗ ਬੇਗ ਹਤ ਕਰਯੋ ਢੇਰ ॥ ੧੨੭॥ 
ਪਿਖਿ ਸ਼ਾਹਿ ਅਮੀਰ ਵਜੀਰ ਸਾਰ'। 

ਬਡ ਤੱਜਬ' ਰਹਿਗੇ ਬਲ ਨਿਹਾਰ। 

ਤਬਿ ਤੈ ਦਿਢ ਸਬਿ ਸੌਂ ਬਢੀ ਪ੍ਰੀਤਿ। 

ਢਿਗ ਸ਼ਾਹਿ ਬੁਲਾਵੈ ਗੁਰਹਿਂ ਨੀਤ ॥ ੧੨੮ ॥ 
ਕਰਿ ਬਾਤੈਂ' ਨੀਤੀ ਜੰਗ ਕੇਰ। 

ਸ਼ਹਿ ਧਰੇ ਪੀਤਿ ਦਿਨ ਦਿਨ ਬਧੇਰ। 

ਪਿਖਿ ਚੰਦੂ ਮਨ ਮੈਂ ਜਰੈ ਭਾਰ'। 

ਨਹਿ ਚਲੈ ਪੇਸ਼ ਕੁਛ ਤਾਂਹਿ ਕਾਰ ॥ ੧੨੯ ॥ 


0 





536 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇੱਕ ਦਿਵਸ ਸ਼ਾਹਿ ਕੋ ਚਢਯੋ ਤਾਪ। 

ਚੰਦੂ ਯੱ ਥਾਪ੍ਯੋ ਤਬੈ ਪਾਪ। 

ਇਕ ਹੁਤੋ ਨਜੂਮੀ' ਬਡੋ ਦੁਸ਼ਟ। 

ਰਹਿ ਪਾਸ ਸ਼ਾਹਿ ਕੇ ਖਾਸ ਪੁਸ਼ਟ' ॥ ੧੩੦॥ 

ਤਿਸ ਕੋ ਦੈ ਚੰਦੂ ਬਹੁਤ ਦਾਮ'। 

ਸਿਖਲਾਯੋ ਕਰਨੇ ਹਿਤ ਕੁਕਾਂਮ। 

ਤਬਿ ਜਾਇ ਨਜੂਮੀ ਸ਼ਾਹਿ ਪਾਸ। 

ਯਹਿ ਬਾਤ ਸੁਨਾਇ ਬਢਾਇ ਤ੍ਰਾਸ ॥ ੧੩੧॥ 

ਅਬਿ ਸਾਢ ਸਤੀ ਗੁਹਿ' ਅਯੋ ਆਪ। ਸਿ 
ਰਹਿੰਦੀ ਹੈ। 

ਤਬਿ ਟਰੈ ਜਿ ਹੋਵੈ ਹੋਮ ਜਾਪ। 

ਫਿਰ ਕਹਜੋ ਸ਼ਾਹਿ ਕਛੁ ਕਰਿ ਉਪਾਵ। 

ਤਬਿ ਲਗਜੋ ਦੁਸਟ ਕਾ ਪੁਸਟ ਦਾਵ' ॥ ੧੩੨ ॥ 

ਯੌ ਕਹਯੋ ਨਜੂਮੀ ਸੁਨੋ ਸ਼ਾਹਿ। 

ਜੋ ਹਰਿਗੋਬਿੰਦ ਬਡ ਪੀਰ ਯਾਹਿ। 

ਹੈ ਸਬਿ ਬਾਤਨ ਸਮਰੱਥ ਭਾਰ। 

ਸੋ ਕਰੈ ਹੋਮ ਜੋ ਜਪ ਅਪਾਰ ॥੧੩੨॥ 

ਦਿਨ ਚਾਲੀ ਕਿਲੇ ਗੁਲੇਰ' ਮਾਂਹਿ। 

ਹਿਤ ਹਜ਼ਰਤ', ਤੌ ਗੁਹਿ ਟਰੈ ਯਾਹਿ। 

ਢਿਗ ਤੈ ਤਬਿ ਚੰਦੂ ਕੇ ਰਫੀਕ'। 

ਸਬਿ ਲਗੇ ਕਹਿਨ ਯਹਿ ਬਾਤ ਠੀਕ ॥ ੧੩੪ ॥ 

ਪੁਨ ਚੰਦੂ ਨੇ ਭੀ ਕਰੀ ਅਰਜ਼। 

ਗੁਰੁ ਕਰੈਂ ਜਾਪ ਦਿਢ' ਟਰੈਂ ਮਰਜ਼?। 

ਜਿਮ ਬਾਦਸ਼ਾਹਿ ਕਾ ਭਲਾ ਹੋਇ। 

ਤਿਮ ਬਿਨਾ ਦੇਰ ਗੁਰੁ ਕਰੈਂ ਸੋਇ ॥ ੧੩੫ ॥ 

ਜਬਿ ਸਾਢ ਸਤੀ ਤੈ ਡਰਤ ਸ਼ਾਹਿ। 

ਗੁਰੁ ਢਿਗ ਸਬਿ ਕਹਯੋ ਹਵਾਲ ਯਾਹਿ। 

ਸੁਨਿ ਸਤਗੁਰੁ ਨੈ ਤਬਿ ਕਿਯ ਵਿਚਾਰ। 

ਅਬਿ ਜੇ ਨਹਿ ਮਾਨੈ ਹੂ ਵਿਗਾਰ ॥ ੧੩੬॥ 

ਤਬਿ ਸ਼ਾਹਿ ਪੁਤਿ ਗੁਰੁ ਕਹਯੋ ਐਸ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਮ ਟਰੈ ਕਸ਼ਟ ਹਮ ਕਰੈਂ ਤੈਸ। 

ਪਰ ਸਾਢ ਸਤੀ ਗੁਹਿ ਤੋਹਿ ਨਾਂਹਿ। 

ਹੈ ਜਾਂਹਿ ਅਈ ਸਿਰ ਲੈਹ ਤਾਂਹਿ ॥੧੩੭॥ 
ਨਿਜ ਸਿਵਰ' ਫੌਜ ਗੁਰੁ ਵਹੀਂ ਛੋਰਿ। 

ਸਿੱਖ ਪਾਂਚ ਸੰਗ ਲੈ ਕਰਿ ਬਹੋਰ'। 

ਚ਼ਲਿ ਕਿਲੇ ਗ੍ਰਾਲੀਅਰ ਬਿਰੇ ਆਨ। 

ਸ਼ਹਿ _ਪਠਜੋ _ਦੁਰਗ ਪਤਿ ਕੋ! ਫੁਰਮਾਨ 
॥੧੩੮॥ 

ਗੁਰੁ ਆਵਤ ਤੁਮ ਢਿਗ ਹਰਿ ਗੋਬਿੰਦ। 

ਸਬਿ ਭਾਂਤਿ ਰਾਖੀਓ ਖੁਸ਼ ਅਨਿੰਦ'। 

ਵਹਿ ਦੁਰਗ ਪਤੀ ਹਰਿਦਾਸ ਨਾਮ। 

ਥਾ ਹਰਿ ਗੁਰੁ ਭਗਤ ਵਿਚਾਰ ਧਾਮ ॥ ੧੩੯ ॥ 
ਅਤਿ ਖੁਸ਼ੀ ਹੋਇ ਉਨਿ ਗਹੇ ਚਰਨ। 

ਬਹੁ ਲਗਜੋ ਗੁਰੂ ਕੀ ਸੇਵ ਕਰਨ। 

ਜੋ ਕੈਦ ਨ੍ਰਿਪ ਥੇ ਤਹਿ ਬਿਸੇਖ। 

ਸਬਿ ਭਏ ਖੁਸ਼ੀ ਗੁਰੁ ਦਰਸ ਦੇਖਿ ॥੧੪੦॥ 
ਜੋ ਜ਼ਜਾਫਤ' ਗੁਰੁ ਹਿਤ ਪਠੈ ਸ਼ਾਹਿ। 

ਸੋ ਗੁਰੂ ਛਕਾਵੈਂ ਸਬਿਨਿ ਚਾਹਿ ॥ ੧੪੧॥ 
ਦੋਹਰਾ: 

ਖਾਂਹਿ ਗੁਰੂ ਕੁਛ ਆਹਿ। 
ਮਿਹਨਤ ਕਰਿ ਸਿਖ ਲਿਆਵਹੀਂ, 

ਸੋਈ ਗੁਰੂ ਛਕਾਹਿਂ ॥੧੪੨॥ 

ਕਿਲੇਦਾਰ ਹਰਿਦਾਸ ਨਿਤ, 

ਕਰੈ ਟਹਲ ਸਬਿ ਭਾਂਤਿ। 

ਜਾਮ ਹੋਮ ਸਤਿਗੁਰੁ ਕਰੈ, 
ਸ਼ਾਹਿ ਹੇਤ ਬਖਯਾਤ ॥ ੧੪੩ ॥ 

ਚੌਪਈ: 

ਚੰਦੂ ਮੰਦੂ ਮਨ ਖੁਸ਼ ਭਯੋ। 

ਦਰਬ ਨਜੂਮੀ ਕੋ ਬਹੁ ਦਯੋ। 


੬੨001 





538 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਹਰਦਾਸ ਪਾਸ ਜਨ ਖਾਸ। 

ਭੇਜਯੋ ਧਨ ਦੈ ਰਿਸ਼ਵਤ ਤਾਸ ॥ ੧੪੪ ॥ 

ਇਕ ਪੌਸ਼ਾਕ ਜ਼ਹਿਰ ਕੀ ਪਠੀ'। 

ਪਹਿਰਾਵੇ ਗੁਰੁ ਕੌ ਹੈ ਹਨੀ'। 

ਜਜੋਂ ਤਯੋਂ ਕਰਿ ਮਧ ਕੈਦ ਰਖਾਵੋ। 

ਮਮ ਰਿਪ' ਕੋ ਤੁਮ ਮਾਰ ਖਪਾਵੈ ॥ ੧੪੫॥ 

ਛਲ ਬਲ ਕਰਿ ਯਾਹੀ ਤੈ ਮੈਹੂੰ। 

ਤੁਮ ਢਿਗ ਪਠਯੋ ਮਾਰ ਦਿਹੁ ਕੈਹੂੰ'। 

ਪਾਂਚ ਹਜ਼ਾਰ ਦਰਬ ਮੈ ਦੈਹੋਂ। 

ਅਪਰ ਸ਼ਾਹਿ ਤੈ ਮਾਨ ਕਰੈਹੋਂ ॥੧੪੬॥ 

ਪਠਯੋ ਜੁ ਚੰਦੂ ਇਤਯਾਦਿਕ ਲਿਖਿ। 

ਅਗਰ ਧਰਜੋ ਗੁਰੁ ਕਿਲੇਦਾਰ ਸਿੱਖ। 

ਪਢਿ ਗੁਰੁ ਕਹਯੋ ਕਰੈ ਸੁ ਭਰੈ। 

ਜਾਂ ਕਾ ਪਾਪ ਬਾਪ ਤਿਹ ਪਰੈ' ॥੧੪੭॥ 'ਜਿਸ ਦਾ ਪਾਪ (ਬਾਪ) ਬੀਜਿਆ ਹੋਇਆ ਹੈ ਉਸੇ ਤੇ 
ਪਵੇਗਾ। [ਬਾਪ=ਬੀਜਿਆ।) 


ਰਾਗ ਰੋਖ ਬਿਨ ਗੁਰੁ ਤਹਿ ਰਹਿਹੀਂ। 
ਨਿਜ ਦਾਸਨ ਰਾਸਨ ਦੁਖ ਦਹਿਹੀ'। 'ਸਾਰੇ ਦੁੱਖਾਂ ਨੂੰ ਸਾੜਦੇ ਹਨ। 
ਥਿਰੇ ਪੇਖਿ ਗੁਰੁ ਕੌ ਇਸ ਤੌਰੈਂ। 
ਕਿਯ ਬਿਸਰਾਮ ਧਜਾਇ ਇਸ ਠੌਰੈਂ ॥੧੪੮॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਖਸ਼ਟਮ ਗੁਰੂ ਕਾ ਸ਼ਾਹ ਸੋਂ 
ਮਿਲਨ, ਕਿਲ੍ਹੇ ਗੁਆਲੀਏਰ ਮੈਂ ਜਾਵਨ ਪ੍ਰਸੰਗ ਬਰਨਨੰ' ਨਾਮ ਇਕੀਸਮੋਂ ਬਿਸ੍ਰਾਮ ॥੨੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 539 


੨੨. (ਬੰਦੀਛੋੜ ਸਤਿਗੁਰਾਂ ਨੇ ਬਵੰਜਾ ਕੈਦੀਰਾਜੇ ਛੁਡਾਉਣੇ ਤੇ ਚੰਦੂ ਨੂੰ ਮਾਰਨਾ) 


੫ 


ਦੋਹਰਾ: 
ਬੀਨ ਬੀਨ ਨਾਵੀਨ ਪਦ, 
ਦੀਜੈ ਭੂਸ਼ਿਤ ਬੀਨ'। 


ਦਾਨੀ ਸੁਮਤਿ ਕਵੀਨ ਕੋ, 
ਬਾਨੀ ਮਾਤ ਪੁਰਬੀਨ' ॥੧॥ 


ਸ੍ਰੈਯਾ: 
ਬਰ ਦੇਹੁ ਬਿਸਾਰਦ ਬੁਧਿ ਬਢੈ, 
ਬਰ ਬੈਨ ਬਨਾਇ ਬਖਾਂਨ ਕਰੋਂ”। 


ਬਲ ਜਾਇ ਕਵੀ ਬਲ ਪਾਇ ਤੁਮੈਂ, 
ਬਿਬਿਧਾ ਬਹੁ ਛੰਦ ਸੁਛੰਦ ਰਰੋਂ'। 


ਬਿਘਨੀ ਬਨ ਹੇਤ ਦਵਾਨਿਲ ਜਜੋਂ, 
ਬਸ ਤੋ ਬਿਨ ਆਸ ਨ ਆਨ ਧਰੋ”। 


ਹਰਿ ਗਯਾਨ ਨ ਆਨ ਚਹੈ ਜਗਮਾਤ, 
ਬਖਯਾਤ ਸੰਪੂਰਨ ਗੂੰਥ ਕਰੋਂ ॥ ੨ ॥ 


<< 


ਦੋਹਰਾ: 
ਨਿਕਸ ਦੁਰਗ ਤੇ' ਨ੍ਿਪਨ ਸਹਿ”, 
ਸ਼ਾਹਿ ਤਈਂ ਅਪਨਾਇ'। 

ਹਤ ਹੈਂ! ਚੰਦੂ ਦੁਸ਼ਟ ਕੋ, 

ਕਥੈਂ ਕਥਾ ਯਹਿ ਧਕਾਇ ॥੨॥ 
ਚੌਪਈ: 

ਗੁਰ ਸਿੱਖਨ ਜਬ ਯਹਿ ਸੁਨ ਪਾਈ। 
ਸਤਿਗੁਰ ਕਿਲ੍ਹੇ ਗੁਲੇਰ' ਰਹਾਈ। 
ਦੇਸ ਦੇਸ ਤੈ ਤਹਿਂ ਚਲ ਆਵੈਂ। 


'(ਬੀਨ) ਕਥਨ (ਕਵਿਤਾ) ਦੇ (ਭੂਸ਼ਿਤ) ਸ਼ਿੰਗਾਰਨ ਲਈ ਸੈਨੂੰ 
(ਬੀਨ) ਚੁਣ ਚੁਣ ਕੇ ਨਵੇਂ (ਪਦ) ਸ਼ਬਦ ਦਿਉ। 


'ਕਵੀਆਂ ਨੂੰ ਸ੍ਰੇਸ਼ਟ ਮਤਿ ਦੇਣ ਵਾਲੀ ਹੇ ਚਤੁਰ ਸਰਸੁਤੀ 
ਮਾਤਾ! 


'(ਹੇ ਮਾਤਾ ਮੈਨੂੰ ਇਹ) ਵਰ ਦਿਉ (ਕਿ ਮੇਰੀ) ਉੱਤਮ ਬੁੱਧੀ 
ਵਧੇ (ਜਿਸ ਕਰਕੇ) ਚੰਗੇ ਬਚਨ ਬਣਾ ਕੇ ਉਚਾਰਨ ਕਰਾਂ। 


(ਸੈਂ) ਕਵੀ (ਤੁਹਾਡੇ ਉਪਰੋਂ) ਬਲਿਹਾਰ ਜਾਂਦਾ ਹਾਂ, ਤੁਹਾਡਾ 
ਬਲ ਪਾ ਕੇ ਅਨੇਕ ਤਰ੍ਹਾਂ ਦੇ ਬਹੁਤੇ (ਸੁੰਦਰ) ਛੰਦ ਆਪਣੀ 
ਇੱਛਾ ਅਨੁਸਾਰ ਵਰਠਨ ਕਰਾਂ। 


'ਬਿਘਨਾਂ ਦੇ ਜੰਗਲ ਨੂੰ ਸਾੜਨ ਵਾਸਤੇ ਤੂੰ ਡੋਂ ਅਗਨੀ ਵਾਂਗ ਹੈਂ, 
ਬਸ ਮੈਂ ਤੇਰੇ ਬਿਨਾਂ ਹੋਰ (ਕਿਸੇ) ਦੀ (ਵੀ) ਆਸ ਨਹੀਂ 
ਕਰਦਾ। 


'ਹੇ ਜਗਤ ਮਾਤਾ (ਸਰਸੁਤੀ) ਗਿਆਨ ਸਿੰਘ ਹੋਰ ਕੁਝ ਨਹੀਂ 
ਚਾਹੁੰਦਾ, ਪਰਗਟ ਹੀ (ਮੈਂ ਇਹ ਸ਼੍ਰੀ ਗੁਰੂ ਪੰਥ ਪ੍ਰਕਾਸ਼) ਗੁੰਥ 


ਸੰਪੂਰਨ ਕਰਨਾ (ਚਾਹੁੰਦਾ) ਹਾਂ। 
'ਕਿਲ੍ਹੇ ਤੋਂ। “ਰਾਜਿਆਂ ਸਮੇਤ। 
।ਆਪਣਾ ਬਣਾ ਕੇ। 

'ਮਾਰਨਗੇ। 





540 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹਿਰ ਦਿਵਾਰਹਿਂ ਬੰਦਿ ਸਿਧਾਵੈ' ॥੪॥ 
ਜੇ ਕੋਊ ਬੂਝੈ ਤਬਿ ਕਹਿਂ ਐਸਾ। 

ਹਮਰਾ ਈਸ਼ਰ ਹੈ ਮਧ ਬੈਸਾ। 

ਇਸੀ ਲਵਾਸ' ਵੀਚ ਜਗ ਸਾਈਂ। 

ਹੈ ਪੁਗਟਯੋ ਹਮ ਹਿਤ ਸੁਖਦਾਈ ॥੫॥ 
ਪੇਖਿ ਸਿਦਕ ਜਗ ਹੱਕਾ ਬੱਕਾ'। 

ਰਹਿ, ਕਹਿ! ਕਿਯ ਸਿੱਖਨ ਮੱਕਾ। 

ਜਬਿ ਤਹਿਂ ਚਾਲੀ ਦਿਵਸ ਬਿਤਏ। 
ਬਾਦਸ਼ਾਹਿ ਨੈ ਯਾਦ ਨ ਕਏ ॥੬॥ 

ਚੰਦੂ ਕੋਸ਼ਸ਼ ਅਧਿਕ ਰਖਾਵੈ। 

ਸ਼ਹਿ ਢਿਗ ਬਾਤ ਨ ਕੋਊ ਚਲਾਵੈ। 

ਜਬਿ ਵਹਿ ਖਬਰ ਸੁਧਾਸਰ' ਪਾਈ। 
ਬਯਾਕੁਲ ਹ੍ਹੋ ਤਬਿ ਗੰਗਾ ਮਾਈ ॥ ੭॥ 
ਸਾਰ' ਲੈਨ ਹਿਤ ਬ੍ਰਿਧ ਪਠਾਯੋ”। 

ਬਾਬਾ ਬੁੱਢਾ ਗੁਰੁ ਢਿਗ ਆਯੋ। 
ਸਮਾਚਾਰ ਸਬਿ ਸੁਨੇ ਸੁਨਾਏ। 

ਭੋਜਨ ਛਕਿ ਜਬਿ ਗੁਰੁ ਸੁਪਤਾਏ' ॥੮॥ 
ਤਬਿ ਭਾਈ ਜੇਠੇ, ਪੈਰਾਣੇ। 

ਬਹਲੋਂ ਕੇ' ਰਾਜਾਦੇ?, ਭਾਣੇ। 

ਕਾਲੇ ਦੁੱਲਟ, ਸਾਈਂ ਦਿੱਤੇ। 

ਬਿਧੀਏ ਮਿਲਿ ਬ੍ਰਿਧ ਮਤੇ ਸੁ ਕਿੱਤੇ ॥੯॥ 


ਨਿਕਸਨ ਕਠਿਨ ਕਿਲੇ ਤੈ ਭਾਰੀ। 

ਕਰੋ ਉਪਾਇ ਬਨੈ ਜਿਮ ਕਾਰੀ' ॥੧੦॥ 
ਤਬਿ ਭਾਈ ਜੇਠੇ ਪੈਰਾਣੇ। 

ਕੇਹਰ ਬਪ ਬਣਿ ਅਰਧ ਨਿਸਾਨੇ'। 
ਰੰਗ ਮਹਿਲ' ਮੈ ਜਹਿਂ ਸ਼ਾਹ ਸੋਯੋ। 
ਜਾਇ ਡਰਾਯੋ ਸੁਖੁ ਸਬਿ ਖੋਯੋ ॥੧੧॥ 
ਤੁਸਤ' ਸ਼ਾਹਿ ਜਬਿ ਨੈਨ ਉਘਾਰੇ?। 


'ਬਾਹਰੋਂ ਹੀ ਕੰਧਾਂ ਨੂੰ ਨਮਸਕਾਰ ਕਰ ਕੇ ਚਲੇ ਜਾਂਦੇ ਹਨ। 


'ਜਾਮੇ, ਸਰੂਪ। 


'ਬਹੁਤ ਹੈਰਾਨ। 


'ਅੰਮ੍ਰਿਤਸਰ। 


'ਖ਼ਬਰ। “ਬਾਬਾ ਬੁੱਢਾ ਜੀ ਨੂੰ ਭੇਜਿਆ। 


'ਸੈਂ ਗਏ। 
'ਗੋਤ ਦੇ। “ਨਾਮ। 


'ਬਾਬਾ ਬੁੱਢਾ ਜੀ ਨਾਲ ਮਿਲ ਕੇ ਸਲਾਹ ਮਸ਼ਵਰੇ ਕੀਤੇ। 


'ਇਲਾਜ, ਉਪਾਇ। 


'ਸ਼ੇਰ ਰੂਪ ਬਣਾ ਕੇ ਅੱਧੀ ਰਾਤ ਨੂੰ। 
'ਬਾਦਸ਼ਾਹ ਦੇ ਸੌਣ ਦਾ ਖ਼ਾਸ ਮਹਿਲ। 


ਡਰ ਕੇ। “ਖੋਲ੍ਹੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 541 


ਕੇਹਰ ਪਿਖੇ ਉਭੈ ਭੈਕਾਰੇ'। 

ਜਾਨਯੋ ਸਾਢਸਤੀ ਯਹਿ ਆਈ। 

ਜਿਹ ਹਿਤ ਗੁਰੁ ਜਪ ਕਰਤ ਮਹਾਂਈ ॥ ੧੨ ॥ 
ਇਹੁ ਚਿਤਵ ਸ਼ਹਿ ਗੁਰੂ ਧਜਾਏ। 

ਤਬਿ ਹੀ ਕੇਹਰ ਦੂਰ ਪਰਾਏ'। 

ਤਰਫਤ ਰੈਨ ਸ਼ਾਹਿ ਬਿਤਰਾਈ'। 
ਸੁਬਹਿ ਸਭਾ ਮੈਂ ਬੈਠਜੋ ਆਈ ॥ ੧੩॥ 
ਬੋਲਿ ਨਜੂਮੀ ਮੰਤ੍ਰੀ ਸਾਰੇ। 

ਬਿਤਯੋ ਹਵਾਲ ਕਹਯੋ ਬਿਸਤਾਰੇ। 
ਕਹਸੋ ਨਜੂਮੀ ਪੰਡਿਤ ਫੇਰ। 

ਸਾਢ ਸਤੀ ਬਨਿ ਆਈ ਸ਼ੇਰ ॥੧੪॥ 
ਕਾਜੀ ਔਰ ਮੌਲਵੀ ਜੋਈ। 

ਕਹੈਂ ਸਰਾਰ' ਅਹੈ ਯਹਿ ਕੋਈ। 

ਬੈਦ ਹਕੀਮਨ ਰੋਗ ਬਤਾਯੋ। 
ਸਯਾਨਨਿ ਸੂਪਨਾ ਝੂਠ ਲਖਾਯੋ ॥੧੫॥ 
ਅਸਲ ਬਾਤ ਨਹਿ ਕਿਨਹੂੰ ਪਾਈ। 

ਕਰੀ ਪੁਨਾ ਨਿਸ ਕੋ ਤਕਰਾਈ। 

ਲੋਹ ਕਨਾਤ ਜਾਲ ਤਨਵਾਏ। 

ਪਹਿਰੇ ਲਾਇ ਨਖਸ' ਧੁਖਵਾਏ ॥ ੧੬॥ 
ਤੌ ਭੀ ਉਭੈ ਗੁਰੂ ਕੇ ਸਿੱਖ। 

ਜੋਗ ਕਲਾ ਮੈਂ ਥੇ ਜੋ ਦੱਖ। 

ਬਿਦਯਾ ਕਾਲਬ' ਬਦਲਨ ਕੇਰੀ। 
ਆਵਤ ਥੀ ਜਿਨ ਤਈਂ ਬਧੇਰੀ ॥ ੧੭॥ 
ਬਨਿ ਕਰ ਸ਼ੇਰ ਨਿਸਾ ਕੋ ਆਏ। 

ਜਗਜੋ ਸ਼ਾਹਿ ਡਰ ਲਹਯੋ ਮਹਾਏ। 

ਹਰਿ ਗੋਬਿੰਦ ਗੁਰੁ ਕੋ ਜਬਿ ਧਯਾਯੋ। 
ਟਰੀ ਉਪਾਧਿ ਸ਼ਾਹਿ ਸੁਖ ਪਾਯੋ ॥੧੮॥ 
ਇਸੀ ਤੌਰ ਨਿਤ ਨਿਸਾ ਮਝਾਰੀ। 
ਜਹਾਂਗੀਰ ਦੁਖ ਪਾਵਤ ਭਾਰੀ। 

ਭਯੋ ਬਿਮਾਰ ਲਚਾਰ ਬਧੇਰੈ। 





542 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਤਯੋ ਹਾਲ ਨਿਤ ਸਬਿ ਢਿਗ ਟੇਰੈ ॥ ੧੯॥ 
ਚੰਦੂ ਆਦਿ ਦੁਸ਼ਟ ਜਨ ਸੁਨ ਕੈ। 
ਗੁਰੁ ਦਿਸ ਤੈ ਧੋਖਾ ਦਿਹਂ ਗੁਨ ਕੈ'। 


ਹੈ ਹਕੀਮ ਪੁਨ ਜੇਠੇ ਭਾਈ। 

ਜਾਇ ਸ਼ਾਹਿ ਢਿਗ ਸਰਬ ਸੁਨਾਈ ॥ ੨੦॥ 
ਨਿਸ ਮੈਂ ਤੁਮ ਕੋ ਸ਼ੇਰ ਡਰੈਂ ਹੈਂ। 

ਰਖ ਹੈਂ ਗੁਰੂ ਨਹੀ ਛਕ ਜੈ ਹੈਂ। 

ਕਹਸੋ ਸ਼ਾਹਿ ਤੈਂ ਪਾਈ ਮਰਜ਼'। 

ਹਰੋ' ਯਾਹਿ ਮਮ ਮਾਨੋ ਅਰਜ਼ ॥੨੧॥ 
ਪਿਖ ਸ਼ਰਧਾ ਜੇਠੇ ਪੁਨ ਰਰਾ'। 

ਨਹਿ ਇਨਸਾਫ ਤੁਮਾਰੇ ਜਰਾ। 

ਕਯੋਂ ਨਹਿ ਖੇਦ ਤੁਮੈ ਅਸ ਹੋਈ। 
ਧਰਮ ਜੁਬਾਨ ਨ ਤੁਮਰੇ ਦੋਈ ॥ ੨੨॥ 
ਹਰਿ ਗੋਬਿੰਦ ਗੁਰੁ ਤੁਮੈ ਬੁਲਾਯੋ। 
ਰਾਖਯੋ ਬਹੁ ਦਿਨ ਨੇਹੁ' ਜਨਾਯੋ। 
ਕਿਸੀ ਦੁਸ਼ਟ ਦੁਸ਼ਮਨ ਕੇ ਕਹੇ। 
ਪਠਯੋ ਦੁਰਗ ਮਹਿ ਜਹਿਂ ਅਬਿ ਅਹੇ ॥੨੩॥ 
ਚਾਲੀ ਦਿਨ ਤੈ ਅਧਿਕ ਬਿਤਾਏ। 
ਭਲਾ ਚਹਿਤ ਤੌ ਲੇਹੁ ਬੁਲਾਏ। 

ਜੇ ਕਰ ਆਜ ਨ ਉਨ੍ਹੈ ਬੁਲੈ ਹੈਂ। 

ਟਰੈਂ ਨ ਕੇਹਰ' ਆਵਤ ਖੈਹੈਂ ॥੨੪॥ 
ਦੋਹਰਾ: 

ਤਰਸਤ ਤਿਨਕੇ ਦਰਸ ਕੋ, 

ਸਿੱਖ ਹਜਾਰੋਂ ਬੈਸ'। 

ਬਦ ਅਸੀਸ ਸਬਿ ਦੇਤ ਤੁਹਿ, 

ਭਲਾ ਹੋਇ ਕਹੁ ਕੈਸ ॥ ੨੫॥ 
ਚੌਪਈ: 

ਯਹਿ ਸੁਨ ਸ਼ਾਹਿ ਕਾਂਪਯੋ ਐਸੇ। 

ਤੇਜ ਪੌਨ ਤੈ ਕਦਲੀ' ਜੈਸੇ। 


'ਵਿਚਾਰ ਕੇ (ਬਾਦਸ਼ਾਹ ਨੂੰ) ਸਤਿਗੁਰਾਂ ਦੀ ਤਰਫ਼ੋਂ ਧੋਖਾ ਦਿੰਦੇ 
ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਇ ਬਿਦਾਈ ਜੇਠਾ ਗਯੋ। 

ਸ਼ਾਹਿ ਅਧਿਕ ਮਨਿ ਤ੍ਰਾਸਤ ਭਯੋ ॥੨੬॥ 

ਮੀਆਂ ਮੀਰ ਬਡ ਪੀਰ ਲਹੌਰੀ। 
ਪਹੁੰਚਯੋ ਤਿਸੀ ਦਿਵਸ ਤਿਸ ਨੌਰੀ। 

ਅਤੀ ਬ੍ਰਿਧ ਤਨ ਭੌਹਿਂ ਬਿਸਾਲਾ'। 

ਮੁਖ ਪਰ ਪਰਤ ਪੀਤ ਸਿਤ ਬਾਲਾ! ॥ ੨੭ ॥ 
ਮੁੰਦ੍ਰਿਤ ਲੋਚਨ ਊਪਰ ਛਾਏ'। 

ਬੋਲਤ ਕਬਹੂੰ ਬਹੁਤ ਬੁਲਾਏ। 

ਬਹਰ ਜਗਤ ਤੈ ਬ੍ਰਿਤਿ ਉਠਾਈ। 

ਨਿਜਾਨੋਦ' ਰਸ ਲੇਤ ਸਦਾਈ ॥ ੨੮॥ 

ਗਯੋ ਸ਼ਾਹਿ' ਤਬਿ ਤਿਸ ਕੈ ਪਾਸੈਂ। 

ਹੈ ਇਕੰਤ ਯੌਂ ਬੂਝਯੋ ਖਾਸੈਂ'। ।ਆਪ। 

ਕਹੋ ਪੀਰ ਜੀ ਸੰਤਨ ਲੱਛਨ। 

ਸਮਝ ਜੋਇ ਮੈਂ ਸੇਵੋਂ ਸੂੱਛਨ' ॥੨੯॥ 'ਪਵਿੱਤ੍ (ਸੰਤਾਂ ਨੂੰ)। 
ਕਹਜੋ ਪੀਰ ਸੁਨ ਸੰਤਨ ਭੂਖਨ'। 'ਗਹਿਣੇ ਭਾਵ ਸੁਨਹਿਰੀ ਗੁਣ। 
ਰਹੈਂ ਬਿਕਾਰਨ ਤੈ ਆਦੂਖਨ'। ਦੋਸ਼ਾਂ ਤੋਂ ਰਹਿਤ। 
ਸ਼ਾਂਤਿ ਚਿੱਤ ਬ੍ਰਿਤਿ ਰਖੈਂ ਟਿਕਾਈ। 

ਨਾਂਹਿਂ ਬਾਸਨਾ ਫੁਰ ਹੈ ਕਾਈ ॥ ੩੦ ॥ 

ਮੁਰਦੇ ਸਮ ਹੂ ਜਗ ਮੈਂ ਰੈਹੈਂ। 

ਸਬਿ ਰਸ ਤਜਿ ਆਤਮ ਰਸੁ ਲੈ ਹੈਂ। 

ਮਨ ਇੰਦੀ ਕੋ ਬਸ ਮੈਂ ਰਾਥੈਂ। 

ਸਹਿਜ ਸੁਭਾਇ ਆਇ ਸੋ ਚਾਖੈਂ ॥੨੩੧॥ 

ਰੋਕ ਬ੍ਰਿਤਿ ਆਤਮ ਮੈਂ ਲਾਵੈਂ। 

ਸਰਬ ਬ੍ਰਹਮ ਪਿਖਿ ਦ੍ਰੈਤ ਗਵਾਵੈਂ। 

ਦੁਖ ਸੁਖ ਅਧਿਕ ਦੇਇ ਜੋ ਕੋਈ। 

ਰਹੈਂ ਅਡੋਲ ਮੇਰੁ ਸਮ ਸੋਈ ॥ ੩੨॥ 

ਰਾਗ ਰੋਖ' ਨਹਿ ਫੁਰਨੌ ਪਾਵੈਂ। 

ਫੁਰਨੇ ਪਰ ਅਸ੍ਹਾਰ ਰਹਾਵੈਂ। 

ਕਰਾਮਾਤ ਜੌ ਇਤਕ ਰਖਾਵੈਂ। 

ਫੂਕ ਮਾਰ ਬ੍ਰਹਮੰਡ ਉਡਾਵੈਂ ॥੩੩॥ 


543 





544 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੂਰ ਸਸੀ ਤਾਰਾ ਗਨ ਤੋਰੈਂ। 

ਨੌਕਾ ਜਿਮ ਧਰਤੀ ਕਉ ਬੋਰੈਂ”। 

ਤੌ ਭੀ ਕਰਾਮਾਤ ਨਹਿ ਦੇਵੈਂ। 
ਨਿਜਾਨੈਦ ਮੈਂ ਮਗਨ ਰਹੇਵੈਂ ॥ ੨੪ ॥ 
ਜਿਮ ਗੁਰੁ ਅਰਜਨ ਲਵਪੁਰ ਮਾਂਹੀ'। 
ਸਹੇ ਕਸ਼ਟ ਅਸ ਕਹੇ ਨ ਜਾਂਹੀ। 
ਕਰਾਮਾਤ ਕੇ ਥੇ ਸਿੰਧ' ਪੂਰੇ। 

ਨਾਹਿ ਦਿਖਾਈ ਜਰਾ' ਜਰੂਰੇ? ॥ ੨੫ ॥ 
ਨਿਜਾਨੰਦ ਤੈ ਬ੍ਰਿਤਿ ਨ ਚਾਲੀ। 

ਰਹੇ ਅਡੋਲ ਅਮੋਲ ਬਿਸਾਲੀ। 

ਦੇਹ ਸਬੰਧ ਨ ਜਰਾ ਜਨਾਯੋ। 

ਜੀਵਤ ਮਿ੍‌ਤਕ ਹੋਇ ਦਿਖਾਯੋ ॥ ੩੬ ॥ 
ਸਿਖ ਜੁ ਥੇ ਤਿਨ ਕੇ ਕਰਮਾਤੀ। 

ਸੋ ਭੀ ਰਖੇ ਬਰਜ ਬਖਯਾਤੀ। 

ਯਹਿ ਸੁਨਿ ਮੈਂ ਦਰਸ਼ਨ ਹਿਤ ਗਯੋ। 
ਬੰਦਿ ਚਰਨ ਧੰਨ ਧੰਨਜ ਅਲਯੋ ॥੩੭॥ 
ਜਰਨਾ ਅਜਰ! ਪੇਖਿ ਤਿਨ ਕੇਰੀ। 
ਉਛਰਯੋ ਮਨ ਮਮ ਅਸ ਤਿਸ ਬੇਰੀ। 
ਚਾਹਯੋ ਉਲਟਾ ਕਰੋਂ ਲਾਹੌਰੈਂ। 

ਪੈ ਬਰਜਜੋ ਗੁਰੁ ਦੈ ਸੌਂਹ ਗੌਰੈਂ ॥੨੮॥ 
ਹਰਿ ਗੁਬਿੰਦ ਅਬਿ ਤਿਨ ਕੇ ਪੂਤ। 

ਹੈਂ ਸਭਿ ਬਿਧਿ ਤਿਨ ਸਮ ਮਜ਼ਬੂਤ। 
ਚਹੈਂ ਤ ਉਲਟ ਪੁਲਟ ਕਰਿ ਡਾਰੈਂ। 

ਪੈ ਵਹਿ ਜਰਨਾ ਰਖਤ ਅਪਾਰੈਂ ॥ ੩੯ ॥ 
ਜਿਨ ਕੋ ਕਿਲੇ ਗੁਲੇਰ ਮਝਾਰੇ। 

ਰਖਯੋ ਤੁਮੈ ਕਰਿ ਬੰਦ ਬ੍ਰਿਥਾਰੇ' ॥ ੪੦ ॥ 
ਦੋਹਰਾ: 

ਬਾਦਸ਼ਾਹਿ ਯਹਿ ਬਾਤ ਸੁਨਿ, 
ਬ੍ਰਿਧ ਪੀਰ ਤੈ ਸਾਚ। 

ਕਾਂਪਯੋ ਮਨ ਡਰਿ ਢਰ ਪਰਜੋ', 


'ਲਾਹੌਰ ਵਿੱਚ। 


'ਸਮੁੰਦਰ। 
'ਥੋੜ੍ਹੀ ਜੇਹੀ ਵੀ। “ਜ਼ਰੂਰਤ (ਲੋੜ) ਪੈਣ 'ਤੇ ਵੀ। 


'ਨ ਸਹਾਰੀ ਜਾਣ ਵਾਲੀ (ਸ਼ਕਤੀ) ਨੂੰ ਸਹਾਰਨਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 545 


ਸਹੀ ਨ ਗੀ ਗੁਰਿ ਆਂਚ' ॥੪੧॥ 
ਚੌਪਈ: 

ਗੁਰੁ ਪੁਤਾਪ ਸੁਨਿ ਸ਼ਹਿ ਡਰਿ ਡੋਲ੍ਯੋ। 
ਤੁਰਤ ਵਜ਼ੀਰ ਖਾਨ ਕੋ ਬੋਲ੍ਯੋ। 

ਤੁਮ ਮੁਰੀਦ ਸਾਦਿਕ ਗੁਰੁ ਕੇਰੋ। 
ਕਹਯੋ ਕਰੋ ਯਹਿ ਕਾਰਜ ਮੇਰੋ ॥੪੨॥ 
ਤੂਰਨ ਪੂਰਨ ਗੁਰਹਿਂ ਲਯਾਵੋ। 

ਭੂਲ ਗੁਨਾਹ ਮੋਰ ਬਖਸ਼ਾਵੋ। 

ਮਾਨ ਵਜੀਰ ਖਾਨ ਚਲ ਗਯੋ। 

ਗੁਰੁ ਪਹਿ ਕਰਤ ਬੇਨਤੀ ਭਯੋ ॥ ੪੩ ॥ 
ਕੈਦੀ ਨ੍ਿਪਨ ਜਬੈ ਯਹਿ ਸੁਨੀ। 

ਅਏ ਦੁਖਤ ਕਰਿ ਰੋਦਨ ਧੁਨੀ'। 
ਅਤਿ ਘਿਗਿਆਇ' ਚਰਨ ਲਪਟਾਏ। 
ਹਮੈ ਆਪ ਬਿਨ ਕੈਸ ਬਿਤਾਏ ॥੪੪॥ 
ਕੋ ਹਮ ਕੋ ਫਿਰ ਆਨ ਛੁਡੈ ਹੈ। 

ਤੁਮ ਬਿਨ ਰੱਛਕ ਕੋ ਨ ਦਿਸੈ ਹੈ। 

ਸੀ ਕਰਤਾਰ ਰੂਪ ਤੁਮ ਧਰਹੋ। 
ਸਰਨਾਗਤ ਕੇ ਬੰਧਨ ਹਰਹੋ ॥ ੪੫ ॥ 
ਬ੍ਰਿਦ' ਗਰੀਬ ਨਿਵਾਜ਼ ਸੰਭਾਰੋ। 

ਕਾਟੋ ਬੰਧਨ ਅਬੈ ਹਮਾਰੋ। 

ਦੀਨ ਬੈਨ ਬਹੁ ਤਿਨ ਕੇ ਸੁਨ ਕੈ। 
ਧੀਰਜ ਦਯੋ ਗੁਰੂ ਮਨ ਗੁਰ ਕੈ ॥੪੬॥ 
ਕਹਯੋ ਵਜੀਰ ਖਾਨ ਕੇ ਤਾਈਂ। 

ਹਮੈਂ ਬੰਦਗੀ ਕਰੈਂ ਇਹਾਂਈਂ। 

ਕੈ ਯਹਿ ਕੈਦੀ ਛੂਟੈਂ ਸਬਿ ਹੀ। 

ਨਾਹਿ ਤ ਹਮ ਭੀ ਜਾਂਹਿ ਨ ਕਬਿ ਹੀਂ ॥੪੭॥ 


ਮਾਨੈ ਜਹਾਂਗੀਰ ਜਯੋਂ ਸਹੀ ॥੪੮॥ 





546 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਪਤਸ਼ਾਹਿ ਪੁਨਾ ਯੋਂ ਭਾਖਾ। 

ਗੁਰੁ ਕਾ ਬਚਨ ਸੀਸ ਹਮ ਰਾਖਾ। 

ਦਾਮਨ' ਪਕਰਿ ਗੁਰੂ ਕਾ ਜੇਤੇ। 
ਨਿਕਸੈਂ ਕੈਦੀ ਛੂਟੈਂ ਤੇਤੇ ॥੪੯॥ 

ਤਬਿ ਵਜੀਰ ਖਾਂ ਵਹੈ ਕਮਾਯੋ'। 

ਜਜੋਂ ਗੁਰੁ ਚਹਜੋਂ ਭਯੋ ਤਯੋਂ ਸਾਯੋ' ॥੫੦॥ 
ਬਾਵਨ ਪਾਲਯੋ" ਕਾ' ਗੁਰੁ ਜਾਮਾ?। 


ਪਹਰ ਫਰਾਇ ਛੁਡਏ ਤਮਾਮਾਂ। 

ਯਹਿ ਜਬਿ ਖਬਰ ਜਬਰ' ਸੁਨ ਪਾਈ। 
ਆਏ ਜਨ ਦਰਸ਼ਨ ਸਮੁਦਾਈ ॥੫੧॥ 
ਦੇਸ ਦੇਸ ਗੁਰੁ ਕੀਰਤਿ ਫੈਲੀ। 

ਮਨਹੁ ਮਾਲਤੀ ਫੁਲੀ ਅਮੈਲੀ'। 

ਧੰਨਯ ਧੰਨਯ ਗੁਰੁ ਪਰ ਉਪਕਾਰੀ। 

ਕਹੈਂ ਐਸ ਮਿਲਿ ਸਬਿ ਨਰ ਨਾਰੀ ॥੫੨॥ 
ਸ੍ਰੈਯਾ: 

ਜਯੋਂ ਮਿਥਲੇਸ' ਵਿਸ਼ੇਸ਼ ਕਢੇ, 

ਨਰਕਾਂਨ ਤੈ' ਨਾਰਕੀ? ਜੀਵ ਅਪਾਰੀ। 
ਦੈਂਤ ਬਨਾਸੁਰ ਕੋ ਹਰ' ਜਜੋਂ, 

ਜਦੁ ਨਾਥ! ਛੁਡਾਇ ਲਈ ਬਹੁ ਨਾਰੀ। 
ਰਾਵਨ ਬੰਦ ਤੈ' ਜਯੋਂ ਸੁਰ ਬ੍ਰਿੰਦਨ, 
ਫੰਧ' ਕਟੇ ਰਘੁਚੰਦ? ਸੁਧਾਰੀ। 

ਤਾਂਹਿ ਮਨਿੰਦ' ਨਰਿੰਦ? ਬਰਿੰਦਾ, 

ਕਢੇ ਹਰਿ ਗੋਬਿੰਦ ਜੂ ਉਪਕਾਰੀ ॥ ੫੨॥ 
ਪਾਰਸ ਨਾਥ ਗਹੇ ਨਰ ਨਾਥ', 

ਮਛੰਦੁ ਨਾਥ ਜਯੋਂ ਜਾਇ ਛੁਡਾਏ। 

ਨ੍ਰਿਪ ਪੁੰਜ' ਗੁਬਿੰਦ” ਰਿਹਾਇ ਕਰਾਏ”। 
ਫੰਧਕ ਤੈ' ਜਿਮ ਜੀਵ ਘਨੇ, 


'ਪੱਲਾ। 


(ਬਾਦਸ਼ਾਹ ਦੇ) ਉਸੇ (ਬਚਨ) 'ਤੇ ਅਮਲ ਕੀਤਾ। 

'ਉਹ ਉਵੇਂ ਹੀ ਹੋਇਆ। 

'ਬਵੰਜਾ ਪੱਲਿਆਂ (ਕਲੀਆਂ) ਦਾ। “ਚੋਲਾ। “ਇਥੇ ਪਾਠ 
'ਬਾਲ੍ਯੋ' ਛਪਿਆ ਹੋਇਆ ਸੀ ਜੋ ਸਾਡੇ ਖਿਆਲ ਵਿੱਚ ਅਸ਼ੁੱਧ 
ਹੈ। 


'ਜਨਕ (ਰਾਜੇ) ਤੋਂ। 

'ਨਰਕਾਂ ਤੋਂ। “ਨਰਕ ਦੇ। 

ਮਾਰ ਕੇ। 

'ਜਿਵੇਂ ਕ੍ਰਿਸ਼ਨ ਜੀ ਨੇ। 

ਕੈਦ ਤੋਂ। “ਸਾਰੇ ਦੇਵਤਿਆਂ ਦੇ। 

'ਫਾਹੇ। 'ਸ਼ੀਰਾਮ ਚੰਦਰ ਜੀ ਨੇ। 

'ਉਨ੍ਹਾਂ ਵਾਂਗ। “ਰਾਜੇ। “ਸਾਰੇ (ਭਾਵ ਬਵੰਜਾ)। 


'ਪਕੜੇ ਹੋਏਰਾਜੇ। 


'ਸਾਰੇਰਾਜੇ। “ਸੀ ਕ੍ਰਿਸ਼ਨ ਜੀ ਨੇ। 'ਛੁਡਾਏ। 
'ਸ਼ਿਕਾਰੀਆਂ ਤੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਛੁਡਵਾਵਤ ਹੈਂ ਧਰਮੀ ਬਹੁ ਥਾਏ। 

ਤਯੋਂ ਹਰਿ ਗੋਬਿੰਦ ਜੂ ਗੁਰੁ, ਭੂਪ' 
ਛੁਡਾਇ, ਭਲੇ ਬੰਦੀ ਛੋੜ ਕਹਾਏ ॥ ੫੪॥ 
ਸੰਗ ਲਵਾਇ' ਗੁਰੈਂ ਮੁਦ ਪਾਇ”, 

ਵਜ਼ੀਰ ਖਾਂ ਸ਼ਾਹਿ ਸੋਂ ਆਇ ਮਿਲਾਏ। 
ਸ਼ਾਹਿ ਗਹੇ ਪਦ ਪੰਕਜ ਦੋ, 

ਕਰ ਜੋਰਿ ਨਿਜੰ ਅਪਰਾਧ ਛਿਮਾਏ'। 
ਸਾਢਸਤੀਨ ਤੇ ਲੀਨ ਬਚਾਏ। 

ਆਵਹਿ ਸੋ ਬਨ ਸ਼ੇਰ, ਮੁਝ ਨਿਤ 
ਖਾਵਨ, ਰਾਖਤ ਆਪ ਹਟਾਏ ॥੫੫॥ 
ਏਹੁ ਅਹਿਸਾਨ' ਮਹਾਂਨ ਕਰਜੋ, 

ਮੁਝੈ ਪੈ ਨਹਿ ਜਾਇ ਦਯੋ ਇਵਜ਼ਾਨਾ'। 
ਜਾਪੁ ਕਰਯੋ ਹਮਰੇ ਹਿਤ ਜਾਇ, 

ਸਹੀ ਤਕਲੀਫ਼ ਛਿਮੋ' ਸੁਖਦਾਨਾ। 

ਯੌਂ ਸੁਨ ਕੈ ਮੁਸਕਾਇ ਗੁਰੂ, 

ਸਹਿ ਨੀਤ' ਪ੍ਰੀਤ ਸੁ ਬੈਨ ਬਖਾਨਾ। 

ਹੈ ਗੁਰੂ ਕੋ ਘਰ ਕਾਮ ਤਰੂ' , 

ਚਿਤਵੈ ਜਸ' ਜੋ ਫਲ ਲੇਤ ਮਹਾਨਾ ॥੫੬॥ 
ਕਬਿਤ : 

ਮਲ ਹੀਨ ਮੁਕਰ ਸਮਾਨ' ਗੁਰੁ ਘਰ ਜਾਨ, 
ਜੈਸੋ ਮੁਖ ਕਰਿ ਦੇਖੇ ਤੈਸੋ ਹੀ ਦਿਖਾਇ ਹੈਂ। 
ਰਾਵਰ ਕੇ ਬਡੇ ਮੇਲ ਰਾਖ ਬਰ' ਲੇਤ ਰਹੇ, 
ਆਪ ਹਜ਼ਰਤ ਤਿਮ ਚਹਿਤ ਭਲਾਇ' ਹੈਂ। 
ਸ਼ਾਹਿ ਕੇ ਨਜੀਕ ਚੌਂਕੀ ਚੰਦਨ ਪੈ ਬੈਠੇ ਗੁਰੁ, 
ਜ਼ੇਵਰ ਜਰਾਊ ਜਰੇ ਅੰਗਨ ਸੁਹਾਇ ਹੈਂ। 
ਸੀਸ ਸਿਰਪੇਚ' ਜਿਗ੍ਹਾ ਕਲਗੀ ਦਮਕ ਰਹੀ”, 
ਕਰ ਮੈਂ! ਕਪੂਰੀ” ਸਿਮਰਨਾ ਝਲਕਾਇ ਹੈਂ” 
॥੫੭॥ 


'ਰਾਜੇ। 


'ਨਾਲ ਲੈ ਕੇ। “ਅਅਨੌਦ ਹੋ ਕੇ। 


'ਸ਼ੀਸ਼ੇ ਵਾਂਗ। 
'ਵਰ। 


'ਹੇ ਬਾਦਸ਼ਾਹ (ਅਸੀਂ) ਆਪ ਦੀ ਭਲਾਈ ਚਾਹੁੰਦੇ ਹਾਂ। 


'ਦਸਤਾਰ। “ਚਮਕ ਰਹੀ ਹੈ। 
'ਹੱਥ ਵਿੱਚ। “ਕਪੂਰ ਦਾ। “ਚਮਕਾਉਂਦੇ ਹਨ। 


547 





548 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਫੇਰ ਰਹੇ ਤਾਂਹਿ ਮਨ ਸ਼ਾਹ ਕਾ ਫਿਰਾਯੋਂ ਹੈ!। _ 'ਫਿਰ ਗਿਆ, ਖਿੱਚਿਆ ਗਿਆ। 

ਦੂਰ ਹੀ ਤੈ ਆਯੋ ਗੁਰੁ ਕਹਯੋ ਸਿਖ ਲਯਾਯੋ ਹੈ। 

ਸਹਿਤ ਸੰਕੋਚ ਸ਼ਾਹਿ ਕਹਯੋ ਏਕ ਦਾਨਾ ਯਾਹਿ, 

ਕੀਜੀਏ ਇਨਾਯਤ' ਤਵੱਰੁਕ” ਭਾਯੋ ਹੈ”। 'ਬਖ਼ਸ਼ਸ਼ ਕਰੋ। “ਪ੍ਰਸ਼ਾਦ (ਵਜੋਂ )। “ਮੈਨੂੰ ਇਹ) ਚੰਗਾ ਲੱਗਾ 
ਹੈ। 

ਏਕ ਯਾਦਗਾਰ ਦੂਜੋ ਰੱਖਕ ਲਖੇ ਹੋਂ ਸਾਰ', 'ਚੰਗਾਰਾਖਾ ਜਾਣਾਂਗਾ। 

ਕਰਹੋਂ ਇਮਾਮ ਤਸਵੀ ਕੋ ਮੇਰੁ ਠਾਯੋ_ਹੈਂ! 'ਮੇਰੂ (ਮਣਕੇ) ਦੀ ਥਾਂ (ਆਪਣੀ) ਮਾਲਾ ਦਾ ਸ਼੍ਰੋਮਣੀ ਮਣਕਾ 

॥੫੮॥ ਬਣਾਵਾਂਗਾ। 

ਪੇਖਿ ਪਤਿਸਾਹਿ ਕੋ ਉਮਾਹਿ ਮਾਂਹਿ ਗੁਰੂ ਤਬਿ, 

ਕਹਜੋ ਯਾਹਿ ਰਾਖੀਏ ਸਮੱਗੂ ਹੀ' ਆਪ ਹੈ। 'ਸਾਰਾ (ਸਿਮਰਨ)। 

ਐ ਪੈ ਏਕ ਮਾਲਾ ਸਮ ਯਾਹਿ ਕੇ ਬਿਸਾਲਾ ਆਹਿ, 

ਆਲਾ ਲਾਲਾ ਚੰਦੂ ਕੇ' ਲਈ ਸੁ ਕਰਿ ਪਾਪ ਹੈ। __'ਚੰਦੂ ਲਾਲ ਦੇ ਘਰ ਹੈ। 

ਤਾਂ ਪਰ ਬ੍ਰਿਤੰਤ ਸਭਿ ਸੁਨਯੋ ਪਤਸ਼ਾਹਿ ਜਬਿ, 

ਚੰਦੂ ਕੋ ਦ੍ਰੋਹੀ' ਗੁਰੁ ਪਾਪੀ ਲਯੋ ਥਾਪ ਹੈ”। 'ਵੈਰੀ। ਮੰਨ ਲਿਆ। 

ਲਯੋ ਸੋ ਬੁਲਾਈ ਮਾਲਾ ਤਲਬ ਫੁਰਮਾਈ', 'ਮਾਲਾ ਲਿਆਉਣ ਲਈ ਕਿਹਾ। 

ਗੁਰੂ ਪੇਖੇ ਜੋ ਤਿਥਾਂਈਂ' ਚੰਦੂ ਤਾਈਂ ਚਢਯੋ ਤਾਪ 'ਓਥੇ। 

ਹੈ ॥੫੯॥ 

ਸਾਫ਼ ਇਨਕਾਰੀ ਹੋਇ ਕਹਜੋ ਨ ਨਿਹਾਰੀ ਮੈਂ ਹੂੰ, 

ਮਾਲਾ ਲਘੁ ਭਾਰੀ ਕੈਹੂੰ' ਗੁਰੁ ਕੀ ਕਿਥਾਂਈਂ ਥੀ। _'ਛੋਟੀ ਵੱਡੀ ਕਿਸੇ ਤਰ੍ਹਾਂ ਦੀ ਵੀ। 

ਤਾਂ ਪਰ ਤਲਾਸ਼ੀ ਜਬਿ ਭਈ ਤਾਹਿਂ ਘਰ ਖਾਸੀ', _ 'ਚੰਗੀ ਤਰ੍ਹਾਂ। 

ਨਿਕਸੀ ਜਿਨਸ' ਸਬਿ ਗੁਰੂ ਜੋ ਲਿਖਾਈ ਥੀ। (ਮਾਲਾ ਆਦਿ) ਚੀਜ਼ਾਂ। 

ਤਾਂ ਹੀ ਸਮੇਂ ਵਾਰਦਾਤ' ਆਈ ਯਾਦ ਸ਼ਾਹਿ 'ਘਟਨਾ। 

ਤਾਈਂ, 

ਖਾਂ ਵਜ਼ੀਰ ਪੀਰ ਬਿਰਧ ਸਭੈ ਜੋ ਸੁਨਾਈ ਥੀ। 

ਕੋਪ ਹੋਇ ਸ਼ਾਹ ਕਹੋ ਜੌ ਨ ਹੋਤੀ ਬਿਦਿਤ' ਏ, _ 'ਪੁਗਟ। 

ਕਯਾਮਤ' ਮੈ ਤੌ ਤੋ ਮੁਝੇ ਅਤਿ ਦੁਖਦਾਈ ਥੀ 'ਪੁਲੋ ਤੋਂ ਮਗਲੋਂ ਅੰਤਲੇ ਦਿਨ ਸ਼ਰੀਰਾਂ ਵਿੱਚ ਰੂਹਾਂ ਦੀ 

॥੬੦॥ ਕਾਇਮੀ ਦਾ ਨਾਮ ਕਿਆਮਤ ਹੈ। 

ਬੇਟੀ ਕੇ ਬਦਲ' ਬਾਦ? ਗੁਰੂਅਨ ਸੋਂ ਫਰਯੋ। ਬਦਲੇ ਵਿੱਚ। “ਝਗੜਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਝੁਠੀ ਮੂਠੀ ਚੁਗਲੀ ਸੁਨਾਇ ਕੈ ਭਖਾਯੋ ਮੁਝੇ”, 


ਪੰਚਮ ਗੁਰੂ ਕੋ ਬੁਲਵਾਯੋ ਘਰ ਮੈਂ ਹਰਯੋ'। 

ਜਾਹੁ ਅਬਿ ਤੂੰ ਭੀ ਦਫਾ ਹੋਰੁ ਨਿਜ ਕੀਆ ਭਰ, 
ਐਸੇ ਕਹਿ ਹਾਥ ਜੋਰਿ ਗੁਰੂ ਆਗੇ ਯੌਂ ਰਰਯੋ'। 
ਰਾਵਰੋ' ਗੁਨਾਹੀ ਚੰਦੂ ਮਨ ਚਾਹੀ ਦੇਹੁ ਸਜ਼ਾ, 
ਅਭੀ ਗਹਿ ਲੇਹੁ ਯਾਹਿ ਛਿਮਾ ਮੋਹਿ ਪੈ ਕਰਯੋ 
॥੬੧॥ 

ਆਇਸ' ਗੁਰੂ ਕੀ ਪਾਇ ਤਾਹੀਂ ਸਮੇ ਸਭਾ ਵੀਚ, 
ਭਾਈ ਜੇਠੇ, ਪੈੜੇ, ਬਿਧੀ ਚੰਦ, ਚੰਦੂ ਕੋ ਗਹਯੋ। 
ਮਾਰਤ ਪਜਾਰ' ਧੁਰ ਡਾਰ ਉਚ ਯੌ ਕਹਜਯੋ। 


ਹੋਇ ਸਿਖ ਜੋਈ ਯਾਹਿਂ ਮਾਰੈ ਪਨਹੀ ਵਹਯੋ'। 


ਇਹੁ ਗੁਰੁ ਦ੍ਰੋਹੀ ਪਾਪੀ ਤਾਪੀ ਦੂਜ ਸੰਤ ਕੋ ਹੈ, 


ਐਸੇ ਸੁਨਿ ਬਾਲਕ ਬਜਾਰੀ' ਤਾਰੀ? ਮਾਰੈਂ, ਡਾਰੈਂ 
ਧੂਰ, ਭੂਰ ਸਿਖਨ ਕੇ ਜੂਤ ਚੰਦੂ ਨੈ ਸਹਯੋ 
॥੬੨॥ 

ਭਈ ਭੀਰ ਭਾਰੀ ਕੋਊ ਮਾਰੈ ਦੇਵੈ ਗਾਰੀ ਬਡ, 


ਲਾਨ੍ਹਤ ਕਾ ਤਬਕ' ਸਬਕ ਮਿਲੈ ਤਾਂਹਿ ਹੈ। 


ਡੇਰੈ ਮੈਂ ਲਜਾਇ ਪਕਰਾਇ ਸ੍ਹਾਨ ਰਖਕਨ', 

ਆਏ ਗੁਰੁ ਸ਼ਾਹਿ ਤੈ ਬਿਦਾ ਲੈ ਸ ਉਮਾਹਿ ਹੈ। 
ਸਿਖ ਦਿਲਵਾਲੀ' ਭੇਟ ਲੈ ਕਰ ਬਿਸਾਲੀ ਆਏ, 
ਸਬਿ ਹੂੰ ਖੁਸ਼ਾਲੀ' ਕਹੈਂ ਗਹਯੋ ਦੁਸ਼ਟ ਯਾਹਿ ਹੈ। 
ਦੁਤੀ ਦਿਨ ਸ਼ਾਹਿ ਗੁਰੁ ਡੇਰੇ ਮਾਹਿ ਆਯੋ ਚਾਹਿਂ, 
ਕੀਨੀ ਮਿਲਿ ਬਾਤ ਭੇਟ ਦੀਨੀ ਬਹੁ ਚਾਹਿ' ਹੈ 
॥੬੩॥ 


549 


'ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਹਾਂਗੀਰ ਬਾਦਸ਼ਾਹ ਨੇ 
ਆਪ ਦਿੱਤਾ ਹੈ (ਦੇਖੋ ਤੋਜ਼ਕ ਜਹਾਂਗੀਰੀ) ਦੋਸ਼ ਸਾਰਾ ਚੰਦੂ ਦਾ 
ਦਸ ਰਿਹਾ ਹੈ। ਹੋ ਸਕਦਾ ਹੈ ਕਿ ਜਹਾਂਗੀਰ ਨੂੰ ਸਚਾਈ ਦਾ 
ਪਤਾ ਹੁਣ ਲੱਗਾ ਹੋਵੇ। ਉਸ ਸਮੇਂ ਚੰਦੂ ਨੇ ਗੁਰਾਂ ਬਾਰੇ ਝੂਠੀਆਂ 
ਉਜਾਂ ਲਾ ਕੇ ਪਾਤਸ਼ਾਹ ਤੋਂ' ਗੁਰੂ ਜੀ ਦੇ ਕਤਲ ਦਾ ਹੁਕਮ 
ਲਿਖਵਾ ਲਿਆ ਹੋਵੇ। 

'ਸ਼ਹੀਦ ਕਰ ਦਿੱਤਾ। 


'ਕਿਹਾ। 
'ਆਪ ਦਾ। 


ਜੁੱਤੀਆਂ (ਫਾ: ਪੈਜ਼ਾਰ)। 


!ਓਹੀ (ਇਸ ਦੇ) ਜੁੱਤੀਆਂ ਮਾਰੋ। 
'ਬਜ਼ਾਰ ਵਿੱਚ। “ਤਾੜੀਆਂ। 


'ਤਉਕ=ਅਪ੍ਾਧੀ ਦੇ ਗਲ 'ਚ ਪਾਇਆ ਭਾਰੀ ਕੜਾ ਜਾਂ 
ਜ਼ੰਜੀਰ। 
'ਕੁੱਤਿਆਂ ਦੇਰਾਖਿਆਂ ਨੂੰ। 


ਦਿੱਲੀ ਦੇ। 
'਼ੁਸ਼ ਹੋ ਕੇ। 
'ਦਰਸ਼ਨ ਕਰਨ ਲਈ। (ਚਾਹ=ਤੱਕਣਾ ਦੇਖਣਾ।) 


੮੦ <, 


'ਲੋੜਵੰਦ ਹੋ ਕੇ। 





550 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਬਿ ਸੈਂ ਦਿਲਾਏ ਨਜ਼ਰਾਨੇ ਗੁਰੁ ਸ਼ਾਹਿ ਕੌ। 
ਕਸਮ ਕਰਾਇ ਬਦੀ ਸਬਿ ਤੈ ਛੁਡਾਇ ਗੁਰ, 
ਬਖਸ਼ਾਏ ਸਿਰੇਪਾਇ ਸ਼ਾਹਿ ਤੈ ਸਬਾਹਿ ਕੌ'। 
ਪਠਵਏ' ਨਿਜ ਨਿਜ ਧਾਮ ਗਏ ਨਾਮ ਲੇਤ, 
ਕੀਰਤਿ ਗੁਰੂ ਕੀ ਗੰਗ ਫੈਲੀ ਪਾਇ ਥਾਹਿ ਕੌ'। 
ਸ਼ਾਹਿ ਕੋ ਪ੍ਰਮੋਦ' ਦੈ ਕੈ ਬਿਦਾ ਹੂੰ ਕੈ ਤਾਂ ਤੇ ਗੁਰੁ, 
ਆਏ ਸੁਧਾਸਰ ਓਰ ਕਹੇ ਕੋ ਉਛਾਹਿ ਕੌ 
॥੬੪॥ 

ਹਰਦਾਸ ਕਿਲੇਦਾਰ ਆਯੋ ਗੁਰੁ ਸੰਗ, ਜਾਹਿ 
ਚਢਯੋ ਨਾਮਰੰਗ ਐ ਉਮੰਗ' ਬ੍ਰਹਮ ਗਯਾਨ ਕੋ। 


ਲੀ 
ਨਿਝਰ' ਰੰਧਾਵਾ, ਕਾਲਾ ਦੁਲਟ ਸੁਜਾਨ ਕੋ। 
ਭਾਈ ਕਾਰਜਾਦਾ', ਭਾਣਾ, ਸਾਂਈ ਦਿੱਤਾ ਐ 


ਪਿਰਾਣਾ, 

ਆਦਿਕ ਅਪਾਰ ਸਿੱਖ ਸੰਗ ਕਰੇ ਬਜਾਨ ਕੋ। 
ਦਰਸਾਵੈਂ ਫਲ ਪਾਵੈਂ ਲਾਵੈਂ ਪਨਹੀ ਦਿਵਾਨ ਕੋ” 
॥੬੫॥ 

ਆਏ ਸੁਧਾਸਰ ਮਿਲੀ ਮਾਤ ਪ੍ਰਮੋਦ ਭਰ, 

ਔਰ ਗੁਰਦਾਸ ਆਦਿ ਮਿਲੇ ਸਿਖ ਆਇ ਕੈ। 
ਚੰਦੂ ਕੋ ਨਿਹਾਰ ਸਬਿ ਮੋਦ ਧਾਰ ਮਾਰ ਕਰੈ, 
ਕੌਡੀਆਂ ਮੰਗਾਈ ਸੋ ਬਜ਼ਾਰ ਮੈ ਫਿਰਾਇ ਕੈ। 
ਬੀਤਯੋ ਏਕ ਮਾਸ ਸੁਖ ਰਾਸਿ ਬਿਰੇ ਸੁਧਾਸਰ, 
ਪਾਤਸ਼ਾਹਿ ਤਰਫ, ਲਹੌਰ ਅਯੋ ਧਾਇ ਕੈ। 
ਮਿਲਜੋ ਗੁਰੁ ਤਾਈਂ ਬਹੁ ਦਰਬ ਚਢਾਈ ਭੇਟ, 
ਪੁਨਾ ਬੇਗਮਾਤ' ਆਈ ਆਗਯਾ ਕੋ ਪਾਇ ਕੈ 
॥੬੬॥ 

ਦੁਤੀ ਦਿਨ ਸ਼ਾਹਿ ਸੰਗ ਗੁਰੂ ਕੋ ਲਵਾਇ', 


ਸਾਰਿਆਂ ਨੂੰ। 

ਭੇਜ ਦਿੱਤੇ। 

।'ਕੌਣ (ਥਾਹਿ) ਥੱਲਾ ਭਾਵ ਅੰਤ ਪਾ ਸਕਦਾ ਹੈ। 
'ਬਹੁਤ ਅਨੰਦ। 


'ਅੰਮ੍ਰਿਤਸਰ ਦੀ ਤਰਫ਼। 
'ਉਤਸ਼ਾਹ ਨੂੰ। 
'ਗੋਤ। 


'ਨਾਮ। 
'ਭਾਈ (ਬਹਿਲੋ ਦੀ ਬੰਸ) ਦਾ ਰਜਾਦਾ ਨਾਮ। 


'ਬੇਗਮਾਂ। 


'ਨਾਲ ਲੈ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 55] 


ਧਸਯੋ ਲਵ ਪੁਰ ਜਾਇ ਗੁਰੁ ਉਤਰੇ ਮੁਜੰਗ' ਮੈਂ। _ਮੁਜੰਗ ਗੋਤ ਦੇ ਪਠਾਣ ਅਜ਼ੀਜ਼ ਦਾ ਵਸਾਇਆ ਲਾਹੌਰ ਸ਼ਹਿਰ 
ਦਾ ਇਕ ਮਹੱਲਾ। 

ਕਿੰਚੇ ਬੇਗ ਐ ਵਜੀਰ ਖਾਂਨ ਰਹੈਂ ਸੇਵ ਵੀਚ, 

ਸ਼ਾਹਿ ਕੀ ਤਰਫ ਤੈ ਸਦੈਵ ਗੁਰੁ ਸੰਗ ਮੈਂ। 

ਸਿੱਖ ਗਨ ਆਇ ਦੇਸ ਦੇਸ ਤੈਂ ਚਢਾਇਂ ਭੇਟ, 

ਪਾਇ ਫਲ ਚਾਰ ਘਰ ਜਾਇ ਫਿਰ ਰੰਗ ਮੈਂ”। 

ਲਾਗੀ ਰਹੇ ਭੀਰ ਨਿਸ ਦਿਨ ਗੁਰੁ ਤੀਰ', 

ਸਿਖ ਚੰਦੂ ਕੋ ਨਿਹਾਰਿ ਮਾਰ ਗਾਰਿ ਦੈਂ ਉਮੰਗ ਮੈਂ 

॥੬੭॥ 

ਦੋਹਰਾ: 

ਚੰਦੂ ਕੌ ਨਿਤ ਯੌਂ ਮਿਲੈ, 

ਮਾਰ ਜੂਤੀਅਨ ਗਾਰਿ। 

ਦੀਨ ਭਯੋ ਅਤਿਸੈ ਦੁਖੀ, 

ਹਾ ਹਾ ਕਰੇ ਪੁਕਾਰ ॥ ੬੮ ॥ 

ਚੌਪਈ: 

ਇਕ ਦਿਨ ਗੁਰੁ ਤੈ ਆਇਸ ਲੈ ਕੈ। 

ਜੇਠੇ ਆਦਿਕ ਸਿਖਨ ਲਿਜੈ ਕੈ। 

ਫੇਰਯੋ ਸ਼ਹਿਰ ਪਿਖਯੋ ਨਰ ਨਾਰੀ। 

ਜ਼ੁਲਮ ਚਿਤਾਰ ਤਾਹਿ ਦਿਹ' ਗਾਰੀ ॥ ੬੯॥ 

ਪਰੇ ਕ੍ਰਿਮ ਤਨ ਕ੍ਰਿਸ ਅਤਿ' ਹੋਵਾ। 

ਤਰਫਤ ਦੁਖ ਸੋਂ ਜਾਇ ਨ ਜੋਵਾ'। 

ਪਾਛੇ ਬਾਲਕ ਫਿਰੈਂ ਅਨੰਤੈਂ। 

ਜਨ ਜਮਾਤ ਚੰਦੂ ਮਾਹੰਤੈਂ ॥। ੭੦॥ 

ਪਨਹੀ ਕੀ ਪੂਜਾ ਬਹੁ ਕਰੈਂ। 

ਤਾਨ੍ਹੇ ਗਾਰਿ ਬਿਬਿਧ ਜਸ ਰਰੈਂ। 

ਧੁਰ ਭੁਰ ਅਲਤਾ' ਬਰਸੈ ਹੈਂ। 'ਲਾਖ ਤੋਂ ਬਣਿਆ ਇਕ ਤਰ੍ਹਾਂ ਦਾ ਲਾਲਰੰਗ ਜੋ ਸ਼ਾਦੀਆਂ ਵਿੱਚ 

ਵਿ ਵਰਤੀਦਾ ਹੈ। 

ਤਾੜੀ ਜੂਤੇ ਬਾਦ ਬਜੈ ਹੈਂ! ॥ ੭੧॥ 'ਤਾੜੀਆਂ ਤੇ ਜੁੱਤੀਆਂ ਦੇ ਵਾਜੇ ਵਜਾਉਂਦੇ ਹਨ। 

ਮਾਥੇ ਘਾਉ' ਤਿਲਕ ਜਨ ਦੀਨੋ। 'ਜ਼ਖ਼ਮ। 

ਮਹਦ ਨਾਰੀ ਨਰਕ ਨ ਕੀਨੋ'। ਵੱਡਾ ਨਾਰਕੀ (ਜਿਸ ਲਈ ਕੋਈ ਵੀ) ਨਰਕ ਨਹੀਂ 
ਬਣਾਇਆ। 





960 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤ੍ਿਣ ਗਲੀਜ਼ਨ' ਚਵਰ ਢੁਲਾਵੈਂ। 

ਮਾਲਾ ਜੂਤਨ ਫੂਲ ਪਹਿਰਾਵੈਂ ॥ ੭੨॥ 

ਕੌਡੀ ਮਾਂਗਤ ਫਿਰਤ ਦੁਕਾਨੋਂ। 

ਭੀਖ ਮਹੰਤ ਉਗ੍ਰਾਹਿਤ ਮਾਨੋ। 

ਸਿੱਖ ਪੇਖਿ ਤਿਹ ਪਨਹੀ ਮਾਰੈਂ। 

ਮਨੋਂ ਭੇਟ ਦੈ ਜਨਮੁ ਸੁਧਾਰੈਂ ॥ ੭੨॥ 

ਸਗਰ ਨਗਰ ਡਗਰਨ ਮੈਂ! ਫੇਰਯੋ। 

ਸਬਿ ਨਰ ਨਾਰਿਨ ਪਾਪੀ ਹੇਰਜੋ। 

ਦੁਖਤ ਦੇਖਿ ਤਿਹ ਦਯਾ ਨ ਕਰੈਂ। 

ਕਰਿ ਕਰਤੂਤ ਯਾਦ ਦੁਰ ਰਰੈਂ! ॥ ੭੪ ॥ ਤ੍ਰਿਸਕਾਰ ਬੋਧਕ ਸ਼ਬਦ 'ਦੂਰ ਹੋ ਜਾ' ਕਹਿੰਦੇ ਹਨ। (ਅ) ਦੁਰ 


ਫਿਟੇ ਮੂੰਹ ਆਖਦੇ ਹਨ। 
ਕਹਿੰ ਗੁਰੁ ਦ੍ਰੋਹੀ ਨਿੰਦਕ ਜੋਈ। 

ਉਭੈ ਲੋਕ ਦੁਖ ਲਹਿ ਇਮ ਸੋਈ। 

ਥੀ ਜੋ ਸਪਤ' ਸਤਿਗੁਰੂ ਕਰੀ। 'ਸੌਂਹ, ਪੁਤੱਗਿਆ। 
ਆਜ ਪਾਲ ਦਿਖਰਾਈ ਖਰੀ ॥ ੭੫॥ 


ਜਿਸ ਭੜਭੂੰਜੇ ਸਿਖ ਕੇ ਭਠ ਤੈਂ। 
ਚੰਦੂ ਰੇਤ ਮੰਗਾ ਕਰਿ ਹਠ ਤੈਂ। 
ਪੰਚਮ ਗੁਰੂ ਉਪਰ ਥਾ ਗੇਰਾ। 


ਅਬਿ ਚੰਦੂ ਕੋ ਤਿਸ ਸਿਖ ਹੇਰਾ ॥ ੭੬॥ 
ਕੋਪ ਹੋਇ ਭਰਿ ਕੜਛਾ ਭਾਰਾ। 


ਬਾਲੂ ਤਪਤ' ਦੁਸ਼ਟ ਪਰ ਡਾਰਾ। 

ਕਰਛਾ ਮਾਰ ਕਮਰ ਤਿਹ ਤੋਰੀ। 
ਤੜਫੜਾਇ ਕਰਿ ਗਿਰਯੋ ਬਹੋਰੀ ॥ ੭੭॥ 
ਬਦਲਾ ਗੁਰੁ ਦੋਹੀ ਤੈ ਲੀਨਾ। 

ਸਫਲ ਜਨਮ ਉਰ ਸੀਤਲ ਕੀਨਾ। 

ਅਤਿ ਦੁਖ ਪਾਇ ਮਰਯੋ ਤਹਿਂ ਚੰਦੂ। 
ਰੌਰਵ' ਨਰਕ ਪਰਜੋ ਜਾ ਮੰਦੂ ॥ ੭੮ ॥ 
ਲੋਥ ਘਸੀਟ ਭੰਗੀਅਨ ਡਾਰੀ। 

ਗੰਦੇ ਨਾਲੇ ਮਧ ਦੈ ਗਾਰੀ ॥ ੭੯॥ 
ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਕਿਓ 


ਸੰਤ ਦ੍ਰੋਹੀ ਨਿੰਦਕਨ, 
ਹੂੰ ਹੈ ਏਹੀ ਹਾਲ। 
ਚੰਦੂ ਦ੍ਰਾਰਾ ਗੁਰੂ ਨੇ, 
ਪਰਤਖ ਦਯੋ ਦਿਖਾਲ ॥੮੦॥ 
ਸੋਲਾਂ ਸੈ ਪਛੱਤ੍ਰੈ', 'ਸੰਮਤ ੧੬੭੫ ਬਿ: ਨੂੰ। 
ਮਾਰਯੋ ਚੰਦੂ ਦੁਸ਼ਟ। 
ਅਬਿ ਅਧਯਾਇ ਪੂਰਨ ਭਯੋ, 
ਪੂਰਨ ਗੁਰੁ ਤੇ ਤੁਸ਼ਟ' ॥ ੮੧॥ /ਪੁਸੰਨ ਹੋ ਗਏ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਾਨ ਸਿੰਘ ਵਿਰਚਿਤੇ 'ਚੰਦੂ ਮਰਨ ਪ੍ਰਸੰਗ ਬਰਨਨੰ' 
ਨਾਮ ਬਾਈਸਮੇਂ ਬਿਸ੍ਰਾਮ ॥੨੨॥ 





554 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੩. (ਕਸ਼ਮੀਰ ਦੀ ਸੈਰ, ਹਰਿਗੋਬਿੰਦ ਪੁਰ ਵਸਾਉਣਾ, ਕੌਲਾਂ ਦਾ ਪ੍ਰਸੰਗ) 
ਦੋਹਰਾ: 
ਦੁਸ਼ਟ ਦਰਨ ਪਾਰਨ ਸਰਨ, 
ਕਰਨ ਸਰਬ ਸੁਖ ਸਾਰ'। 'ਦੁਸ਼ਟਾਂ ਨੂੰ ਦਲਣ ਵਾਲੀ, ਸ਼ਰਨ (ਆਇਆਂ ਦੀ) ਪਾਲਣਾ 


ਕਰਨ ਵਾਲੀ, ਸਾਰੇ ਸੂਸ਼ਟ ਸੁਖਾਂ ਨੂੰ (ਪੈਦਾ) ਕਰਨ ਵਾਲੀ। 
ਸੀ ਭਗੌਤੀ ਸਿਮਰ ਮਨ, 
ਪਰੈਂ ਬਿਘਨ ਸਿੰਧੁ ਪਾਰ' ॥੧॥ 'ਹੇ ਮਨ (ਐਸੀ) ਸ੍ਰੀ ਸਾਹਿਬ ਦਾ ਸਿਮਰਨ ਕਰ (ਤੂੰ) ਬਿਘਨਾਂ 


ਦੇ ਸਮੁੰਦਰ ਤੋਂ ਪਾਰ ਲੰਘ ਜਾਵੇਂਗਾ। 

ਕਸ਼ਮੀਰਾਦਿਕ ਸੈਲ ਕਰਿ, 

ਪੁਰ ਨਿਜ ਨਾਮ ਬਸਾਇ'। (ਆਪਣੇਂ ਨਾਮ 'ਤੇ ਸ਼ਹਿਰ (ਸ੍ਰੀ ਹਰਿ ਗੋਬਿੰਦ ਪੁਰ) 
ਵਸਾਉਣਗੇ। 

ਕੌਲਾਂ ਕੋ ਪ੍ਰਸੰਗ ਹੂ, 

ਸੁਨੋ ਮੱਧ ਇਸ ਧਜਾਇ ॥੨॥ 

ਲਲਤ ਪਦ ਛੰਦ: 

ਜਹਾਂਗੀਰ ਕੀ ਗੁਰੂ ਸੰਗ ਥੀ, 

ਬਹੁਤ ਪਰੀਤੀ ਹੋਈ। 

ਗੁਰੁ ਕੋ ਰਖੈ ਲਾਹੌਰ ਆਪ ਰਹਿ, 

ਕਰੈ ਬਾਤ ਬਹੁ ਸੋਈ। 

ਗੁਰੁ ਕੋ ਸੰਗ ਰਖਾਏ। 

ਖੜਗ ਸੰਗ' ਗੁਰੁ ਸ਼ੇਰ ਕਈ ਬਿਰ”, ਤਲਵਾਰ ਨਾਲ। “ਵਾਰੀ। 

ਸ਼ਹਿ ਕੋ ਮਾਰ ਦਿਖਾਏ ॥੨॥ 

ਤੀਰ ਤੁਫੰਗਨ ਕੇਰ' ਨਿਸ਼ਾਨੇ, 'ਬੰਦੂਕਾਂ ਦੇ। 

ਜਬਿ ਕਬਿ ਸ਼ਾਹ ਰਖੈ ਹੈਂ। 

ਤਬਿ ਸਬਿ ਸ਼ਾਹੀ ਸੂਰਨ ਤੈ' ਗੁਰੁ, 'ਸੂਰਮਿਆਂ ਤੋਂ। 

ਪਹਿਲ ਨਿਸ਼ਾਨਾ ਕੈ ਹੈਂ'। 'ਗੁਰੂ ਜੀ ਪਹਿਲਾਂ ਨਿਸ਼ਾਨਾ ਫੁੰਡ ਦੇਂਦੇ ਹਨ। 

ਗੁਰੁ ਭਾਟੀ ਦਰਵਾਜੇ ਉਤਰੇ, 

ਲੈਗਰ ਚਲੈ ਅਪਾਰੇ। 

ਨਿਤ ਫਕੀਰ ਮੁਹਤਾਜ' ਛਕੈਂ ਬਹੁ, 

ਆਵੈਂ ਸਿੱਖ ਹਜਾਰੇ ॥੪॥ 

ਗੁਰੁ ਦੋ ਵਕਤ ਦਿਵਾਨ ਲਗਾਵੈਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਸਿ 


ਕੀਰਤਨ ਕਥਾ ਕਰਾਵੈਂ। 

ਦੀਨ ਦੁਨੀ ਕੇ' ਹਰਿ ਗੋਵਿੰਦ ਗੁਰ, '(ਦੁਨੀ) ਇਸ ਲੋਕ (ਅਤੇ) (ਦੀਨ) ਪੁਲੋਕ ਦੇ। 
ਸਾਚੇ ਸ਼ਾਹਿ ਕਹਾਵੈਂ। 

ਸਿੱਖਨ ਕੋ ਮਸੰਦ ਸਬਿ ਮੁਲਕੋਂ, 
ਗੁਰੁ ਢਿਗ ਪ੍ਰੇਰ ਲਿਆਵੈਂ। 

ਦਰਬ ਹਥਯਾਰ ਅਸ੍ਹ ਦੈ ਭੇਟਾ, 
ਸਿੱਖ ਚਾਰ ਫਲ ਪਾਵੈਂ ॥੫॥ 
ਜਾਇਦਾਤ ਚੰਦੂ ਕੀ ਜ਼ਬਤੀ', 
ਸ਼ਾਹਿ ਕੋਪ ਹੈ ਜਬਿ ਹੀ। 

ਬਯਾਸਾ ਤਟ' ਤਿਹ ਗਾਮ? ਰੁਹੀਲਾ, 
ਜ਼ਬਤ ਭਯੋ ਥਾ ਤਬਿ ਹੀ। 
ਬਾਦਸ਼ਾਹਿ ਤੈ ਸੰਨਦ' ਲੈ ਗੁਰੁ, 
ਸੋਊ ਬਸਾਵਨ ਕੀਨਾ। 

ਸੋਲਾਂ ਸਏ ਸਤੱਤ੍ਰ ਮਾਂਹੀ, 

ਹਰਿ ਗੁਬਿੰਦ ਪੁਰ ਪੀਨਾ' ॥੬॥ 
ਗਾਮ ਬਸਾਇ ਤਹਾਂ ਤੈ ਜਬਿ ਗੁਰੁ, 
ਬਾਰਠ' ਮੈ ਚਲ ਆਏ। 

ਸੀ ਚੰਦ ਤਹਿ ਕਰਤ ਹੁਤੋ ਤਪ, 
ਮਿਲੇ ਤਾਂਹਿ ਮੁਦ ਪਾਏ। 

ਦੇਹਰੇ ਨਾਨਕ ਜਗਯ' ਆਇ ਕਰਿ”, ।ਆ ਕੇ ਜੱਗ ਕੀਤਾ। “ਹੈਰਾਨ। 
ਬੇਦੀ ਸਬਿ ਸਿਤਕਾਰੇ। 

ਦਾਨ ਮਾਨ ਦਰਜ ਸੰਤਨ ਕੋ ਦੈ, 

ਜਨ ਗ੍ਰੀਬ ਬਹੁ ਪਾਰੇ ॥ ੭॥ 

ਆਇ ਸੁਧਾਸਰ ਕੀਨੋ ਮੇਲਾ, 

ਦੀਪ ਮਾਲ ਕਾ ਭਾਰਾ। 

ਸੰਗਤ ਦੇਸ ਬਦੇਸੋਂ ਲੈ ਕਰਿ, 

ਅਏ ਮਸੰਦ ਅਪਾਰਾ। 

ਕਾਰ ਭੇਟ ਬਹੁ ਸਿਖਨ ਚਢਾਈ, 
ਫਲ ਮਨ ਭਾਵਤ ਪਾਏ। 
ਬਾਦਸ਼ਾਹਿ ਨੈ ਪੁਨਾ ਗੁਰੂ ਕੌ, 





556 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਯੋ ਲਹੌਰ ਮੰਗਾਏ ॥ ੮॥ 

ਦੋਈ। 

ਬਾਵਕ ਨਾਮ ਰਬਾਬੀ ਰਾਖ੍ਯੋ, 
ਸ਼ਬਦ ਸੁਨਾਵੈ ਸੋਈ। 

ਪੀਰ ਫਕੀਰ ਤੁਰਕ ਲਾਹੌਰੀ, 

ਸੰਤ ਭਗਤ ਬਹੁ ਹਿੰਦੂ। 

ਗੁਰੁ ਕੀ ਸਭਾ ਵੀਚ ਨਿਤ ਆਵੈਂ, 
ਪਾਵੈਂ ਮੋਦ ਬੁਲਿੰਦੂ ॥੯॥ 

ਕਬੀ ਕਬੀ ਗੁਰੁ ਮੀਆਂ ਮੀਰ ਢਿਗ, 
ਜਾਵੈਂ ਵਹਿ ਭੀ ਆਵੈ। 

ਰੰਗ ਇਲਾਹੀ ਪਿਥੇ ਦਿਖਾਵੈ 
ਤੱਜਬ ਪੀਰ ਰਹਾਵੈ। 

ਗਯਾਨ ਬਿਗਯਾਨ' ਮਾਰਫਤ?, ਊਚੀ 
ਮਜਲ' ਫਕੀਰਨ ਵਾਰੀ। 

ਕਰਿ ਪੁਤੱਖਯ ਦਿਖਾਵੈਂ ਸਥਿ ਕੋ, 
ਮਿਲੈ ਜੈਸ ਅਧਿਕਾਰੀ ॥੧੦॥ 
ਦੋਹਰਾ: 

ਜਹਾਂਗੀਰ ਕਸ਼ਮੀਰ ਕੇ, 

ਸੈਰ ਹੇਤ ਕਿਯ ਪਯਾਨ'। 

ਗੁਰੁ ਕੋ ਲੀਨੋਂ ਸੰਗ ਨਿਜ, 

ਕਰਿ ਸਿਤਕਾਰ ਮਹਾਨ ॥ ੧੧॥ 
ਚੌਪਈ: 
ਬਾਦਸ਼ਾਹਿ ਕੌ ਨ੍ਰਿਪ ਪਹਾਰੀ। 
ਮਿਲੇ ਆਇ ਦੈ ਨਜ਼ਰਾਂ ਭਾਰੀ। 
ਗੁਰੁ ਕੋ ਭੀ ਭੇਟਾ ਦਿਲਵਾਵੈ। 
ਨ੍ਰਿਪਨ ਤੈ, ਸ਼ਹਿ ਜਹਿ ਚਲਿ ਜਾਵੈ ॥੧੨॥ 
ਸੈਰ ਸ਼ਿਕਾਰ ਬਹੁਤ ਦਿਨ ਕੀਨਾ। 
ਉੱਤੁ ਦਿਸ ਕਾ ਤਬਿ ਗੁਰੂ ਪੀਨਾ'। 
ਸੁਨਿ ਗੁਰੁ ਆਵਨ ਸਿਖ ਬਹੁ ਆਵੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 557 


ਕਰੈਂ ਦਰਸ ਬਹੁ ਭੇਟ ਚਢਾਵੈਂ ॥੧੨॥ 
ਲੈ ਕਰਿ ਪੁਨ ਗੁਰੁ ਤੈ ਉਪਦੇਸ਼ੂ। 

ਪਾਇ ਚਾਰ ਫਲ ਕਟੈਂ ਕਲੇਸ਼ੂ। 

ਮਾਧੋ ਦਾਸ ਸਿਖ ਇਕ ਗਯਾਨੀ। 

ਰਹੇ ਵੀਚ ਕਸ਼ਮੀਰ ਮਹਾਨੀ ॥ ੧੪ ॥ 
ਸੇਵਾ ਦਾਸ ਪੁੱਤਰ ਤਿਸ ਕੇਰਾ। 

ਸਿਖ ਕਰਯੋ ਜਿਨ ਦੇਸ ਬਧੇਰਾ। 

ਭਾਗ ਭਰੀ ਬ੍ਰਿਧਾ ਤਿਸ ਮਾਈ। 

ਗੁਰੁ ਹਿਤ ਰਖੀ ਪੁਸ਼ਾਕ ਬਨਾਈ ॥ ੧੫॥ 
ਕਰੈਂ ਪ੍ਰਤੀਖਨ' ਗੁਰੁ ਆਗਵਨੂੰ”। 
ਪ੍ਰੇਮ ਭਗਤਿ ਕੇ ਤੀਨੋਂ ਭਵਨੂ '। 


ਗੁਰ ਦਰਸ਼ਨ ਨਿਸ ਦਿਨ ਇਮ ਚਾਹੈਂ। 
ਜਯੋਂ ਚਕੋਰ ਸਸਿ ਹੇਤ ਉਮਾਹੈਂ! ॥੧੬॥ 


ਭਗਤਨ ਕੈ ਵਸ ਈਸ਼ਰ ਜੈਸੇ। 

ਪ੍ਰੇਮੀ ਸਿੱਖਨ ਵਸ ਗੁਰੁ ਤੈਸੇ ॥ ੧੭॥ 
ਜਾਇ ਤਿਨੈਂ ਗੁਰੁ ਦਰਸ਼ਨ ਦੀਨਾ। 
ਭਏ ਮੋਦ ਜਯੋਂ ਜਲ ਮਿਲਿ ਮੀਨਾ'। 
ਕ੍ਰਿਖੀ ਸੁਸਕ ਮੇਘ ਜਯੋਂ ਬਰਸੇ'। 
ਗੁਰੁ ਕੋ ਪਿਖਿ ਸਿਖ ਹੋਏ ਸਰਸੇ' ॥੧੮॥ 
ਸੁਨਿ ਗੁਰੁ ਆਵਨ ਸਿਖ ਸਬਿ ਦੇਸੀ'। 
ਗੁਰੁ ਦਰਸ਼ਨ ਹਿਤ ਅਏ ਬਿਸੇਸੀ'। 
ਜਥਾ ਸ਼ਕਤਿ ਉਨਿ ਭੇਟ ਚਢਾਈ। 
ਭਏ ਮੋਦ ਪਰਮੋਦ ਮਹਾਂਈ ॥ ੧੯ ॥ 
ਸੀ ਨਗਰ ਮੈ ਸ਼ਾਹਿ ਥਿਰਾਨਾ। 

ਅਏ ਗੁਰੂ ਤਹਿਂ ਤੈ ਕਰ ਪਯਾਨਾ'। 
ਬਾਰਾਂਮੂਲੇ ਉਤਰੇ ਆਈ। 


!ਉਡੀਕਣਾ। 2“ਆਉਣਾ। 
ਤਿੰਨੇ (ਮਾਧੋ ਦਾਸ, ਭਾਗ ਭਰੀ ਤੇ ਪੁੱਤਰ ਸੇਵਾ ਦਾਸ) ਪੇੇਮਾ 
ਭਗਤੀ ਦੇ ਘਰ ਸਨ। 


'ਚੰਦ ਵਾਸਤੇ ਉਤਸ਼ਾਹ ਕਰਦੇ ਹਨ। 


'ਗੁੱਡੀ ਤੇ ਡੋਰ ਵਾਂਗ ਹਾਲਤ ਹੋ ਗਈ। ਭਾਵ ਗੁਰੂ ਜੀ ਸੇਵਕਾਂ 
ਦੀ ਪ੍ਰੀਤੀ ਦੇ ਖਿੱਚੇ ਜਾ ਰਹੇ ਹਨ। 


'ਮੱਛੀਆਂ। 

'ਜਿਵੇਂ ਬੱਦਲ ਵਰ੍ਹੇ ਤੋਂ ਸੁੱਕੀ ਖੇਤੀ (ਹਰੀ ਹੋ ਜਾਂਦੀ ਹੈ)। 
'ਅਨੌਦ। 

(ਕਸ਼ਮੀਰ) ਦੇਸ ਦੇ। 

'ਬਹੁਤੇ। 





558 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਹਿਂ ਬਾਵਨ ਅਵਤਾਰ ਭਇਆਈ' ॥ ੨੦॥ 

ਕੱਸ਼ਪ ਜਯੋਂ ਕਸ਼ਮੀਰ ਬਸਾਯਾ। 

ਸੋ ਪੁਸੰਗ ਗੁਰੁ ਸਿਖਨ ਸੁਨਾਯਾ। 

ਚਲੇ ਪਵੰਗਮ' ਚਢਿ ਗਿਰ ਲੰਘਤ”। ਘੜੇ ਤੇ। “ਪਹਾੜਾਂ ਨੂੰ ਲੈਘਦੇ। 

ਮਗ ਮੈ ਤਾਰਤ ਪਾਰਤ ਸੰਗਤ ॥ ੨੧॥ 

ਹਫਸਾਵਾਦ' ਪਹੂਚੇ ਆਈ। 'ਹਾਫ਼ਜ਼ਾਬਾਦ। 

ਕਰਮ ਚੰਦ ਜਹਿ ਸਿੱਖ ਰਹਾਈ। 

ਕਰੀ ਸੇਵ ਤਿਸ ਨੇ ਮਨ ਲਾਏ। 

ਕਈ ਰੋਜ ਗੁਰੁ ਰਖੇ ਟਿਕਾਏ ॥ ੨੨॥ 

ਗਿਰਦ ਨਿਵਾਸੀ ਕੀ ਬਹੁ ਸੰਗਤ। 

ਸੁਨਿ ਗੁਰੁ ਆਵਨ ਅਈ ਉਮੰਗਤ। 

ਜ਼ੇਵਰ ਬਸਨ ਅੱਸੂ ਹਥਯਾਰੇ। 

ਨਕਦੀ ਭੇਟਾ ਦਈ ਅਪਾਰੇ ॥੨੩॥ 

ਕਰਿ ਦਰਸ਼ਨ ਲੀਨੋ ਉਪਦੇਸ਼ੂ। 

ਭਏ ਮੋਦ ਪ੍ਰਮੋਦ ਵਿਸੇਸੂ ॥ ੨੪॥ 

ਦੋਹਰਾ: 

ਤਹਿਂ ਤੈ ਚਲ ਕਰਿ ਸਤਿਗੁਰੂ, 

ਮਗ ਬਹੁ ਸਿਖਨਿ ਤਾਰ। 

ਜਾ ਤਲਵੰਡੀ' ਦਰਸਜੇ, 

ਆਦਿ ਗੁਰੂ ਦਰਵਾਰ ॥ ੨੫॥ 

ਚੌਪਈ: 

ਸ੍ਰੀ ਗੁਰੁ ਨਾਨਕ ਜਿਸ ਜਿਸ ਠੌਰੈਂ। 

ਕਰੇ ਚਰਿਤ ਪਾਵਨ ਅਤਿ ਗੋਰੈਂ। 

ਦਰਸੇ ਖਸ਼ਟਮ ਗੁਰੁ ਸਬਿ ਜਾਏ। 

ਕਰਿ ਬੰਦਨ ਪੁੁਸ਼ਾਦ ਕਰਾਏ ॥ ੨੬ ॥ 

ਸੁਨਿ ਗੁਰੁ ਆਵਨ ਸਿੱਖ ਅਪਾਰੇ। 

ਆਏ ਦਰਸ਼ਨ ਹਿਤ ਮੁਦ ਧਾਰੇ। 

ਦਰਬ ਅਪਾਰ ਭੇਟ ਗੁਰੁ ਹੋਈ। 

ਹੁਤੋਂ ਨਿਮਾਣੀ' ਕਾ ਦਿਨ ਸੋਈ ॥੨੭॥ ਜੇਠ ਸੁਦੀ ੧੧ਵੀਂ ਜਿਸ ਨੂੰ ਨਿਰਜਲਾ ਇਕਾਦਸ਼ੀ ਕਹਿੰਦੇ 
ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 559 


ਯਾਹੀ ਤੇ ਮੇਲਾ ਤਹਿੰ ਹੇਰੋ। 

ਅਬਿ ਲੌ ਹੋਤ ਨਿਮਾਣੀ ਕੇਰੋ। 

ਤਹਿ ਤੈ ਚਲਿ ਮੱਦੀ' ਗੁਰੂ ਆਏ। 

ਸਿਖ ਕਿਦਾਰੇ ਆਦਿ ਮਿਲਾਏ ॥੨੮॥ 

ਰੋਗ ਹਜੀਰ ਦੂਰ ਤਿਹ ਭਯੋ। 

ਜੂਤਾ ਗੁਰ ਕਾ ਜਬੈ ਛੁਹਯੋ। 

ਅਬਿ ਲੌ ਸੋ ਪਨਹੀ' ਗੁਰੁ ਕੇਰੀ। 

ਹੈ ਤਹਿਂ, ਹਰ ਹੈਰੋਗ ਬਧੇਰੀ' ॥ ੨੯॥ 

ਗਾਮ ਮਟਵੀਂ ਤਹਿਂ ਤੈ ਆਏ। 

ਮਿਲੇ ਸਿੱਖ ਦੂਜ' ਬਹੁ ਧਰਿ ਭਾਏ। 'ਬ੍ੁਹਮਣ ਸਿੱਖ। 

ਰਾਵੀ ਤੀਰ ਗਾਂਮ ਮੰਡਯਾਲੀ। 

ਥਾ ਤਹਿਂ ਦੁਆਰਾ ਭਗਤ ਬਿਸਾਲੀ ॥ ੩੦॥ 

ਮਰਵਾਹਾ' ਖੱਤਰੀ ਬਡ ਭਾਰੂ। 'ਗੋਤ। 

ਸੁਤਾ ਤਾਂਹਿ ਕਮਲਾ ਅਵਤਾਰੁ'। ਉਸ ਦੀ ਪੁੱਤਰੀ ਲੱਛਮੀ ਦਾ ਅਵਤਾਰ ਸੀ। 

ਸੁਨਿ ਮਹਿਮਾਂ ਗੁਰੁ ਕੀ ਤਿਨ ਚਾਹੀ। 

ਨਿਜ ਕੰਨਯਾ ਗੁਰੁ ਸੰਗ ਬਿਵਾਹੀ ॥੨੧॥ 

ਭਾਗੀ' ਬ੍ਰਹਮਨ ਮੱਟੂ ਵਾਰੇ। 'ਨਾਮ। 

ਸਾਹਾ ਸੋਧਨ” ਲੌ ਬਿਵਹਾਰੇ। “ਸਾਹਾ ਸੋਧਨ ਤੋਂ ਭਾਵ ਸ਼ਾਦੀ ਦਾ ਦਿਨ ਮੁਕੱਰਰ ਕਰਨ ਤੋਂ'ਹੈ। 
ਸਾਹਾ ਸੋਧਨ ਸਮੇਂ ਗੂਹਾਂ, ਨਛੱਤ੍ਰਾਂ ਤੇ ਜੋਗਨੀਆਂ ਆਦਿ ਦੀ 
ਵੀਚਾਰ ਕਰਨ ਦੀ ਕੋਈ ਲੋੜ ਨਹੀਂ। ਹਜ਼ੂਰ ਦਾ ਫ਼ੁਰਮਾਨ ਹੈ: 
"ਸਾਹਾ ਗਣਹਿ ਨ ਕਰਹਿ ਬੀਚਾਰੁ॥ ਸਾਹੇ ਉਪਰਿ ਏਕੰਕਾਰੁ।" 

ਵੀਚ ਖਰੇ ਹੂ ਕਾਰ ਕਰਾਯੋ। 

ਭਾਈ ਕਾ ਖਤਾਬ' ਬਡ ਪਾਯੋ ॥ ੩੨ ॥ 'ਉਪਾਧੀ, ਪਦਵੀ, ਲਕਬ। 

ਹੈ ਸੰਤਤਿ' ਤਿਸ ਕੀ ਅਬਿ ਤਹਾਂ। 'ਉਲਾਦ। 

ਹਰਿ ਗੁਰੁ ਭਗਤ ਉਜਾਗਰ ਮਹਾਂ। 

ਲੈ ਡੋਲਾ ਗੁਰੁ ਨਿਜ ਪੁਰ ਆਏ। 

ਮਾਤਾ ਗੰਗ ਉਮੰਗ ਬਢਾਏ ॥ ੩੨ ॥ 

ਸ਼ਗਨ ਕੀਨ ਸਬਿ ਸਾਦੀ ਕੇਰੇ। 

ਦਾਨ ਗਰੀਬਨ ਦਏ ਬਥੇਰੇ। 

ਤੀਨ ਸਨੁਖਾ' ਚਾਂਦ ਸੀ ਘਰ ਮੈਂ। 





560 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੇਖਿ ਪੇਖਿ ਪਗ ਟਿਕਤ ਨ ਧਰ ਮੈਂ! ॥੩੪॥ __ 'ਧਰਤੀ ਤੇ। 
ਇਤ ਉਤ ਫਿਰਤ ਫੂਲ ਸੀ ਫੂਲੀ। 

ਲੇਤ ਬਧਾਈ ਆਨੰਦ ਝੂਲੀ'। 'ਮਸਤ ਹੋਈ। 
ਪੂਤ ਸਪੂਤ ਬੀਰ ਪ੍ਰਤਾਪੀ। 

ਮਿੱਤ੍ਰਨਿ ਪਾਰਕ ਸੱਤੂਨਿ ਖਾਪੀ ॥ ੩੫॥ 

ਦੌਲਤ ਘਰ ਮੈਂ ਉਭੈ' ਮਹਾਨੈਂ। 'ਦਨੋਂ (ਤਰ੍ਹਾਂ ਦੀ, ਦੁਨਿਆਵੀ ਤੇ ਦੈਵੀ ਗੁਣਾਂ ਦੀ)। 
ਰਾਵਰੰਕ' ਖਲਕਤ ਸਬਿ ਮਾਨੈ। 'ਰਾਜੇ ਤੇ ਕੰਗਾਲ। 
ਪੌਤ੍ਹ ਖੇਲਤ ਸੁਖਦ ਸੁਹਾਵਨ। 

ਕੋ ਬਡਭਾਗਨਿ ਮਮ ਸਮ ਪਾਵਨ ॥ ੩੬ ॥ 

ਐਸੇ ਕਹਿ ਗੰਗਾ ਹਰਖੈ ਹੈ। 

ਬਾਰ ਬਾਰਿ ਗੁਰੁ ਬਿਰਧ' ਮਨੈ ਹੈ। 

ਗੁਰੂ ਨਿਤਾ ਪ੍ਰਤਿ ਲਾਇ ਦਿਵਾਨਾ। 

ਦੈ ਉਪਦੇਸ਼ ਸਿੱਖਨ ਕਲਯਾਨਾ ॥ ੩੭॥ 

ਸਿੱਖ ਮਸੰਦ ਬ੍ਰਿੰਦ ਨਿਤ ਆਵੈਂ। 

ਅਰਪਿ ਉਪਾਇਨ' ਬਾਂਛਤਿ ਪਾਵੈਂ। 

ਜਾਮ ਜਾਮਨੀ' ਰਹੀ ਜਗੈ ਕੈ। 

ਸੌਚ ਇਸ਼ਨਾਨ ਕ੍ਰਿਯਾ ਗੁਰੁ ਕੈ ਕੈ ॥ ੩੮॥ 

ਹੋਇ ਇਕੰਤ ਸੁਤੰਤ ਬਿਰਾਵੈਂ। 

ਨਿਜਾਨੰਦ ਮੈਂ ਬ੍ਰਿਤਿ ਲਗਾਵੈਂ। 

ਥਿਰੈਂ ਸਭਾ ਮੈਂ ਪੁਨ ਗੁਰੁ ਆਈ। 

ਕੀਰਤਨ ਕਥਾ ਸੁਨੈਂ ਮਨ ਲਾਈ ॥ ੩੯ ॥ 

ਪੁਨ ਸ਼ਿਕਾਰ ਸੰਗ ਸੁਭਟਨ' ਜਾਵੈਂ। 

ਸ਼ਸਤੁ ਬਿਦਯਾ ਸਿਖਨ ਸਿਖਾਵੈਂ। 

ਪੁਨਾ ਆਇ ਲੈਗਰ ਬਰਤਵੈ ਹੈ'। 

ਭੋਜਨ ਅਰਥੀ' ਭਾਵਤ ਪੈ ਹੈ” ॥੪੦॥ 'ਲੋੜਵੰਦ। “ਮਨ ਭਾਉਂਦਾ ਛਕਦੇ ਹਨ। 
ਢਰੇ ਦਿਵਸ ਢਾਢੀ ਜਸ ਰਰੇ। 

ਧਰਮ ਜੁੱਧ ਸਾਕੇ ਜਿਨ ਕਰੇ। 

ਤਿਨ ਕੀ ਵਾਰੈਂ ਐਸ ਉਚਾਰੈਂ। 

ਜੋ ਸੁਣ ਕਾਯਰ ਭੀ ਰਣ ਪਾਰੈਂ! ॥੪੧॥ 

ਨੌ ਵਾਰਾਂ ਪਰ ਧੁਨੀ' ਚਢਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 561 


ਗੁਰੂ ਗੁੰਥ ਮੈਂ ਗੁਰਹਿਂ ਜੋ ਭਾਈ'। '(ਜੋ ਵਾਰਾਂ ਦੀਆਂ ਧੁਨੀਆਂ) ਗੁਰਾਂ ਨੂੰ ਚੰਗੀਆਂ ਲੱਗੀਆਂ। 
ਸੁਨਿ ਰਹਿਰਾਸ ਅਰਦਾਸ ਕਰੈ ਕੈ। 
ਹਰਿਮੰਦਰ ਕੌ ਬੰਦਨ ਕੈ ਕੈ ॥੪੨॥ 
ਚੌਕੀ ਸੁਨੈ ਕਾਨੜੇ ਕੇਰੀ। 

ਪੁਨਾ ਆਰਤੀ ਸੋਹਿਲਾ ਟੇਰੀ। 

ਨਿਜ ਨਿਜ ਥਾਨ ਬਿਰਾਜੈਂ ਜਾਈ। 

ਸੁਖ ਸੌਂ ਯੋਂ ਦਿਨ ਰੈਨ ਬਿਤਾਈ ॥ ੪੨॥ 
ਧਨ ਅਨਗਨ ਸੰਗਤ ਕਾ ਆਵੈ। 

ਸਬਿ ਬਿਵਹਾਰ ਚਲਯੋ ਇਮ ਜਾਵੈ। 
ਯਹਿ ਸਤਿਗੁਰੁ ਕੀ ਗਾਥਾ ਕਹੀ। 

ਸੁਨੋ ਸ਼ਾਹਿ ਕੀ ਜੋ ਵਿੱਚ ਰਹੀ ॥੪੪॥ 
ਦੋਹਰਾ: 

ਛੋਡਯੋ ਥਾ ਗੁਰੁ ਜੋਇ। 

ਕੁਛ ਦਿਨ ਰਹਿ ਤਹਿਂ ਤੈ ਚਲਯੋ, 


ਗਿਲਯੋ ਮਿਿਤੁ ਮਗ ਸੋਇ' ॥ ੪੫॥ ।ਉਸ ਨੂੰ ਰਸਤੇ 'ਚ ਮੌਤ ਨੇ ਨਿਕਲ ਗਿਆ ਭਾਵ ਮਰ ਗਿਆ। 


ਸ਼ਾਹਿਜਹਾਂ ਭਯੋ ਸ਼ਾਹਿ ॥੪੬॥ 
ਮਹਿਮਾਂ ਗੁਰੁ ਕੀ ਭਾਰ। 

ਸ਼ਾਹਿ ਜਹਾਂ ਸੁਨ ਰਖੀ ਥੀ, 

ਯਾਂ ਤੈ ਮਨਿ ਮੁਦ ਧਾਰ ॥੪੭॥ 


ਸ਼ਾਹਿ ਪੇਮ ਕਰਿ ਗੌਰ ॥੪੮॥ 
ਗੁਰੁ ਕੋ ਸੰਗ ਰਖਾਇ। 





562 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਸਦ ਪਾਂਚ ਸੋ ਰਜਤ ਪਣ', 

ਨਿਤ ਪੁਤਿ ਏਕ ਹਜ਼ਾਰ। 

ਪਨੈਂ ਰੁਜੀਨਾ' ਗੁਰੂ ਢਿਗ, 

ਪੀਰ ਬੀਰ ਲਖਿ ਭਾਰ ॥੫੦॥ 
ਦਿੱਲੀ ਦੱਖਨ ਦੇਸ ਦਿਸ, 

ਦੌਰੇ ਚਢਯੋ ਸ਼ਾਹਿ। 

ਸੰਗਤ ਨਿਤ ਬਹੁ ਆਹਿ ॥੫੧॥ 
ਲਲਤ ਪਦ ਛੰਦ: 
ਬੰਦੋਬਸਤ ਕਰਿ ਸ਼ਾਹਿ ਮੁਲਕ ਕਾ, 
ਫਿਰ ਲਾਹੌਰ ਮੈਂ ਆਯੋ। 


ਤਾਜਰ' ਸਿੱਖ ਇਕ ਅਸ੍ਹ ਬੁਖਾਰੀ?, 


ਤੋਫਾ ਗੁਰੁ ਹਿਤ ਲਯਾਯੋ। 


ਜਬਰਨ ਸਿਖ ਲੈ ਲੀਨਾਂ। 

ਸੋਲਾਂ ਸਹਸ' ਰੁਪਯਾ ਦਯੋ ਤਹਿਂ, 
ਸੋ ਸਿਖ ਗੁਰੁ ਕੋ ਦੀਨਾ ॥੫੨॥ 
ਸੁਨਿ ਤ੍ਰੀਫ਼ ਅੱਸੂ ਕੀ ਸਿਖ ਤੈ ਗੁਰੂ, 
ਕਹਯੋ ਨ ਗਮ ਕਰਿ ਰਾਈ। 

ਬਾਜੀ ਗੁਰੁ ਕਾ ਘਰ ਗੁਰੁ ਐ ਹੈ, 
ਕੂਰਾ ਕਰਿ ਸ਼ਹਿ ਤਾਂਈਂ। 

ਭਯੋ ਬਿਮਾਰ ਤੁਰੰਗ' ਤਬੈ ਵਹਿ, 
ਕਰਿ ਇਲਾਜ ਤ੍ੂਕ ਹਾਰੇ। 

ਰੁਸਤਮ ਖਾਂ ਕਾਜੀ ਸ਼ਾਹੀ ਥਾ, 
ਸ਼ਹਿ ਤਿਹ ਦਯੋ ਵਿਚਾਰੇ ॥੫੩॥ 
ਗੁਰੁ ਡੇਰੇ ਢਿਗ ਥਾ ਮੁਜੰਗ ਮੈਂ, 
ਕਾਜੀ ਕਾ ਘਰ ਚੀਨੌ'। 

ਤਹਿ ਭੀ ਵਹਿ ਜਬਿ ਭਯੋ ਨ ਰਾਜੀ, 


'ਸੋਦਾਗਰ। 'ਸ਼ੁਖ਼ਾਰੇ ਦੇ ਇਲਾਕੇ ਦਾ ਘੋੜਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 563 


ਤਿਸ ਤੈ ਮੁਲ ਗੁਰੁ ਲੀਨੋ। 

ਤਾਜੀ' ਰਾਜੀ ਭਯੋ ਗੁਰੂ ਢਿਗ, 
ਪਿਖਿ ਸਿਖ ਖੁਸ਼ੀ ਮਨਾਈ। 

ਕਾਜੀ ਆਇ ਰਜਤਪਣ ਮਾਂਗੈ, 
ਗੁਰੁ ਨਿਤ ਦੈਂਹ ਟਰਾਈ' ॥੫੪॥ 
ਇਕ ਦਿਨ ਕੋਪ ਹੋਇ ਅਤਿ ਕਾਜੀ, 
ਪਾਜੀ' ਯੌਂ ਦੁਰ ਟੇਰੋ”। 

ਮੈਂ ਅਬਿ ਹੋਇ ਦਮਾਦ' ਗੁਰੂ ਕਾ, 
ਲੈਹੁਂ ਰਜਤਪਣ ਹੇਰੋ। 

ਕਾਜੀ ਪੁਤਿ ਉਚਾਰਾ। 

ਤੂੰ ਕਯਾ ਮੂਢ ਬਕਤ, ਅਬਿ ਬਨ ਹੈ, 
ਗੁਰੂ ਦਮਾਦ ਤੁਮਾਰਾ ॥੫੫॥ 
ਯਹਿ ਸੁਨਿ ਹੇ ਬਿਸਮੈ ਗੁਰੂ ਬ੍ਿਧ ਕੋ. 
ਕਹਯੋ ਗਜਬ' ਕਿਆ ਕੀਨੋ। 


ਬਚਨ ਤੁਮਾਰ ਨ ਟਰ ਹੈ ਕਬਿ ਹੀ, 
ਟਰੈ ਲੇਖ ਬਿਧਿ ਪੀਨੋ'। 


ਲੀਕ ਅਲੀਕ ਸਿਲਾ ਕੀ ਰਵ ਤੁਵ', 
ਜੈਸ ਕਹਯੋ ਤਸ ਹ੍ਹੈ ਹੈ। 

ਮੇਰੁ', ਧੁਵ”, ਧਰ”, ਚਲੈ ਕਦਾਪੀ'', 
ਬਚਨ ਨ ਤੋਹਿ ਚਲੈ ਹੈ ॥੫੬॥ 
ਹਮੈ ਹੋਇ ਜਗ ਮੈਂ ਉਪਹਾਸੀ', 
ਜਬਿ ਤੂਕਨੀ ਹੋ ਦਾਸੀ। 

ਕਰੈਂ ਨਿੰਦ ਮੁਹਿ ਖਾਸੀ'। 

ਕੁਛ ਦਿਨ ਬੀਤੇ ਬ੍ਰਿੰਧ ਬਚਨ ਨੈ, 
ਯਾ ਬਿਧਿ ਬਯੋਂਤ ਬਨਾਈ। 

ਤਿਸ ਕਾਜੀ ਕੇ ਸੁਤਾ ਕੁਮਾਰੀ', 

ਥੀ ਰਤਿ ਰੂਪ ਸੁਹਾਈ' ॥੫੭॥ 


'ਟਾਲ ਦੇਂਦੇ ਹਨ। 


'ਨੀਚ ਨੇ। “ਇਉਂ ਖੋਟਾ (ਬਚਨ) ਕਿਹਾ। 
'ਜਵਾਈ। 


'ਕਹਿਰ। 


'ਬਿਧਾਤੇ ਦਾ ਲਿਖਿਆ ਤਕੜਾ ਲੇਖ। 
ਤੁਹਾਡੀ ਬਾਣੀ ਪੱਥਰ ਦੀ ਅਮਿੱਟ ਲਕੀਰ (ਵਾਂਗ) ਹੈ। 


ਸੁਮੇਰ ਪਰਬਤ। “ਧੂ ਮੰਡਲ। “ਧਰਤੀ। 'ਜੇ ਕਦੀ ਚੱਲ ਪੈਣ 
ਭਾਵ ਆਪਣੇ ਟਿਕਾਣੇਂ ਤੋਂ ਹਿੱਲ ਪੈਣ। 


'ਮਖ਼ੌਲ, ਠੱਠਾ। 


'ਕੰਵਾਰੀ ਪੁੱਤਰੀ। 
'ਰਤੀ (ਕਾਮ ਦੀ ਇਸਤ੍ਰੀ) ਦੇ ਰੂਪ (ਵਰਗੀ) ਸੋਹਣੀ। 





564 


ਜ੍ਰਾਨ ਜਪੈ ਨਿਤ ਮੌਲਾ'। 

ਕਮਲਾ ਕਿਧੌ ਦੁਤੀ ਪੁਗਟਾਨੀ' 
ਕਮਲ ਫੂਲ ਸੀ ਕੌਲਾਂ। 

ਬੈਠਿ ਕੁਰਾਨ ਪਢੈ ਮਧ ਬਾਰੀ, 

ਕਰੈ ਬੰਦਗੀ ਭਾਰੀ। 

ਤ੍ਰਿਛੇ ਨੈਨ ਚਿਤੇ' ਨਿਤ ਗੁਰੁ ਕੋ, 
ਸੀਨੇ ਪਈ ਚੰਗਾਰੀ' ॥੫੮॥ 
ਅਗਨੀ ਘਾਸ ਘਸੋਰੀ'। 

ਰੂਪ ਅਨੂਪ ਗੁਰੂ ਮੁਖਿ ਸਸਿ ਪਿਖਿ, 


ਹੋਈ ਮਸਤ ਚਕੋਰੀ। 

ਜ਼ੇਵਰ ਜਰੇ ਜਰਾਊ ਜਗਮਗ, 

ਸੋਹਿਤ ਅੰਗਨਿ ਸਾਰੇ। 

ਕਲਗੀ ਜਿਗਾ ਪੇਚਸਿਰ ਸਸਿ ਪਰ', 
ਜਰੇ ਮਨੋ ਗਨ ਤਾਰੇ ॥੫੯॥ 
ਕੁੰਡਲ ਲੋਲ ਕਪੋਲਨ ਝਲਕੈਂ', 
ਅਲਕੈਂ' ਖਲਕੈਂ? ਮੋਹੈਂ। 


ਭੌਂਹ' ਮਰੋਰ ਮੰਦ” ਮੁਸਕਾਵਨ, 
ਪਿਖਿ ਬਿਰ ਚਿਤਰਹਿ ਕੋ ਹੈਂ। 
ਸਯਾਮ ਸਮੱਸੂ ਪੂਰਨ ਸਸਿ ਗਿਰਦ, 
ਜਨ ਤਮ ਸਘਨ ਬਿਰਾਯੋ'। 


ਭੁਜ ਪੁਲੌਭ ਜਨ ਕਰਭਿ ਕਰੀ ਕਰ, 
ਕਦਲੀ ਜੰਘ ਸੁਹਾਯੋ' ॥ ੬੦॥ 


ਉਦਰ ਤ੍ਰਿਵਲੀ ਬਿਸਦ ਉਰ ਸੁਠ ਸੁੱਚ, 


ਉੱਚ ਸਕੰਧ ਛਬਿ ਪੂਰੇ'। 
ਬਿੰਦੂਮ ਅਧਰ ਦਸਨ ਜਨ ਹੀਰੇ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸੋਭਾ, ਕ੍ਰਾਂਤੀ। 
'ਪੂਮੇਸ਼ਰ ਨੂੰ। 
'ਜਾਂ ਦੂਜੀ ਲਛਮੀ ਪ੍ਰਗਟ ਹੋਈ ਹੈ। 


ਦੇਖਦੀ ਹੈ। 
'ਹਿਰਦੇ 'ਚ (ਪ੍ਰੇਮ ਦੀ) ਚੰਗਿਆੜੀ। 


(ਸੁੱਕੇ) ਘਾਹ ਵਿੱਚ ਛੁਪਾਈ ਹੋਈ ਅੱਗ। 


'ਦਸਤਾਰ ਰੂਪ ਚੰਦ੍ਰਮਾ ਉਪਰ। 


ਗੱਲ੍ਹਾਂ ਉਪਰ ਹਿਲਦੇ ਕੁੰਡਲ ਚਮਕਦੇ ਹਨ। 

'ਕੇਸਾਂ ਦੀਆਂ ਪੇਚਦਾਰ ਲਟਾਂ ਜੋ ਗੱਲ੍ਹਾਂ 'ਤੇ ਲਟਕਦੀਆਂ ਹੋਣ। 
“ਖਲਕਤ ਨੂੰ। 

'ਭੂਵੱਟੇ। “ਹੌਲੀ ਹੌਲੀ। 


'ਮੁੱਖ ਰੂਪ ਪੁੰਨਿਆ ਦੇ ਚੰਦ ਉਦਾਲੇ ਕਾਲਾ ਦਾੜ੍ਹਾ ਜਾਣੋ ਗਾੜ੍ਹਾ 
ਅਨ੍ਹੇਰਾ ਟਿਕਿਆ ਹੋਇਆ ਹੈ। 

'ਹਾਥੀ ਦੇ ਬੱਚੇ ਦੀ ਸੁੰਡ ਵਾਂਗ ਜਾਣੋ ਲੈਬੀਆਂ ਬਾਹਾਂ ਹਨ ਤੇ 
ਲੱਤਾਂ ਕੇਲੇ ਵਰਗੀਆਂ ਸੋਂਹਦੀਆਂ ਹਨ। 


ਪੇਟ ਦੇ ਤਿੰਨ ਉਤਮ ਵਲ ਹਨ, ਛਾਤੀ ਸੁੰਦਰ ਤੇ ਪਵਿੱਤਰ ਹੈ, 
ਉੱਚੇ ਮੋਢੇ ਸੁੰਦਰਤਾ ਦੇ ਭਰੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਰੇ ਕਵਲ ਮੈਂ ਰੂਰੇ'। 


ਕੇ ਮਦ ਭੰਜਨ ਹਾਰੇ'। 


ਤਿਛੀ ਚਿਤੌਨ ਬਿਛੀ ਸੀ ਡਸ ਹੈ 
ਬਰਛੀ ਘਾਉ ਜਨ ਮਾਰੇ' ॥੬੧॥ 


ਸ਼ਸਤ੍ਰ ਬਸਤ੍ਰ ਸਜ ਜਬਿ ਗੁਰ ਚਢ ਕਰਿ, 
ਚਪਲ ਤੁਰੰਗ' ਕੁਦਾਵੈਂ। 

ਤਯੋਂ ਤਯੋਂ ਮਨ ਕੌਲਾਂ ਕਾ ਕੂਦਤ, 

ਸੁਧ ਬੁਧ ਸਬਿ ਬਿਸਰਾਵੈ। 

ਨੂਰ ਜਹੂਰ ਇਲਾਹੀ ਗੁਰੁ ਕਾ', 

ਪਿਖਿ ਸੋ ਭਈ ਦਿਵਾਨੀ। 

ਇੱਕ ਟਕ ਪੇਖਤ ਰਹਿ ਦਿਸ ਗੁਰ ਕੀ, 
ਬਿਨ ਹੀ ਦਾਮ ਬਿਕਾਨੀ ॥੬੨॥ 
ਪੂਰਤ ਆਨੰਦ ਭਾਰੀ'। 

ਬਸਗੀ ਮਨ ਮੈਂ ਠਸਗੀ ਤਨ ਮੈਂ”, 
ਫਸਗੀ ਨਾਰਿ ਵਿਚਾਰੀ। 

ਇਕ ਦਿਨ ਕਾਜੀ ਪਾਜੀ ਨੈਂ! ਪਿਖਿ, 
ਮਾਰ ਤਾਂਹਿ ਕੋ ਕੀਨੀ। 

ਦਾਸੀ ਹਾਥ ਪਠੀ ਲਿਖ ਚੀਰੀ', 

ਕੌਲਾਂ ਹੋ ਅਤਿ ਦੀਨੀ ॥੬੩॥ 

ਦੀਨ ਦਯਾਲ ਗਰੀਬ ਨਿਵਾਜੂ, 
ਸ਼ਰਨਾਗਤ ਪ੍ਰਤਿਪਾਲਕ। 

ਹਲਤ ਪਲਤ' ਮਮ ਮਾਲਕ। 
ਆਜਜ਼' ਦੀਨ” ਦਿਵਾਨੀ ਦਾਸੀ, 
ਸ਼ਰਣ ਰਾਵਰੀ' ਆਈ। 

ਜਲ ਬਿਨ ਮੀਨ' ਦੀਨ ਫਣਿ ਮਣਿ ਬਿਨ? 


565 


'ਜਾਣੋ ਬੁੱਲ੍ਹ ਮੂੰਗੇ ਹਨ, ਦੰਦ ਹੀਰੇ ਹਨ, ਮੁੱਖ ਰੂਪ ਕੰਵਲ ਵਿੱਚ 


ਸੁੰਦਰ ਜੜੇ ਹੋਏ ਹਨ। 


'ਕੰਵਲਾਂ ਵਰਗੇ ਨੇਤ੍ਰ ਸੁਰਮੇ ਤੋਂ ਬਿਨਾਂ ਹੀ ਮਮੋਲਿਆਂ ਦੇ ਹੰਕਾਰ 


ਨੂੰ ਭੰਨਣ ਵਾਲੇ ਹਨ। 


'ਤਿੱਖੀ ਝਾਕਣੀ ਨੂੰਹੀਂ ਵਾਂਗ ਡੰਗ ਮਾਰਦੀ ਹੈ ਜਾਂ ਜਾਣੋ ਬਰਛੀ 


ਜ਼ਖ਼ਮ ਕਰਦੀ ਹੈ। 


'ਚੰਚਲ ਘੋੜਾ। 


'ਗੁਰਾਂ ਦੇ ਚਿਹਰੇ ਦਾ ਬਹੁਤਾ ਇਲਾਹੀ ਪ੍ੁਕਾਸ਼। 


(ਗੁਰਾਂ ਦੀ) ਸੁੰਦਰ ਸ਼ਕਲ। 
'ਭਾਰੀ ਅਨੰਦ 'ਚ ਭਰੀ ਹੋਈ। 
'ਸ਼ਰੀਰ ਵਿੱਚ ਪ੍ਰਵੇਸ਼ ਕਰ ਗਈ। 


'ਨੀਚ ਨੇ। 


'ਚਿੱਠੀ। 


ਪੈਗ਼ੰਬਰ। 

'ਲੋਕ ਪੁਲੋਕ ਵਿੱਚ। 

'ਗ਼ਰੀਬ। “ਦੁਖੀ। 

'ਆਪ ਜੀ ਦੀ। 

'ਮੱਛੀ। “ਮਣੀ ਤੋਂ ਬਿਨਾਂ ਸੱਪ ਦੁਖੀ ਹੁੰਦਾ ਹੈ। 





566 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਯੋਂ ਮਮ ਦਸ਼ਾ ਬਿਤਾਈ' ॥੬੪॥ 
ਬਿਨ ਦਰਸ਼ਨ ਰਾਵਰ ਇਕ ਪਲ ਮੁਹਿ, 
ਜੁਗ ਸਮ ਬਿਤਿਤ ਦੁਹੇਲਾ। 

ਜ਼ਰ ਜ਼ੇਵਰ ਤੇਵਰ ਬੀਛੀ ਸੀ, 

ਸਬਿ ਪਰਵਾਰ ਬਘੇਲਾ'। 


ਕੈ ਅਬਿ ਚਰਨ ਸ਼ਰਨ ਮੁਹਿ ਰਾਖਹੁ, 
ਨਹੀ ਤੋ ਬਿਸ' ਖਾ ਮਰ ਹੈਂ। 

ਪ੍ਰਾਨ ਦਾਨ ਮੁਹਿ ਦੇਹੁ ਪੀਰ ਜੀ, 

ਅਬਿ ਬਯੋਗ ਨਹਿ ਜਰ ਹੋ' ॥੬੫॥ 
ਸੁਨਿ ਬਿਨਤੀ ਗਿਣਤੀ ਬਿਨ ਗੁਰਿ ਉਰਿ, 
ਕਰੁਣਾ ਉਪਜੀ ਭਾਰੀ'। 

ਕਹਯੋ ਹੋਇ ਹੈ ਮਨਸ਼ਾ' ਪੂਰਨ, 
ਤੂਰਨ' ਅਬੈ ਤੁਮਾਰੀ। 

ਇਹੁ ਸੰਦੇਸ਼ ਕਿਰਣ ਰਵਿ ਜਯੋਂ ਲਹਿ', 
ਖਿਲਯੋ ਕਵਲ ਉਰ ਕੌਲਾਂ। 
ਸਿਜਦੇ' ਸ਼ੁਕਰ ਲਾਖ ਹੀ ਕੀਨੇ, 
ਲਖ੍ਯੋ ਪੀਰ ਦਿਢ ਮੌਲਾ' ॥੬੬॥ 


ਫੁਰੇ ਕਪੋਲ' ਅਧਰ? ਚਖ' ਭੁਜ'' ਕੁਚ?:, 


ਅੰਗੀਆ' ਤਨੀਆਂ ਤੂਟੀ। 
ਜਰਦੀ' ਜਰਦੀ“ ਦੂਰ ਭਈ ਮੁਖ, 
ਹੋਯੋ ਬੀਰ ਬਧੂਟੀ'। 

ਦੁਤੀ ਦਿਵਸ ਗੁਰੁ ਡੇਰਾ ਤਹਿ ਤੈ, 
ਨਿਸ ਕੌ ਕੂਚ ਕਰਾਯੋ। 

ਕੌਲਾਂ ਸਾਰ' ਪਾਇ ਜ਼ਰ ਜ਼ੇਵਰ, 
ਲਿਯ ਘਰ ਤੈ ਮਨ ਭਾਯੋ ॥ ੬੭॥ 
ਡਾਰ ਕਮੰਦ ਦੁਆਰ ਦਰੀਚੀ', 
ਉਤਰ ਗੁਰੂ ਢਿਗ ਆਈ। 


'ਧਨ ਗਹਿਣੇ ਤੇ ਬਸਤ੍ਰ ਠੂਹੀਆਂ ਵਰਗੇ ਤੇ ਸਾਰਾ ਪ੍ਰਵਾਰ ਸ਼ੇਰ 
(ਵਾਂਗ ਦੁਖਦਾਈ ਹੈ)। 


'ਜ਼ਹਿਰ। 
ਹੁਣ ਮੈਂ ਵਿਛੋੜਾ ਸਹਾਰ ਨਹੀਂ ਸਕਦੀ। 


ਹਿਰਦੇ ਵਿੱਚ ਬਹੁਤੀ ਕਿਰਪਾ ਪੈਦਾ ਹੋਈ। 

'ਇੱਛਾ। 

'ਛੇਤੀ। 

'ਇਸ ਸੁਨੇਹੇ ਰੂਪ ਸੂਰਜ ਦੀ ਕਿਰਣ ਨੂੰ ਦੇਖ ਕੇ (ਭਾਵ ਸੁਣ 
ਕੇ)। 


'ਨਮਸਕਾਰਾਂ। 

'ਗੁਰੂ ਜੀ ਨੂੰ ਪੱਕਾ ਰੱਬ ਜਾਣਿਆ। 

'ਗੱਲ੍ਹਾਂ। “ਸੁੱਲ੍ਹ। “ਨੇਤ੍ਰ। ''ਬਾਹਾਂ। “ਅਸਥਣ। 

'ਚੋਲੀ ਦੀਆਂ। 

'ਪੀਲੱਤਣ। 'ਛੇਤੀ। 

'ਚੀਚ ਵਹੁਟੀ (ਵਾਂਗ) ਮੁਖ (ਲਾਲ ਸੁਰਖ਼) ਹੋ ਗਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 567 


ਸੂਮ ਪਰਮ ਨਿਧਿ' ਪਾਈ। 'ਵੱਡਾ ਖ਼ਜ਼ਾਨਾ। 

ਗਦ ਗਦ ਗਿਰਾ' ਰੁਮਾਂਚ ਭਯੋ ਤਨ”, 'ਰੁਕੇ ਹੋਏ ਕੰਠ 'ਚੋਂ ਨਿਕਲੀ ਅਵਾਜ਼। 'ਸ਼ਰੀਰ ਦੇਰੋਮ ਖੜੇ ਹੋ 
ਗਏ। 

ਗੁਰੁ ਪਦ ਪਦਮ ਗਹਾਨੇ'। 'ਗੁਰਾਂ ਦੇ ਚਰਨ ਕੰਵਲ ਪਕੜ ਲਏ। 

ਅੱਸੂ ਚਢਾਇ ਲਵਾਇ ਸੰਗ ਤਿਹ', 'ਉਸ ਨੂੰ (ਆਪਣੇ) ਨਾਲ ਲੈ ਕੇ। 

ਗੁਰੁ ਨਿਜ ਪੁਰ ਦਿਸ ਪਯਾਨੇ ॥੬੮॥ 

ਦੋਹਰਾ: 

ਰਾਮਦਾਸ ਪੁਰ ਗੁਰ ਅਏ, 

ਘਰ ਘਰ ਭਯੋ ਉਛਾਹਿ। 

ਅੰਮ੍ਰਿਤਸਰ ਤੈ ਪਛਮ ਦਿਸ, 

ਪਿਖਿ ਸੁਠ ਬਟ ਤਰੁ ਛਾਹਿ' ॥੬੯॥ ਸੁੰਦਰ ਬੋਹੜ ਦੇ ਦਰੱਖ਼ਤ ਦੀ ਛਾਂ। 

ਕੌਲਾਂ ਦਈ ਉਤਾਰ। 

ਪੁਨ ਮੁਕਾਨ ਬਨਵਾ ਦਯੋ, 

ਕੇਤਕ ਦਿਨ ਮੈ ਚਾਰੁ' ॥ ੭੦॥ 

ਚੌਪਈ: 

ਕਰਿ ਹਰਿਮੰਦਰ ਮੈਂ ਗੁਰ ਬੰਦਨ। 

ਬੰਦੇ ਪਗ ਮਾਤਾ ਜਗ ਬੰਦਨ'। 'ਜਗਤ ਦੇ ਬੰਦਨਾ ਕਰਨ ਯੋਗ ਮਾਤਾ ਜੀ। 

ਕੌਲਾਂ ਹਿਤ ਮਾਤਾ ਰਿਸ ਠਈ'। 'ਗੁੱਸਾ ਕੀਤਾ। 

ਕਹਸੋ ਗੁਰੂ ਬੇਬਸਿ ਹੋ ਗਈ ॥ ੭੧॥ 

ਬਿਰਧ ਬਚਨ ਤੈ ਯਹਿ ਸਬਿ ਭਯੋ। 

ਪੁਨ ਜਗਿ ਭੂਸ਼ਨ ਤੂਸ਼ਨ ਥਯੋ'। 'ਜਗਤ ਦੇ ਗਹਿਣਾ ਰੂਪ ਗੁਰੂ ਜੀ ਚੁੱਪ ਹੋ ਗਏ। 

ਘਰ ਤੈ ਉਠ ਦਿਵਾਨ ਮੈ ਆਏ। 

ਉਤ ਕਾਜੀ ਕੀ ਸੁਨੋ ਕਥਾਏ ॥ ੭੨॥ 

ਪਿਖੀ ਨਾ ਕੌਲਾਂ ਘਰ ਮੈ ਜਬੈ। 

ਬੂਡਯੋ ਸ਼ੋਕ ਨਦੀ ਮਧ ਤਬੈ। 

ਕਾਜੀ ਕੋ ਕਾਜਨ' ਦੈ ਗਾਰੀ। 

ਤੈ ਜਵਾਨ ਕ੍ਯੋਂ ਰਖੀ ਕੁਮਾਰੀ' ॥ ੭੨॥ 

ਤਾਂ ਪਰ ਮਾਰ ਅਧਿਕ ਤੈਂ ਕਰੀ। 

ਦੁਖੀ ਹੋਇ ਕਿਤ ਗਈ ਕਿ ਮਰੀ। 





568 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੂਸ਼ਨ ਰਹੁ ਅਬਿ ਕਹੋ ਨ ਕਾਹੀ। 

ਨਹੀਂ ਤ ਇਜ਼ਤ ਚੋਗੁਨ ਜਾਹੀ ॥ ੭੪॥ 
ਕਿਤਕ ਦਿਵਸ ਬੀਤੇ ਪੁਰ ਮਾਂਹੀ। 
ਚਰਚਾ ਚਲੀ ਘਰੋ ਘਰ ਯਾਹੀ। 

ਭਈ ਉਮਰ ਬਡ ਨਾਹਿ ਨਿਕਾਹੀ'। 
ਤਾਂ ਪਰ ਕਾਜੀ ਮਾਰੀ ਵਾਹੀ' ॥ ੭੫॥ 
ਮਰੀ ਜ਼ਹਰ ਖਾ ਹੂ ਦੁਖਯਾਰੀ। 

ਖੁਫੀਆ ਦਫਨ' ਘਰਹਿ ਕਰਿ ਡਾਰੀ ॥ ੭੬॥ 
ਦੋਹਰਾ: 

ਕਈ ਮਾਸ ਕੇ ਬਾਦ ਜਬ, 

ਦਾਮ ਅਸੂਹ ਕੇ ਲੈਨ। 
ਕਾਜੀ ਆਯੋ ਸੁਧਾਸਰ, 

ਕਿਯ ਆਦਰ ਗੁਰੁ ਐਨ' ॥ ੭੭॥ 
ਚੌਪਈ: 

ਗੁਰੂ ਕਹਯੋ ਅਬਿ ਰਾਤ ਗੁਜ਼ਾਰੋ। 

ਦੌਲਤ ਲੈ ਘਰ ਫਜ਼ਰ' ਪਧਾਰੋ। 

ਕੌਲਾਂ ਕੋ ਗੁਰੁ ਅਸ ਕਹਿ ਪਠਜੋ। 

ਬਾਪ ਅਯੋ ਤੁਵ ਖਾਣਾ ਠਟਯੋ' ॥ ੭੮ ॥ 
ਮਾਨ ਹੁਕਮ ਕੌਲਾਂ ਨੇ ਤਬਿ ਹੀ। 

ਕਰਯੋ ਤਯਾਰ ਖਾਣਾ ਬਿਧਿ ਸਬਿ ਹੀ। 
ਕਾਜੀ ਕੋ ਗੁਰੁ ਸੇਵਕੁ ਸੰਗੇ। 

ਕੌਲਾਂ ਕੇ ਘਰ ਪਠਯੋ ਨਿਸੰਗੈ ॥ ੭੯॥ 
ਪਲੰਘ ਬਿਛਾਇ ਬਿਠਾਯੋ ਦਾਸੀ। 
ਜ਼ੇਵਰ ਬਸਨ ਅਮੋਲਕ ਰਾਸੀ'। 

ਕੌਲਾਂ ਪਹਿਰ, ਥਾਰ ਲੈ ਖਾਨਾ। 

ਆਗੇ ਧਰਿ ਸਲਾਮ ਝੁਕ ਠਾਨਾ ॥੮੦॥ 
ਪਰੇਸ਼ਾਨ ਹੈਰਾਨ ਭਯੋਂ ਪਿਖਿ। 

ਬੂਝਯੋ ਗਮ ਮੈਂ ਖਾਣਾ ਭੌ ਬਿਖ'। 

ਕਹਿ ਖੁਦਾਇ ਮਾਰੀ! ਤੂੰ ਕਹਾਂ। 

ਆਈ ਨਿਕਸ, ਦੀਨ ਦੁਖ ਮਹਾਂ ॥੮੧॥ 


'ਵਿਆਹੀ। 
'ਉਸ (ਕੌਲਾਂ) ਨੂੰ ਮਾਰਿਆ। 


'ਗੁਪਤ ਦੱਬ ਦਿੱਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 569 


ਕੌਲਾਂ ਕਹਯੋ ਖੁਦਾਇ ਨ ਮਾਰੀ। 

ਭਯੋ ਸਹਾਇਕ ਭਵਨਿਧਿ ਤਾਰੀ'। 'ਸੰਸਾਰ ਸਮੁੰਦਰ ਤੋਂ ਤਾਰ ਦਿੱਤੀ। 
ਕਾਦਰ' ਕੀਨ ਸਬੰਧ ਪੀਰ ਸੋਂ2। 'ਕਰਤਾਰ ਨੇ। “ਗੁਰਾਂ ਨਾਲ ! 
ਦੀਨ ਦੁਨੀ ਕੇ ਥੰਭ ਮੀਰ ਜੋ! ॥੮੨॥ 'ਜੋ (ਸੱਚੇ) ਪਾਤਸ਼ਾਹ ਹਨ। 
ਕੌਲਾਂ ਯੋਂ ਜਬਿ ਬੈਨ ਉਚਾਰਾ। 

ਮਾਨਹੁ ਲੂਣ ਜ਼ਖਮ ਪਰ ਡਾਰਾ। 

ਖਾਣਾ ਖਾਯਾ ਕੁਛ ਨਹਿ ਖਾਯਾ। 

ਰਿਸ ਧਰਿ ਗਾਰੀ ਦੇਤ ਸਿਧਾਯਾ ॥੮੨॥ 

ਤਰਫਤ ਰਾਤ ਕਟੀ ਉਨਿ ਸਾਰੀ। 

ਚਢੈ ਗਟੀ' ਉਤਰੈ ਕਿਤ ਭਾਰੀ। 

ਲੈ ਕਰਿ ਆਵੋਂ ਲਸ਼ਕਰ ਸ਼ਾਹੀ। 

ਮਾਰਿ ਦੁਹਿਨ ਲਿਹੁਂ ਪਲਟਾ' ਯਾਹੀ ॥੮੪॥ 

ਦਿਵਸ ਚਢੇ ਕਾਜੀ ਘਰ ਗਯੋ। 

ਕੌਲਾਂ ਕਾ ਸਥਿ ਹਾਲ ਸੁਨਯੋ। 

ਪੁਨ ਦਿਨ ਚਢੇ ਸ਼ਾਹਿ ਢਿਗ ਜਾਈ। 

ਪਗਰੀ ਲਾਹਿ ਫਰਯਾਦ ਸੁਨਾਈ ॥ ੮੫॥ 

ਆਗੇ ਸ਼ਾਹਿ ਰਿਸਜੋ ਕਿਸੁ ਸੰਗੈ। 

ਸਿਰੋਂ ਨਗਨ ਪਿਖਿ ਰਿਸਜੋ ਕੁਢੰਗੇ। 

ਮੌਕਾ ਪਿਖਿ ਵਜੀਰ ਖਾਂ ਕਹਾ। 

ਕਾਜੀ ਅਹੇ ਕੁਪੱਤਾ ਮਹਾਂ ॥੮੬॥ 

ਬੀਸ ਬਰਸ ਕੀ ਸੁਤਾ ਕੁਮਾਰੀ। 

ਨਾਹਿ ਨਿਕਾਹੀ ਨੂੰ ਦੁਖਯਾਰੀ। 

ਤਾਂ ਪਰ ਮਾਰ ਚਾਬਕਨ ਦਈ। 

ਨਿਕਸ ਕਿਤੈ ਵਹਿ ਗੁਰੁ ਪੁਰ ਗਈ ॥੮੭॥ 

ਜਹਾਂ ਗਰੀਬ ਫਕੀਰ ਹਜਾਰੋਂ। 

ਅਸਨ ਬਸਨ' ਪਾਵਤ ਗੁਰੁ ਦ੍ਰਾਰੋਂ। 

ਸੋ ਭੀ ਤਹਿਂ ਰਹਿ ਦਿਵਸ ਗੁਜ਼ਾਰੇ। 

ਗਯੋਂ ਦਰਬ ਹਿਤ ਅਯੋ ਨਿਹਾਰੇ ॥੮੮॥ 

ਹਜ਼ਰਤ ਬਖਸ਼ਯੋ ਅਸ੍ਹ ਜੁ ਯਾਹੀ। 

ਸੋ ਗੁਰੁ ਢਿਗ ਇਨਿ ਬੇਚਯੋ ਚਾਹੀ। 





570 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਇਲਾਜ ਤਿਸ ਕਾ ਕਰਵਾਯੋ। 

ਰਾਜੀ ਭਯੋ ਤ ਕਾਜੀ ਭਾਯੋ' ॥੮੯॥ 

ਜ਼ਰ ਹਜ਼ੂਰ ਤਾਜਰ ਕੋ ਜੇਤੀ'। 

ਦਈ, ਮੰਗਤ ਯਹਿ ਗੁਰੁ ਤੈ ਤੇਤੀ। 

ਨਿਜ ਬੇਟੀ ਕੀ ਤੁਹਮਤਿ' ਤਿਨ ਕੌ। 

ਦੇਤ, ਸ਼ਰਮ ਨਹਿ ਆਵਤ ਇਨ ਕੌ ॥ ੯੦॥ 
ਐਸੀ ਬੇਹੂਦਾ ਸੁਨਿ ਬਾਤੈਂ। 

ਗੁਰੁ ਸੋਂ ਸ਼ਹਿ ਕਬਿ ਲਰੈ ਬਖਯਾਤੈਂ। 
ਬਿਗਰਨ ਸੰਗ ਫਕੀਰਨ ਸ਼ਾਹੈਂ। 

ਬਿਨੁ ਬਦੁ ਦੁਆਇ' ਔਰ ਨਹਿ ਲਾਹੈ? ॥ ੯੧॥ 
ਅਹੇ ਫਕੀਰਨ ਕੇਰ ਘਰਾਨਾ। 


ਮੰਨਤ ਰਹੇ ਤਿਨੋ ਕੁਲ ਤੇਤੇ ॥੯੨॥ 
ਤਾਂ ਪਰ ਸਬਿ ਹੀ ਗਾਥ ਸੁਨਾਈ। 


ਜਹਾਂਗੀਰ ਤੈ ਬਾਬਰ ਤਾਂਈਂ। 

ਸੁਨਿ ਵਜੀਰ ਤੈ ਸ਼ਾਹਿ ਉਚਾਰੀ। 

ਕਾਜੀ ਕਰਤ ਸ਼ਰਾਰਤ ਭਾਰੀ ॥ ੯੩॥ 
ਦੋਹਰਾ: 

ਕਾਜੀ ਪਾਜੀ ਦੁਖੀ ਹੇ, 

ਗਯੋਂ ਗਾਥ ਸੁਨਿ ਸਾਰ। 

ਸਹਿ ਸਿੱਖਨ ਗੁਰੁ ਖੁਸ਼ ਭਏ, 

ਟਰੀ ਬਲਾਇ ਸੁਖਾਰ' ॥੯੪॥ 

ਕਬਿੱਤ: 

ਲਾਇ ਕੈ ਦੀਵਾਨ ਕੀਰਤਨ ਕਰਵਾਇ' ਨਿਤ, 
ਜਾਇ ਕੈ ਸ਼ਿਕਾਰ ਮਾਰ ਸ਼ੇਰ ਸੂਰ ਲਯਾਇ ਹੈਂ। 
ਢਰੇ ਦਿਨ ਢਾਢੀਓਂ ਤੈਂ ਧਰਮ ਸਾਕੇ' ਬਾਂਕੇ ਜੰਗ, 
ਸੁਨੈ ਜਾਂ ਤੇ ਸਿਖਨ ਕੋ ਬੀਰ ਰਸੁ ਆਇ ਹੈਂ। 
ਬਿੱਦਯਾ ਸਿਖਾਵੈਂ ਸ਼ਸਤੁ ਸਥਿ ਸਿੱਖਨ ਕੋ, 
ਔਰ ਹਿਤ ਸਾਥ ਬ੍ਰਹਮ ਬਿਦਯਾ ਦਿਢਾਇ ਹੈਂ। 


'ਕਾਜ਼ੀ ਨੂੰ (ਘੋੜਾ) ਚੰਗਾ ਲੱਗਾ। 
'ਆਪ ਨੇ ਸੌਦਾਗਰ ਨੂੰ ਜਿੰਨੀ (ਜ਼ਰ) ਮਾਇਆ ਦਿੱਤੀ। 


'ਅਣਹੋਇਆ ਦੋਸ਼। 


'ਧਰਮ ਦੀ ਖ਼ਾਤਰ ਕੁਰਬਾਨੀ ਦਾ ਵਾਕਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਂ ਤੈ ਬੁਹਮ ਗਯਾਨ ਭਜ', ਦੇਹ ਗੇਰ? ਨੇਹ” 
ਤਜਿ, 

ਜੰਗ ਸਜ ਛੋਰਿ ਲਜ!' ਲਰੈਂ ਆਗੈ ਧਾਇ ਹੈਂ 
॥੯੫॥ 

ਸਿੱਖ ਦੇਸ ਦੇਸ ਤੈ ਜੁ ਆਵਤ ਬਿਸੇਸ, 

ਬਿੱਤ' ਲਜਾਵਤ ਹਥਯਾਰ ਅੱਸੂ, ਪਾਵਤ ਅਸੀਸ 
ਸੋ। 

ਸਜੀ ਸੈਨ ਐਨ' ਗੁਰੁ ਚੈਨ ਉਰਿ ਸੂਰਨ ਕੇ, 

ਲੱਛ ਕੇ ਬਿਧੱਜਾ' ਅੱਛ? ਪੈ ਹੈਂ ਬਖਸ਼ੀਸ਼ ਸੋ। 

ਦੂਰ ਦੂਰ ਹੂੰ ਤੇ ਸੁਨਿ ਸੂਰਬੀਰ ਆਵੈਂ ਭੂਰ', 

ਗੁਰੂ ਕੋ ਜਹੂਰ ਨੂਰ' ਪੇਖਿ ਲਖੋਂ ਈਸ ਸੋ। 
ਸਾਦਰ' ਬਹਾਦਰ ਗੁਰੂ ਤੈ ਮਾਨ ਗਜਾਨ ਪਾਇ, 
ਅੰਗ ਦੈ ਉਮੰਗ' ਜੰਗ ਚਾਹੈਂ_ਬਿਸ੍ਹੇ ਬੀਸ? ਸੋ 
॥੯੬॥ 

ਸ਼ਾਦੀ ਏਕ ਭਈ ਥੀ ਗੁਰੂ ਕੀ ਡੱਲੇ ਗ੍ਰਾਮ ਮਾਂਹਿ, 
ਨਾਮ ਥਾ ਦਮੋਦਰੀ ਸਮਾਣੀ ਕੋ' ਪਛਾਨੀਏ। 

ਦੁਤੀ ਸ਼ਾਦੀ ਨਾਨਕੀ ਸੋ ਤੀਸਰੀ ਮਰਵਾਹੀ ਸੰਗ, 
ਹੋਈ ਇਸੀ ਸਾਲ ਮਾਹਿ ਨੀਕੇ ਪੁਮਾਨੀਏ। 

ਹੁਤੀ ਏਕ ਬਹਨ' ਦਮੋਦਰੀ ਕੀ ਰਾਮੋ ਨਾਮ, 

ਗਾਮ ਸੋ ਡਰੋਲੀ' ਸਾਈਂ ਦਿੱਤੇ ਘਰ ਮਾਨੀਏ। 


ਦੰਪਤੀ' ਪ੍ਰੇਮੀ ਨੇਮੀ ਸੇਵਕ ਗੁਰੂ ਕੇ ਹੁਤੇ, 

ਰਚਯੋ _ਧਾਮ _ਨਯੋ ਤਿਨ ਸੁੰਦਰ ਮਹਾਨੀਏ 
॥੯੭॥ 

ਜਬਿ ਲੌ ਨ ਗੁਰੂ ਬਸੈਂ ਆਇ ਇਸ ਧਾਮ ਮਾਂਹਿ, 
ਤਬਿ ਲੌ ਨਿਵਾਸ ਹਮ ਨਾਹਿ ਕਰ ਹੈਂ ਕਬੈ। 

ਏਕ ਤੋ ਤਿਨੋ ਕੀ ਥੈਂਚ ਦੂਜੇ ਸਿਖ ਮਾਲਵੇ ਕੇ, 
ਚਾਹਿਤ ਦਰਸ ਕੀਨ ਸਤਿਗੁਰੁ ਕੋ ਸਬੈ। 

ਤੀਜੇ ਜੋਗੀਓਂ ਨੇ ਛੀਨ ਲੀਨ ਥੋ ਸਮੱਸਤ ਬਨ', 
ਨਾਨਕ ਮਤੇ ਸੈਂ ਅਲਮਸਤ' ਕਾਢਯੋ ਦਬੈ?। 


571 
ਪ੍ਰਾਪਤ ਕਰਕੇ। “ਘਰ। “ਮੋਹ। 


'ਲਾਜ ਛੱਡ ਕੇ। 


'ਧਨ। 


ਚੰਗੀ ਫ਼ੌਜ। 

'ਨਿਸ਼ਾਨੇ ਵਿੰਨ੍ਹਣ ਵਾਲੇ। “ਚੰਗੀ। 

'ਬਹੁਤੇ। 

'ਚਿਹਰੇ ਦਾ ਪ੍ਰਕਾਸ਼। 

'ਨਿਡੱਰ। 

ਉਤਸ਼ਾਹ ਨਾਲ (ਆਪਣਾ) ਸਰੀਰ ਦੇਂਦੇ ਹਨ। “ਪੂਰਨ ਤੌਰ 
'ਤੇ, ਦਿਲੀ ਇਰਾਦੇ ਨਾਲ। 


(ਗੁਰੂ ਕੇ) ਮਹਿਲਾਂ ਦਾ। 


'ਭੈਣ। 

'ਡਰੋਲੀ ਪਿੰਡ, ਲੁਧਿਆਣਾ ਫ਼ੀਰੋਜ਼ਪੁਰ ਲਾਈਨ 'ਤੇ ਡਗਰੂ 
ਸਟੇਸ਼ਨ ਤੋਂ ਇਕ ਮੀਲ ਦੱਖਣ ਤੇ ਮੋਗੇ ਤੋਂ ਛੇ ਮੀਲ ਹੈ। 
'ਇਸਤ੍ਰੀ ਤੇ ਪਤੀ। 


'ਸਾਰਾ ਜੰਗਲ ਖੋਹ ਲਿਆ ਸੀ। 
'ਇਕ ਉਦਾਸੀ ਸਾਧੂ ਜੋ ਗੁਰਾਂ ਦਾ ਸਿਦਕੀ ਸੀ, ਉਦਾਸੀਆਂ ਦੇ 





੫. ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਹਾਂ ਧੂੰਇਆਂ ਵਿੱਚੋਂ ਇਕ ਧੂੰਏਂ ਦਾ ਮੋਢੀ। “ਦਬਾ ਨਾਲ, ਧੱਕੇ 
ਨਾਲ। 

ਇਤਯਾਦਿ ਕਾਮ ਗੁਰੁ ਪੂਰਨ ਕਰਨ ਹਿਤ, 

ਪੂਰਨ ਸੁ ਕਾਮ ਗੁਰੁ' ਤੂਰਨ” ਚਲੇ ਤਬੈ ॥੯੮॥ _ 'ਕਾਮਨਾ ਪੂਰੀਆਂ ਕਰਨ ਵਾਲੇ ਸਤਿਗੁਰੂ। “ਛੇਤੀ। 

ਤਰਨ ਸੁ ਤਾਰਨ ਖੰਡੂਰ ਗੋਇੰਦਵਾਲ ਆਦਿ, 

ਕਰ ਕੈ ਨਿਹਾਲ ਕਰਤਾਰ ਪੁਰ ਜੌ ਗਏ। 

ਸੁਨਿ ਗੁਰੁ ਆਗਮ ਦਰਸ ਹਿਤ ਆਏ ਸਿਖ, 

ਗਾਮ ਮੀਰ ਵਹਿੜ ਕੇ' ਪਠਾਨ ਹਿਤ ਠਾਂ ਅਏ। 

ਪੈਦੇ ਖਾਂ ਪਠਾਨ ਜਵਾਨ ਪਹਿਲਵਾਨ ਰਾਖਜੋ ਗੁਰੁ, 

ਔਰ ਭੀ ਮੁਲਾਜ਼ਮ' ਦਸਕ ਜਵਾਨ ਹੈਂ ਕਏ। 

ਚਲ ਕੈ ਤਹਾਂ ਤੇ ਭਵ ਪਾਰ ਕੇ ਕਰਨਹਾਰ', 

ਸਤਲੁਜ ਪਾਰ ਹੂ ਡਰੋਲੀ ਗਾਮ ਮੈਂ ਗਏ ॥੯੯॥ 

ਦੰਪਤਿ ਕੀ ਵਾਸ਼ਨਾ ਸਸੰਪਤਿ' ਪੂਰਨ ਕਰਿ, 

ਤੂਰਨ ਅਕੰਪਤ' ਸੁ ਦਏ ਫਲ ਚਾਰ ਹੈਂ। 

ਡੋਲਾ ਲੀਏ ਜਾਤ ਸਿਖ ਸੁਤਾ ਕੋ ਉਦਾਰ ਹੈ। 

ਸੁਨਿ ਕੀਰਤਨ ਧੁਨੀ ਸਿਖ ਸੁਤਾ ਡੋਰਾ ਛੋਰਾ, 

ਆਈ ਗੁਰੁ ਪਾਸ ਹੇਤ ਦਰਸ ਵਿਚਾਰ ਹੈ। 

ਫਿਰਯੋ ਮਨ ਵਾਹਿ ਭਯੋ ਗੁਰੁ ਸਿਖ ਸਾਰ' ਹੈ 'ਸੇਸ਼ਟ, ਉੱਤਮ। 

॥੧੦੦॥ 

ਜਾਇ ਨਿਜ ਘਰ ਤਾਂਹਿ ਪੀਰ ਖਾਨਾ' ਦਯੋ ਢਾਹਿ, _'ਸੁਲਤਾਨ ਪੀਰ ਦਾ ਮੰਦਰ। 

ਸੁਲਤਾਨ ਕੇਰ ਆਹਿ ਹੁਤੋ ਤਾਂ ਕੇ ਘਰ ਹੈ। 

ਰੂਪ ਚੰਦ ਪੂਤ ਤਾਂ ਕੇ ਘਰ ਮੈਂ ਸਪੂਤ ਭਯੋ, 

ਭਾਈ ਕਾ ਖਿਤਾਬ ਤਾਂਹਿ ਲੀਨੋਂ ਸੇਵ ਕਰ ਹੈ'। ਜਿਨ੍ਹਾਂ ਨੂੰ (ਪੁਮਾਨ) ਲੋਕ ਭਾਈ ਰੂਪੇ ਕੇ ਕਹਿੰਦੇ ਹਨ। 

ਭਾਈ ਰੂਪੇ ਕੇ ਪੁਮਾਨ ਜੈਂ ਬਖਾਨ ਕਰਿ ਹੈਂ। 

ਦੇਸ ਮਾਲਵੇ ਮੈਂ ਤਾਰ ਸਿਖਨ ਅਪਾਰ ਗੁਰੁ, 

ਕਰ੍ਹੇ ਨਾਮ ਗ੍ਰਾਮ ਥਿਰੇ ਜਾਇ ਮੋਦ ਭਰ ਹੈਂ 

॥੧੦੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 573 


ਗਢ-ਮੁਕਤੇਸ਼ਹੂਰ, ਭਗੀਰਥੀ' ਨਹਾਇ ਕੈ। 'ਗੰਗਾ ਵਿੱਚ। 

ਜਾਇ ਕੈ ਨਾਨਕ ਮਤੇ ਗੁਰੂ ਜੀ ਸਮੋਦ ਅਤੇ', ___ 'ਬਹੁਤੇ ਅਨੰਦ ਸਹਿਤ। 
ਜੋਗੀਓਂ ਪੈ ਪਾਈ ਫਤੇ ਗਤੇ ਦਾਨ ਭਾਇ ਕੈ'। 'ਮੁਕਤੀ ਦਾਤਾ ਗੁਰੂ ਜੀ ਨੇ ਚੰਗੀ ਤਰ੍ਹਾਂ 
ਕੁਛ ਧਮਕਾਇ ਕਰਾਮਾਤ ਦਿਖਰਾਇ ਗੁਰੁ, 

ਹਰਾ ਕੀਓ ਪੀਪਰ ਚੰਦਨ ਛਿਟਕਾਇ ਕੈ। 

ਜਾਂਹਿ ਕੈ ਨਿਸ਼ਾਨੀ ਪਾਤ ਪਾਤ ਪੈ' ਬਖਯਾਤ, 

ਅਬਿ ਹੂੰ ਲੌ ਦੇਖੀ ਜਾਤ ਹੈ, ਸੁਹਾਤ ਸੁਖਦਾਇ ਕੈ 

॥੧੦੨॥ 

ਦੋਹਰਾ: 

ਚਲ ਕਰਿ ਨਾਨਕ ਮਤੇ ਸੈਂ, 

ਮਗ ਲੋਗਨ ਕੋ ਤਾਰ। 

ਪੁਨਾ ਡਰੋਲੀ ਗਾਮ ਮੈਂ, 

ਆਏ ਗੁਰ ਸੁਖਕਾਰ ॥ ੧੦੩ ॥ 

ਚੌਪਈ: 

ਗੰਗ ਮਾਤ ਲੌ ਸਬਿ ਪਰਵਾਰੂ। 

ਹੁਤੋ ਤਹਾਂ ਨਿਜ ਲਯੋ ਸੰਗਾਰੂ'। 

ਸਿੱਖਨ ਕੋ ਮਗ ਮੈਂ ਜਗਿ ਤਾਰਤ। 

ਦੈ ਉਪਦੇਸ਼ ਕਲੇਸ਼ ਬਿਦਾਰਤ' ॥ ੧੦੪॥ 

ਅਏ ਸੁਧਾਸਰ ਗੁਰੁ ਸੁਖ ਧਾਮੂੰ 

ਸਿੱਖ ਸੇਵਕ ਆ ਮਿਲੇ ਤਮਾਮੂੰ। 

ਪਿਖਿ ਇਕੱਤ ਭਗਵੰਤਹਿ ਤਾਂਈ। 

ਕੌਲਾਂ ਗਹੇ ਕਵਲ ਪਗ' ਆਈ ॥ ੧੦੫ ॥ 'ਚਰਨ ਕੰਵਲ। 
ਦੁਖ ਬਯੋਗ ਕੇ' ਅਧਿਕ ਉਚਾਰੇ। ਵਿਛੋੜੇ ਦੇ। 

ਨੈਨ ਨੀਰ ਸੋਂ ਪਾਦ ਪਖਾਰੇ'। ਚਰਨ ਧੋ ਦਿੱਤੇ। 
ਪ੍ਰੇਮ ਬਿਵੱਸ ਜਨ ਹੂਹੈ ਕਰਿ ਬੌਰੀ'। 'ਝੱਲੀ, ਸ਼ੁਦਾਇਣ। 
ਖਿਰੇ ਕਵਲ ਪਰ ਲਪਟੀ ਭੌਰੀ ॥ ੧੦੬ ॥ 

ਮਨ ਮੈ ਗਿਨਤ ਧੰਨਯ ਦਿਨ ਆਜੂ। 

ਮਨੋ ਰੰਕ ਨਿਧਿ ਪਾਯੋ ਰਾਜੁ'। 'ਜਾਣੋ ਕੰਗਾਲ ਨੇਰਾਜ ਦਾ ਖ਼ਜ਼ਾਨਾ ਪਾ ਲਿਆ। 
ਇਕ ਟਕ ਲੈਤ ਰੂਪ ਰਸ ਗੋਰੀ'। ਇਸਤ੍ਰੀ (ਕੌਲਾਂ)। 





574 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਨ ਪੂਨਯੋ ਸਸਿ ਲਹਾ' ਚਕੋਰੀ ॥ ੧੦੭॥ 

ਦੈ ਧੀਰਜ ਗੁਰੁ ਆਨੰਦ ਦੀਨੋਂ। 

ਗਯਾਨ ਦਿਢਾਇ ਸ਼ੋਕ ਸਬਿ ਛੀਨੋਂ। 

ਮੋਦ ਹੋਇ ਕੌਲਾਂ ਘਰ ਗਈ। 

ਸੁਖ ਸੋਂ ਕਾਲ ਬਿਤਾਵਤ ਭਈ ॥ ੧੦੮॥ 

ਸਤਿਗੁਰ ਲਾਇ ਦਿਵਾਨ ਹਮੇਸੈਂ। 

ਸਿੱਖਨ ਕੋ ਸੁਖ ਦੇਤ ਬਿਸੇਸੈਂ। 

ਭੋਜਨ ਮਾਤ ਗੰਗ ਢਿਗ ਪਾਵੈਂ। 

ਨਿਜ ਮਹਿਲਨ ਮੈ ਨਿਸਾ ਬਿਤਾਵੈਂ ॥੧੦੯॥ 

ਠੌਰ ਨੌਰ ਸੁਭਟਨ ਕੇ ਪਹਿਰੇ। 

ਖਰੇ ਰਹੈਂ ਭਰਿ ਆਨੰਦ ਗਹਰੇ। 

ਹੋਇ ਸਵੇਰ ਅਖੇਰ' ਸਿਧਾਵੈਂ। 

ਸ਼ਸਤ੍ਰ ਬਿਦਯਾ ਬਹੁ ਬਿਰਧਾਵੈਂ ॥ ੧੧੦॥ 

ਪਹਿਲਵਾਨ ਪੈਂਦੇ ਖਾਂ ਆਦੀ। 

ਕੁਸ਼ਤੀ' ਦਿਖਰਾਵੈਂ ਨਿਤ ਸ਼ਾਦੀ”। 'ਘੋਲ। “ਖੁਸ਼ੀ ਨਾਲ। 
ਸੂਰਬੀਰ ਜੋ ਆਏ ਬਹਾਦਰ। 

ਗੁਰੁ ਨਿਜ ਢਿਗ ਰਾਖੈਂ ਤਿਹ ਸਾਦਰ ॥ ੧੧੧॥ 

ਰਾਠ' ਧਾਰਵੀ? ਲੋਗ ਅਪਾਰੈ। 'ਰਾਜਪੂਤਾਂ ਦੀ ਇਕ ਜਾਤੀ। “ਡਾਕੂ। 
ਖੁਸ਼ ਹੂੰ ਗੁਰੁ ਢਿਗ ਦਿਵਸ ਗੁਜ਼ਾਰੈਂ। 

ਬਸਤਰ ਸ਼ਸਤਰ ਅਸਵ ਅਮੋਲੇ। 

ਬਖਸੈਂ ਗੁਰੁ ਸਬਿ ਤਈਂ ਅਡੋਲੇ ॥ ੧੧੨॥ 

ਦੋਹਰਾ: 
ਬਢੈ ਹੌਸਲਾ ਸਿੱਖਨ ਕਾ, 
ਬਾਂਛਿਤ ਗੁਰੁ ਤੈ ਪਾਇ। 

ਰੌਣਕ ਭੀਰ ਅਪਾਰ ਨਿਤ, 
ਗੁਰੁ ਦਰਵਾਰ ਰਹਾਇ ॥ ੧੧੨॥ 
ਚੌਪਈ: 

ਸਿਖ ਦਰਗਾਹੀ ਮੱਲ, ਭੰਡਾਰੀ। 
ਸੰਤੂ, ਮਨਸਾਰਾਮ, ਬਿਹਾਰੀ। 
ਤਖਤੂ, ਤੀਰਥ, ਉੱਪਲ' ਬੂਲਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 575 


ਨਿਵਲਾ, ਫੱਤੂ, ਨਿਹਾਲੂ, ਮੂਲਾ ॥ ੧੧੪॥ 

ਪਰਸਰਾਮ, ਬਨਵਾਲੀ, ਕਾਲਾ। 

ਭਗਤੂ, ਭੱਲਨ, ਭਾਰਾ, ਮਾਲਾ। 

ਜੱਟੂ, ਕਲਮਾਨਾ, ਪੈਰਾਗਾ। 

ਰਾਊ, ਰਤਨਾ, ਪਹਿਲੂ, ਸਾਗਾ ॥੧੧੫॥ 

ਸਿੰਘਾ, ਜਾਤੀ ਮਲਕ, ਪਿਰਣਾ। 

ਜੇਠਾ, ਪੈੜਾ, ਬਾਬਕ, ਭਾਣਾਂ। 

ਬਿਧੀ ਚੰਦ, ਪੈਂਦੇ ਖਾਂ, ਭੂਰਾ। 

ਇਤਯਾਦਕ ਸਿਖ ਰਹੈ ਹਜੂਰਾ ॥ ੧੧੬॥ 

ਸਬਿ ਹੀ ਸੂਰਬੀਰ ਬਡ ਜੋਧੇ। 

ਛਕੇ' ਬੀਰ ਰਸ ਬਕੇਂ ਸਬੋਧੇ”। 'ਭਰੇ ਹੋਏ। “ਵਿਚਾਰ ਨਾਲ ਬੋਲਦੇ ਹਨ। 
ਸ਼ਸਤ੍ਰ ਬਿਦਯਾ ਮੈ ਸਬ ਪੂਰਨ। 

ਪਰੇ ਜੰਗ ਤੌ ਜੀਤੈ' ਤੂਰਨ ॥ ੧੧੭॥ 

ਅਰਜਨ, ਭੀਮ, ਕਰਣ ਸਮ ਸਾਰੇ। 

ਗੁਰੂ ਸਹੀ ਕ੍ਰਿਸ਼ਨਾ ਅਵਤਾਰੇ। 

ਪੁਗਟ ਗੁਪਤ ਜੀਵਤ ਜਗ ਜੇਤੇ। 

ਮਾਨਤ ਹੁਕਮ ਗੁਰੂ ਕਾ ਤੇਤੇ ॥ ੧੧੮॥ 

ਦੌਲਤ ਦੀਨੀ' ਅਐ ਦੁਨੀਆਵੀ। 'ਧਰਮ ਦੀ ਭਾਵ ਸ਼ੁਭ ਗੁਣਾਂ ਦੀ। 
ਗੁਰੁ ਘਰ ਮਾਂਹਿ ਸੁ ਆਹਿ ਅਮਾਵੀ'। 'ਗਿਣਤੀ ਤੋਂ ਰਹਿਤ। 

ਪਤਨੀ ਤ੍ਰੈ ਘਰ ਜਨ ਤ੍ਰੈ ਸ਼ਕਤੀ। 

ਧਰੇ ਮਨੋ ਤਨ ਪਤਿ ਹਿਤ ਭਗਤੀ' ॥ ੧੧੯॥ __'ਪਤੀ ਦੀ ਸੇਵਾ ਵਾਸਤੇ। 
ਚਾਰ ਪੂਤ ਸਮ ਚਾਰੁ ਪਦਾਰਥ। 

ਬਿਹਰਤ' ਘਰ ਮੈਂ ਆਨਦ ਸਾਰਥ?। 'ਖੇਡਦੇ ਫਿਰਦੇ ਹਨ। “ਅਨੰਦ ਸਹਿਤ। 
ਮੰਗਲ ਮੈਂ ਨਿਸ ਦਿਵਸ ਬਿਤਾਂਹੀ। 

ਸਬਿ ਬਿਧਿ ਸੂਖ ਗੁਰੂ ਘਰ ਆਹੀ ॥ ੧੨੦॥ 

ਇਕ ਦਿਨ ਗੁਰੁ ਆਇਸ' ਲੈ ਕੌਲਾਂ। 'ਆਗਿਆ। 

ਗਮਨੀ ਮਹਿਲਨ' ਸਿੰਮੂਤ ਮੌਲਾ। 'ਗੁਰੂ ਕੇ ਮਹਿਲਾਂ (ਘਰ) ਵਿੱਚ। 
ਮਾਤ ਗੰਗ ਕੇ ਪਗ ਸਿਰ ਧਾਰਾ। 

ਦੀਨ ਅਸੀਸ ਕੀਨ ਸਿਤਕਾਰਾ ॥੧੨੧॥ 

ਪੁਨ ਗੁਰੁ ਪਤਨੀ ਤੀਨਹੁ ਤਾਂਈ। 





576 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੰਦਨ ਕਰੀ ਮਿਲੀ ਮੁਦ ਪਾਈ। 

ਹਿਤ ਸੋਂ ਪਰਸਪਰ' ਬਾਤੈਂ ਕੀਨੀ। 

ਕੌਲਾਂ ਸਬਿਨਿ ਬਧਾਈ ਦੀਨੀ ॥ ੧੨੨॥ 
ਖੇਲਤ ਸਾਹਿਬਜ਼ਾਦੇ ਚਾਰੋਂ। 
ਗੁਰਦਿੱਤਾ ਮਲ, ਅਟਲ ਉਦਾਰੋ। 

ਬੀਬੀ ਬੀਰੋਂ ਦੇਵੀ ਮਾਨੋ। 

ਯਹਿ ਦਮੋਦਰੀ ਕੇ ਤ੍ਰੈ ਜਾਨੋ ॥੧੨੩॥ 
ਸੂਰਜ ਮੱਲ ਗੋਦ ਮਰਵਾਹੀ। 
ਅਨੀਰਾਇ ਸੁਤ ਨਾਨਕੀ ਆਹੀ। 

ਕੌਲਾਂ ਸਬਿਨਿ ਪੇਖਿ ਮੁਦ ਮਾਨਾ। 

ਲੈ ਲੈ ਗੋਦ ਪਸਾਰ ਬਹੁ ਠਾਨਾਂ ॥ ੧੨੪॥ 
ਜਥਾ ਜੋਗ ਧਨ ਕੀਨ ਨਿਛਾਵਰ'। 

ਦਾਸੀ ਦਾਸਨ ਦਯੋ ਉਤਾਵਰ'। 

ਸਬਿ ਸੌਂ ਕੌਲਾਂ ਕਰਤਿ ਸਨੇਹੂ। 

ਮਨ ਮੈਂ ਕਹਿ ਬਡਭਾਗਨਿ ਏਹੂ ॥ ੧੨੫॥ 
ਜਗਤ ਪੂਜਯ ਪਤਿ ਪਾਯੋ ਸੁੰਦਰ। 

ਸਰਬ ਸ਼ਕਤਿ ਮਤ ਗੁਨ ਗਨ ਮੰਦਰ। 
ਧੰਨਜ ਜਨਮ ਇਨ ਤੀਨੋ ਕੇਰੇ। 

ਪਤਿ ਸੁਤ ਧਨ ਸੁਖ ਸਬਿ ਜਿਨ ਹੇਰੇ ॥੧੨੬॥ 
ਅਹੋ ਅਭਾਗਨਿ ਮੈ ਹੂੰ ਰਹੀ। 

ਨਹਿਂੰ ਔਲਾਦ ਪੀਰ ਤੈ ਲਈ। 

ਪ੍ਰੀਤਿ ਭੀ ਮੇਰੀ ਪੀਰ ਨ ਚੀਨੀ। 

ਭੇਦ ਰਖਯੋ ਲਖ ਜਾਤਿ ਮਲੀਨੀ ॥੧੨੭॥ 
ਕੌਲਾਂ ਤਬਿ ਮਨ ਐਸ ਬਿਸੂਰਤ'। 

ਸਬਿ ਕੋ ਬੰਦਿ ਉਠੀ ਦੁਖਿ ਪੂਰਤ। 

ਦ੍ਰਿਗਿ ਜਲ ਡਾਰਤ ਨਿਜ ਘਰ ਆਈ। 
ਸੁੰਦਰ ਜ਼ੇਵਰ ਬਸਨ ਬਿਹਾਈ' ॥ ੧੨੮ ॥ 
ਅਵਨਿ' ਸੈਨ ਕਰਿ ਨੈਨ ਸਨੀਰਾ। 

ਖਾਨ ਪਾਨ ਤਜਿ ਪਰੀ ਅਧੀਰਾ। 

ਦਾਸੀ ਰਹੀ ਬੂਝ ਰਿਸ ਕਾਰਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 577 


ਨਾਂਹਿ ਕਾਂਹਿ ਕਿਛ ਕਰੈ ਉਚਾਰਨ ॥ ੧੨੯॥ 
ਸਫਰੀ ਜਯੋ' ਤਰਫਤ ਨਿਸ ਕਾਟੀ। 

ਗੁਰੁ ਮੂਰਤਿ ਉਰ ਮੈਂ ਦਿਢ ਥਾਟੀ'। 

ਇਤ ਨਿਤ ਗੁਰੁ ਨਿਸ ਬਡੀ ਜਗੰਤੇ। 

ਸੌਚ ਨ੍ਹਾਨ ਕਰਿ ਧਜਾਨ ਧਰੰਤੇ ॥ ੧੩੦॥ 
ਤਾਂ ਦਿਨ ਨਿਜਾਨੰਦ ਮੈ ਬ੍ਰਿਤੀ। 

ਥਿਰ ਨਹਿ ਹੋਇ ਰਹੈ ਉਤ ਫਿਰਤੀ। 

ਖੈਂਚ ਪੇਮ ਨੇ ਕੀਨ ਮਹਾਨਾ। 

ਧਰਿ ਉਰਿ ਧਯਾਨ ਤਬੈ ਗੁਰੁ ਜਾਨਾ ॥੧੩੧॥ 
ਈਸ਼ਰ ਸੰਤ ਪ੍ਰੇਮ ਕੇ ਬਸ ਹੈਂ। 

ਨੇਮ ਪ੍ਰੇਮ ਆਗੇ ਸਭਿ ਨਸ ਹੈਂ। 

ਸਵਰੀ' ਕਰਮਾ ਬਾਈ”, ਮੀਰਾਂ”। 


ਗਨਕਾ', ਦੁਪਤ ਸੁਤਾ”, ਅਹੀਰਾਂ” ॥ ੧੩੨ ॥ 


ਜਿਨ ਕੀ ਕਥਾ ਪੁਰਾਨਨ ਗਾਈ। 

ਸੋਊ ਬਨੀ ਈਹਾਂ ਅਬਿ ਆਈ। 

ਪ੍ਰਿਯਾ' ਪ੍ਰੀਤਿ ਬਸ ਬਯਾਕੂਲ ਭਾਰੀ। 

ਸਹਿ ਨਹਿ ਸਕੇ ਗੁਰੂ ਸੁਖਕਾਰੀ ॥ ੧੩੩ ॥ 
ਸ਼ੀਘਰ ਚੱਲ ਕੌਲਾਂ ਗੁਹਿ ਗਏ। 

ਕੌਲਾਂ ਕਵਲ ਨੈਨ ਦਰਸਏ'। 


'ਭੀਲਣੀ, ਮਤੰਗ ਰਿਖੀ ਦੀ ਚੇਲੀ, ਜੋ ਪੰਪਾ ਸਰ ਦੇ ਕਿਨਾਰੇ 
ਰਹਿੰਦੀ ਸੀ। ਇਸ ਦੇ ਪ੍ਰੇਮ ਵਸ ਹੋ ਕੇ ਰਾਮ ਚੰਦਰ ਜੀ ਨੇ ਜੂਠੇ 
ਬੇਰ ਖਾਧੇ ਸਨ। “ਦੱਖਣ ਦੇ ਖਾਜਲ ਗ੍ਰਾਮ ਨਿਵਾਸੀ ਪੰਡਿਤ 
ਪਰਸਰਾਮ ਦੀ ਪੁੱਤਰੀ ਜੋ ਵਿਸ਼ਨ ਭਗਤੀ 'ਚ ਲੀਨ ਰਹਿੰਦੀ 
ਸੀ। ਇਸ ਦੀ ਖਿਚੜੀ ਖਾਣ ਲਈ ਜਗਨ ਨਾਥ ਜੀ ਖੁਦ ਗਏ 
ਸਨ। ਇਸ ਦਾ ਅਸਥਾਨ ਬ੍ਰਿੰਦਾਬਨ ਵਿੱਚ ਹੈ। ਜਗਨ ਨਾਥ 
ਪਾਸ ਵੀ ਇਸ ਦਾ ਮੰਦਰ ਹੈ। “ਰਾਜਾ ਰਤਨ ਸਿੰਘ ਰਾਠੌਰ 
'ਮੇਰਤਾ' ਦੇ ਰਾਜੇ ਦੀ ਪੁੱਤਰੀ, ਇਸ ਦਾ ਜਨਮ ੧੫੪੮ ਬਿ: 
ਵਿੱਚ ਹੋਇਆ। ਮੇਵਾਰ ਦੇ ਰਾਜ ਕੁਮਾਰ ਭੋਜਰਾਜ ਨਾਲ ਜੋ 
ਚਤੌੜ ਦੇ ਰਾਜੇ ਰਾਣਾ ਸਾਂਗਾ ਦਾ ਪੁੱਤਰ ਸੀ, ਸੰਮਤ ੧੫੭੩ 
ਬਿ: ਵਿੱਚ ਸ਼ਾਦੀ ਹੋਈ। ਘਰ 'ਚ ਅਜੋੜ ਰਿਹਾ ਕਿਉਂਕਿ ਰਾਣਾ 
ਦੁਰਗਾ ਭਗਤ ਸੀ ਤੇ ਇਹ ਕ੍ਰਿਸ਼ਨ ਉਪਾਸ਼ਕ ਸੀ। ਪਤੀ ਦੇ 
ਮਰਨ ਬਾਦ ਮੀਰਾਂ ਤੀਰਥ ਯਾਤ੍ਹਾ ਕਰਦੀ ਹੋਈ ਦਾ ਦੁਆਰਕਾ 
ਵਿੱਚ ੧੬੦੩ ਬਿ: ਵਿੱਚ ਦੇਹਾਂਤ ਹੋ ਗਿਆ। 

'ਉਹ ਵੇਸਵਾ ਜੋ ਤੋਤੇ ਨੂੰ ਰਾਮ ਨਾਮ ਪੜ੍ਹਾਉਂਦੀ ਨਾਮਰਸ 'ਚ 
ਲਗ ਕੇ ਮੁਕਤ ਹੋਈ। “ਦ੍ਰੋਪਤੀ। “ਗੋਪੀਆਂ। 


'ਪਿਆਰੀ (ਕੌਲਾਂ) ਦੀ। 


'ਗੁਰੂ ਜੀ ਦੇ ਦਰਸ਼ਨ ਕੀਤੇ। 





578 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਨੀ ਦ੍ਰਿਗ ਤਰਨੀ ਪਰ ਧਰਨੀ'। ਪੀ 
| 

ਚੰਪਕ ਬਰਨੀ ਪਰੀ ਬਿਵਰਨੀ' ॥ ੧੩੪ ॥ 'ਚੰਬੇ ਦੇ ਫੁੱਲ ਦੇ ਰੰਗ ਵਰਗੀ (ਕੌਲਾਂ) ਕੁਮਲਾਈ ਪਈ ਹੈ। 

ਦੈ ਧੀਰਜ ਗੁਰੁ ਬੁਝਨ ਕੀਨੀ। 

ਬੰਦਨ ਕਰਿ ਕੌਲਾਂ ਹੈ ਦੀਨੀ। 

ਕਹਯੋ ਸਰਬ ਬਿਧਿ ਤੁਮ ਸਮਰੱਥ। 

ਧਰਯੋ ਪੁਨਾ ਦਾਸੀ ਸਿਰ ਹੱਥ । ੧੩੫ ॥ 

ਲੋਗਨ ਕੀ ਇਛਾ ਸਬਿ ਪੂਰਤ। 

ਆਵੈ ਸ਼ਰਣ ਸੁ ਨੇਕ ਅਰ ਧੂਰਤ'। 

ਔਰ ਸਰਬ ਸੁਖ ਜਜੋਂ ਮੁਹਿ ਦਏ। 

ਜਨਮ ਮਰਨ ਕੇ ਬੰਧਨ ਟਏ' ॥ ੧੩੬ ॥ 

ਪੂਰਬ ਪੁੰਨਜ ਜਗਯ' ਕੋ ਭਾਰਾ। 

ਤਾਂ ਤੇ ਦਾਮਨ' ਗਹਜੋ ਤੁਮਾਰਾ। 

ਤੀਨੋ ਮਹਲਨ ਕੋ ਸੁਤ ਜੈਸੇ। 

ਦਏ ਏਕ ਬਖਸ਼ੋ ਮੋਹਿ ਤੈਸੇ ॥੧੨੩੭॥ 

ਜਾਂ ਤੇ ਜਗ ਮੈ ਨਾਮ ਰਹਾਹੀ। 

ਗੁਰੂ ਕਹਸੋ ਤੈਂ ਮਾਂਗਯੋ ਕਿਸਾਹੀ'। 'ਕਿਸ ਤਰ੍ਹਾਂ ਦੀ (ਮੰਗ) ਮੰਗੀ ਹੈ। 

ਬਿਤ ਸੁਤ ਲੌ ਜਗ ਕੂਰ ਪਸਾਰਾ। 

ਕਯੋਂ ਨ ਸੰਭਾਲਤ ਆਗਲ ਦ੍ਰਾਰਾ' ॥੧੩੮॥ __ 'ਖੁਲੌਕ। 

ਕਹਾਂ ਪੁਤ ਤੇ ਕਾਰਜ ਸਰ ਹੈਂ। 

ਛੋਰ ਚਲੈਂ ਏਕਲ ਜਬ ਮਰ ਹੈਂ ॥੧੩੯॥ 

ਦੋਹਰਾ: 

ਤੌ ਭੀ ਸਾਚੀ ਪ੍ਰੀਤਿ ਤੈਂ, 

ਜੈਸ ਕਰੀ ਹਮ ਸੰਗ। 

ਨਾਮ ਰਖਨ ਜਗ ਮੈ ਚਹਜਯੋ, 

ਦੈ ਹੈਂ ਪੁਤ ਅਭੰਗ' ॥ ੧੪੦॥ 

ਚੌਪਈ: 

ਨਾਮ ਤੋਰ ਪਰ ਤਾਲ ਲਗੈ ਹੈਂ] 

ਜਾਂ ਤੇ ਨਾਮਿ ਤੋਰਿ ਸਦ ਰੈਹੈ। 

ਸੁਜੱਸ ਪੁੰਨਯ ਤੁਵ ਨਾਮ ਬਿਸੇਸੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 579 


ਬਿਦਤ' ਹੋਇ ਹੈ ਦੇਸ ਬਿਦੇਸੈਂ ॥੧੪੧॥ 
ਯਹਿ ਸੁਨਿ ਕੌਲਾਂ ਅਤਿ ਹਰਖਾਈ'। 
ਤਾਲ ਬਿਸਾਲ ਦਯੋ ਗੁਰੁ ਲਾਈ। 

ਜੋ ਅਬਿ ਹੈ ਅੰਮਿ੍‌ਤਸਰ ਮਾਂਹੀ। 

ਸਬਿ ਲੋਗਨ ਮੈਂ ਬਿਦਤ ਮਹਾਂਹੀ ॥੧੪੨॥ 
ਸੋਲਾਂ ਸੈ ਤਿਰਾਸੀਏ ਸਾਲੈਂ। 

ਭਈ ਗਾਥ ਯਹਿ ਲਖੋਂ ਬਿਸਾਲੈਂ। 

ਰਾਮੇਂ ਕੇ ਘਰ ਨਗਰ ਬਟਾਲੈ। 
ਗੁਰਦਿੱਤੇ ਕਾ ਬਜਾਹ ਬਿਸਾਲੈ ॥ ੧੪੨॥ 
ਕਰਕੈ ਮਾਤ ਗੰਗ ਤਨ ਛੋਰਾ। 

ਇਸੀ ਸਾਲ ਮੈਂ ਲਖੋ ਬਹੋਰਾ। 

ਭਾਈ ਮਿਹਰਾ ਗੁਰੁ ਸਿਖ ਭਾਰਾ। 

ਹੁਤੋ ਪਰੇਮੀ ਅਧਿਕ ਉਦਾਰਾ ॥ ੧੪੪ ॥ 
ਤਿਸਨੇ ਬਡ ਇਕ ਧਾਮ ਰਚਯੋ। 

ਤਾਹਿਂ ਚੱਠ ਪਰ ਗੁਰਹਿਂ ਲਿਗਯੋ'। 
ਮਾਤ ਗੰਗ ਸਹਿ ਨਗਰ ਬਕਾਲੇ। 

ਤਾਂ ਕੇ ਘਰ ਗੁਰ ਗਏ ਬਿਸਾਲੇ ॥੧੪੫॥ 
ਗੰਗ ਮਾਤ ਤਹਿੰ ਗੁਰੁ ਕੋ ਕਹਾ। 

ਮੇਰਾ ਤਨ ਛੁਟੇਗੋ ਯਹਾਂ। 

ਮਮ ਪਤਿ ਦਾਗ ਲਯੋ ਜਲ ਜੈਸੇ। 

ਮਮ ਤਨ ਜਲ ਪੁਵਾਹਿਯੋ ਤੈਸੇ ॥ ੧੪੬॥ 
ਜੈਸ ਕਹਜੋ ਤੈਸੇ ਗੁਰ ਕਯੋ। 

ਬਯਾਸਾ ਮੈਂ ਪੁਵਾਹ ਤਿਹਿੰ ਦਯੋ। 
ਲੈਕਿਕ' ਬੈਦਕ” ਸਬਿ ਹੀ ਰੀਤੀ। 

ਆਇ ਸੁਧਾਸਰ ਕਰੀ ਸਪ੍ਰੀਤੀ ॥੧੪੭॥ 
ਗੁਰੁ ਦੋ ਵਕਤ ਦਿਵਾਨ ਲਗਾਵੈਂ। 

ਸੁਨੈ ਸ੍ਰੋਦ' ਸ਼ਿਕਾਰ ਸਿਧਾਵੈਂ। 
ਸੂਰਬੀਰ ਜੋ ਗੁਰ ਢਿਗ ਐਹੈਂ। 

ਦੈ ਬਹੁ ਦਰਬ ਸਰਬਰਖ ਲੈਹੈਂ ॥੧੪੮ ॥ 
ਸ਼ਸਤੁ ਬਿਦਯਾ ਸਬਿਨਿ ਸਿਖਾਵੈਂ। 





580 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੁਸ਼ਤੀ ਬਹੁਧਾ' ਕਰੈਂ ਕਰਾਵੈਂ। 

ਪੈਂਦੇ ਖਾਂ ਲੌ ਤੁਰਕ ਜੁਰੈ ਹੈਂ। 

ਸਥਿ ਤੈ ਅਧਿਕ ਤਿਨੈ ਗੁਰੁ ਚੈਹੈਂ ॥੧੪੯॥ 

ਪੁਨ ਨਿਤ ਪ੍ਰਤਿ ਕੌਲਾਂ ਗ੍ਰਹਿ ਜਾਵੈਂ'। 

ਰੀਤਿ ਇਹੁ ਪਿਖਿ ਸਿਖ ਖੁਨਸਾਵੈ'। 

ਔਰ ਲੋਗ ਕਹਿੰ ਹੋ ਗੁਰੁ ਹਿੰਦੂ। 

ਤੁਰਕਨ ਸੌ ਹਿਤ ਰਖਤ ਬੁਲਿੰਦੂ ॥੧੫੦॥ 

ਤੁਰਕ ਸੁਤਾ ਘਰ ਮਾਹਿ ਬਸਾਈ। 

ਛੋਰ ਗਿਲਾਨੀ ਰਹੈਂ ਤਹਾਂਈ। 

ਮਾਰ ਜੀਵ ਬਨ ਤੈ ਨਿਤ ਲਯਾਵੈਂ। 

ਦਯਾ ਨ ਮਨ ਮੈਂ ਜਰਾ ਉਪਾਵੈਂ ॥੧੫੧॥ 

ਜਮ੍ਹਾਂ ਜਗੀਰੈਂ ਜੰਗੀ ਕਰ ਹੈਂ'। ਜੰਗੀ ਸਾਮਾਨ ਇਕੱਠਾ ਕਰ ਰਹੇ ਹਨ। 
ਕਹਿ ਪਤਿਸ਼ਾਹਨ ਸੋ ਹਮ ਲਰ ਹੈਂ। 

ਲਰੈਂ ਤੁ ਅਪਨਾ ਆਪ ਗਸੈਂ ਹੈਂ'। 'ਗਵਾ ਲੈਣਗੇ। 
ਖਲਕ' ਖੁਦਾ ਕੋ ਦੂਖ ਦਿਵੈ ਹੈਂ ॥੧੫੨॥ 'ਸ੍ਰਿਸ਼ਟੀ, ਦੁਨੀਆਂ। 
ਪੀਰ ਫਕੀਰਨ ਕੀ ਸ਼ੁਭ ਰੀਤੀ। 

ਛੋਰ ਗਹੀ ਇਨ ਸਥਿ ਬਿਪ੍ਰੀਤੀ'। ।ਉਲਟੀਰੀਤੀ। 
ਯੌਂ ਅਸਿੱਖ ਬਹੁ ਨਿੰਦਾ ਕਰੈਂ। 

ਸੁਨਿ ਸਿਖ ਨਾਹਿ ਜਰੈਂ ਲਰ ਪਰੈਂ ॥੧੫੨॥ 

ਯੌਂ ਜਬਿ ਪਸਰਯੋ ਨਿੰਦ ਅਪਵਾਦਾ'। 

ਅਰ ਸੰਗਤ ਮੈਂ ਬਢਯੋ ਬਿਬਾਦਾ'। 

ਤੌ ਜੇਠੇ ਭਾਈ ਗੁਰਦਾਸੈਂ। 

ਭਗਤੂ ਆਦਿ ਸਿਖਨ ਮਿਲ ਖਾਸੇਂ ।॥੧੫੪॥ 

ਬਾਬਾ ਬੁੱਢੇ ਪਾਸ ਉਚਾਰੀ। 

ਤੁਮਹੋ ਬਿਰਧ ਗੁਰੁਨ ਸਮ ਭਾਰੀ। 

ਗੁਰੁ ਭੀ ਮਾਨਤ ਤੁਮਰੀ ਬਾਤੈਂ। 

ਰਾਖਤ ਅਦਬ ਅਧਿਕ ਬਖਯਾਤੈ ॥੧੫੫॥ 

ਤੁਮ ਸਮਝਾਵੋਂ ਗੁਰਹਿਂ ਵਿਚਾਰੀ। 

ਹੋਇ ਹੋਇ ਨਿੰਦ ਜਾਂ ਤੇ ਜਗ ਭਾਰੀ। 

ਬਡੇ ਪੁਰਖ ਸੋ ਕਰਮਨ ਤਯਾਗਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 581 


ਜੀਵਨ ਭਲੇ ਹੇਤ ਅਨੁਰਾਗਤ' ॥ ੧੫੬ ॥ 
ਜੋ ਜੋ ਕਰਮ ਬ੍ਰਿਧ ਜਨ' ਕਰ ਹੈਂ। 

ਲਘੁ ਜਨ ਭੀ ਗਨ ਵੈਸ ਅਚਰ ਹੈ'। 

ਤਾਂ ਤੇ ਗਾਹੈਂ ਬ੍ਰਿਧ ਮਗ ਸੋਈ। 

ਜਾਂ ਤੇ ਬਾਲ ਬੁਧਿਨਿ ਭਲ ਹੋਈ' ॥੧੫੭॥ 
ਜਦਯਪਿ ਪੀਰ, ਫਕੀਰ, ਭੁਪਾਲਾ। 
ਨਿਹਕਲੌਕ ਕਹੀਯਤ ਇਨਿ ਚਾਲਾ। 

ਅਰ ਸਮੁੱਥ ਕੋ ਹੂੰ ਹੈ ਦੋਸ਼ ਨ। 

ਤੌ ਭੀ ਚਹੀਏ ਨਿਜ ਧੂਮ ਪੋਸਨ' ॥੧੫੮॥ 
ਤੁਰਕ ਤੁਰਕਨੀ ਕਾ ਸੰਗ ਤਜੈਂ। 

ਅਪਨੋ ਕਰਮ ਧਰਮ ਦਿਢ ਭਜੈਂ। 

ਬ੍ਰਿਧ ਕਹਯੋ ਤੁਮ ਜਿਤਕ ਬਖਾਨਤ। 

ਸਾਚ ਸਹੀ ਪੈ ਗੁਰੁ ਸਬਿ ਜਾਨਤ ॥ ੧੫੯॥ 
ਹਮ ਤੁਮ ਜੀਵ ਸਦਾ ਅਲਪੱਗਯ। 

ਗੁਰੂ ਈਸ ਬਪੁ' ਹੈਂ ਸੂਬੱਗਯ। 

ਅਪਨੀ ਮਰਯਾਦਾ ਰਚਿ ਆਪ। 

ਈਸ ਰਹਯੋ ਖੁਦ ਥਾਪ ਉਥਾਪਿ' ॥੧੬੦॥ 
ਕ੍ਰਿਸ਼ਨ ਅਨਿਕ ਮਰਯਾਦਾ ਤੋਰੀ। 

ਤਜੀ ਬੇਦ ਕੁਲ ਲਾਜ ਬਹੋਰੀ। 

ਸੂਰਜ ਕ੍ਰਿਸ਼ਨ ਸਰਬ ਥਾਂ ਲਾਗੇ'। 


ਆਗ ਵਿਖੇ ਸਬਿ ਜਰ ਹੂ ਆਗੇ' ॥੧੬੧॥ 


ਤਯੋਂ ਸਮਰਥ ਕੋ ਦੋਸ਼ ਨਾ ਭਾਈ। 

ਜੋ ਕੁਛ ਕਰੈਂ ਲਖੋ ਭਲ ਸਾਈ। 

ਤੌ ਭੀ ਤੁਮਰੇ ਕਹੇ ਕਰੈ ਹੈਂ। 

ਅਰਜ ਗੁਰੂ ਢਿਗ, ਜੇ ਮੰਨ ਲੈ ਹੈਂ ॥੧੬੨॥ 
ਸਮਾਂ ਪਾਇ ਬ੍ਰਿਧ ਨੈ ਕਰ ਜੋਰੀ। 

ਬਿਨਤੀ ਗੁਰੁ ਪਹਿ ਕੀਨ ਨਿਹੋਰੀ'। 

ਰਾਵਰ ਮਰਯਾਦਾ ਕੇ ਪਾਲਕ। 


ਪਰੇਮ ਕਰਦੇ ਹਨ। 
ਵੱਡੇ ਪੁਰਸ਼। 
'ਛੋਟੇ ਲੋਕ ਵੀ ਬਹੁਤੇ ਵੈਸਾ ਹੀ ਕੰਮ ਕਰਨ ਲੱਗ ਪੈਂਦੇ ਹਨ। 


'ਜਿਸ ਕਰ ਕੇ ਥੋੜ੍ਹੀ ਬੁੱਧੀ ਵਾਲਿਆਂ ਦਾ ਭਲਾ ਹੋਵੇ। 


'ਸਰੂਪ। 

'ਅਸਥਾਪਨ ਕਰ ਕੇ ਆਪ ਹੀ ਮੇਟ ਰਿਹਾ ਹੈ। 

'ਜਿਵੇਂ ਸੂਰਜ ਦੀਆਂ (ਕ੍ਰਿਸ਼ਨ) ਕਿਰਨਾਂ (ਚੰਗੀਆਂ ਮਾੜੀਆਂ) 
ਸਾਰੀਆਂ ਥਾਵਾਂ 'ਚ ਲੱਗਦੀਆਂ ਹਨ। 


'(ਅੱਗ ਨਾਲ ਲੱਗਣ ਵਾਲੀਆਂ ਸਾਰੀਆਂ ਕਿਰਨਾਂ) ਅੱਗ ਵਿੱਚ 
ਸੜ ਕੇ ਅੱਗ ਦਾ ਰੂਪ ਹੀ ਹੋ ਜਾਂਦੀਆਂ ਹਨ। 


'ਝੁਕ ਕੇ, ਨਿਉਂ ਕੇ। 





582 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਚਾਰਯ' ਸਿੱਖਨ ਕੇ ਮਾਲਕ ॥ ੧੬੨ ॥ 
ਜਿਹ ਹਿਤ ਜਗਤ ਕਰਤ ਅਪਵਾਦੂ'। 


ਸੋਊ ਕਾਮ ਤਜ ਦੀਜੈ ਸ੍ਹਾਮੀ। 

ਦੀਜੈ ਸੁਖ ਸਿੱਖਨਿ ਅਭਿਰਾਮੀ' ॥੧੬੪॥ 
ਸੁਨਿ ਗੁਰੁ ਕਹਯੋ ਬਚਨ ਬ੍ਰਿਧ ਥਾਰਾ। 
ਬੁਹਮ ਅਸਤੁ ਰਘੁਵਰ ਸਰ ਭਾਰਾ'। 


ਗਯੋਂ ਨਖਾਲੀ ਦਿਢ ਫਲ ਦੀਓ। 

ਅਬਿ ਬਵੇਕ' ਜੋ ਚਾਹਿਤ ਕੀਓ ॥ ੧੬੫॥ 
ਸੋ ਹਮ ਕਰ ਹੈਂ ਅੰਗੀਕਾਰੇ। 

ਗੁਰ ਸਿਖ ਹੈਂ ਮੁਹਿ ਪੁਨ ਪਿਆਰੇ। 
ਕੌਲਾਂ ਕਾ ਤਯਾਗਨ ਜੋ ਕੈ ਹੈਂ। 

ਸੋ ਬਿਨ ਤਯਾਗੇ ਤਯਾਗੀ ਜੈ ਹੈ ॥੧੬੬॥ 
ਪੰਦਰਾਂ ਦਿਨ ਹੈ ਅਵਧਿ' ਰਹਾਈ। 

ਨਿਜ ਤਪ ਫਲ ਸਬ ਭੋਗ ਲਗਈ'। 

ਪੁਨ ਬ੍ਰਿਧ ਕਹਯੋ ਤਾਲ ਲਗਵਾਵੋ। 

ਸਰ ਬਬੇਕ" ਤਿਹ ਨਾਮ ਧਰਾਵੋ ॥੧੬੭॥ 


'ਧਰਮ ਦੇ ਉਪਦੇਸ਼ ਦਾਤਾ। 
'ਨਿੰਦਾ। 
'ਝਗੜਾ। 


'ਸੁੰਦਰ। 


'ਬੁਹਮਾ ਦੇ ਦਿੱਤੇ ਹੋਏ ਸ਼ਸਤ੍ਰ ਅਤੇਰਾਮ ਚੰਦਰ ਦੇ ਤੀਰ ਵਾਂਗ 
ਤਾਕਤਵਰ ਹੈ। 


'ਧਾਰਮਿਕ ਫ਼ੈਸਲਾ। 


!ਉਮਰ। 
'ਲਵੇਗੀ। 


“ਬਿਬੇਕ ਪਦ ਸੰਸਕ੍ਰਿਤ ਦੇ ਵਿਵੇਦ ਪਦ ਤੋਂ ਬਣਿਆ ਹੈ ਜਿਸ 
ਦੇ ਅਰਥ ਹਨ ਵਿਚਾਰਨਾ, ਸਤਿ ਅਸਤਿ ਦਾ ਨਿਰਣਯ, ਬ੍ਰਹਮ 
ਤੇ ਜਗਤ ਦਾ ਫ਼ਰਕ ਸਮਝਾ ਸਕਣ ਵਾਲਾ ਗਿਆਨ। ਜਾਪਦਾ 
ਹੈ ਕਿ ਇਸ ਅਸਥਾਨ 'ਤੇ ਏਕਾਂਤ ਬਨ ਵਿੱਚ ਬੈਠ ਕੇ, ਸ੍ਰੀ ਗੁਰੂ 
ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਬਿਬੇਕ ਜਾਂ ਗਿਆਨ ਦਾ 
ਉਪਦੇਸ਼ ਕਰਦੇ ਹੁੰਦੇ ਸਨ। ਉਸੇ ਯਾਦਗਾਰ ਵਿੱਚ ਇਥੇ ਬਿਬੇਕ 
ਸਰ ਸਰੋਵਰ ਬਣਿਆ। ਇਸ ਸਰੋਵਰ ਦੇ ਕਿਨਾਰੇ ਹਮੇਸ਼ਾਂ 
ਤਿਆਗੀ ਤੇ ਗਿਆਨੀ ਸਿੱਖ ਵਸਦੇ ਰਹੇ ਹਨ। ਮੈਕਾਲਫ਼ ਨੇ ਵੀ 
ਇਸ ਅਸਥਾਨ ਨੂੰ ਗਿਆਨ ਦਾਨ ਦੀ ਯਾਦਗਾਰ ਲਿਖਿਆ ਹੈ। 
ਬਿਬੇਕ ਪਦ ਦਾ ਅਰਥ ਤਨਖ਼ਾਹ ਜਾਂ ਦੰਡ ਕੋਸ਼ਾਂ ਵਿੱਚ ਨਹੀਂ 
ਹੈ। ਇਨ੍ਹਾਂ ਅਰਥਾਂ ਵਿੱਚ ਬਿਬੇਕ ਪਦ ਦਸਮ ਪਾਤਸ਼ਾਹ ਜੀ ਦੇ 
ਅੰਮ੍ਰਿਤ ਦੀ ਮਰਯਾਦਾ ਤੋਰਨ ਤੋਂ ਵਰਤਿਆ ਜਾਣ ਲੱਗਾ ਹੈ। 
ਛੇਵੇਂ ਪਾਤਸ਼ਾਹ ਵੇਲੇ ਅਜੇ ਬਿਬੇਕ ਪਦ ਦੇ ਤਨਖ਼ਾਹ ਜਾਂ ਦੰਡ 
ਅਰਥ ਪ੍ਰਚਲਤ ਨਹੀਂ ਸਨ ਹੋਏ। ਇਸ ਲਈ ਬਿਬੇਕ ਸਰ ਦੇ 
ਇਹ ਅਰਥ ਕਰਨੇ ਕਿ ਛੇਵੇਂ ਸਤਿਗੁਰਾਂ ਨੂੰ ਕੋਈ ਤਨਖ਼ਾਹ 
ਲੱਗੀ ਸੀ ਤਾਂ ਸਰੋਵਰ ਬਣਿਆ ਸੀ, ਠੀਕ ਨਹੀਂ ਹਨ। ਭਾਈ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 583 


ਗੁਰਦਾਸ ਜੀ ਨੇ ਜੋ ਉਸ ਸਮੇਂ ਮੌਜੂਦ ਸਨ, ਆਪਣੀ ਬਾਣੀ 
ਵਿੱਚ ਇਸ ਘਟਨਾ ਦਾ ਕਿਤੇ ਪਤਾ ਨਹੀਂ ਦਿੱਤਾ। ਮਹਿਮਾ 
ਪ੍ਰਕਾਸ਼ ਵਿੱਚ ਵੀ ਬਿਬੇਕ ਸਰ ਦਾ ਇਹ ਪੁਸੰਗ ਨਹੀਂ ਹੈ। 
ਜਾਂ ਤੇ ਰਹੈ ਬਿਦਿਤ ਇਹੁ ਗਾਥਾ। 
ਸੁਨਿ ਗੁਰ ਕੀਨ ਵਹੇ ਹਿਤ ਸਾਥਾ। 
ਵਤਸਲ ਭਗਤ' ਸੁਸੀਲ ਸੁਭਾਉ”। 'ਭਗਤਾਂ ਦੇ ਪਿਆਰੇ। “ਚੰਗੇ ਨਰਮ ਸੁਭਾਉ ਵਾਲੇ। 
ਗੁਰੁ ਸਮ ਭਯੋ ਨਾ ਹੂੰ ਹੈ ਕਾਉ ॥।੧੬੮॥ 
ਕੀਨੋ ਸੋਊ ਜੋ ਸਿੱਖਨ ਭਾਖਜੋ। 
ਅਪਨਾ ਮਾਨ ਨ ਰੰਚਕ ਰਾਖ੍ਯੋ। 
ਐਸੋ ਸ੍ਰਾਮੀ ਕਰੈ ਸੋ ਸੇਵਨ। 
ਮੁਕਤਿ ਭੁਗਤਿ ਜੋ ਚਾਹੈ ਲੇਵਨ ॥ ੧੬੯॥ 
ਦੋਹਰਾ: 
ਸੋਲਾਂ ਸਏ ਪਚਾਸੀਏ, 
ਸਰ ਬਿਬੇਕ ਕਿਯ ਤਯਾਰ। 
ਕੌਲਾਂ ਕੌ ਸਿਤਕਾਰਿ ਕਰਿ, 
ਭੇਜਯੋ ਪੁਰ ਕਰਤਾਰ ॥ ੧੭੮੦॥ 
ਕੁਛ ਦਿਨ ਰਹੀ ਬਿਮਾਰ ਤਹਿ, 
ਗੁਰੁ ਕਰਿ ਜੰਗ ਇਥਾਇ'। 'ਏਥੇ (ਅੰਮ੍ਰਿਤਸਰ)। 
ਗਏ ਜਬੈ ਤਹਿਂ ਦਰਸ ਕਰਿ, 
ਬਸੀ ਸੁ ਗੁਰਪੁਰ ਜਾਇ" ॥੧੭੧॥ 
ਗਿਆਨੀ ਗਿਆਨ ਸਿੰਘ ਜੀ ਨੇ ਸ੍ਰੀ ਗੁਰੁ ਪੰਥ ਪ੍ਰਕਾਸ਼ ਦੇ ਪੂਰਬਾਰਧ ਦੇ ਤਕਰੀਬਨ ਸਾਰੇ ਪ੍ਰਸੰਗ ਭਾਈ ਸੰਤੋਖ ਸਿੰਘ ਰਚਿਤ ਸ੍ਰੀ 
ਗੁਰ ਪ੍ਰਤਾਪ ਸੂਰਜ 'ਚੋਂ ਹੀ ਲਏ ਹਨ। ਆਪ ਇਸ ਦਾ ਨਾਮ ਵੀ ਸੰਖੇਪ ਸੂਰਜ ਪ੍ਰਕਾਸ਼ ਹੀ ਰੱਖਣਾ ਚਾਹੁੰਦੇ ਸਨ (ਦੇਖੋ ਸ੍ਰੀ ਗੁਰੁ ਪੰਥ 
ਪਕਾਸ਼ ਉਤ੍ਰਾਰਧ ਬਿਸ੍ਰਾਮ ਪਹਿਲੇ ਦਾ ਅੰਕ ਨੰ: ੨੬) ਇਸ ਲਈ ਕੌਲਾਂ ਦਾ ਪ੍ਸੰਗ ਸ੍ਰੀ ਗੁਰਪ੍ਰਤਾਪ ਸੂਰਜ ਵਾਂਗ ਹੀ ਸੰਖੇਪ ਰੂਪ 
ਵਿੱਚ ਦਿੱਤਾ ਹੈ। ਇਸ ਪ੍ਰਸੰਗ ਦੀ ਪੁਰਾਣੀ ਖੋਜ ਕਰਦਿਆਂ ਸ੍ਰੀ ਗੁਰ ਪ੍ਰਤਾਪ ਸੂਰਜ ਤੋ ਪਹਿਲਾਂ ਦੀਆਂ ਰਚਨਾਵਾਂ ਮਹਿਮਾ ਪ੍ਰਕਾਸ਼ 
(ਕਾਵਿ) ੧੮੫੭ ਬਿ: ਤੇ ਮਹਿਮਾ ਪ੍ਰਕਾਸ਼ (ਵਾਰਤਕ) ੧੭੯੮ ਬਿ: ਦੀਆਂ ਲਿਖੀਆਂ ਮਿਲਦੀਆਂ ਹਨ। ਇਨ੍ਹਾਂ ਦੋਹਾਂ ਵਿੱਚ ਹੀ 
ਕੌਲਾਂ ਦਾ ਪ੍ਰਸੰਗ ਨਹੀਂ ਹੈ। ਇਸੇ ਤਰ੍ਹਾਂ ਹੀ ਛੇਵੇਂ ਸਤਿਗੁਰਾਂ ਦੇ ਸਮਕਾਲੀ ਮੁਸਲਮਾਨ ਲੇਖਕ ਮੁਹਸਨ ਫਾਨੀ ਦੀ ਲਿਖੀ ਕਿਤਾਬ 
ਦਬਿਸਤਾਨਿ ਮਜ਼ਾਹਬ ਵਿੱਚ ਛੇਵੇਂ ਸਤਿਗੁਰਾਂ ਦੇ ਹੋਰ ਕਈ ਪੁਸੰਗ ਤਾਂ ਲਿਖੇ ਹਨ ਪਰ ਕੌਲਾਂ ਦਾ ਜ਼ਿਕਰ ਤੱਕ ਵੀ ਨਹੀਂ ਹੈ। ਛੇਵੇਂ 
ਪਾਤਸ਼ਾਹ ਜੀ ਦੇ ਸਮਕਾਲੀ ਦੂਜੇ ਲੇਖਕ ਭਾਈ ਗੁਰਦਾਸ ਜੀ ਹੋਏ ਹਨ ਜਿਨ੍ਹਾਂ ਨੇ ਵਾਰ ੨੬, ਪਉੜੀ ੨੪ ਵਿੱਚ ਗੁਰੂ ਜੀ ਦੇ ਬੀਰ 
ਰਸੀ ਜੀਵਨ ਉਪਰ ਲੋਕਾਂ ਦੀਆਂ ਉਸ ਵੇਲੇ ਦੀਆਂ ਸ਼ੰਕਾਵਾਂ ਤੇ ਇਤਰਾਜ਼ਾਂ ਦਾ ਜ਼ਿਕਰ ਤਾਂ ਕੀਤਾ ਹੈ ਪਰ ਕੌਲਾਂ ਬਾਰੇ ਕੋਈ 
ਇਸ਼ਾਰਾ ਤੱਕ ਵੀ ਨਹੀਂ। ਜੇ ਕੌਲਾਂ ਦਾ ਪ੍ਰਸੰਗ ਜਿਵੇਂ ਇਥੇ ਦਿੱਤਾ ਹੈ- ਹੋਇਆ ਹੁੰਦਾ ਤਾਂ ਇਸ ਪਉੜੀ ਵਿੱਚ ਜ਼ਿਕਰ ਜ਼ਰੂਰ ਹੁੰਦਾ। 
ਭਾਈ ਸੰਤੋਖ ਸਿੰਘ ਜੀ ਦੇ ਸਮੇਂ ਦੇ ਨੇੜੇ-ਤੇੜੇ ਦੇ ਹੋਰ ਲੇਖਕਾਂ ਤੇ ਮਗਰਲੇ ਇਤਿਹਾਸਕਾਰਾਂ ਨੇ ਕੌਲਾਂ ਦੇ ਪ੍ਰਸੰਗ ਬਾਰੇ ਜੋ ਕੁਝ 
ਲਿਖਿਆ ਹੈ ਉਹ ਇਸ ਤਰ੍ਹਾਂ ਹੈ: ੧. ਸ੍ਰੀ ਗੁਰੂ ਸਿਧਾਂਤ ਪਾਰਿਜਾਤ ਗੂੰਥ ਪੰਡਿਤ ਹਰਿ ਸਿੰਘ ਜੀ ਕ੍ਰਿਤ ਦੇ ਗਿਆਰਵੇਂ ਵਿਸ਼੍ਹਾਮ 
ਵਿੱਚ ਐਉਂ ਲਿਖਿਆ ਹੈ: (ਸੰਸਕ੍ਰਿਤ ਦਾ ਪੰਜਾਬੀ ਅਨੁਵਾਦ) ਕੌਲਾਂ ਵੱਲੋਂ ਇਕ ਦਾਸੀ ਦੇ ਹੱਥ ਆਈ ਚਿੱਠੀ ਦੇ ਉੱਤਰ ਵਿੱਚ 





584 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਜੀ ਆਖਦੇ ਹਨ: 'ਜੇ ਉਸ (ਕੌਲਾਂ) ਨੂੰ (ਕਾਮ) ਭੋਗ ਦੀ ਇੱਛਾ ਨਹੀਂ ਤਾਂ (ਪਰਮਾਰਥੀ) ਸ਼ਰਧਾ ਸਮੇਤ ਆਵਨ ਵਿੱਚ ਕੋਈ 
ਰੋਕ ਨਹੀਂ।' (ਦੋਬਾਰਾ ਵਾਪਸ ਆ ਕੇ ਕੌਲਾਂ ਦੀ ਦਾਸੀ ਨੇ ਕਿਹਾ) ਹੇ ਦੇਵ ਉਸ ਨੂੰ ਕਾਮ ਭੋਗ ਦੀ ਮਲੀਨ ਇੱਛਾ ਨਹੀਂ, ਉਸ ਨੂੰ 
ਕੇਵਲ ਆਪ ਦੇ ਦਰਸ਼ਨਾਂ ਦੀ ਹੀ ਇੱਛਾ ਹੈ। ਹੇ ਪੁਭੋ ! ਉਹ (ਕੌਲਾਂ ਜੀ) ਤੁਸਾਡੇ ਨਾਲ ਸ੍ਰੀ ਅੰਮ੍ਰਿਤਸਰ ਜੀ ਜਾਣਾ ਚਾਹੁੰਦੀ ਹੈ। ੨. 
ਇਤਿਹਾਸ ਗੁਰੂ ਖਾਲਸਾ (ਹਿੰਦੀ) ਦੇ ਕਰਤਾ ਸਾਧੂ ਸ਼੍ਰੀ ਗੋਬਿੰਦ ਸਿੰਘ ਜੀ ਲਿਖਦੇ ਹਨ: ਸ਼੍ਰੀ ਗੁਰੂ ਜੀ ਨੇ ਉਸ ਕੇ ਨਿਵਾਸ ਕੇ 
ਲੀਏ ਏਕ ਪ੍ਰਿਥਕ ਮੰਦਿਰ ਬਨਵਾਇਆ ਔਰ ਕਿਹਾ ਕਿ 'ਜੈਸੀ ਤੁਮਾਰੀ ਇੱਛਾ ਹੋ ਆਪਣਾ ਜੀਵਨ ਪੂਰਾ ਕਰੋ। ਉਸ ਕੀ ਪੂਰਤੀ 
ਛਿਨ ਪੁਮੇਸ਼ਰ ਪਰਾਇਣਤਾ ਦੇਖ ਕਰ ਸ਼੍ਰੀ ਗੁਰੂ ਜੀ ਉਸ ਪਰ ਵਿਸ਼ੇਖ ਪ੍ਰਸੰਨ ਰਹਿਤੇ ਔਰ ਹਰ ਤਰ੍ਹਾਂ ਕੀ ਉਸ ਕੀ ਖਾਤਰੀ ਰਖਤੇ। 
ਕੁਛ ਸਮਯ ਐਸੇ ਹੀ ਬਤੀਤ ਹੂਆ ਤੋ ਏਕ ਦਿਨ ਕੌਲਾਂ ਨੇ ਆਪਣੇ ਸਭੀ ਆਭੂਖਨ ਤਥਾ ਕੁਛ ਨਕਦੀ ਜੋ ਕਿ ਉਸ ਕੀ ਮਾਤਾ ਨੇ 
ਉਸ ਕੋ ਦਿਯੇ ਥੇ, ਇਕੱਤਰ ਕਰ ਕੇ ਸ੍ਰੀ ਗੁਰੂ ਹਰਿਗੋਬਿੰਦ ਜੀ ਕੇ ਆਗੇ ਰਖ ਦੀਆ ਔਰ ਹਾਥ ਜੋੜ ਕਰ ਕਹਾ ਕਿ 'ਦੀਨ ਬੰਧੋ! 
ਇਸ ਮੇਰੇ ਪੈਸੇ ਕੋ ਕਿਸੀ ਐਸੇ ਧਰਮ ਕਾਰਯ ਮੇਂ ਲਗਾ ਦੀਜੀਏ ਜਿਸ ਸੇ ਕੁਛ ਕਾਲ ਮੇਰਾ ਨਾਮ ਇਸ ਸੰਸਾਰ ਪਰ ਰਹਿ ਜਾਏ। 
ਸਰੀ ਗੁਰੂ ਜੀ ਨੇ ਉਸ ਧਨ ਸੇ ਉਸੀ ਕੇ ਨਾਮ ਕਾ ਏਕ ਤਾਲਾਬ ਖੁਦਾ ਦੀਆ ਜੋ ਕਿ ਅਬ ਤਕ ਮਹਾਂ ਪੁੱਖਜਾਤ ਪਰਮ ਪਵਿੱਤਰ 
ਅੰਮ੍ਰਿਤਸਰ ਸ਼ਹਿਰ ਮੇਂ ਕੌਲਸਰ ਕੇ ਨਾਮ ਸੇ ਪੁਸਿੱਧ ਹੈ। (ਪੰ: ੨੯੬) ੩. ਸਭ ਤੋਂ ਅਖ਼ੀਰਲੇ ਲੇਖਕ ਬਿਦੇਸ਼ੀ ਤੇ ਅਨਯ ਭਾਸ਼ਾ 
ਵਿੱਚ ਲਿਖਣ ਵਾਲੇ ਮਿ: ਐਮ.ਏ. ਮੈਕਾਲਫ਼ ਨੇ ਆਪਣੀ ਲਿਖੀ ਪੁਸਤਕ ਜਿਲਦ ਚਉਥੀ, ਪੰਨਾ ੪੩ ਤੇ ੪੪ 'ਤੇ ਇਤਿਹਾਸ ਗੁਰੂ 
ਖ਼ਾਲਸਾ (ਹਿੰਦੀ) ਵਾਲੇ ਪ੍ਰਸੰਗ ਨੂੰ ਹੀ ਠੀਕ ਮੰਨ ਕੇ ਆਪਣੀ ਭਾਸ਼ਾ ਵਿੱਚ ਕਲਮਬੰਦ ਕੀਤਾ ਹੈ। ੪. ਰਾਏ ਸਾਹਿਬ ਲਾਲਾ ਕਨ੍ਹਯਾ 
ਲਾਲ ਜੀ ਆਪਣੀ ਤਾਰੀਖੇ ਪੰਜਾਬ (ਉਰਦੂ) ਵਿੱਚ ਇਸ ਪ੍ਰਕਾਰ ਲਿਖਦੇ ਹਨ: "ਕੌਲਾਂ ਨਾਮ ਕਾਜ਼ੀ ਕੀ ਲੜਕੀ ਗੁਰੂ ਜੀ ਕੇ 
ਜਮਾਲੇ ਬਾ ਕਮਾਲ ਪਰ ਸ਼ੇਫਤਾ ਹੋ ਗਈ ਔਰ ਗੁਰੂ ਜੀ ਕੇ ਸਾਥ ਅੰਮ੍ਰਿਤਸਰ ਆ ਗਈ। ਉਸ ਕੀ ਦਰਖਾਸਤ ਅਗਰਚਿਹ ਔਰ 
ਥੀ ਮਗਰ ਗੁਰੂ ਜੀ ਨੇ ਕਹਾ ਤੁਮ ਗ਼ੈਰ ਖਿਆਲ ਦਿਲ ਮੈਂ ਨ ਕਰੋ ਹਮਾਰੀ ਗੁਰਿਆਈ ਕੇ ਖਾਨਦਾਨ ਮੇਂ ਪਹਿਲੇ ਗੁਰੂ ਜੀ ਸੇ ਲੇ 
ਕਰ ਆਜ ਤੱਕ ਮੁਬਾਸ਼ਰਤ ਮਨ੍ਹਾ ਹੈ।" (ਪੰ: ੩੦) ੫. ਉਮਦਾਤੁੱਤ੍ਰਾਰੀਖ (ਫ਼ਾਰਸੀ) ਦਫ਼ਤਰਿ ਅੱਵਲ ਵਿੱਚ (ਪੰ: ੨੭) 'ਤੇ 
ਐਉਂ' ਲਿਖਿਆ ਹੈ:- (ਫ਼ਾਰਸੀ ਰਚਨਾ ਦਾ ਪੰਜਾਬੀ ਉਲਥਾ) ਕਾਜ਼ੀ ਦੀ ਕੌਲਾਂ ਨਾਮ ਦੀ ਦਾਸੀ ਜੋ ਇਨ੍ਹਾਂ ਮਹਾਨ ਵਿਅਕਤੀ ਭਾਵ 
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 'ਤੇ ਨਿਸਚਾ ਧਾਰਨ ਵਾਲਿਆਂ ਭਾਵ ਸਿੱਖਾਂ ਦੀ ਸੰਗਤਿ ਵਿੱਚੋਂ ਸ੍ਰੀ ਗੁਰੂ ਜੀ ਦੇ ਉਪਦੇਸ਼ ਨਾਲ 
ਵਡਸਾਈ ਗਈ। ੬. ਗਿਆਨੀ ਗਿਆਨ ਸਿੰਘ ਜੀ ਆਪਣੀ ਲਿਖਤ 'ਤਵਾਰੀਖ਼ ਗੁਰੂ ਖਾਲਸਾ' ਛਾਪਾ ਪੱਥਰ ਭਾਗ ਪਹਿਲਾ 
(੧੯੪੯ ਬਿ: ਵਿੱਚ ਛਪੀ) ਦੇ ਪੰਨਾ ੨੨੬-੨੨੭ 'ਤੇ ਕੌਲਾਂ ਦੇ ਪ੍ਰਸੰਗ ਬਾਰੇ ਆਪਣੀ ਹੀ ਕਲਮ ਨਾਲ ਐਉਂ' ਲਿਖਦੇ ਹਨ:- 
'ਗੁਰੂ ਜੀ ਦੇ ਡੇਰੇ ਸਤਸੰਗ ਦਾ ਵਿਚਾਰ ਤੇ ਗੁਰੂ ਦੀ ਬਾਣੀ ਦਾ ਉਚਾਰ ਹਰ ਵੇਲੇ ਸਿੱਖ ਕਰਦੇ ਰਹਿੰਦੇ। ਓਸ ਕਾਜ਼ੀ ਦੀ ਬੇਟੀ ਕੌਲਾਂ 
ਨਾਮ ਜਦਯਪਿ ਰੱਬ ਦੀ ਬੰਦਗੀ ਵਿੱਚ ਰੱਤੀ ਹੋਈ 'ਦੀਵਾਨਿ ਹਾਫ਼ਜ਼' ਆਦਿਕ ਕਿਤਾਬਾਂ ਪੜ੍ਹਦੀ ਰਹਿੰਦੀ ਪਰ ਗੁਰੂ ਜੀ ਦੀ ਬਾਣੀ 
ਸੁਣ ਕੇ ਓਸ ਨੂੰ ਐਸਾ ਅਸਰ ਹੋਯਾ ਕਿ ਦਿਲੀ ਸਾਦਿਕ ਮੁਰੀਦ ਬਣ ਗਈ। ਤੇ ਗੁਰੂ ਨਾਨਕ ਦੇਵ ਜੀ ਦੇ ਮਤ ਨੂੰ ਸੱਚਾ, ਹੋਰ ਮਤਾਂ 
ਨੂੰ ਧੋਖੇ ਦੀ ਟੱਟੀ ਦੱਸਣ ਲਗ ਪਈ। ਇਕ ਤਾਂ ਪਹਿਲੇ ਹੀ ਓਸ ਦੇ ਬਾਪ ਕਾਜ਼ੀ ਨਾਲ ਘੋੜੇ ਦੀ ਕੀਮਤ ਲੈਣ ਦੇਣ ਤੋਂ ਸਿੱਖਾਂ ਦੀ 
ਬੋਲੀ ਠੋਲੀ ਹੋ ਗਈ ਸੀ, ਦੂਸਰੇ ਜਦ ਕੌਲਾਂ ਤੋਂ ਗੁਰੂ ਜੀ ਦੀ ਬਾਣੀ ਦੀ ਤਾਰੀਫ਼ ਸੁਣਦਾ ਤਾਂ ਜਲਦਾ ਬਲਦਾ ਆਖਦਾ ਸੀ ਕਿ ਤੂੰ 
ਕਾਫਰ ਦੀ ਕਲਾਮ ਨੂੰ ਚੰਗਾ ਆਖਦੀ ਹੈਂ ਸੋ ਸ਼ਰ੍ਹਾ ਮੁਹੰਮਦੀ ਦੇ ਅਨੁਸਾਰ ਕਤਲ ਕਰਨੇ ਜੋਗ ਹੈਂ। ਕਾਜ਼ੀ ਦੇ ਘਰ ਹਿਰਨਕੱਸ਼ਪ ਤੇ 
ਪ੍ਰਹਿਲਾਦ ਵਾਲਾ ਸੰਬਾਦ ਰਹਿਣ ਲੱਗਾ ਪਰ ਕੌਲਾਂ ਨੂੰ ਭੀ ਓਸ ਸੱਚੇ ਹਕੀਕੀ ਇਸ਼ਕ ਨੇ ਚੁੱਪ ਨਾ ਰਹਿਣ ਦਿੱਤਾ। ਓੜਕ ਕਾਜ਼ੀ 
ਓਸ ਦੇ ਕਤਲ ਦਾ ਫਤਵਾ ਦੇਣ ਨੂੰ ਤਿਆਰ ਹੋ ਗਿਆ। ਤਦ ਕੌਲਾਂ ਦੀ ਮਾਂ ਨੇ ਬੇਟੀ ਦੀ ਜਾਨ ਬਚਾਵਨ ਲਈ ਰਾਤ ਨੂੰ ਘਰੋਂ 
ਨਿਕਾਲ ਦਿੱਤਾ, ਓਸ ਨੇ ਹੋਰ ਕਿਤੇ ਆਪਣੀ ਜਾਨ ਬਚਦੀ ਨ ਦੇਖ ਕੇ ਆਪਣੇ ਮੁਰਸ਼ਦ ਪੀਰ ਅਬਦੁੱਲਾ (ਜਿਸ ਦੀ ਕਬਰ ਹੁਣ 
ਮੁਜ਼ੰਗਾਂ ਵਿੱਚ ਮੰਨੀ ਦੀ ਹੈ) ਨੂੰ ਨਾਲ ਲੈ ਕੇ ਅੰਮ੍ਰਿਤਸਰ ਗੁਰੂ ਜੀ ਦੀ ਸ਼ਰਨ ਆ ਕੇ ਅਰਜ਼ ਕੀਤੀ ਕਿ ਨਿਮਾਣਿਆਂ ਦਾ ਮਾਣ, 
ਨਿਓਟਜਾਂ ਦੀ ਓਟ ਗੁਰੂ ਦਾ ਘਰ ਸੁਣ ਕੇ ਮੈਂ ਤੁਹਾਡੀ ਸ਼ਰਨ ਆਈ ਹਾਂ। ਗੁਰੂ ਸਾਹਿਬ ਨੇ ਓਸ ਨੂੰ ਨਾਮ ਵਿੱਚ ਰੱਤੀ ਹੋਈ ਤੇ ਸੱਚ 
ਪਰ ਕਾਇਮ ਦੇਖ ਕੇ ਧੀਰਜ ਦਿੱਤਾ ਤੇ ਲੌਗਰੋਂ ਪ੍ਰਸ਼ਾਦ ਲਗਾਇ ਦਿੱਤਾ ਅਤੇ ਇਕ ਕੋਠਾ ਓਸ ਦੇ ਰਹਿਣ ਵਾਸਤੇ ਅਧ ਕੋਸ ਦੇ 
ਫਾਸਲੇ ਪਰ ਬਣਵਾ ਕੇ ਓਸ ਦੀ ਰਾਖੀ ਪੈਂਦੇ ਖਾਂ ਦੇ ਸਪੁਰਦ ਕੀਤੀ।" ਉਪ੍ਰੋਕਤ ਵੀਚਾਰ ਤੋਂ ਸਪੱਸ਼ਟ ਹੈ ਕਿ ਕੌਲਾਂ ਸਤਿਗੁਰਾਂ ਪਾਸੋਂ 
ਜੀਅ ਦਾਨ ਲੈਣ ਲਈ ਹੀ ਅੰਮ੍ਰਿਤਸਰ ਆਈ ਸੀ ਅਤੇ ਸਤਿਗੁਰਾਂ ਦੀ ਹਜ਼ੂਰੀ 'ਚਰਹਿ ਕੇ ਪੂਰਨ ਗੁਰਮਤਿ ਅਨੁਸਾਰ ਨਾਮ ਦੀ 
ਰੰਗਣ ਵਿੱਚ ਰੰਗੀਜ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਈ ਜਿਸ ਦੇ ਫਲ ਸਰੂਪ ਅੰਤ ਨੂੰ ਕਵੀ ਜੀ ਦੇ ਕਥਨ 'ਬਸੀ ਸੁ ਗੁਰਪੁਰ 
ਜਾਇ' ਅਨੁਸਾਰ ਸੱਚ ਖੰਡ ਵਿੱਚ ਜਾ ਵਸੀ। ਸਤਿਗੁਰਾਂ ਦੇ ਸੁਭਾਵ ਬਾਰੇ ਕਵੀ ਖੁਦ ਇਸੇ ਬਿਸਾਮ ਦੇ ਅੰਕ ਨੰ: ੧੧੦ ਵਿੱਚ ਆਪ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 585 


ਲਿਖਦੇ ਹਨ > 'ਵਤਸਲ ਭਗਤ ਸੁਸੀਲ ਸੁਭਾਊ। ਗੁਰ ਸਮ ਭਯੋ ਨ ਹ੍ਹੈ ਹੈ ਕਾਊ।' ਗੁਰੂ ਜੀ ਦੇ ਸਮੇਂ ਦੇ ਮਹਾਨ ਪੁਰਖ ਤੇ ਮਹਾਨ 
ਵਿਦਵਾਨ ਕਵੀ ਤੇ ਲੇਖਕ ਭਾਈ ਗੁਰਦਾਸ ਜੀ ਆਪਣੇ ਅੱਖੀਂ ਵੇਖ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਬਤ ੨੪ਵੀਂ ਵਾਰ ਦੀ 
੨੧ਵੀਂ ਪਉੜੀ ਵਿੱਚ ਐਉੱ ਅੰਕਤ ਕਰਦੇ ਹਨ: ਹਰਖਹੁਂ ਸੋਗਹੁੱ ਬਾਹਰਾ ਹਰਣ ਭਰਣ ਸਮਰੱਥ ਸਰੰਦਾ। ਰਸ ਕਸ ਰੂਪ ਨ ਰੇਖ 
ਵਿੱਚ ਰਾਗ ਰੰਗ ਨਿਰਲੇਪ ਰਹੰਦਾ। ਗੋਸਟ ਗਿਆਨ ਅਗੋਚਰਾ ਬੁਧਿ ਬਲ ਬਚਨ ਬਿਬੇਕ ਨ ਛੰਦਾ। ਗੁਰ ਗੋਵਿੰਦ ਗੋਵਿੰਦ ਗੁਰ 
'ਹਰਿ ਗੋਬਿੰਦ' ਸਦਾ ਵਿਗਸੰਦਾ। ਅਚਰਜ ਨੋ ਅਚਰਜ ਮਿਲੈ ਵਿਸਮਾਦੈ ਵਿਸਮਾਦ ਮਿਲੌਦਾ। ਗੁਰਮੁਖ ਮਾਰਗ ਚੱਲਣਾ ਖੰਡੇਧਾਰ 
ਕਾਰ ਨਿਬਹੰਦਾ। ਗੁਰ ਸਿਖ ਲੈ ਗੁਰ ਸਿੱਖ ਚਲੰਦਾ ॥੨੧॥ 
ਕਾਸ਼ਮੀਰ ਜਹਾਂਗੀਰ ਸੋਂ, 
ਗੁਰੁ ਧੀਰ ਕਾ ਜਾਨ'। 'ਜਹਾਂਗੀਰ ਨਾਲ ਧੀਰਜ ਵਾਲੇ ਸਤਿਗੁਰਾਂ ਦਾ ਕਸ਼ਮੀਰ ਜਾਣਾ। 
ਕੌਲਾਂ ਕੀ ਕਥ ਕਵਲ ਸੀ, 
ਕਹਿ ਯਹਿ ਧਿਯਾਯ ਬਿਰਾਨ' ॥੧੭੨॥ 'ਠਹਿਰ ਗਿਆ, ਸਮਾਪਤ ਹੋ ਗਿਆ। 

ਇਤਿ ਸ੍ਰੀ ਗੁਰੁ ਪੰਥ ਪੁਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਕੌਲਾਂ ਕਾ ਪੁਸੰਗ ਬਰਨਨੰ' ਨਾਮ 
ਤੇਈਸਮੇਂ ਬਿਸ੍ਹਾਮ ॥੨੩॥ 





586 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੪. (ਕਿਲ੍ਹਾ ਲੋਹਗੜ੍ਹ (ਅੰਮ੍ਰਿਤਸਰ) ਅਤੇ ਹਰਿਗੋਬਿੰਦ ਪੁਰ ਦੇ ਜੰਗ) 


੫ 


ਦੋਹਰਾ: 
ਏਕੰਕਾਰ' ਅਕਾਲ ਪੁਭੁ, 
ਨਿਰਭਵ' ਸਦ ਨਿਰਵੈਰੁ। 
ਕਲਿਮਲ ਨਿਖਲ ਨਿਕੰਦ ਹੈ, 
ਨਾਮ ਜਾਹਿ ਬਿਨ ਧੈਰ' ॥੧॥ 


ਸ੍ਰੈਯਾ: 

ਤਾਹਿੰ ਭਜੋ ਉਰ ਨਾਹਿ ਲਜੋ, 

ਜਗ ਕਾਮ ਤਜੋ ਲਖਿ ਕੂਰ ਮਹਾਂਈ। 
ਸੰਗਤ ਸੇਵ ਕਰੋ ਸੁਭ ਸੰਤਨ, 

ਖੋਟਨ ਸੰਗ ਕੁਕਾਮ ਬਿਹਾਈ'। 

ਦਾਨ ਦਿਜੈ ਸ਼ਕਤੀ ਅਨੁਸਾਰ, 

ਕਰੋ ਭਗਤੀ ਪੁਭੂ ਕੀ ਮਨ ਲਾਈ। 
ਗਯਾਨ ਹਰੀ ਕਹਿ ਕੋਇ ਕਰੈ ਯਹਿ, 
ਈਸ ਭਵੈ ਵਹਿਰਾਮ ਦੁਹਾਈ' ॥੨॥ 


ਦੋਹਿਰਾ: 

ਲੋਹਗਢ ਹਰਗੋਬਿੰਦ ਪੁਰ, 

ਜੰਗ ਹੋਇ ਹੈਂ ਜੈਸ। 

ਇਸ ਅਧਯਾਇ ਮੈਂ ਸੋ ਕਥਾ, 
ਸੁਨੋ ਸ੍ਰੋਤਾ ਬੈਸ' ॥੨੩॥ 
ਲਲਤ ਪਦ ਛੰਦ: 

ਰੰਗ ਸੁਫੈਦ ਸੁਹਾਵਨ। 

ਸ਼ਾਹਿ ਜਹਾਂ ਢਿਗ ਤੋਫਾ' ਪਠਯੋ, 
ਹੇਤ ਸ਼ਿਕਾਰ ਦਿਖਾਵਨ। 

ਧਰਿ ਨਿਜ ਹਾਥ ਸਾਥ ਉਤਸ਼ਾਹੈ, 
ਸ਼ਾਹਜਹਾਂ ਪਤਿਸ਼ਾਹੂ। 
ਮਾਰਤ ਖਗ ਗਨ ਆਹੂ' ॥੪॥ 


'ਇੱਕੋ ਇਕ ਸਰੂਪ। 
'ਜਨਮ ਤੋਂ ਰਹਿਤ। 


'ਜਿਸ ਦਾ ਨਾਮ ਬਿਨਾਂ (ਧੈਰ) ਦੇਰੀ ਦੇ ਸਾਰੇ ਪਾਪਾਂ ਨੂੰ ਕੱਟ 
ਦੇਂਦਾ ਹੈ। 


'ਇਹ ਕੰਮ ਕੋਈ ਵੀ ਕਰ ਕੇ ਵੇਖ ਲਵੇ ਉਹ ਈਸ਼ਰ ਰੂਪ ਹੋ 
ਜਾਂਦਾ ਹੈ, ਇਹ ਰੱਬੀ ਹੁਕਮ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 587 


ਇਕ ਦਿਨ ਸ਼ਾਹਿ ਬਾਜ ਵਹਿ ਛੋਡਯੋ, 

ਪਰ ਸੁਰਕਾਬ' ਜੁ ਭਾਵਤ”। 'ਚਕਵੇ ਉਪਰ। (ਸੁਰਖਾਬ- ਚਕਵਾ)। “ਜਿਹੜਾ (ਮਨ ਨੂੰ) 
ਭਾਉਂਦਾ ਸੀ। 

ਕਰੀ ਨ ਚੋਟ ਹੁਤੋ ਵਹਿ ਰਜਜੋ, 

ਪਾਛੇ ਗਯੋ ਉਡਾਵਤ। 

ਕੁੱਤੇ ਬਾਜ ਕਮੀਨੇ ਨਰ ਯਹਿ, 

ਰੱਜੇ ਕਾਮ ਨ ਦੈਹੈਂ। 

ਰਹਜੋ ਸ਼ਾਹਿ ਦਿਸ ਬਾਜ ਪੇਖ ਬਹੁ, 

ਅਯੋ ਨ ਫੇਰ ਪਿਛੈਹੈਂ ॥੫॥ 

ਮੀਰ ਸ਼ਿਕਾਰੀ' ਲਾਇ ਪਿਛਾਰੀ, 'ਸ਼ਿਕਾਰ ਦੇ ਮਹਿਕਮੇ ਦਾ ਵੱਡਾ ਅਫ਼ਸਰ। 

ਸ਼ਾਹਿ ਲਾਹੌਰੈਂ ਆਯੋ। 

ਇਤ ਤੈ ਚਢੇ ਸ਼ਿਕਾਰ ਗੁਰੂ ਭੀ, 

ਰੱਬ ਸਬੱਬ ਬਨਾਯੋ। 

ਬਾਜ ਸੁਫੈਦ ਮਗਰ ਸੁਰਕਾਬੈਂ, 

ਜਾਵਤ ਗੁਰੂ ਨਿਹਾਰਾ। 

ਨਿਜ ਕਰ ਤੈ ਨਿਜ ਬਾਜ ਤਜਜੋ ਗੁਰੁ 

ਤਿਹ ਸੁਰਕਾਬ ਝੱਟ ਮਾਰਾ ॥ ੬ ॥ 

ਉਤਰੇ ਬਾਜ ਜਬੈ ਜੁਗ' ਤਿਹ ਪਰ”, 'ਦੋਵੇਂ। “ਤਿਸ (ਚਕਵੇ ਦੇ) ਉਪਰ। 

ਗੁਰੁ ਪਕਰਾਇ ਮੰਗਾਏ। 

ਬਾਜ ਸੁਫੈਦ ਹਾਥ ਨਿਜ ਲੈ ਗੁਰੁ, 

ਗੁਨ ਤਿਸ ਖੁਸ਼ ਹੂੰ ਗਾਏ। 

ਸ਼ਾਹੀ ਮੀਰ ਸ਼ਿਕਾਰੀ ਗੁਰ ਢਿਗ, 

ਆਇ ਤਬੈ ਯੋਂ ਗਾਯੋ। 

ਬਾਜ ਇਹੁ ਹੈ ਸ਼ਾਹਿਜਹਾਂ ਕਾ, 

ਸ਼ਾਹਿ ਇਰਾਨ ਪਠਾਯੋ ॥ ੭ ॥ 

ਤੁਮ ਨੇ ਪਕਰ ਲੀਆ ਭਲ ਕੀਨਾ, 

ਅਬਿ ਹਮ ਕੋ ਦੈ ਦੀਜੈ। 

ਗੁਰੂ ਕਹਯੋ ਨਹਿ ਲੈਣ ਗਏ ਹਮ, 

ਆਯੋ ਦੈਂਹ ਨ ਬੀਜੈਂ”। (ਇਹ ਬਾਜ ਆਪੇ) ਆਇਆ ਹੈ (ਇਸ ਕਰ ਕੇ ਅਸੀਂ 
ਕਿਸੇ) ਦੂਜੇ ਨੂੰ ਨਹੀਂ ਦੇਂਦੇ। 

ਸ਼ਾਹੀ ਲੋਗਨ ਜੋਰ ਜਨਾ ਕਰਿ, 





588 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਕਜੋ ਕਿਛੂ ਹਰੇ ਤਕੜੇ। 

ਮੁੰਜ, ਗੁਲਾਮ, ਤੁੱਛ ਬੁੱਧੀ ਨਰ, 
ਜੋਰ ਬਿਗਾਨੇ ਅਕੜੇ ॥੮ ॥ 
ਜਬਿ ਵਹਿ ਟਰੇ ਨ ਪਰੇ ਗਰੇ ਬਹੁ', 
ਫਿਰ ਗੁਰੁ ਕਰੇ ਛਿਤਾਵਨ'। 

ਜਾਇ ਪੁਕਾਰੇ ਸ਼ਾਹਿ ਪਾਸ ਵੇਹਿ, 
ਚੋਟਾਂ ਲਗੇ ਦਿਖਾਵਨ। 

ਕਾਜੀ ਪਾਜੀ ਰੁਸਤਮ ਖਾਂ ਭੀ, 
ਢਿਗ ਤੈ ਲੂਤੀ' ਲਾਈ। 

ਕਰਤ ਜਬਰਦਸਤੀ ਨਿਤ ਹੀ ਗੁਰੁ, 
ਅਪਨੀ ਕਥਾ ਸੁਨਾਈ ॥੯॥ 
ਬਾਦਸ਼ਾਹਿ ਕਾ ਦਿਲ ਭੜਕਾਯੋ, 
ਮੂੜ੍ਹਨ ਕੂੜ ਅਲੈ ਕੈ'। 

ਸਾਤ ਹਜ਼ਾਰੀ ਮੁਗਲਸ ਖਾਂ ਸ਼ਹਿ, 
ਪਠਯੋ ਸੈਨ ਬਹੁ ਦੈ ਕੈ। 

ਪਾਇ ਖਬਰ ਗੁਰੁ ਲੈ ਨਿਜ ਸੁਭਟਨ', 
ਲਰੇ ਅਗਾਰੀ ਹੈ ਕੈ। 

ਗਾਮ” ਬਡਾਲੀ ਨਿਕਟ ਬਿਸਾਲੀ, 
ਪਰਯੋ ਜੰਗ ਤਬਿ ਐ ਕੈ ॥੧੦॥ 
ਤੀਨ ਪਹਿਰ ਅਤਿ ਕਹਰ ਜੰਗ ਭੋਂ, 
ਤੀਰ ਤੁਫੰਗਨ ਕੇਰਾ'। 

ਜਵਾਂਨ ਕਿਕਾਨ' ਚੀਰ ਬਹੁ ਡਾਰੇ, 
ਗੁਰੁ ਤੀਰਨ ਬਿਨੁ ਬੇਰਾ। 

ਪਰੀ ਰਾਤ ਤਬਿ ਹਟ ਦਲ ਦੋਊ, 
ਉਤਰੇ ਹੋਇ ਪਿਛਾਰੀ। 

ਰੈਨ ਅੰਧੇਰੀ ਅਰਧ ਦੇਖ ਗੁਰੁ, 
ਮੌਕਾ ਠੀਕ ਵਿਚਾਰੀ ॥੧੧॥ 
ਹੱਲਾ ਕਰਵਾਯੋ ਦੁਸ਼ਮਨ ਪਰ, 
ਹਾਲਚਾਲ' ਬਡ ਪਾਈ। 

ਤੁਰਕੀ ਦਲ ਥਲ ਤਜ ਘਬਰਾ ਕੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 589 


ਇਤ ਉਤ ਪਰਯੋ ਭਗਾਈ'। 
ਬਿਨ ਪਹਿਚਾਨ ਭੁਲਾਵੇ ਸਿੱਖਨ', 
ਆਪਸ ਮੈਂ ਲਰ ਮੂਏ। 

ਬਹੁ ਸਰਦਾਰ ਅਪਾਰ ਸਿਪਾਹੀ, 
ਲੁਕਮਾਂ ਤੇਗਨ ਹੂਏ' ॥ ੧੨॥ 
ਮੌਲਾ ਬਖਸ਼ ਅਹਮਦ ਖਾਂ ਮੂਏ, 
ਕੌਲਾਂ ਕੇ ਜੁਗ ਭਾਈ। 

ਗਾਜੀ ਪਠ ਕਾਜੀ ਪਾਜੀ ਨਿਜ, 
ਬਾਜੀ ਬੁਰਦ ਕਰਾਈ'। 


ਫਤੇ ਪਾਇ ਗੁਰੁ ਡੇਰੇ ਆਇ, 
ਸ਼ਾਹਿ ਸਾਰ' ਸੁਨਿ ਸਾਰੀ। 

ਮੈਦੀ ਖਾਂ ਹੁਸੈਨ ਖਾਂ ਜੋਧੇ, 

ਪਠੇ ਫੌਜ ਦੈ ਭਾਰੀ ॥ ੧੩॥ 
ਇਤ ਬਿਵਾਹ ਥਾ ਗੁਰੂ ਸੁਤਾ ਕਾ, 


ਇਨ ਹੀ ਦਿਨੋਂ ਮਝਾਰੀ। 

ਤਸਾਰ ਮਿਠਾਈ ਆਦਿ ਵਸਤੁ ਸਬ, 
ਰਾਖੀ ਥੀ ਕਰਿ ਭਾਰੀ। 

ਏਸ ਜੰਗ ਤੈ ਪਹਿਲੇ ਕੁਛ ਦਿਨ, 
ਸਿਖ ਬਹੁ ਗੁਰੁ ਢਿਗ ਆਏ। 

ਲੈਗਰ ਬਰਤ ਚੁਕਜਯੋ ਥਾ ਯਾਂ ਤੇ, 
ਗੁਰੁ ਘਰਿ ਪਠਯੋ ਕਹਾਏ' ॥ ੧੪॥ 
ਦੇਹੁ ਮਿਠਾਈ ਇਨ ਸਿੱਖਨ ਕੋ 
ਦਯੋ ਜਵਾਬ ਸਮਾਨੀ'। 

ਗੁਰੂ ਕਹਯੋ ਸਿੱਖਨ ਕੋ ਦੇਤ ਨ, 

ਖੈ ਹੈ ਲੁੱਟ ਤ੍ਰਕਾਨੀ। 

ਸੋਈ ਬਚਨ ਗੁਰੂ ਕਾ ਪੂਰਨ, 

ਹੋਯੋ ਚਾਹਿਤ ਅਬਿ ਹੈ। 

ਸ਼ਾਹੀ ਫੌਜ ਅਈ ਫਿਰ ਭਾਰੀ, 


ਏਧਰ ਓਧਰ ਭੱਜ ਗਿਆ। 
'ਸਿੱਖਾਂ ਦੇ ਭੁਲੇਖੇ। 


'ਤਲਵਾਰਾਂ ਦੀ ਬੁਰਕੀ ਹੋ ਗਏ ਭਾਵ ਮਾਰੇ ਗਏ। 


'ਫੌਜੀ ਸੂਰਮੇ ਭੇਜੇ (ਪਰ ਫਿਰ ਵੀ) ਨੀਚ ਕਾਜ਼ੀ (ਜੰਗ ਦੀ) 
ਆਪਣੀ ਖੇਲ ਹਾਰ ਗਿਆ। (ਬਾਜੀ ਬੁਰਦ ਕਰਾਉਣਾ- 
ਸ਼ਤਰੰਜ ਦੀ ਖੇਲ ਵਿੱਚ ਇਕੱਲੇ ਬਾਦਸ਼ਾਹ ਦਾ ਰਹਿ ਜਾਣਾ।) 


'ਖ਼ਬਰ। 


'ਕਹਿ ਭੇਜਿਆ। 


'ਗੁਰੂ ਕੇ ਮਹਿਲ (ਮਾਤਾ ਦਾਮੋਦਰੀ ਜੀ)। 





590 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨੀ ਖਬਰ ਗੁਰੁ ਜਬਿ ਹੈ ॥੧੫॥ 
ਕਿਲਾ ਲੋਹ ਗਢ ਕਾਇਮ ਕੀਨੋ, 
ਲਰਤ ਹੇਤ ਗੁਰੁ ਤਬਿ ਹੀ। 

ਬਿਧੀ ਚੰਦ, ਪੈਦੇ ਖਾਂ, ਸੰਘਾ: 
ਭਾਨੂੰ, ਜੇਠਾ, ਸਬਿ ਹੀ। 

ਨੌਰ ਨੌਰ ਨਿਜ ਸੁਭਟ ਗੁਰੂ ਨੈ, 
ਕਾਯਮ ਕਰਿ ਯੌਂ ਭਾਖ੍ਯੋ। 

ਜੰਗ ਨਿਸੰਗ ਕਰੋ ਸਤ੍ਹਨ ਸੋਂ, 
ਹਰੋ', ਨ ਡਰ ਉਰ ਰਾਖਯੋ ॥ ੧੬॥ 
ਕਠਨ ਕੁਵੰਡ' ਪੁਚੰਡ” ਤੀਰ ਗਹਿ, 
ਗੁਰੁ ਬਲਵੰਡ ਖਰੋਏ। 

ਕੜ ਕੜਾਟ ਕੇ ਠਾਟ ਦੁਹੂੰ ਦਿਸ', 


ਤੋਪ ਜੰਬੂਰਨ' ਹੋਏ। 

ਧੂਰ ਧੂਮ ਸੋਂ ਪੂਰ ਗਯੋ ਨਭ', 
ਸੂਰ ਨੂਰ' ਨਹਿ ਦਰਸੈ। 

ਮੇਂਹ ਸਮਾਨ ਤੀਰ ਗੋਲੀ ਬਹੁ, 
ਦੁਹੂੰ ਓਰ ਤੈ ਬਰਸੈਂ ॥੧੭॥ 
ਗੋਲੀ ਗੋਲੇ ਤੀਰ ਬਾਹਰ ਤੈ, 
ਚ਼ਲਿ ਗਢ ਮਾਹਿ' ਗਡੈ ਹੈਂ। 
ਭੀਤਰ ਤੈ ਜੋ ਸਿੱਖ ਚਲਾਵੈਂ, 
ਸੱਤੂਨ ਪ੍ਰਾਨ ਸੁ ਲੈ ਹੈਂ। 

ਤੋਪ ਕਾਠ ਕੀ ਬਹੁ ਬਨਵੈ ਕੈ, 
ਚਲਵਾਈ ਗੁਰੁ ਭਾਰੇ। 

ਮਾਰ ਕਰਯੋ ਬਿਹਬਲ ਤੁਰਕੀ ਦਲ, 
ਅੰਗ ਭੰਗ ਕਰਿ ਡਾਰੇ ॥ ੧੮ ॥ 
ਜਦਯਪਿ ਬਹੁ ਸਰਦਾਰ ਗੁਰੂ ਨੈ, 
ਤੀਰਨ ਸੰਗ ਬਿਦਾਰੇ'। 

ਤੌ ਭੀ ਆਵਤ ਬਡੀ ਘਟਾ ਸਮ, 
ਤੁਰਕੀ ਸੈਨ ਅਪਾਰੇ। 


'ਮਾਰੋ। 
।ਕਰੜਾ ਧਨੁਸ਼। “ਤਿੱਖੇ। 


ਦੋਹਾਂ ਪਾਸਿਆਂ ਤੋਂ ਕੜ ਕੜ ਆਦਿ ਸ਼ਬਦਾਂ ਦੇ [ਠਾਟ) 
ਅਵਾਜ਼ੇ। 
ਛੋਟੀਆਂ ਤੋਪਾਂ (ਦੁਆਰਾ)। 


'ਅਕਾਸ਼। 
'ਸੂਰਜ ਦਾ ਪ੍ਰਕਾਸ਼। 


'ਮਾਰ ਦਿੱਤੇ (ਅ) ਖਿੰਡਾ ਦਿੱਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਵਿਚਾਰ ਪ੍ਰਵਾਰ ਤਬੈ ਨਿਜ, 
ਘਰ ਤੈ ਦਯੋ ਨਿਕਾਰੇ। 
ਗਾਡੀਰਥ ਡੋਰੇ ਬਹੁ ਤੋਰੇ, 

ਸੰਗ ਸੁਭੱਟ ਰਖਵਾਰੇ ॥ ੧੯॥ 
ਸੰਗ ਲਯੋ ਅਸਬਾਬ ਜਰੂਰੀ, 
ਬਾਕੀ ਤਜਜੋ ਅਪਾਰੇ। 

ਸਿੱਖ ਚੁਭਾਲ੍ਹ ਗਾਮ ਕੇ ਥੇ ਸੰਗ, 
ਤਾਂ ਤੇ ਉਂਭੈ ਪਧਾਰੇ'। 

ਇਤ ਗੁਰ ਲਰਤ ਰਹੇ ਨਿਸ ਸਾਰੀ, 
ਜਬਿ ਦਿਨ ਦਈ ਦਿਖਾਈ। 

ਹੱਲੇ ਪਰ ਹੱਲਾ ਤੁਰਕੀ ਦਲ, 
ਕਰਤ ਬਢਯੋ ਅਗਵਾਈ' ॥ ੨੦॥ 


ਤਬਿ ਨਿਜ ਸੁਭੱਟ ਸੈਨ ਸਿਮਟੈ ਕੈ', 


ਗੁਰੁ ਇਹ ਬਿਯੋਂਤ ਬਨਾਈ। 
ਕਿਲਾ ਛੋਰ ਕਰਿ ਗੋਰ ਬਾਂਧ' ਪੁਨ, 
ਆਏ ਨਿਕਸ ਇਦਾਈ ॥੨੧॥ 
ਦੋਹਰਾ: 

ਤਾਲ ਰਾਮਸਰ ਨਿਕਟ ਪਿਖਿ, 
ਲਰਨ ਹੇਤ ਮੈਦਾਨ। 

ਗੁਰੂ ਜੰਗ ਹਿਤ ਥਿਰੇ ਤਹਿਂ, 

ਉਤ ਤੁਰਕਨ ਬਲ ਠਾਂਨ ॥ ੨੨ ॥ 
ਬਚਨ ਮਿਠਾਈ ਲੁਟਨ ਕਾ, 
ਕੀਨੋ ਥਾ ਗੁਰ ਜੋਇ। 

ਸ਼ਹਿਰ ਲੁਟਯੋ ਸਬਿ ਤੂਕੋ ਨੇ 
ਛਕੀ ਮਿਠਾਈ ਸੋਇ ॥੨੨੩॥ 
ਮੁਗਲਸ ਖਾਂ ਗੁਰੁ ਖਬਰ ਗਹਿ, 
ਲੈ ਸੰਗ ਸੈਨ ਮਹਾਂਇ। 

ਪਰਯੋ ਧਾਇ ਇਕ ਬਾਰ ਹੀ, 
ਗੁਰੁ ਧੁਜਨੀ ਪਰ' ਆਇ ॥੨੪॥ 
ਪਾਧਰੀ ਛੰਦ: 


'ਇਸ ਕਰ ਕੇ ਓਧਰ ਨੂੰ ਚਲੇ ਗਏ। 


ਅੱਗੇ ਨੂੰ ਵਧਿਆ। 
'ਆਪਣੀ ਫੌਜ ਦੇ ਸੂਰਮੇ ਇਕੱਠੇ ਕਰਕੇ। 


'ਗੋਲ ਘੇਰਾ ਬਣਾ ਕੇ। 


591 





592 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿ ਮਜਯੋ ਜੰਗ ਗਾਢਾ ਕਰਾਲ'। 
ਬਹੁ ਉੱਠੇ ਸਬਦ ਤੜ ਭੜ' ਬਿਸਾਲ। 


ਜਿਮ ਭਾੜ ਵੀਚ' ਦਾਨੇ ਭੁਜੰਤ। 

ਤਿਮ ਤੁਪਕ ਜਮੂਰੇ' ਬਹੁ ਛੁਡੰਤ ॥ ੨੫ ॥ 
ਜੁਗ ਓਰ ਬੀਰ ਸਾਨੱਧ ਬੱਧ'। 

ਰਸ ਛਕੇ ਬੀਰ ਕੋਪੇ ਬਿਹੱਦ'। 

ਇਤ ਬਿਧੀ ਚੰਦ ਪੈਦੇ ਸੁ ਖਾਨ। 

ਨਹਿ ਬਲੀ ਛਲੀ' ਕੋ ਜਿਨਿ ਸਮਾਨ ॥੨੬॥ 
ਨਿਵਲੂ, ਨਿਹਾਲ, ਮੋਹਨ, ਗੁਪਾਲ। 

ਜੇਠਾ, ਲੈਗਾਹ, ਪੈੜਾ, ਜਮਾਲ। 
ਸਿੰਘਾ, ਸੁ ਜਾਤੀ ਮਲਕ, ਪ੍ਰੋਧ'। 

ਮੁਹਰੂ, ਕਲਯਾਨ, ਕਾਲਾ, ਸਬੋਧ' ॥ ੨੭॥ 
ਭਾਨੂੰ, ਭੰਡਾਰਿ, ਭੱਲਨ ਬਿਰਾਰ'। 

ਗੁਰਿ ਸੂਰਬੀਰ ਇਤਿ ਆਦਿ ਭਾਰ। 

ਸਬਿ ਲਰਤ ਅੱਤ ਧਰਿ' ਸੱਤੂ ਸੰਗ। 

ਬਡ ਚੱਤ੍ਰ ਤਜਨ ਤੀਰੋ ਤੁਫੰਗ' ॥ ੨੮ ॥ 
ਇਕ ਨੌਰ ਅਰਜੋ ਭਾਨੂੰ ਸੁਭੱਟ। 

ਜਿਨ ਧਰੇ ਸ਼ੱਤ੍ਹ ਬਹੁ ਕੱਟ ਫੱਟ'। 

ਉਤ ਸ਼ਮਸ ਖਾਂਨ ਨਿਕਸਿਓ ਜਵਾਨ। 

ਬਡ ਗਰਜ ਤਰਜ ਕਰਿ ਬਰਜ ਭਾਨੁ' ॥ ੨੯ ॥ 
ਜੁਗ ਓਰ ਤੀਰ ਛੁੱਟੇ ਤੁਫੰਗ। 

ਜੁਝ' ਗਿਰੇ ਬੀਰ ਬਹੁ ਸਹਿ ਤੁਰੰਗ। 

ਫਿਰ ਧਰਿ ਕ੍ਰੋਧ ਉਠ ਜੁੱਟੇ ਬੀਰ। 

ਤਨ ਸੁਟੇ ਚੀਰ ਨਹਿ ਛੁਟੇ ਧੀਰ ॥ ੩੦॥ 
ਇਕ ਵਾਰ ਦੁਹੂੰ ਅਸਿ ਵਾਰ ਕੀਨ'। 

ਧਰ ਗਿਰੇ ਮੁਨਾਰੇ ਮਨੋ ਪੀਨ'। 

ਜਨ ਖਾਇ ਭੰਗ ਲੇਟੇ ਮਲੌਗ। 

ਧੁਨਿ ਆਫਰੀਨ' ਪਿਖਿ ਭਈ ਜੰਗ ॥ ੩੧॥ 
ਪੁਨ ਪਰੇ ਧਾਇ ਅਰਰਾਇ' ਔਰ। 


'ਤਕੜਾ ਭਿਆਨਕ। 

'ਦਾਣੇ ਭੁੰਨਣ ਜਾਂ ਬੰਦੂਕਾਂ ਦੇ ਇੱਕੋ ਵਾਰ ਚਲਣ ਤੋਂ ਹੋਈ 
ਅਵਾਜ਼। 

'ਭੱਠ ਵਿੱਚ 

'ਛੋਟੀਆਂ ਤੋਪਾਂ। 

'ਸ਼ਸਤੂ ਬੰਨ੍ਹ ਕੇ ਤਿਆਰ-ਬਰ-ਤਿਆਰ ਹੋਏ। 

'ਬੀਰ-ਰਸ ਵਿੱਚ ਭਰੇ ਹੋਏ ਬਹੁਤੇ ਕ੍ਰੋਧਵਾਨ ਹੋਏ। 


'ਜੰਗ ਦੇ ਦਾਅ-ਪੇਚ ਜਾਨਣ ਵਾਲਾ। 
'ਪ੍ਰੋਹਿਤ। 

'ਵਿਚਾਰਵਾਨ। 

'ਗੋਤ। 


'ਸ਼ਸਤ੍ਰਧਾਰੀ ਹੋ ਕੇ। 
'ਬੰਦੂਕ। 


'ਕੱਟ ਵੱਢ ਕੇਰੱਖ ਦਿੱਤੇ। 
'ਭਾਨੂੰ ਨੂੰ ਤਾੜ ਕੇਰੋਕਿਆ। 


'ਲੜਦੇ ਲੜਦੇ। (ਅ) ਸ਼ਹੀਦ ਹੋ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 593 


ਲਰਰਹਜੋ ਬਿਧੀ ਸਸਿ ਜੌਨ ਨੌਰ। 
ਕੜ ਕਾੜ ਤੁਪਕ ਸੜ ਸਾੜ ਤੀਰ'। 


ਝੜ ਝਾੜ ਬਾੜ ਭਟ ਪਾੜ ਭੀਰ' ॥੩੨॥ 


ਖਿਚ ਤੇਗ ਬੇਗ' ਬਢਿ ਅਗਰ ਬੀਰ”। 
ਬਹੁ ਸਿਟਤ ਜਵਾਨ ਕਿ ਕਾਨ ਚੀਰ'। 
ਝੱਟ ਪੱਟ ਭੱਟ ਬਰ ਲਪਟ ਲਪਟ'। 
ਸੱਟਪੱਟ ਕੱਟ ਧਰ ਦਪਟ ਦਪਟ' ॥ ੩੩ ॥ 
ਬਕ ਅਕਟ ਬਿਕਟ ਦੈ ਦੈ ਫਲੌਗ'। 


ਜਿਮ ਕੁਦਤ ਧਮਾਲੀ' ਨਟ ਮਲੰਗ। 
ਨਹਿਂ ਟਰੈ ਪੈਰ ਪੀਛੇ ਸੁ ਏਕ। 

ਬਢਿ ਆਗੇ ਬਾਹਿਤ ਤੇਗ ਨੇਕ' ॥ ੩੪॥ 
ਦੁਹਿ ਦਿਸਨ ਰੌਰ ਮਾਚਯੋ ਕਰਾਲ। 

ਕਟ ਗਿਰੇ ਸੁਭਟ ਕੇਤਕ ਬਿਸਾਲ। 

ਤਬਿ ਸਿੰਘੇ ਪ੍ਰੋਹਤ ਕੌ ਹਕਾਰ'। 

ਗੁਰੁ ਪਠਯੋ ਸੁ ਕਾਲੇ ਦੁੱਲਟ ਨਾਰ' ॥ ੩੫॥ 
ਭੱਲਨ ਔ ਭਗਤੂ, ਲਾਲ ਚੰਦ। 

ਯਹਿ ਬੀਰ ਪਠੇ ਦੈ ਦਲ ਬੁਲੈਦ। 

ਜਹਿਂ ਬਿਧੀ ਚੰਦ ਪੈਦੇ ਸੁ ਖਾਨ। 

ਥੇ ਲਰਤ ਪਰਯੋ ਥਾ ਜੋਰ ਆਨ ॥ ੩੬॥ 
ਇਹ ਕੁਮਕ' ਪਹੁੰਚੈ ਜਬੈ ਜਾਇ। 


ਵਹਿ ਲਰੇ ਹੋਇ ਖੁਸ਼ ਦਿਲ ਬਢਾਇ ॥੨੭॥ 


ਦੋਹਰਾ: 
ਤੀਰ ਤੁਫੰਗਨ ਤੇਗ ਕੀ, 

ਬੇਗ ਧਰੀ ਅਸ ਮਾਰ। 

ਤੁਰਕ ਚਮੂੰ ਬਿਚਲਾ ਦਈ, 

ਜਿਮ ਘਨ ਫਾੜਤ ਬਯਾਰਿ' ॥੨੩੮॥ 


ਮਹਿੰਦੀ ਖਾਨ, ਹੁਸੈਨ ਖਾਂ, 


'ਬੰਦੂਕਾਂ (ਦੇ ਚੱਲਣ ਤੋਂ ਹੋਈ ਅਵਾਜ਼) ਕਾੜ ਕਾੜ ਤੇ ਤੀਰਾਂ 
(ਦੇ ਚੱਲਣ ਤੋਂ ਹੋਈ ਅਵਾਜ਼) ਸਾੜ ਸਾੜ। 

'(ਝੜ ਝਾੜ) ਚਲਾ ਚਲਾ ਕੇ (ਬਾੜ) ਬੰਦੂਕਾਂ ਦੇ ਇਕੱਠੇ ਵਾਰ, 
ਸੂਰਮਿਆਂ ਦੀ ਭੀੜ ਨੂੰ ਪਾੜ ਸੁੱਟਿਆ। 

'ਛੇਤੀ। “ਸੂਰਮਾ ਅੱਗੇ ਵਧਿਆ। 

ਘੌੜੇ। 

'ਛਤੀ ਚੰਗੇ ਸੂਰਮੇ (ਆਪਸ ਵਿੱਚ) ਚਿੰਬੜ ਚਿੰਬੜ ਕੇ। 
'ਧਰਤੀ 'ਤੇ ਦੌੜ ਦੌੜ ਕੇ ਛੇਤੀ ਕੱਟ ਦੇਂਦੇ ਹਨ। 

ਅਸਤ ਬਿਅਸਤ ਬੋਲਦੇ ਹਨ, ਛਾਲਾਂ ਮਾਰ ਮਾਰ ਕੇ (ਉਛਲਦੇ 
ਹਨ)। 

'ਲੱਡੀ ਵਿੱਚ। 


'ਚੰਗੀ ਤਰ੍ਹਾਂ। 


'ਤੁਰਕਾਂ ਦੀ ਫ਼ੌਜ (ਐਉਂ) ਖਿੰਡਾ ਦਿੱਤੀ ਜਿਵੇਂ ਹਵਾ ਬੱਦਲਾਂ ਨੂੰ 
ਪਾੜ ਦੇਂਦੀ ਹੈ। 





594 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਗਲਸ ਖੈਂ! ਤਬਿ ਹੇਰਿ। 

ਗੁਰੁ ਸਿੱਖਨ ਯਹਿ ਫੇਰ ॥ ੩੯ ॥ 

ਭੁਜੰਗ ਪੁਯਾਤ ਛੱਦ: 

ਜਿਤਯੋ ਜੰਗ ਹਾਰਯੋ ਹਮਾਰੀ ਜੁ ਸੈਨਾਂ। 
ਕਹਿਰ ਜ਼ਹਿਰ ਕੀਨੋ ਗੁਰੂ ਕੇ ਸਿਖੈਨਾਂ'। 
ਮਹਾਂ ਕੋਪ ਕੈ ਕੈ ਨਿਜੰ ਫੌਜ ਮੋਰੀ। 

ਭਏ ਆਪ ਆਗੇ ਕਰਯੋ ਜੰਗ ਜੋਰੀ ॥੪੦॥ 
ਬਜੇ ਬਾਦ ਮਾਰੂ' ਮਹਾਂ ਮੇਘ ਲਾਜੇ। 

ਸੁਨੇ ਜਾਹਿ ਕੇ ਭੀ ਨਹੀ ਕੂਰ' ਭਾਜੇ। 
ਉਠੀ ਹੂਲ ਹਾਲੋ' ਕਰਾਲੈ ਬਿਸਾਲੈ। 

ਨਚੇ ਭੂਤ ਭੈਰੋਂ ਸੁ ਕਾਲੀ ਬਿਤਾਲ ॥੪੧॥ 
ਅਈ ਜੋਗਨੀ ਭੋਗਨੀ' ਮਾਸ ਲੋਹੂ। 
ਫਿਰੈਂ ਗੀਧ' ਸਿੰਗਾਲ” ਐਂ ਕਾਕ ਕੋਹੂ”। 
ਮਚਯੋ ਤੀਰ ਤੁਫੰਗ ਕਾ ਜੰਗ ਭਾਰੀ। 


ਦੁਹੂੰ ਓਰ ਜੋਧੇ ਲਰੇ ਹੈ ਅਗਾਰੀ ॥ ੪੨ ॥ 
ਕੜਾ ਕਾੜ ਮਾਰੇ' ਦੜਾ ਦਾੜ ਸੁੱਟੇ”। 


ਸੜਾ ਸਾੜ' ਤੇਗਾਂਨ ਸੋਂ ਮਿੰਜ” ਕੁੱਟੇ। 

ਕਟੇ ਅੰਗ ਜੋਧਾ ਲਗੇ ਘਾਇ ਘੂੰਮੈ'। 

ਗਿਰੈਂ ਹੂੰ ਬਿਸੋਧਾ' ਲਿਟੇ ਬ੍ਰਿੰਦ ਭੂਮੈਂ ॥੪੩॥ 
ਕ੍ਰਿਪਾਨੈ ਮਿਆਨ ਕਿਤਾਨੰ' ਕਢੈ ਹੈ। 
ਕਿਕਾਨੰ ਜ੍ਹਾਨੰ ਕ੍ਰਿਪਾਨੈ ਸੁ ਲੈ ਹੈਂ 

ਸੁ ਕਾਨ ਪ੍ਰਮਾਨੰ' ਕਮਾਨੈ ਖਿਚੈ ਕੈ। 

ਕਿ ਚੀਰੈਂ ਸਰੀਰੈਂ ਸੁ ਤੀਰੈਂ ਚਲੈ ਕੇ ॥੪੪॥ 
ਅਲੀ ਯਾ ਅਲੀ ਐਲ ਪਾਰੈਂ! ਤੁਰਕਾਨੀ। 
ਗੁਰੂ ਹੀ ਗੁਰੂ ਬੋਲ ਹੈਂ ਸਿੱਖ ਬਾਨੀ। 

ਮਹਾਂ ਨਾਦ' ਭੈਆਨਕੈ ਬੀਰ ਕੂਕੈਂ। 

ਲਰੈਂ ਚੌਂਪ ਚਿਤੰ' ਢਿਗੰ ਢੂਕ ਢੂਕੈਂ? ॥ ੪੫ ॥ 


'ਮੁਗਲਸ ਖਾਂ (ਆਦਿਕਾਂ) ਨੇ। 


'ਜੰਗੀ ਵਾਜੇ। 
।ਕਾਇਰ। 
'ਡੰਡਰੌਲੀ। 


'ਛਕਣ ਵਾਲੀਆਂ। 
'ਗਿਰਝਾਂ। “ਗਿੱਦੜ। “ਪਹਾੜੀ ਕਾਂ। 


(ਜਦੋਂ ਬੰਦੂਕਾਂ ਦੇ ਵਾਰ) ਮਾਰਦੇ ਹਨ ਤਾਂ ਕੜ ਕੜ (ਦੀ 
ਅਵਾਜ਼ ਹੁੰਦੀ ਹੈ)। (ਜਦ ਮਾਰ ਕੇ ਸੂਰਮਿਆਂ ਨੂੰ) ਸੁੱਟਦੇ ਹਨ 
ਤਾਂ ਦੜ ਦੜ ਦੀ ਅਵਾਜ਼ ਹੁੰਦੀ ਹੈ। 
'ਤਲਵਾਰਾਂ ਦੇ ਚੱਲਣ ਦੀ ਅਵਾਜ਼। “ਮਿੱਝ। 
'ਜ਼ਖ਼ਮੀ ਹੋ ਕੇ ਘੁੰਮਦੇ ਹਨ। 

'ਬੇਹੋਸ਼ ਹੋ ਕੇ। 

'ਕਿਤਨੇ (ਹੀ ਸੂਰਮੇ)। 

'ਜਵਾਨ (ਸੂਰਮੇ) ਚੰਗੇ ਘੋੜੇ ਤੇ ਕ੍ਰਿਪਾਨਾਂ ਲੈਂਦੇ ਹਨ। 

'ਕੰਨ ਤੱਕ। 


'ਡੰਡਰੌਲੀ ਪਾਉਂਦੇ ਹਨ। 


'ਸ਼ਬਦ। 
'ਚਿੱਤ ਦੇ ਉਤਸ਼ਾਹ ਨਾਲ। “ਨੇੜੇ ਢੁਕ ਢੁਕ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 595 


ਗਿਰੈਂ ਜਯੋਂ ਮੁਨਾਰੇ ਇਕੇ ਬਾਰ ਜੂਝੈਂ'। 

ਭਿੜੈਂ ਭੇੜ ਜੋਧਾ ਕਿਸੈ ਨਾਹਿ ਬੂਝੈਂ। 

ਘਨੀ ਸੈਨ ਤੁਰਕਾਨ ਕੀ ਔਰ ਆਈ। 

ਪਰੀ ਧਾਇ ਸਿੱਖਾਂਨ ਪੈ ਹੂਲ ਪਾਈ' ॥੪੬॥ __'ਹੱਲਾ ਕਰਕੇ। 

ਕਿਨੈ ਤੀਰ ਨੇਜਾ ਕਿਨੈ ਤੇਗ ਬਾਹੀ। 

ਕਿਨੈ ਮਾਰ ਬੰਦੁਕ ਆਚੁਕ ਲਾਹੀ'। ਨਾ ਉੱਕਣ ਵਾਲੇ ਨਿਸ਼ਾਨੇ ਨਾਲ (ਧੌਣ) ਲਾਹ ਦਿੱਤੀ। 

ਮਹਾਂ ਭੇੜ ਮਾਚਯੋ ਬਹੈ ਸ੍ਰੋਨ' ਅੰਗੈਂ। 'ਲਹੂ। 

ਭਏ ਲਾਲ ਬਾਗੇ' ਮਨੋ ਫਾਗ ਰੰਗੈਂ? ॥ ੪੭॥ 'ਪੁਸ਼ਾਕੇ। “ਜਾਣੋ ਹੋਲੀ ਦਾ ਰੰਗ ਲੱਗਾ ਹੈ। 

ਧਰਾ ਲਾਲ ਹੋਈ ਮਚਯੋ ਕੀਚ ਉਥੰ'। 'ਓਥੇ ਚਿੱਕੜ ਹੋ ਗਿਆ। 

ਕਟੇ ਹੱਥ ਮਥੰ ਚਢੇ ਲੂਥ ਲੁਥੰ। 

ਅੱਲਾ ਬੋਲ ਹੱਲਾ ਕਰਯੋ ਯੌਂ ਤੁਰਕਾਨੈ। 

ਮਹਾਂ ਮੇਘ ਮਾਨੋਂ ਚਢਯੋ ਹੈ ਮਹਾਨੈ ॥ ੪੮ ॥ 

ਕਰੀ ਤੀਰ ਗੋਲੀਨ ਕੀ ਪੀਨ' ਬਰਖਾ। 'ਤਕੜੀ। 

ਘਨੇ ਜਹਾਨ ਸਿਖਾਂਨ ਕੋ ਪ੍ਰਾਨ ਕਰਖਾ'। ਪ੍ਰਾਣ ਖਿੱਚੇ ਭਾਵ ਸ਼ਹੀਦ ਕਰ ਦਿੱਤੇ। 

ਇਤੈ ਸਿੱਖ ਭੀ ਨ ਹਟੈਂ ਪੈਰ ਪਾਛੈ। 

ਲਰੈਂ ਹੈ ਅਗਾਰੀ ਨਿਜੰ ਜੀਤ ਬਾਂਛੇ ॥ ੪੯ ॥ 

ਗਏ ਜੂਝ ਕੇਤੇ ਬਡੋ ਝਾਲ ਝੱਲਾ। 

ਇਤੇ ਮੈ ਗੁਰੂ ਭੀ ਆਏ ਬੋਲ ਹੱਲਾ। 

ਘਨੇ ਬੀਰ ਬਾਂਕੇ ਗੁਰੂ ਸੰਗ ਆਏ। 

ਜਿਨੈ ਆਨ ਸਿਖਾਂਨ ਕੈ ਦਿਲ ਬਢਾਏ ॥੫੦॥ 

ਮਚਯੋ ਤੀਰ ਤੋਫੰਗ ਕੋ ਜੰਗ ਭਾਰੰ। 

ਪਰੈਂ ਗੁੱਲਕਾ ਉਲਕਾ ਜਯੋਂ ਅਸਾਰੰ' ॥੫੧॥ (ਅਕਾਸ਼ ਵਿੱਚੋਂ ? ਗੋਲੀਆਂ ਡਿਗਦੇ ਤਾਰਿਆਂ ਵਾਂਗ ਬੇ-ਸੰਭਾਲ 
ਪੈਂਦੀਆਂ ਹਨ। 

ਦੋਹਰਾ: 

ਜੈਸੇ ਪੱਕੇ ਖੇਤ ਪਰ, 

ਚੇਤ ਮਾਸ ਮੈਂ ਜਾਨ। 

ਗੋਲੇ' ਮੇਂਹ ਬਰਸਾਇ ਬਹੁ, 

ਕਰਤਿ ਮੇਘ ਨੁਕਸਾਨ ॥੫੨॥ 

ਤਯੋਂ ਸੱਤੂਨ ਕੀ ਸੈਨ ਪਰ, 

ਤੀਰ ਗੁਰੂ ਬਰਸਾਇ। 





596 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਡੇ ਬਡੇ ਸਰਦਾਰ ਬਹੁ 

ਛਿਨ ਮੈਂ ਦਏ ਖਪਾਇ ॥੫੨੩॥ 

ਚੌਪਈ: 

ਤੀਰ ਸਮੀਰ' ਤੇਜ ਗੁਰੁ ਕੇਰੇ। 

ਮੇਘ ਸੱਤ੍ਹ ਦਲ ਫਟਯੋ ਬਧੇਰੇ। 

ਪਾਂਚ ਹਜ਼ਾਰੀ' ਸਾਤ ਹਜ਼ਾਰੀ। 

ਤੱਕ ਤੱਕ ਅਫਸਰ ਹਤੇ ਅਪਾਰੀ ॥ ੫੪ ॥ 

ਇਕ ਇਕ ਤੀਰ ਸਰੀਰਨ ਦਸ ਦਸ। 

ਚੀਰਤਿ ਜੌ ਗੁਰੁ ਮਾਰਤਿ ਕਸ ਕਸ। 

ਤੁੱਕੇ' ਗੁਰੁ ਕੇ ਸੁੱਕੇ ਜਾਹੀਂ। 'ਤੀਰ। 

ਨਿਕਸ ਤੁਰੰਗਨ ਅੰਗਨ ਮਾਹੀ ॥ ੫੫ ॥ 

ਹੱਥ ਮੱਥ ਸੱਥਲ' ਕਟ ਗੇਰੇ। 'ਪੱਟ। 

ਰੁੰਡ' ਮੁੰਡ” ਧਰ ਮਾਂਹਿ ਬਿਖੇਰੇ”। 'ਧੜ। “ਸਿਰ। “ਧਰਤੀ ਵਿੱਚ ਖਿਲਾਰ ਦਿੱਤੇ। 

ਚਢੀ ਲੁੱਥ ਪੈ ਲੁੱਥ ਮਹਾਂਈ। 

ਸੀਢੀ' ਮਨੋ ਸੂਰਗ ਕੋ ਲਾਈ ॥੫੬॥ 'ਪਉੜੀ। 

ਫੁਟੈਂ ਮਸ਼ਕ ਜਜਯੋਂ ਤੀਰ ਲਗੈਂ ਤਨ। 

ਛੂਟੈ ਫੁਹਾਰੇ ਰੰਗ ਭਰੈਂ ਜਨ। 

ਸੈਨ ਸੱਤਰ ਕੀ ਬਿਚਲੀ' ਐਸੇ। 'ਖਿੰਡ ਗਈ। 

ਲਗੇ ਆਗ ਬਨ ਗਜ ਗਨ ਜੈਸੇ' ॥੫੭॥ 'ਜੰਗਲ ਨੂੰ ਅੱਗ ਲੱਗਿਆਂ ਜਿਵੇਂ ਬਹੁਤੇ ਹਾਥੀ (ਖਿੰਡ ਜਾਂਦੇ 
ਹਨ)। 

ਗੁਰੁ ਸੁਭਟਨ' ਤਬਿ ਮੌਕਾ ਪੈ ਕੈ। 'ਸੂਰਮਿਆਂ ਨੇ। 

ਦਯੋ ਜ਼ੋਰ ਤਰਵਾਰ ਉਠੈ ਕੈ। 

ਅਲੀ ਮੁਹੰਮਦ ਖਾਂ ਸਰਦਾਰ। 

ਸਿੰਘਾ' ਲਰਿ ਜੂਝੇ ਇਕ ਵਾਰ ॥੫੮ ॥ 'ਸਿੰਘਾ' ਨਾਮ ਗੁਰੂ ਕਾ ਸੂਰਮਾ। 

ਭਾਈ ਨੰਦਾ ਮਿਰਜਾ ਬੇਗ। 

ਭਏ ਸ਼ਹੀਦ ਉਭੈ ਸਹਿ ਤੇਗਾ। 'ਦੋਵੇਂ ਤਲਵਾਰਾਂ (ਦੇ ਵਾਰ) ਸਹਾਰ ਕੇ। 

ਪਾਂਚ ਹਜ਼ਾਰੀ ਮੌਲਾ ਬਖਸ਼। 

ਹੀਰਾ ਨੰਦ ਮਰੇ ਭਿਰ ਸ਼ਖਸ਼' ॥੫੯॥ (ਦੋਨੋ) ਮਰਦ (ਬਹਾਦਰ) ਭਿੜ ਕੇ ਮਰ ਗਏ। 

ਬਿਧੀ ਚੰਦ ਪੈਦੇ ਖਾਂ ਜੋਧੈ। 

ਪਰੇ ਏਕ ਦਿਸ ਤੈ ਕਰਿ ਕ੍ਰੋਧੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 597 


ਉਦਾ, ਦਾਰਾ, ਬੀਰ ਹਰੀ ਕੇ। 

ਅਮੀਆਂ, ਜੀਤੂ, ਗਿੱਲ ਭਰੀ ਕੇ' ॥੬੦॥ 

ਮੁਹਰੂ ਰੰਧਾਵਾ, ਨੈਹਾਲਾ। 

ਮੋਹਨ, ਬਾਘਾ, ਦਾਸ ਗੁਪਾਲਾ। 

ਜੈਤਾ, ਤੋਤਾ, ਕਿਸ਼ਨਾ, ਤਖਤੂ। 

ਦੇਵੀ ਦਾਸ, ਪਰਾਗਾ, ਬਖਤੂ ॥੬੧॥ 

ਭੱਲਨ, ਕਾਲਾ, ਭਾਰਾ, ਭਗਤੂ। 

ਜੇਠਾ, ਪੈੜਾ, ਤਿਲੋਕਾ, ਜਗਤੂ। 

ਜਾਤੀ ਮਲਕ, ਪ੍ਰੋਹਤ ਸੂਰਾ। 

ਬਾਬਕ, ਦਯਾਲਾ, ਰਾਮਾ, ਭੂਰਾ ॥ ੬੨॥ 

ਇਤਯਾਦਿਕ ਗੁਰੁ ਕੇ ਬਡ ਸੂਰੇ। 

ਸ਼ਸਤੁ ਬਿਦਯਾ ਮੈਂ ਸਬਿ ਪੂਰੇ। 

ਪਰੇ ਸੱਤ ਸੈਨਾਂ ਪਰ ਧਾਈ। 

ਅਰੇ, ਕਰੇ ਸ਼ਸਤੁ ਬਹੁਤਾਂਈ' ॥ ੬੩॥ '(ਜੋ) ਅੜੇ (ਉਨ੍ਹਾਂ 'ਚੋਂ) ਬਹੁਤਿਆਂ ਨੂੰ (ਮਾਰਨ ਲਈ) ਸ਼ਸਤ੍ਰਾਂ 
ਦੇ (ਵਾਰ) ਕੀਤੇ। 

ਉਤ ਦੂੰਦੇ ਖਾਂ, ਖਾਨ ਬਹਾਦਰ। 

ਇਸਮਾਯਲ ਖਾਂ, ਮਿਰਜ਼ਾ ਕਾਦਰ। 

ਦਿਦਾਰ ਅਲੀ ਖਾਂ, ਮੈਦੀ ਖਾਨ। 

ਕਾਯਮ ਖਾਂ, ਲੁਤਫੁੱਲਹ ਖਾਣ ॥ ੬੪॥ 

ਖਵਾਜਾ ਬੇਗ, ਕਲੰਦਰ ਖਾਨ। 

ਕਰੀਮ ਬੇਗ, ਹੁਸੈਨਾ ਖਾਨ। 

ਮੁਗਲਸ ਖਾਂ ਲੌ ਅਫਸਰ ਸ਼ਾਹੀ। 

ਭਿਰੈਂ ਅਧਿਕ ਮਨਿ ਰੋਸ ਬਢਾਹੀ ॥੬੫॥ 

ਪੈ ਗੁਰੁ ਕਰ ਤੈ' ਜਬਿ ਬਹੁ ਮਰੇ। 

ਸਨਮੁਖ ਜੂਝਿ ਭਿਸ਼ਤ ਮੈ ਪਰੇ। 

ਮੁਗਲਸ ਖਾਂ ਤਬਿ ਆਇ ਅਰਯੋ ਹੈ। 

ਲਰ ਕਰਿ ਬਹੁ ਹੈ ਸਮੁਖ ਮਰਯੋ ਹੈ ॥ ੬੬॥ 

ਜਬਿ ਸਰਦਾਰ ਮਰੇ ਤੁਰਕਾਨੀ। 

ਭਾਗ ਚਲੀ ਤਬਿ ਸੈਨ ਮਹਾਨੀ। 

ਗੁਰੁ ਕੇ ਸੁਭਟਨ ਮਗਰ ਦਬਾਯੋ'। 





598 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਯੋ ਜੋਊ ਖਗ' ਮਾਰ ਗਿਰਾਯੋ ॥੬੭॥ 
ਦੋਹਰਾ: 

ਅਜਬ ਤਮਾਚੇ' ਗਜਬ ਕੇ? 

ਲਗੇ ਮਲੇਛਨ ਅੰਗ। 

ਭੂੰਨੇ ਦਾਨੇ ਭਾੜ ਜ੍ਯੋਂ” 
ਸਿੱਖਨ ਮਾਰ ਤੁਫੰਗ ॥। ੬੮ ॥ 

ਮਰੇ ਸਿਖ ਜੇ ਜੰਗ ਮੈਂ, 

ਸੋ ਸਬਿ ਗੁਰੁ ਉਠਵਾਇ। 

ਪ੍ਰਾਨ ਹੀਨ ਫੁਕਵਾ ਦਏ, 
ਜ਼ਖਮੀ ਲਏ ਬਚਾਇ ॥ ੬੯ ॥ 

ਪੁਨ ਗੁਰੁ ਪਹੁੰਚ ਚੁਭਾਲ ਮੈਂ”, (ਪਿੰਡ) ਵਿੱਚ। 
ਬੀਬੀ ਬੀਰੋਂ ਕੇਰ। 

ਕਰਯੋ ਬਯਾਹਿ ਉਤਸ਼ਾਹਿ ਸਹਿ, 
ਦੀਨੋ ਦਾਜ ਥਧੇਰ ॥ ੭੦॥ 
ਸੋਲਾਂ ਸਏ ਸਤਾਸੀਏ 


ਜੇਸਟ' ਦਿਨ ਛਬੀਸ। 


ਜੰਗ ਬਯਾਹਿ ਯਹਿ ਤਿਸੀ ਦਿਨ, 

ਹੋਏ ਬਿਸ੍ਹੇ ਬੀਸ' ॥ ੭੧॥ 

ਹਾਰ ਜੰਗ ਤੈ ਤੁਰਕ ਗਨ, 

ਗਏ ਜੁ ਲਵਪੁਰ' ਧਾਇ। 

ਕਹਯੋ ਭਯੋ ਜਿਸ ਭਾਇ ॥ ੭੨॥ 

ਚੌਪਈ: 

ਸੁਨਿ ਪਤਿਸ਼ਾਹਿ ਅਧਿਕ ਬਿਸਮਾਯੋ। 

ਹੇਤ ਸਲਾਹਿ ਸਬਿਨਿ ਬੁਲਵਾਯੋ। 

ਕਹਯੋ, ਗੁਰੁ ਬਡ ਤਜੱਬ ਕੀਨਾ'। ਹੈਰਾਨ (ਕਰ ਦੇਣ ਵਾਲਾ ਕੰਮ) ਕੀਤਾ। 
ਨਿਜ ਤੈ ਦਹ ਗੁਨ ਕੋ ਹਰ ਦੀਨਾ' ॥ ੭੨੩॥ 'ਆਪਣੇ ਨਾਲੋਂ ਦਸ ਗੁਣਾ (ਫੌਜ) ਨੂੰ ਮਾਰ ਦਿੱਤਾ। 
ਮੁਗਲਸ ਖਾਂ ਲੌ ਬਹੁ ਸਰਦਾਰੇ। 

ਬਿਨੁ ਛਲ ਜੰਗ ਵੀਚ ਲਰਿ ਮਾਰੇ। 

ਗਜਬ ਤਮਾਚਾ ਅਜਬ ਗੁਜ਼ਾਰਾ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 599 


ਬਿਨ ਸਮਾਨ ਲਰਿ ਲਸ਼ਕਰ ਮਾਰਾ ॥ ੭੪॥ 

ਅਬਿ ਉਮਰਾਵ ਸੋਇ ਚਢਿ ਜਾਵੈ। 

ਲੈ ਬਹੁ ਸੈਨ ਜੁ ਗਹਿ ਕਰਿ ਲਯਾਵੈ। 

ਸੁਨਿ ਵਜੀਰ ਖਾਂ ਦੋ ਕਰ ਜੋਰੇ। 

ਕਹਯੋ ਬਾਜ ਨਹਿ ਤੁਮਰੇ ਥੋਰੇ ॥ ੭੫ ॥ 

ਥੋਰੀ ਬਾਤ ਸਿਚਾਨੇ ਕੇਰੋ'। 'ਬਾਜ਼ ਦੀ। 

ਜਿਹ ਹਿਤ ਇਤਨਕ ਬਢਜੋ ਬਖੇਰੋ। 

ਅਜ਼ਮਤ' ਹਸ਼ਮਤ£? ਗੁਰੁ ਢਿਗ ਭਾਰੀ। 'ਕਰਾਮਾਤ। “ਧਨ ਦੌਲਤ। (ਅ) ਲਾਉ ਲਸ਼ਕਰ। 
ਹੈ ਖਲਕਤ ਖਾਦਿਮ' ਉਨਿ ਸਾਰੀ ॥ ੭੬॥ 'ਸੇਵਕ। 

ਬਡੇ ਆਪ ਕੇ ਸ਼ਾਹਿ ਜੁ ਭਏ। 

ਗੁਰੁ ਗਾਦੀ ਕੋ ਪੂਜਤ ਭਏ। 

ਜਹਾਂਗੀਰ ਲੌ ਬਾਬਤ ਤਾਂਈਂ। 

ਭਈ ਜੁ ਗਾਥਾ ਸਭੈ ਸੁਨਾਈ ॥ ੭੭॥ 

ਪੀਰ ਫਕੀਰਨ ਕੀ ਸੋ ਗਾਦੀ। 

ਹੈ ਪੁਰ' ਅਜ਼ਮਤ ਲਖੋ ਅਨਾਦੀ?। 'ਭਰੀ ਹੋਈ। “ਮੁੱਢ ਤੋਂ। 

ਫਤੇ ਫਕੀਰਨ ਪਰ ਜੋ ਪੈਹੋ। 

ਤੌ ਕਿਆ ਮਾਲ ਮੁਲਕ ਜਿੱਤ ਲੈਹੋ ॥ ੭੮॥ 

ਲਹਨ ਫਕੀਰਨ ਸੋਂ ਬਦਨਾਮੀ। 

ਬਿਨ ਬਦ ਦੁਆਇ' ਨ ਹਾਸਲ ਦਾਮੀ?। 'ਬੂਰੀ ਅਸੀਸ। “ਇਕ ਦਾਮ ਵੀ ਪ੍ਰਾਪਤ ਨਹੀਂ ਹੁੰਦਾ। (ਦਾਮ- 


ਇਕ ਪੁਰਾਣਾ ਸਿੱਕਾ ਜੋ ਰੁਪਏ ਦਾ ਪੰਜਾਹਵਾਂ ਹਿੱਸਾ ਸੀ।) 
ਅਰ ਵਹਿ ਤਜਿ ਨਿਜ ਸ਼ਹਿਰ ਸਿਧਾਏ। 
ਲੂਟ ਸਿਪਾਹੀ ਸ਼ਾਹੀ ਲਜਾਏ ॥ ੭੯॥ 
ਦੌਰ ਗਯੋਂ ਪਰ ਫੌਜ ਚਢਾਨੀ। 
ਯਹਿ ਨਹਿ ਸ਼ਾਹਿਨ ਰੀਤਿ ਮਹਾਨੀ। 
ਨਿਜ ਸਰੀਰ ਕੀ ਕੁਸਲ' ਮਨੀਜੈ। 
ਬੈਰ ਫਕੀਰਨ ਸੌਂ ਤਜਿ ਦੀਜੈ ॥ ੮੦॥ 
ਢਿਗ ਤੈ ਕਿੰਚੈ ਬੇਗ ਬਖਾਨਾ। 
ਬਾਤ ਬਾਜ਼ ਕੀ ਤੁੱਛ ਮਹਾਨਾ। 
ਲੋਗ ਹਜਾਰੋਂ ਹੂੰ ਹੈਂ ਘਾਤੇ। 
ਨਾਹਿ ਲਾਭ ਕੁਛ ਔਰ ਬਖਯਾਤੈਂ ॥੮੧॥ 





600 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਪਤਿਸ਼ਾਹਿ ਮਾਨ ਮਨ ਲੀਨਾ। 
ਬੈਰ ਭਾਵ ਗੁਰੁ ਸੋਂ ਤਜ ਦੀਨਾ। 

ਪੁਨ ਗੁਨਿ' ਯਹਿ ਦਿਯ ਹੁਕਮ ਲਿਖਾਈ। 
ਅੰਮ੍ਰਿਤਸਰ ਨ ਬਸੈਂ ਗੁਰੁ ਆਈ ॥ ੮੨॥ 
ਔਰ ਨੌਰ ਜਹਿੰ ਚਹੈਂ ਸੁ ਰੈਹੈਂ। 

ਨਾਹਿ ਦੁਸ਼ਮਨੀ ਹਮ ਸੋ ਗੈਹੈਂ ॥੮੩॥ 
ਸੋਰਠਾ: 

ਗੁਰ ਪ੍ਰਤਾਪ ਕੀ ਭੰਗ, 

ਖਾਨ ਵਜੀਰ ਪਿਲਾਇ ਕੈ। 
ਬਾਦਸ਼ਾਹਿ ਕੋ ਰੰਗ, 
ਅਪਨੇ ਢੰਗ ਚਢਾ ਲਯੋ ॥੮੪॥ 
ਚੌਪਈ: 

ਨਿਜ ਪੁੜ੍ਹੀ ਕੀ ਸ਼ਾਦੀ ਕੈ ਕੈ। 

ਗੁਰੁ ਚੁਭਾਲ ਤੈ ਪੁਨਾ ਚਲੈ ਕੈ। 

ਤਾਰਨ ਤਰਨ ਖੰਡੂਰ ਥਿਰੈ ਕੈ। 
ਗੁਰੁਦ੍ਰਾਰਨ ਪ੍ਰਸ਼ਾਦ ਕਰੈ ਕੈ ॥ ੮੫॥ 
ਗੋਇੰਦਵਾਲ ਪੂਜਿ ਗੁਰੁਦ੍ਹਾਰੇ। 

ਪੁਨ ਗੁਰੁ 'ਪੁਰ ਕਰਤਾਰ' ਪਧਾਰੇ। 

ਪਰੀ ਧੂੰਮ ਸਬਿ ਦੇਸ ਮਝਾਰੈ। 

ਦਰਸ਼ਨ ਕੌ ਸਿਖ ਅਏ ਅਪਾਰੈ ॥੮੯॥ 
ਕਹੈਂ ਪਰਸਪਰ ਲੋਗ ਅਭੀਤੇ'। 

ਸ਼ਾਹਿ ਜਹਾਂ ਸੋਂ ਲਰਿ ਗੁਰੁ ਜੀਤੇ। 
ਅਨਗਨ ਧਨ ਸਿਖ ਭੇਟ ਚਢਾਵੈਂ। 

ਪਾਇ ਚਾਰ ਫਲ ਧਾਮ ਸਿਧਾਵੈਂ ॥੮੭॥ 
ਦੋਇ ਮਾਸ ਗੁਰੁ ਤਹਾਂ ਥਿਰਾਏ। 

ਸਿੱਖਨ ਕੋ ਸੁਖ ਦਏ ਮਹਾਏ। 

ਪੈਦੇ ਖਾਂ ਕੀ ਸ਼ਾਦੀ ਕੀਨੀ। 

ਤਿਸੀ ਨੌਰ ਤਬਿ ਉਤਸ਼ਵ ਭੀਨੀ ॥ ੮੮॥ 
ਬਨ ਮ੍ਰਿਗ ਕੇਹਰ ਤਹਿ ਬਹੁ ਮਾਰੇ। 

ਗਊ ਮਹਿਖ' ਜਨ ਕਰੇ ਸੁਖਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 601 


ਪੈਦੇ ਖਾਂ ਕੋ ਤਹਿ ਹੀ ਛੋਰਾ। 


ਗੁਰੁ 'ਪੁਰ ਹਰਿ ਗੋਬਿੰਦ' ਕੀ ਓਰਾ' ॥੮੯॥ 


ਚਢੇ ਸੰਗ ਲੈ ਨਿਜ ਭਟ ਭੀਰੈਂ। 

ਉਤਰੇ ਪਾਰ ਬਯਾਸਾ ਤੀਰੈਂ”। 

ਕਰਤ ਅਖੇਰ ਬ੍ਰਿਤਿ' ਮਗ ਫਿਰੇ। 

ਹਰਿ ਗੋਬਿੰਦ ਪੁਰ ਢਿਗ ਜਾ ਬਿਰੇ ॥ ੯੦ ॥ 
ਉਚ ਥੇਹ ਇਕ ਤੀਰ ਬਿਪਾਸਾ। 

ਸੁਠ ਥਲ' ਰਹਿਨ ਹੇਤ ਚੌਮਾਸਾ”। 


ਪਿਖਿ ਤਹਿਂ ਤੰਬੂ ਦਏ ਲਗਾਈ। 

ਥਿਰੇ ਸੈਨ ਸਹਿ ਤਹਿਂ ਮੁਦ ਪਾਈ ॥੯੧॥ 
ਬਾਰ ਬਾਰ ਬਰ ਬਾਰਿ ਬਸੈ ਹੈ'। 

ਬਾਰਦ ਬ੍ਰਿੰਦ ਬਹਾਰ ਬਢੈ ਹੈਂ'। 

ਬਰ ਤਰਵਰ ਸਰਵਰ ਪਰ ਸੋਹੈਂ'। 

ਧਰ ਹਰਯਾਵਲ ਭਲ ਮਨ ਮੋਹੈਂ ॥ ੯੨॥ 
ਤੜਤਾ ਤਰਜਤ' ਗਰਜਤ ਘਟਾਂ। 

ਰਹਿਤ ਨਮੂਦ ਬੂੰਦ ਬਹੁ ਛਟਾ'। 


ਬਹਿਤ ਬਿਪਾਸ ਬੇਗ ਬਡ ਸੰਗਾ'। 
ਬ੍ਰਿੰਦ ਉਠੰਤ ਉਤੰਗ ਤਰੰਗਾ' ॥ ੯੩ ॥ 
ਕੋਕਿਲ' ਮੋਰ ਸ਼ੋਰ ਸੁਠ ਠਟ ਹੀਂ?। 
ਦਾਦਰ ਸਾਦਰ ਪਪਿਹਾ ਰਟਹੀਂ'। 
ਰਿਤੁ ਪਾਵਸ' ਭਾਵਸ ਸਬਿ ਕਾਹੂੰ। 

ਪੈ ਬਯੋਗੀਅਨ ਦੁਖਦ ਮਹਾਂ ਹੂੰ ॥ ੯੪॥ 
ਗੁਰੁ ਦਿਵਾਨਿ ਸੁਰਪਤਿ ਸਮ ਛਾਜੈ'। 
ਪੇਖਿ ਪੁਤਾਪ ਸੁਧਰਮਾਂ ਲਾਜੈ'। 

ਸਿੱਖ ਮਸੰਦ ਸੁਭਟ ਸਮੁਦਾਏ। 

ਬੱਧ ਸਨੱਧ' ਬਿਹੱਦ ਸੁਹਾਇ ॥ ੯੫॥ 
ਜੋਰਿ ਹਾਥ ਸਭਿ ਗੁਰੂ ਅਗਾਰੀ। 

ਖਰੇ ਰਹੈਂ ਆਗਯਾ ਅਨੁਸਾਰੀ ॥। ੯੬॥ 


ਚੰਗਾ ਥਾਂ। “ਚਾਰ ਮਹੀਨੇ ਹਾੜ ਸੁਦੀ ੧੨ ਤੋਂ ਕੱਤਕ ਸੁਦੀ ੧੨ 
ਤੱਕ ਦਾ ਸਮਾਂ। 


'ਬਾਰ ਬਾਰ ਚੰਗਾ ਪਾਣੀ ਵਰ੍ਹਦਾ ਹੈ। 
'ਬੱਦਲ ਬਹੁਤਾ ਅਨੰਦ ਵਧਾਉਂਦੇ ਹਨ। 
ਦਰਿਆ ਦੇ ਕੰਢੇ 'ਤੇ ਚੰਗੇ ਦਰੱਖ਼ਤ ਸੋਂਹਦੇ ਹਨ। 


'ਬਿਜਲੀ ਤਾੜਦੀ ਹੈ। 

(ਪਾਣੀ ਦੀਆਂ) ਬਹੁਤੀਆਂ ਬੂੰਦਾਂ (ਅਤੇ ਬਿਜਲੀ ਦੀਆਂ) 
ਚਮਕਾਂ (ਨਮੂਦ) ਦਿਸਦੀਆਂ ਰਹਿੰਦੀਆਂ ਹਨ। 

'ਵੱਡੇ ਜੋਰ ਨਾਲ ਬਿਆਸ (ਦਰਿਆ) ਵਗਦਾ ਹੈ। 

'ਉੱਚੀਆਂ ਲਹਿਰਾਂ। 

।ਕੋਇਲਾਂ। “ਸੁੰਦਰ ਸ਼ੋਰ ਕਰਦੇ ਹਨ। 

'ਡੱਡੂ ਤੇ ਪਪੀਹੇ ਬੇ-ਫ਼ਿਕਰ ਹੋ ਕੇ ਬੋਲਦੇ ਹਨ। 

'ਵਰਖਾਰੁੱਤ। 


'ਇੰਦੂ ਵਾਂਗ ਫਬਦੇ ਹਨ। 
'ਇੰਦੂ ਦੀ ਸਭਾ ਸ਼ਰਮਿੰਦਾ ਹੁੰਦੀ ਹੈ। 


'ਸ਼ਸਤ੍ਰ ਬੰਨ੍ਹ ਕੇ ਤਿਆਰ ਬਰ ਤਿਆਰ। 





602 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਹਰਾ: 
ਸ਼ਾਹੀ ਬਾਜ ਗੁਜ਼ਾਰ' ਇਕ, 

ਘੇਰੜ' ਖੱਤਰੀ ਜਾਤ। 

ਮਾਲਕ ਹੁਤੋ ਜਮੀਨ ਕਾ, 

ਬਹੁ ਪਿੰਡਨ ਬਖਯਾਤ ॥ ੯੭॥ 

ਚੌਪਈ: 

ਨਾਮ ਤਾਂਹਿ ਕਾ ਥਾ ਭਗਵਾਨਾ। 

ਤਿਸ ਨੇ ਮਨ ਮੈ ਯਹਿ ਦਿਢ ਠਾਨਾਂ। 

ਗਾਮ ਰੁਹੀਲਾ ਚੰਦੂ ਵਾਰੋ। 

ਲਯੋ ਦਬਾਇ ਇਨੈ ਜਿਮ ਭਾਰੋ ॥੯੮॥ 
ਤਿਮ ਜਮੀਨ ਹਮਰੀ ਅਬਿ ਛੀਨ। 

ਮਤ ਕਿਤ ਗਾਮ ਬਸੈ ਹੈਂ ਪੀਨ'। 

ਹੈਂ ਸਮੁੱਥ ਏ ਚਹਿਤ ਸੁ ਕਰਿ ਹੈਂ। 
ਪਤਿਸ਼ਾਹਿਨ ਤੈ ਭੀ ਨਹਿ ਡਰ ਹੈਂ ॥੯੯॥ 
ਤਾਂ ਤੇ ਇਨ ਕੋ ਅਬੀ ਉਨੈ ਹੈਂ। 

ਪਾਛੇ ਫਿਰ ਮਮ ਜੋਰ ਨਾ ਪੈ ਹੈ। 

ਯਹਿ ਮਨਿ ਧਰਿ ਉਨਿ ਗੁਰੁ ਢਿਗ ਜਾਏ। 
ਕਹਯੋ ਸਿਵਰ ਨਿਜ' ਲੇਹੁ ਉਠਾਏ ॥੧੦੦॥ 
ਨਹੀਂ ਤੁ ਜਬਰਨ ਦੈਹੁਂ ਨਿਕਾਰੀ। 

ਦੇਸ ਏਹੁ ਮਮ ਸਬਿ ਅਨੁਸਾਰੀ। 

ਉਨਿ ਨਿਜ ਮ੍ਰਿਤੂ ਆਇ ਹਕਾਰੀ'। 

ਸੋਯੋ ਸ਼ੇਰ ਜਗਾਯੋ ਭਾਰੀ ॥੧੦੧॥ 

ਗੁਰੂ ਕਹਯੋ ਥਲ ਊਚ ਪਿਥੈ ਕੈ। 

ਢਿਗ ਨਿਜ ਗਾਮ ਥਿਰੇ ਹਮ ਐ ਕੈ। 

ਕੁਛ ਦਿਨ ਰਹਿ ਕਰਿ ਖੇਲ ਸ਼ਿਕਾਰੈਂ। 

ਜੈ ਹੈਂ ਤੁਮਰੋ ਕਛੁ ਨ ਬਿਗਾਰੈਂ ॥੧੦੨॥ 
ਯਹਿ ਸੁਨਿ ਭੀ ਉਨਿ ਧੀਰ ਨ ਧਰੀ। 
ਬਾਨੀ ਬਹੁਤ ਅਵਾਚ' ਉਚਰੀ। 

ਜੋ ਸੁਨਿ ਸਿੱਖ ਸਹਾਰ ਨ ਸੱਕੇ। 

ਲਗੇ ਮਾਰਨੇ ਤਿਸ ਕੌ ਧੱਕੇ ॥੧੦੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 603 


ਸੋ ਗੁਰੂਅਨ ਕੋ ਲੈ ਲੈ ਨਾਮੂੰ। 

ਗਾਰੀ ਦੈਨ ਲਗਯੋ ਮਤਿ ਖਾਮੂੰ'। ਕੱਚੀ ਮਤ ਵਾਲਾ। 

ਤਾਂ ਪਰ ਗੁਰੂ ਅਸ਼ਾਰਾ' ਕੀਨਾ। 'ਇਸ਼ਾਰਾ। 

ਸਿੱਖਨ ਮਾਰ ਡਾਰਿ ਨਦਿ' ਦੀਨਾ ॥੧੦੪॥ (ਬਿਆਸਾ) ਨਦੀ ਵਿੱਚ। 
ਥੇ ਹਮਰਾਹੀ' ਤਾਂ ਕੇ ਜੇਤੇ। 'ਸਾਥੀ। 

ਇਤ ਉਤ ਗਏ ਡਰਤਿ ਭਗ ਤੇਤੇ। 

ਹਰਿ ਗੋਬਿੰਦ ਪੁਰ ਨਿਕਟਿ ਜਮੀਨ। 

ਹੁਤੀ ਜੁ ਅਧਿਕ ਤਾਂਹਿ ਕੀ ਪੀਨ ॥੧੦੫॥ 

ਸੋ ਗੁਰੁ ਨਿਜ ਪੁਰ ਸੰਗ ਲਗਾਈ। 

ਚੱਕ ਨਿਕਾਰ' ਪੁਟਾਈ ਖਾਈ। ਪਿੰਡ (ਦਾ ਰਕਬਾ) ਕੱਢ ਕੇ। 
ਏਕ ਮਸਤਿ ਸਰਾਂਇ ਪਵਾਈ। 

ਲੈਗਰ ਤਹਿ ਬਡ ਦਯੋ ਲਗਾਈ ॥ ੧੦੬॥ 

ਦੋਹਰਾ: 

ਜਬਿ ਘੇਰੜ ਗੁਰੁ ਮਾਰਯੋ, 

ਤਾਂਹਿ ਦੇਸ ਮੈਂ ਭਾਰ। 


ਪਰਯੇ ਦਬਾਉ ਸੁ ਗੁਰੂ ਕਾ, 


ਮਨਨ ਲਗੇ ਜਨ ਸਾਰ' ॥੧੦੭॥ 


ਸੰਗਤ ਦੇਸ ਬਦੇਸ ਤੈ, 

ਗੁਰੁ ਢਿਗ ਨਿਤ ਤਹਿਂ ਆਇ। 

ਭੇਟਾ ਦਰਬ ਹਥਯਾਰ ਅੱਸ੍ਹ, 

ਦੈ ਬਾਂਛਿਤ ਲੈ ਜਾਇ ॥੧੦੮॥ 
ਚੌਪਈ: 

ਰਤਨ ਚੰਦ ਘੇਰੜ ਕਾ ਬੇਟਾ। 

ਸੁਨਿ ਪਿਤ ਮਰਨ ਧਰਨ ਪਰ ਲੇਟਾ। 
ਕਰਮ ਚੰਦ ਚੰਦੂ ਸੁਤ ਤਾਂਈ। 

ਲੀਨੋ ਅਪਨੇ ਸੰਗ ਮਿਲਾਈ ॥ ੧੦੯॥ 
ਮਿਲ ਕੈ ਦੁਹੂੰ ਦੁਖਸਾਰਨ ਜਾਈ। 
ਜਾਲੌਧਰ ਫਰਯਾਦ ਸੁਨਾਈ। 
ਅਬਦੁਲੇ ਖਾਂ ਸੂਬੇਦਾਰੂ। 

ਸੁਨਿ ਬਹੁ ਰਿਸਯੋ ਜਲੰਧਰ ਵਾਰੂ' ॥ ੧੧੦॥ 





604 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਢਜਯੋ ਬੇਗ' ਲੈ ਲਸ਼ਕਰ ਭਾਰਾ। ਛੇਤੀ। 

ਜਨ ਸਾਗਰ ਨਿਜ ਤਜਯੋ ਕਿਨਾਰਾ। 

ਜਰਾਸਿੰਧ ਹਿਤ' ਕਾਲ ਜਮਨ ਜਿਮ। (ਦੀ ਮਦਦ) ਵਾਸਤੇ। 

ਧਯੋ ਕ੍ਰਿਸ਼ਨ ਪਰ ਆਯੋ ਏਹੁ ਤਿਮ ॥ ੧੧੧॥ 

ਕਰਿ ਮਦ ਪਾਨ ਖਾਨ' ਸਹਿ ਕ੍ਰੋਧਾ। 'ਅਬਦੁੱਲਾ ਖਾਂ ਸੂਬਾ ਜਾਲੈਧਰ। 

ਚਲਯੋ ਸਹਿਸ ਦਸ' ਲੈ ਸੰਗ ਜੋਧਾ। 'ਦਸ ਹਜ਼ਾਰ। 

ਪਰਸਰਾਮ ਪਰ ਸਹਸ ਬਾਹੁ ਜਜੋਂ। 

ਮ੍ਰਿਤੁ ਪ੍ਰੇਰਯੋ ਅਯੋ ਮੂਢ ਤਯੋਂ ॥ ੧੧੨॥ 

ਸੰਤਤਿ ਸਗਰ ਕਪਲ ਜਿਮ ਜਾਰੀ'। 'ਸਗੜਰਾਜੇ ਦੀ ਉਲਾਦ ਜਿਵੇਂ ਕਪਲ ਰਿਸ਼ੀ ਨੇ ਸਾੜ ਦਿੱਤੀ 
ਸੀ। 

ਤਿਮ ਗੁਰੁ ਇਨ ਕੌ ਦੈਹੈਂ ਗਾਰੀ'। 'ਗਾਲ੍ਹ ਦੇਣਗੇ। 

ਗਰਬਤ ਮਗ ਉਲੌਘ ਲਖਿ' ਬਯਾਸੈਂ। 'ਲੈਘ ਕੇ। 

ਉਤਰਜਯੋ ਜਾਇਰੁਹੀਲੇ ਪਾਸੈਂ' ॥੧੧੩॥ (ਪਿੰਡ) ਕੋਲ। 

ਜਥੇਦਾਰ ਇਕ ਬੈਰਮ ਖਾਨ। 

ਦੁਤੀ ਮੁਹੰਮਦ ਖਾਨ ਪਠਾਨ। 

ਅਲੀ ਬਖ਼ਸ਼ ਪੁਨ ਖਾਂ ਬਲਵੰਡ। 

ਜੀਤੇ ਜਿਨੈ ਘਮੰਡ ਪ੍ਰਚੰਡ' ॥ ੧੧੪॥ 

ਨਬੀ ਬਖ਼ਸ਼, ਕਰੀਮ ਜੁ ਬਖਸ਼। 

ਥੇ ਸੁਤ ਸੂਬੇ ਕੇ ਬਡ ਸ਼ਖਸ'। 

ਜਥੇਦਾਰ ਇਹ ਕਾਯਮ ਕੀਨੇ। 

ਸੂਰਬੀਰ ਨਾਮੀ' ਬਡ ਪੀਨੇ? ॥ ੧੧੫॥ 

ਯਹਿ ਸੁਨਿ ਗੁਰੁ ਦੁੰਦਭਿ' ਬਜਵਾਯੋ। 

ਅਗਰ ਹੋਇ ਕਰਿ ਜੰਗ ਮਚਾਯੋ। 

ਨਾਨੋਂ, ਜੱਟੂ, ਭੱਟ ਕਲਯਾਨਾ। 

ਬਿਧੀ ਚੰਦ, ਜੇਠਾ, ਭਟ ਗਯਾਨਾ ॥ ੧੧੬॥ 

ਮਥਰਾ, ਮੱਲਾ, ਪਰਾਗਾ, ਲਾਲੂ। 

ਭੱਲਨ, ਕਾਲਾ, ਨਾਨੋ, ਬਾਲੂ। 

ਗੁਰੁ ਭੱਟ ਭਿਰੇ ਅਗਰ ਸਹਿ ਸੈਨਾ। 

ਦਾਂਤ ਕਰੇ ਖੱਟੇ ਤੁਰਕੈਨਾਂ ॥ ੧੧੭॥ 


੨੩੩ 


ਸ੍ਰੈਯਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਏ ਸੰਗ ਸੈਨ ਮਹਾਨ ਅਗਾਰੈਂ। 

ਆਇ ਭਿਰੇ ਅਰਰਾਇ ਸਬੈ, 

ਜੁਗ ਓਰਨ ਤੀਰ ਤੁਫੰਗ ਪ੍ਰਹਾਰੈਂ। 

ਮਾਰ ਮਚੀ ਨ ਤਚੀ ਕਿਨ ਠੌਰ, 

ਗਚੀ ਧਰ ਲੁੱਥ ਪੈ ਲੁੱਥ ਅਪਾਰੈਂ'। 

ਹੇਰ ਹਿਰਾਨ ਰਹੇ ਤੁਰਕੀ 
ਸਰਦਾਰ, ਲਰੈਂ ਜਿਮ ਸਿੱਖ ਉਦਾਰੈਂ ॥। ੧੧੮॥ 
ਜੁਗ ਓਰਨ ਦੀਹ ਦਮਾਮਿ' ਬਜੈਂ, 

ਸੁਨਿ ਕੈ ਜਿਹ ਕਾਯਰ ਜੰਗ ਸਜੈਂ। 

ਸਿਖ ਛੇਰ ਤੁਰੰਗ ਸੰਭਾਰ ਤੁਫੰਗ, 

ਬਵੈਂ ਮੱਧ ਜੰਗ ਉਮੰਗ ਭਜੈਂ”। 

ਨ ਲਜੈਂ ਨਾ ਕਜੈਂ ਮੁਖ ਢਾਲਨ ਸੋ', 

ਨ ਭਜੈਂ, ਸਮ ਕੇਹਰ ਗਾਜ ਗਜੈਂ”। 

ਨ ਤਜੈਂ ਬਿਨ ਜੈ, ਨਰਜੈਂ ਕਰਿ ਛੈ ਅਰਿ', 
ਚਾਹਿਂ ਬਿਜੈ ਰਨ ਮਾਹਿ ਅਜੈ' ॥੧੧੯॥ 
ਇਕ ਓਰ ਰਹਜੋ ਮਥਰਾ ਲਰਿ ਹੈ। 
ਕਿਤਿ ਭੱਲਨ ਭਾਲ ਜਿਮੈਂ!' ਭਬਕੈ, 

ਕਿਤ ਦੁੱਲਟ ਕਾਲਾ ਰਹਯੋ ਅਰ ਹੈ। 
ਬਿਧੀ ਚੰਦ ਰਹਯੋ ਕਿਤਿ ਬੇਧ ਅਰੈਂ”, 
ਕਿਤਿ ਜੇਠਹਿ ਹੇਠਹਿ ਲਿਯ ਕਰ ਹੈ'। 
ਇਤ ਤੇ ਉਤ ਨਾਨਹੁ ਆਦਿ ਘਨੇ, 

ਹਿਤ ਮਦੱਤ ਅੰ ਖਬਰੈਂ ਫਿਰ ਹੈ' ॥੧੨੦॥ 
ਅਲੀ ਬਖਜ਼ੰ, ਬਲਵੰਡ' ਅਰਯੋ। 

ਜੁਗ ਪੂਤ ਯੁਤੰ' ਅਬਦੁਲਹਿ ਖਾਂ, 

ਚਢਿ ਫੀਲ' ਪਿਖੈ ਰਣ ਮੈਂ ਬਰਯੋ?। 
ਜੰਜੈਲ' ਜੰਬੂਰਨ” ਜੋਰ ਪਰਯੋ। 


'ਲੋਥਾਂ ਤੇ ਬਹੁਤੀਆਂ ਲੋਥਾਂ (ਚੜ੍ਹ ਕੇ) ਧਰਤੀ ਢਕੀ ਗਈ। 


605 


'ਸ਼ਰਮ ਨਹੀਂ ਕਰਦੇ ਤੇ ਨਾ ਹੀ ਢਾਲਾਂ ਨਾਲ ਮੂੰਹ ਢੱਕਦੇ ਹਨ। 


'ਸ਼ੇਰ ਤੇ ਬਿਜਲੀ ਵਾਂਗ ਗੱਜਦੇ ਹਨ। 
'ਵੈਰੀਆਂ ਨੂੰ ਨਾਸ਼ ਕਰਕੇ। 
'ਜੰਗ ਵਿੱਚ ਅਜਿੱਤ ਜਿੱਤ ਚਾਹੁੰਦੇ ਹਨ। 


'ਰਿੱਛ ਵਾਂਗ। 


ਵੈਰੀਆਂ ਨੂੰ ਵਿੰਨ੍ਹ ਰਿਹਾ ਹੈ। 
'ਜੇਠੇ ਨੇ ਹੱਥ ਦੇ ਹੇਠਾਂ ਕਰ ਲਿਆ ਹੈ। 


'ਖ਼ਬਰਾਂ ਲੈਂਦੇ ਫਿਰਦੇ ਹਨ। 


'ਬਲਵੰਡ ਖ਼ਾਂ। 

'ਦੋਹਾਂ ਪੁੱਤਰਾਂ ਸਮੇਤ। 

'ਹਾਥੀ ਤੇ। “ਵੜ ਕੇ। 

'ਬੰਦੂਕਾਂ। “ਬਰਛੇ। 

ਭਾਰੀ ਤੇ ਲੈਬੀ ਬੰਦੂਕ। “ਛੋਟੀਆਂ ਤੋਪਾਂ। 





606 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਰਖੈਂ ਗੁਲਕਾ ਸਰ ਓਰ ਉਠੈ', 

ਜਿਨ ਕੋ ਪਿਖਿ ਸਾਵਨ ਮੇਂਹ ਡਰਯੋ ॥ ੧੨੧॥ 
ਜੁਗ ਓਰਨ' ਜੋਰਨ ਸੋ ਲਰਹੀਂ, 

ਟਰਹੀਂ ਭੱਟ ਨਾਹਿ ਪਿਛਾਂਹਿ ਜਰੈ'। 

ਬਲ ਧਾਰਿ ਮਹਾਂ ਲਲਕਾਰ ਪੁਕਾਰ, 
ਅਪਾਰ ਲਰੈਂ ਬਹੁ ਬਾਰ' ਕਰੈਂ। 

ਧਰ ਸੂਰ ਦੜਾ ਦੜ ਭੂਰ' ਗਿਰੈਂ, 

ਬਰ' ਹੂਰ ਜਿਨੈ ਮਨ ਮੋਦ ਭਰੈਂ। 

ਨ ਟਰੈਂ ਪਗ ਏਕ ਡਰੈਂ ਨ ਜਰਾ, 

ਰਸ ਬੀਰ ਛਕੇ' ਰਣ ਧੀਰ ਧਰੈਂ ॥ ੧੨੨ ॥ 
ਬਹੁ ਜੋਰਨ ਤੈ ਦੁਹੂੰ ਓਰਨ ਤੈ, 

ਸਮ ਓਰਨ ਕੈ ਗੁਲਕਾ ਸਰ ਭਾਰੈਂ”। 

ਬਡ ਹੋਤ ਅਵਾਜ ਚਟਾਪਟ ਕੀ', 

ਜਿਮ ਆਗ ਲਗੀ ਬਨ ਬਾਂਸਨ ਜਾਰੈ। 
ਅਤਿ ਮਾਰ ਸਥਾਰ ਕਰਯੋ' ਬਡ ਬੀਰਨ, 


ਖੇਤ ਕਿਸਾਨ ਕਟਜੋ ਜਿਮ ਜ੍ਹਾਰੈਂ। 

ਅਤਿ ਰੋਸ ਬਢਾਇ ਬਰਸਾਇ ਰਹੇ, 

ਬਿਨੁ ਬਾਰ' ਉਭੈ ਦਿਸ ਤੈ ਬਲ ਧਾਰੈਂ ॥੧੨੩॥ 
ਕਿਤਿ ਘਾਇਲ' ਹਾਇ ਉਚਾਰਤ ਆਰਤ?, 
ਬੀਰ ਬਗਾਰਤ' ਧੀਰ ਧਰੈ ਹੈਂ। 

ਕਿਤਿ ਏਕਹਿ ਬਾਰ ਹਕਾਰ ਉਕੈ, 

ਕਰਿ ਏਕਹਿ ਬਾਰ ਸੁ ਜੂਝ ਪਰੈਂ ਹੈਂ'। 


ਕਿਤ ਬੀਰ ਲਰੈਂ ਅਤਿ ਧੀਰ ਅਰੈ ਹੈ”। 

ਕਿਤਿ ਘਾਉ' ਭਕਾ ਭੱਕ ਬੋਲ ਰਹੇ, 

ਬਹਿ ਖੂੰਨ ਰਹਯੋ ਝਰਨਾ ਜਜੋਂ ਝਰੈ ਹੈਂ ॥੧੨੪॥ 
ਧਰਨੀ ਵਰਨੀ ਗੁਲ ਲਾਲਹਿ ਕੇ', 

ਭਟ ਭੀਗ ਰਹੇ ਜਨ ਪਾਗ ਖਿਲੈਂ”। 

ਚਢਿ ਲੋਥਨਿ ਊਪਰ ਲੋਥ ਪਰੀ, 


ਦੋਹਾਂ ਤਰਫਾਂ ਤੋਂ ਗੋਲੀਆਂ ਤੇ ਤੀਰ ਬਰਖਾ ਕਰ ਰਹੇ ਹਨ। 


'ਦੋਹਾਂ ਤਰਫਾਂ ਤੋਂ। 
'ਥੋੜ੍ਹਾ ਜਿਹਾ ਵੀ। 


'ਵਾਰ। 
'ਬਹੁਤੇ। 
'ਵਰ ਕੇ। 


'ਬੀਰਰਸ 'ਚ ਭਰੇ। 


ਬਹੁਤੇ ਤੀਰ ਤੇ ਗੋਲੀਆਂ ਗੜਿਆਂ ਵਾਂਗ (ਵਰ੍ਹਦੀਆਂ ਹਨ)। 
'ਛੇਤੀ (ਚੱਲਣ) ਦੀ। 


'ਸੱਥਰ ਪਾ ਦਿੱਤੇ। 


ਬਿਨਾਂ ਦੇਰੀ ਤੋਂ। 
'ਜ਼ਖ਼ਮੀ। “ਦੁਖੀ ਹੋ ਕੇ। 
'ਵੰਗਾਰਦੇ ਹਨ। 


'ਕਿਤੇ ਇੱਕੋ ਵਾਰੀ ਇਕ ਦੂਜੇ ਨੂੰ ਬੁਲਾ ਕੇ ਤੇ ਇਕੱਠਾ ਵਾਰ 
ਕਰ ਕੇ ਸ਼ਹੀਦ ਹੋ ਜਾਂਦੇ ਹਨ। 


!'ਅੜਦੇ ਹਨ। 
'ਜ਼ਖ਼ਮ। 


'ਧਰਤੀ ਲਾਲੇ ਦੇ ਫੁੱਲ ਦੇਰੰਗ ਵਰਗੀ (ਲਾਲ ਹੋ ਰਹੀ ਹੈ)। 
ਮਾਨੋ ਹੋਲੀ ਖੇਲ ਰਹੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 607 


ਜਨ ਸੀਢੀ ਧਰੀ ਸੂਰਗੈਂ ਸੁ ਪਿਲੈਂ'। 

ਨਟ ਔ ਪਟਿਵਾਜ' ਮਲੈਗਨ ਜਿਉ”, 
ਭਟ ਦੈ ਦੈ ਫਲੈਗਨ ਖੋਲਿ ਦਿਲੈਂ'। 

ਬਧੂ ਮੁਕਤੀ ਵਰਹੀਂ ਸੁ ਚਿਲੈਂ' ॥੧੨੫॥ 


ਗੁਰੁ ਸਮੁੱਖ ਚਾਂਦ ਸਪੂਰਨ ਕੈ'। 

ਬਡ ਮਾਰ ਮਚੀਰਣ ਭੀਮ' ਭਯੋ, 
ਅਤਿ ਪੂਰ ਗਯੋ ਨਭ ਧੂਰਨ ਕੈ। 

ਮੁਖ ਕਾਯਰ ਭੇ ਜਰਦੈਂ ਜਰਦੈ', 

ਸਮ ਇੰਦ ਬਧੂ' ਮੁਖ ਸੂਰਨ ਕੈ। 

ਗਨ ਭੈਰਵ ਭੂਤ ਪਿਸਾਚਨਿ' ਜੋਗਨਿ, 
ਮੋਦ ਬਢਯੋ ਘਰ ਹੂਰਨ ਕੈ ॥ ੧੨੬ ॥ 
ਸੰਗ ਬੈਰਮ ਖਾਨ ਜੁਟਯੋ ਮਥਰਾ, 
ਸਥਰਾ ਕਤਰਾ ਕਰਿ ਬੈਰਿਨ ਡਾਰਾ'। 
ਖੇਂਚ ਕਿਰਪਾਨ ਮਿਆਨਨ ਤੈ, 

ਜੁਗ ਜਵਾਂਨ ਭਿਰੇ ਭਰਿ ਮੋਦ ਅਪਾਰਾ। 
ਰਸ ਬੀਰ ਛਕੇ' ਮੁਖਿ ਮਾਰ ਬਕੇ”, 
ਲਰਤੇ ਨ ਥਕੇ ਸੁ ਤਕੇ' ਬਲ ਧਾਰਾ। 
ਭਟ ਢਾਲ ਸੰਜੋਇ ਉਭੈ ਕੱਟ ਜੌ, 

ਝਟ ਜੂਝ ਗਿਰੇ ਜੁਗ ਏਕਹਿਂ ਬਾਰਾ ॥੧੨੭॥ 
ਭੁਜੰਗ ਪੁਯਾਤ ਛੰਦ: 

ਜੁਟਯੋ ਖਾਨ ਮਾਹੰਮਦੂ ਸੰਗ ਜੱਟੂ। 
ਕਰਯੋ ਭਟ ਭੇਰੰ ਉੱਭੈ ਬੀਰ ਹੱਠੂ'। 
ਗਿਰੇ ਜੂਝ ਦੋਈ ਘਨਜਯੋਂ ਕੋ ਹਰੈ ਕੈ'। 
ਭਈ ਮੋਦ ਹੂੰਰੈਂ ਸੁ ਸੂਰੈਂ ਬਰੈ ਕੈ' ॥੧੨੮॥ 
ਤਬੈ ਕੋਪ ਕੈ ਕੈ ਪਰਯੋ ਧਾਇ ਸੂਬਾ। 
ਲਏ ਸੈਨ ਭਾਰੀ ਉਠੈ ਪੂਤ ਖੂਬਾ'। 


'ਮਾਨੋ ਸੁਰਗ ਨੂੰ ਜਾਣ ਵਾਸਤੇ ਪੌੜੀ ਖੜੀ ਕੀਤੀ ਹੈ। 
'ਗੱਤਕੇ-ਬਾਜ਼ਾਂ (ਅਤੇ)। “ਭੰਗੀ ਫ਼ਕੀਰਾਂ ਵਾਂਗੂ। 
'ਸੂਰਮੇ ਦਿਲ ਖੋਲ੍ਹ ਕੇ ਛਾਲਾਂ ਮਾਰ ਮਾਰ ਕੇ। 


।(ਸੁ ਚਿਲੈਂ) ਚੰਗੀ ਤਰ੍ਹਾਂ ਆਪਣੇ ਮਨ ਦਾ ਭਾਵ ਪ੍ਰਗਟ ਕਰ ਕੇ 
ਮੁਕਤੀ ਰੂਪ ਵਹੁਟੀ ਨੂੰ ਵਰ ਲੈਂਦੇ ਹਨ। (ਅ) (ਸੁਚਿ ਲੈਂ) 
ਪਵਿੱਤ੍ਰ ਮੁਕਤੀ ਰੂਪ ਵਹੁਟੀ ਨੂੰ ਵਰ ਲੈਂਦੇ ਹਨ। 


'ਪੁੰਨਿਆਂ ਦੇ ਚੰਦੂਮਾ ਰੂਪ ਗੁਰਾਂ ਦੇ ਸਾਹਮਣੇ। 
।ਭਿਆਨਕ ਜੰਗ। 


'ਜ਼ਰਦੇ ਪਲਾਅ (ਵਾਂਗ) ਪੀਲੇ ਹੋ ਗਏ। 
'ਚੀਚ ਵਹੁਟੀ ਵਾਂਗ (ਲਾਲ)। 
'ਮਾਸ ਖਾਣੀਆਂ। 


'ਵੈਰੀਆਂ ਦੇ ਸੱਥਰ ਪਾ ਕੇ ਕਤਰਾ ਕਤਰਾ ਕਰ ਸੁੱਟਿਆ। 


'ਭਰੇ ਹੋਏ। “ਮੁਖੋਂ ਮਾਰ ਲੌ ਬੋਲਦੇ ਹਨ। 


ਦੋਹਾਂ ਹਨੀ ਸੁਰਮਿਆਂ ਨੇ ਜੰਗ ਕੀਤਾ। 


॥੨੧੩ 020੨ % 
ਪਿ 


2 
24" 





608 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਜੇ ਬਾਦ ਮਾਰੂ' ਪਲੈ ਮੇਘ ਮਾਨੋਂ। 

ਭਿਰੀ ਸੈਨ ਦੋਈ ਮਚਜਯੋ ਘੱਮਸਾਨੋ ॥੧੨੯॥ 

ਇਤੰ ਤੈ' ਗੁਰੂ ਭੀ ਲਏ ਸਿੱਖ ਸੈਨਾ। 

ਭਏ ਸੱਤ੍ਹ ਕੇ ਸਾਮੁਹੇ ਜਾਇ ਐਨਾ। 

ਉਭੈ ਓਰ ਜੁੱਟੇ ਮਹਾਂ ਰੋਹ ਮਾਤੇ। 

ਭਏ ਸੂਰ ਮਧਯਾਨ ਜਜੋਂ ਸੂਰ ਤਾਤੇ' ॥੧੩੦॥ __'ਦੋਪਹਿਰ ਦੇ ਸੂਰਜ ਵਾਂਗ ਸੂਰਮੇ ਤੱਤੇ ਹੋ ਗਏ। 

ਘਨੋ ਤੀਰ ਤੋਫੰਗ ਕੋ' ਜੰਗ ਸਜਜੋ। 'ਬੰਦੂਕਾਂ ਦਾ। 

ਜਿਸੈ ਦੇਖ ਕੈ ਸਾਵਨੰ ਮੇਹ ਲਜਜੋ। 

ਹਲਾ ਹੁਲ ਪਾਰੀ' ਧਲਾ ਧੁਲ ਮੱਚਾ?। 'ਹਲਚਲੀ ਪਾ ਦਿੱਤੀ। “ਧਰਤੀ 'ਤੇ ਧੂੜ ਫੈਲ ਗਈ। 

ਬਿਨਾ ਘਾਇ ਤੈ ਨ ਤਬੈ ਕੋਇ ਬੱਚਾ ॥੧੨੧॥ 

ਪਰੈ ਸਾਰ ਕੀ ਧਾਰ' ਅੱਪਾਰ ਭਾਰੀ। 'ਲੋਹੇ ਦੀ ਧਾਰ ਪੈ ਰਹੀ ਹੈ ਭਾਵ ਸ਼ਸਤ੍ਰਾਂ ਦੇ ਵਾਰ ਹੋ ਰਹੇ ਹਨ। 

ਮਿਲੈ ਨਾਹਿ ਲੈਨੀ ਕਿਸੀ ਕੋ ਸੰਭਾਰੀ। 

ਕਰੇ ਹੈਂ ਸਿਪਾਹੀ ਉਭੈ ਓਰ ਪੋਲੇ'। 'ਕਮਜ਼ੋਰ। 

ਪਰੇ ਚੇਤ ਮਾਨੋ ਪਕੇ ਖੇਤ ਗੋਲੇ' ॥ ੧੩੨॥ 'ਮਾਨੋ ਚੇਤ ਦੇ ਮਹੀਨੇ ਪੱਕੇ ਖੇਤ ਵਿੱਚ ਗੜੇ ਪਏ ਹਨ। 

ਜਬੈ ਤੀਰ ਗੋਲੀ ਮੁਕੇ ਖੈਂਚ ਤੇਗੈਂ। 

ਭਿਰੇ ਆਪ ਵੀਚੈਂ ਬਲੀ ਬੀਰ ਬੇਗੈਂ। 

ਚਲੀ ਸੈਫ' ਸਾਫ ਸਫਾ ਅੰਗ ਕੱਟੈ। 'ਸਿੱਧੀ ਤਲਵਾਰ। 

ਮਨੋਂ ਮ੍ਰਿਤੁ ਕੀ ਜੀਭ ਹੀ ਪ੍ਰਾਨ ਚੱਟੈ ॥੧੩੩॥ 

ਚਲੀ ਸੈਹਥੀ' ਸੇਲ? ਸਾਂਗੰ' ਦਮੱਕੈ'। 'ਬਰਛੀ। ”ਨੇਜ਼ਾ, ਸੇਲਾ। “ਇਕ ਤਰ੍ਹਾਂ ਦੀ ਬਰਛੀ ਜੋ ਦਸ ਫੁੱਟ 
ਲੈਬੇ ਛੜ ਵਾਲੀ ਹੁੰਦੀ ਹੈ, ਸਾਰਾ ਛੜ ਲੋਹੇ ਨਾਲ ਮੜ੍ਹਿਆ ਹੁੰਦਾ 
ਹੈ, ਨੋਕਦਾਰ ਫਲ ਚਾਰ ਫੁੱਟ ਲੈਬਾ ਹੁੰਦਾ ਹੈ। ''ਚਮਕਦੀ ਹੈ। 

ਕਿਧੋ ਸੱਪਨੀ ਪੰਖਵਾਰੀ' ਲਪੱਕੈ। 'ਖੰਭਾਂ ਵਾਲੀ। %(ਖਾਣ ਨੂੰ) ਉਛਲ ਕੇ ਪੈਂਦੀ ਹੈ। 

ਸਰੋਹੀ' ਫੁਲਾਦੀ ਜੁਨੱਬੀ” ਹਲੱਬੀ”। 'ਸਿਰੋਹੀ ਨੱਗਰ ਦੀ ਬਣੀ ਤਲਵਾਰ ਦੀ ਕਿਸਮ ਜੋ ਫੁਲਾਦੀ ਜਾਂ 
ਸਕੇਲੇ ਦਿਆਂ ਪੱਤ੍ਰਾਂ ਵਿੱਚ ਕੱਚਾ ਲੋਹਾ ਦੇ ਕੇ ਘੜੀ ਜਾਂਦੀ ਹੈ। 
”ਆਰਮੋਨੀਆ ਦੇਸ਼ ਦੇ ਜਨੱਬ ਨੱਗਰ ਵਿੱਚ ਬਣੀ ਹੋਈ 
ਤਲਵਾਰ। 'ਸ਼ਾਮ ਦੇਸ਼ ਦੇ ਹਲੱਬ ਸ਼ਹਿਰ ਦੀ ਬਣੀ ਹੋਈ 
ਤਲਵਾਰ। 

ਸੁਕੱਤੇ ਦੁਧਾਰੇ' ਅਪਾਰੈਂ ਅਰੱਬੀ? ॥ ੧੩੪॥ 'ਕੱਟਣ ਵਾਲੇ ਖੰਡੇ। “ਅਰਬ ਦੇਸ਼ ਦੇ ਬਣੇ ਹੋਏ। 

ਚਲਾਵੈਂ ਗਿਰਾਵੈਂ ਨ ਝੱਕੈਂ ਨ ਥੱਕੈਂ। 

ਮਨੋ ਬੀਜਰੀ ਕੋਟ ਮੇਘੰ ਦਮੱਕੈਂ। 

ਕਹੂੰ ਖੱਗ' ਪੈ ਖੱਗ ਬੱਜੈ ਠਣੱਕੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 609 


ਘੜੈ' ਘਾੜ ਠੱਠਯਾਰ ਲੋਹਾਰ ਪਕੈ' ॥ ੧੩੫ ॥ 
ਕਟੈਂ ਢਾਲ ਸੰਜੋਇ ਪੇਟੀ ਝਟੱਕੈਂ'। 

ਅੱਧੋ ਅੱਧ ਕੈ ਕੈ ਧਰਾ ਪੈ ਪਟੱਕੈਂ'। 

ਬਹੈਂ ਖੂਨ ਧਾਰੈ ਪਨਾਰੈ ਸਮਾਨੈਂ'। 

ਭਈ ਭੂਮਿ ਲਾਲੈ ਕਰਾਲੈ ਮਹਾਨੈਂ ॥ ੧੩੬॥ 
ਇਸੋ ਕੀਚ ਮਚਯੋ ਧਰਾ ਵੀਚ ਆਈ। 

ਧਸੈਂ ਅੱਸੂ ਜਵਾਨੈ ਚਲਯੋ ਨਾਹਿ ਜਾਈ। 

ਭਈ ਰੇਲ ਪੇਲੈ' ਮਿਲੇ ਮੇਲ ਮੇਲੈਂ?। 

ਭਿਗੇ ਅੰਗ ਲੋਹੂ ਮਨੋ ਫਾਗ' ਖੇਲੈਂ ॥੧੩੭॥ 
ਭੁਜਾ', ਸੱਥਲੋ?, ਹੱਥ, ਮੱਥੇ, ਬਿਲੱਛੀ''। 
ਤਰਫੈਂ ਵੀਚ ਲੋਹੂ ਕਿਰੋਹੂ' ਸੁ ਮੱਛੀ। 

ਪਰੀ ਲੁੱਥ ਪੈ ਲੁੱਥ ਆਗੁੱਧ ਭਾਰੇ'। 

ਧਰਾ ਰੁੰਡ ਮੁੰਡੰ ਸੁ ਝੁੰਡ ਬਿਥਾਰੇ' ॥ ੧੩੮ ॥ 
ਤੱਛਾ ਮੁੱਛ' ਜੋਧੇ ਸੁਟੈਂ ਝੱਟ ਕੈ ਕੈ। 

ਬਢੈਂ ਬਾਢ ਬਾਢੀ ਬਨੰ ਜੈਸ ਜੈ ਕੈ'। 


ਕਟਾ ਕੁੱਟ ਮੱਚੀ ਫਟਾ ਫੱਟ ਡਾਰੈਂ”। 
ਘ੍ੜੈ' ਘਾੜ ਮਾਨੋ ਠਠੇਰੇ ਅਪਾਰੈਂ ॥ ੧੩੯ ॥ 
ਖਚਾ ਖੱਚ ਬਾਹੈਂ ਗਚਾ ਗੱਚ ਤੇਗੈਂ'। 


ਪਟਾ ਪੱਟ ਗੇਰੈਂ ਦੜਾ ਦਾੜ ਬੇਗੈਂ”। 


ਭਕਾ ਭਕ ਬੋਲੈਂ ਖੁਲ੍ਹੇ ਘਾਉ ਭਾਰੇ। 

ਬਹੇ ਖੂਨ ਜੈਸੇ ਪਨਾਰੇ ਫੁਹਾਰੇ ॥ ੧੪੦ ॥ 
ਕਹੂੰ ਅੱਸੂ ਡੋਲੈਂ ਬਿਨਾ ਅੱਸਵਾਰੈਂ। 

ਕਹੂੰ ਮਾਰ ਮਾਰ ਬਕੈਂ ਬੀਰ ਭਾਰੈਂ। 

ਅਈ ਜੋਗਨੀ ਭੋਗਨੀ' ਖੂਨ ਮਾਸੰ। 

ਛਕੈਂ ਬਾਂਛਤੰ ਸ੍ਹਾਨ ਸ੍ਰਿੰਗਾਲ' ਖਾਸੰ ॥੧੪੧॥ 
ਨਚੈਂ ਭੂਤ ਭੈਰੋਂ ਤਚੈਂ ਕਿੱਲਕਾਰੀ'। 
ਅਟੈਂ ਭੂਤ ਬਾਲਾ' ਰਟੈਂ? ਗੀਤ ਗਾਰੀ। 


ਧੱਕੋ ਧੱਕੀ ਹੋਈ। “ਐਉਂ ਮਿਲੇ ਜਿਵੇਂ ਮੇਲ ਵਿੱਚ ਜਾਂ ਮੇਲੇ 
ਵਿੱਚ ਮਿਲਦੀ ਹੈ। 

'ਹੋਲੀ। 

'ਬਾਂਹ। “ਪੱਟ। “ਸਿਰ। '(ਐਉਂ) ਸੋਭ ਰਹੇ ਹਨ। 

'ਇਕ ਪ੍ਰਕਾਰ ਦੀ ਮੱਛੀ। 

'ਲੋਥਾਂ ਤੇ ਲੋਥਾਂ ਆ ਪਈਆਂ ਤੇ ਵੱਡੇ ਢੇਰ (ਬਣ ਗਏ)। 
।ਧਰਤੀ 'ਤੇ ਬਹੁਤੇ ਧੜ ਤੇ ਸਿਰ ਖਿੰਡੇ ਪਏ। 

'ਵੱਢ ਟੁੱਕ ਕੇ। 

'ਜਿਵੇਂ ਜੰਗਲ ਵਿੱਚ ਜਾ ਕੇ ਤਰਖਾਣ (ਆਪਣੇ ਹਥਿਆਰਾਂ ਦੀ) 
ਤਿੱਖੀ ਧਾਰ ਨਾਲ ਲੱਕੜਾਂ ਨੂੰ ਵੱਢਦਾ ਹੈ। 

'ਛੇਤੀ ਸੁੱਟਦੇ ਹਨ। 


'ਖਚਾ-ਖੱਚ (ਅਵਾਜ਼ ਨਾਲ ਤਲਵਾਰਾਂ) ਚਲਾਉਂਦੇ ਹਨ। 
(ਤਲਵਾਰਾਂ ਲਹੂ ਨਾਲ) ਗੱਚਾ ਗੱਚ ਹੋ ਜਾਂਦੀਆਂ ਹਨ। 

'ਪਟਾ ਸ਼ਸਤ੍ਰ ਨਾਲ ਛੇਤੀ (ਪੱਟ) ਚੀਰ ਕੇ ਦੜਾ ਦਾੜ ਸੁੱਟ ਦੇਂਦੇ 
ਹਨ। 





610 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਰਯੋ ਖੱਪਰ ਕਾਲੀ ਛਕਜੋ ਦੈ ਅਸੀਸੰ। 
ਗੁਰੂ ਸਿੱਖ ਰੈਹੈਂ ਸਦਾ ਛੱਤ ਸੀਸੰ ॥੧੪੨॥ 
ਦੋਹਰਾ: 

ਕੋਪ ਹੋਇ ਸੂਬਾ ਤਬੈ, 

ਨਿਜ ਸੈਨਾ ਸਿਮਟਾਇ'। 

ਕਰਿ ਸੁਭਟੈਂ ਅਗਵਾਇ ॥ ੧੪੨ ॥ 
ਪਾਧਰੀ ਛੰਦ: 

ਤਬ ਨਬੀ ਬਖਸ਼ ਕਰਿ ਅੱਟ ਨਾਦ'। 

ਬਹੁ ਤਜੇ ਤੀਰ ਕਰ ਬੱਕ ਬਾਦ'। 

ਗੁਰੁ ਆਇਸ ਲੈ ਪੈ ਪਰਸ ਰਾਮ। 

ਬਡ ਨਬੀ ਬਖ਼ਸ਼ ਸੋਂ ਕਰ ਸੰਗਰਾਮ ॥ ੧੪੪॥ 
ਧਰ ਪਰੇ ਜੂਝ ਜਬ ਉਭੈ ਬੀਰ। 

ਪਿਖਿ ਭੂਾਤ ਤਾਂਹਿ ਕੇ ਬਿਨਾਂ ਧੀਰ। 

ਕਾਰੀਮ ਬਖ਼ਸ਼ ਦੈ ਅਧਿਕ ਜੋਰ। 

ਬਹੁ ਤਜੇ ਤੀਰ ਕਿਯ ਜੰਗ ਘੋਰ ॥ ੧੪੫ ॥ 
ਸੋ ਬਿਧੀ ਚੰਦ ਨੇ ਹਤਯੋ ਧਾਇ। 

ਬਹੁ ਦਾਵ ਘਾਵ ਕਰਕੈ ਉਪਾਇ। 

ਪਿਖਿ ਮਰੇ ਪੂਤ ਜੁਗ ਜੰਗ ਵੀਚ। 

ਤਬ ਸੂਬਾ ਪ੍ਰੇਰਯੋ ਅਯੋ ਮੀਚ' ॥ ੧੪੬ ॥ 
ਸੰਗ ਲੀਏ ਭਟਨ ਕੀ ਅਧਿਕ ਭੀਰ। 

ਹੂੰ ਸੰਮੁਖ ਲਗੇ ਸਬਿ ਤਜਨ ਤੀਰ। 

ਕਰਿ ਅਲੀ ਅਲੀ ਬਕ ਮਾਰ ਮਾਰ। 

ਕਿਯ ਜੰਗ ਘੋਰ ਭਜਾਨਕ ਅਪਾਰ ॥ ੧੪੭ ॥ 
ਗੁਰੁ ਕਾਨ ਪੁਮਾਨ ਕਮਾਨ ਤਾਨ। 

ਸਮ ਮੇਂਹ ਤੀਰ ਬਰਖਾ ਬਰਖਾਨ। 

ਕੋ ਪਾਂਚ ਹਜਾਰੀ ਸੱਤ ਹਜਾਰ। 

ਧਰ ਦਏ ਗੇਰ ਬਡ ਬਡ ਸਰਦਾਰ ॥ ੧੪੮ ॥ 
ਤਹ ਜਵਾਨ ਕਿਕਾਨਨ ਕਿਯ ਸਥਾਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 611 


ਗੁਰੁ ਤੁੱਕੇ' ਸੁੱਕੇ ਕੱਢੇ ਪਾਰ। 

ਆਖਰ ਬਡ ਸੂਬੇ ਅਸ੍ਹ ਛੇਰ। 

ਢਿਗ ਢੁੱਕ ਗੁਰੂ ਕੌ ਕਹਯੋ ਟੇਰ ॥ ੧੪੯॥ 
ਤੁਮ ਹਤੇ ਸੁਭੱਟ ਹਮਰੇ ਕਿਤਾਨ। 

ਅਬ ਜੀਵਤ ਤੁਮੈ ਨ ਦੈਹ'ਂ ਜਾਨ। 

ਹਮ ਸੰਗ ਲਰੋ ਗਹਿ ਕਰਿ ਤਰਵਾਰ। 

ਤੁਮ ਬੀਰ ਬਲੀ ਹਮ ਸੁਨੇ ਭਾਰ ॥ ੧੫੦॥ 
ਯਹਿ ਕਹਿ ਕਰਿ ਛੇਰਿ ਤੁਰੰਗ ਬੇਗ। 

ਗੁਰੁ ਪਰ ਉਨਿ ਬਾਹੀ ਖੈਂਚ ਤੇਗ। 

ਗੁਰੁ ਹੱਥ ਫੁਲੱਥੇ' ਕੇਰ ਕੀਨ। 

ਨਿਜ ਕੋ ਬਚਾਇ ਤਿਹ ਮੂੰਡ ਲੀਨ' ॥ ੧੫੧॥ 
ਸਿਰ ਗਿਰਯੋ ਸੱਤ੍ਹ ਕਾ ਧਰਾ ਐਸ। 

ਪੱਕ ਨਾਲੀਏਰ ਟੁੱਟ ਪਰੈ ਜੈਸ। 

ਪਿਖਿ ਖਾਂ ਨਜੀਬ ਇੱਕ ਪਟੇਬਾਜ'। 

ਉਨਿ ਧਾਇ ਆਇ ਕੁਦਾਇ ਬਾਜ' ॥੧੫੨॥ 
ਅਤਿ ਸ਼ੀਘਰ ਗੁਰੁ ਪਰ ਕਰਯੋ ਵਾਰ। 

ਦੈ ਹਾਥ ਰਾਖਜੋ ਗੁਰੁ ਕੋ ਕਰਤਾਰੁ। 

ਗੁਰੂ ਭੀ ਉਭਾਰ' ਤਰਵਾਰ ਝੱਟ। 

ਸਿਰ ਸੁਟਜੋ ਸੱਤ੍ਹ ਕਾ ਐਸ ਕੱਟ ॥੧੫੩॥ 
ਜਿਮ ਬਧਨਾ' ਲਾਹਿਤ ਹੈ ਘੁਮਾਰ। 

ਪੁਨ ਔਰ ਅਏ ਕਰਿ ਮਾਰ ਮਾਰ। 

ਗੁਰੁ ਸਿੱਖਨ ਹੱਲਾ ਕਰਿ ਅਪਾਰ। 
ਬਹੁਤੋ' ਕੇ ਡਾਰੇ ਅੰਗ ਝਾਰ ॥ ੧੫੪ ॥ 

ਸੁਤ ਚੰਦੂ ਕਾ ਭੀ ਕਰਮ ਚੰਦ। 

ਇਸ ਹੱਲੇ ਮੈਂ ਹੀ ਮਰਯੋ ਮੰਦ। 

ਤਬਿ ਦੋਇ ਘੜੀ ਥੀ ਗਈ ਰਾਤ। 

ਬਿਨ ਭੂਪ ਲਰੈ ਫਿਰ ਕੋ ਬਖਯਾਤ ॥ ੧੫੫ ॥ 
ਘਬਰਾਇ ਸੈਨ ਤਬਿ ਸੱਤ੍ਹ ਕੇਰ। 

ਇਤ ਉਤੈ ਚਲੀ ਭਗ ਬਿਨਾ ਦੇਰ। 

ਕੋ ਅਰਤ ਜਾਤ ਕੋ ਭਗਯੋ ਜਾਤ। 





612 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਿ ਪੀਛੇ ਸਿੱਖਨ ਕਰੇ ਘਾਤ' ॥ ੧੫੬॥ 'ਨਾਸ। 

ਭੈ ਤਿਮਰ ਸਬੱਬ' ਮਗ ਮਿਲਤ ਨਾਂਹਿ। 'ਡਰ ਤੇ ਅਨ੍ਹੇਰੇ ਦੇ ਕਾਰਨ। 
ਨਹਿਂ ਭਗਯੋ ਜਾਇ ਗਿਰ ਗਿਰ ਪਰਾਹਿਂ। 

ਫਿਰ ਉਚ ਧੁਨੀ ਸੋੱ' ਟੇਰ ਟੇਰ'। 'ਉੱਚੀ ਅਵਾਜ਼ ਨਾਲ ਬੋਲ ਬੋਲ ਕੇ। 
ਉਨਿ ਦਈ ਦੁਹਾਈ ਗੁਰੂ ਕੇਰ ॥੧੫੭॥ 

ਤਬਿ ਤਿਨੈ ਛੋਰਿ ਸਿੱਖ ਹਟ ਪਿਛਾਹਿਂ। 

ਸਬਿ ਅਏ ਗੁਰੂ ਕੇ ਪਾਸ ਚਾਹਿਂ। 

ਬਜਵਾਏ ਦੁੰਦਭਿ ਫਤੇ ਕੇਰ'। 'ਜਿੱਤ ਦੇ ਧੌਂਸੇ ਵਜਵਾਏ। 

ਜੈ ਗੁਰੁ ਕੀ ਭੀ ਕਹਿ ਉਚ ਟੇਰ ॥ ੧੫੮॥ 


ਮਨ ਭਾਵਤ ਸਬਿਨਿ ਇਨਾਮ ਦੀਨ ॥੧੫੯॥ 

ਫਿਰ ਦਿਵਸ ਚਢੇ ਗੁਰੁ ਸਿੱਖਨ ਲਾਸ਼। 

ਪ੍ਰਵਾਹ ਦਈ ਦਰਯਾ ਬਿਪਾਸ' ॥੧੬੦॥ 

ਦੋਹਿਰਾ: 

ਲੋਥ ਅਬੱਦੁਲੇ ਖਾਨ ਕੀ, 

ਸਹਿ ਸਰਦਾਰਨ ਔਰ। 

ਦਫਨ ਕਰਾ' ਤਿਨ ਊਪਰੈ, 

ਰਚਵਾ ਊਚੀ ਨੌਰ' ॥ ੧੬੧॥ 

ਤਾਂ ਪਰ ਬੈਠੈ ਸਤਿਗੁਰੂ, 

ਨਾਮ ਦਮਦਮਾਂ ਕੀਨ। 

ਦਸ ਬਾਰੈਂ ਹਜ਼ਾਰ ਤੁਰਕ, 

ਮਰਜਯੋ ਜੁ ਥਾ ਤਹਿਂ ਪੀਨ ॥੧੬੨॥ 

ਕੁਛ ਦਬਵਾਏ ਗਢਯੋਂ ਮੈਂ", 'ਟੋਇਆਂ ਵਿੱਚ। 
ਕੁਛ ਡਾਰੇ ਦਰਯਾਇ। 

ਜਲਜ਼ਰ' ਥਲਚਰ£ ਖੇਚਰੈੱ”, 'ਜਲ ਜੰਤੂ। “ਖ਼ੁਸ਼ਕੀ ਦੇ ਜਾਨਵਰ। “ਅਕਾਸ਼ 'ਚ ਉੱਡਣ ਵਾਲੇ 


ਪੰਛੀ। 
ਛਕੈਂ ਮੋਦ ਮਨਿ ਪਾਇ ॥੧੬੨॥ 
ਜਗਯ ਜੰਗ' ਪੂਰਨ ਭਯੋ, 'ਜੰਗ ਰੂਪ ਯੱਗ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 613 


ਯਹਿ ਪੂਰਨ ਗੁਰੁ ਕੇਰ। 
ਪੂਰਨ ਭਯੋ ਧਯਾਯ ਯਹਿ, 
ਜੀਤ ਸਪੂਰਨ ਰੇਰ' ॥ ੧੬੪ ॥ 'ਮੁਕੰਮਲ ਜਿੱਤ ਕਹਿ ਕੇ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਲੋਹਗੜ੍ਹ, ਹਰਿਗੋਬਿੰਦ ਪੁਰ 
ਜੰਗ ਪੁਸੰਗ ਬਰਨਨੰ' ਨਾਮ ਚੌਬੀਸਮੋ ਬਿਸਾਮ ॥ ੨੪॥ 





614 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੫. [ਬਾਬਾ ਅਟੱਲਰਾਇ, ਭਾਈ ਗੁਰਦਾਸ ਤੇ ਡਰੋਲੀ ਦੀ ਕਥਾ ਅਤੇ ਮਾਲਵੇ ਦਾ ਜੰਗ) 
ਦੋਹਰਾ: 
ਕੀਰਤਿ ਮੰਜਲ ਮਾਲਤੀ, 
ਬਿਸਤੀਰਤ ਜੁਗ ਲੋਕ'। 'ਗੁਰਾਂ ਦੀ ਉੱਜਲ ਕੀਰਤੀ (ਰੂਪ) ਮਾਲਤੀ (ਦੇ ਫੁੱਲ) ਦੋਹਾਂ 
ਲੋਕਾਂ 'ਚ ਫੈਲ ਰਹੇ ਹਨ। 
ਸਦ ਗੁਨ ਮਾਲ ਮਰਾਨ ਗੁਰੁ, 


ਪਹੁੰਚਾਵਤ ਗੁਰੁ ਓਕ' ॥੧॥ ਸ੍ਰੇਸ਼ਟ ਗੁਣਾਂ ਰੂਪ ਹੰਸਾਂ ਦੀ ਡਾਰ (ਸੇਵਕਾਂ ਨੂੰ) ਗੁਰਾਂ ਦੇ ਘਰ 


ਪੁਚਾ ਦੇਂਦੀ ਹੈ। 
ਧਰਨੀ ਭਾਰ ਉਤਾਰਸੋ, 
ਹਤੇ ਮਲੇਛ ਬ੍ਰਿੰਦ। 
ਰਾਮ ਕ੍ਰਿਸ਼ਨ ਜਜੋਂ ਚੇਸ਼ਟਾ', 'ਲੀਲ੍ਹਾ, ਕੌਤਕ। 
ਕਰਿ ਸ਼੍ਰੀ ਹਰ ਗੋਬਿੰਦ ॥੨॥ 
ਅਟਲਰਾਇ ਗੁਰਦਾਸ ਕੀ, 
ਗਾਥ ਡਰੌਲੀ ਕੇਰ। 
ਕਹੌਂ ਗਾਥ ਅਬਿ ਟੇਰ ॥੨॥ 
ਚੌਪਈ: 
ਕਿਤਕ ਮਾਸ ਪੁਰ ਹਰਗੋਬਿੰਦ। 
ਥਿਰੇ ਗੁਰੂ ਹਾਰਕ ਦੁਖ ਦੁੰਦ'। 
ਮੰਦਰ ਸੁੰਦਰ ਰਚੇ ਉਦਾਰੇ। 
ਪੁਰ ਮੈਂ ਰੌਣਕ ਬਢੀ ਅਪਾਰੇ ॥ ੪॥ 
ਜੰਗ ਪੁਸੰਗ ਜੀਤ ਸੁਨਿ ਸੰਗਤਿ। 
ਦੇਸ ਦੇਸ ਤੈ ਅਈ ਉਮੰਗਤ'। 
ਗੁਰੁ ਕੋ ਦਰਸੈਂ ਮਨਿ ਮੁਦ ਪਾਏ। 
ਅਰਪੈਂ ਬਿਬਿਧ ਅਕੋਰ ਅਨਾਏ' ॥੫॥ 
ਸ਼ਸਤ੍ਰ ਬਸਤ੍ਰ ਦਰਬ ਅਪਾਰੇ। 
ਸੁੰਦਰ ਅੱਸੂ ਅਮੋਲ ਉਦਾਰੇ। 
ਬੇਸ਼ੁਮਾਰ ਗੁਰੁ ਕੇ ਢਿਗ ਆਏ। 
ਗੁਰੁ ਸੁਭਟਨ ਬਖਸ਼ੈਂ ਮੁਦ ਪਾਏ ॥੬॥ 
ਚਤੁਰ ਮਾਸ ਤਹਿ ਰਹੇ ਸੁਹਾਵਨ। 
ਸਸ ਸਿਸ ਗਨ' ਕੀਨੇ ਬਿਰਧਾਵਨ। 'ਖੇਤੀ (ਵਾਂਗ) ਬਹੁਤੇ ਸਿੱਖ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਹਿਂ ਤੇ ਚਲਿ ਮਗ ਸਿੱਖਨਿ ਤਾਰਤ। 

ਸੁਜਸ ਮਾਲਤੀ ਸੀ ਬਿਸਤਾਰਤ ॥ ੭॥ 

ਬਾਬੇ ਬੁੱਢੇ ਯਾਦ ਜੁ ਕੀਨੌ। 

ਪੁਰ ਰਮਦਾਸ ਜਾਇ ਗੁਰੁ ਚੀਨੌ'। 

ਗੁਰੁ ਕੋ ਦਰਸ ਬ੍ਰਿਧ ਮੁਦ ਹੂ ਕੈ। 

ਗੁਰੁ ਪੁਰ ਗਯੋ ਸੁ ਦੇਹ ਤਜੈ ਕੈ ॥੮॥ 

ਰਹੇ ਕਿਤਿਕ ਦਿਨ ਤਹਿ ਜਗ ਸਾਂਈ। 

ਲੌਕਕ ਬੈਦਕ ਰੀਤਿ ਕਰਾਈ। 

ਬ੍ਰਿਧ ਕੇ ਪੌਤ੍ਹ ਭਾਣੇ ਤਾਂਈਂ। 

ਬ੍ਰਿਧ ਠੌਰ ਦਸਤਾਰ ਬੰਧਾਈ ॥ ੯ ॥ 

ਪੁਨ ਤਹਿਂ ਤੇ ਚਲਿ ਗੁਰੁ ਮੁਦ ਧਾਰੇ। 

ਸੀ ਨਾਨਕ ਕੇ ਪੁਰ ਕਰਤਾਰੇ। 

ਜਾਇ ਮਨਾਇ ਪੁਸ਼ਾਦ ਕਰਾਏ। 

ਬੇਦੀ ਸਬਿ ਪੂਜੇ ਬਹੁ ਭਾਏ ॥ ੧੦॥ 

ਤਹਿੰ ਤੈ ਚਲਿ ਸਿਖਹਿ ਸੁਖ ਦੇਤੇ। 

ਹਯ ਹਥਯਾਰ ਨਜ਼ਰ ਜ਼ਰ ਲੇਤੇ'। ਘੋੜੇ, ਸ਼ਸਤ੍ਰਾਂ ਤੇ ਧਨ ਦੀ ਭੇਟਾ ਲੈਂਦੇ। 
ਆਇ ਸੁਧਾਸਰ ਪੁਨਾ ਥਿਰਾਏ। 

ਸੁਨਿ ਬਹੁ ਸਿੱਖ ਦਰਸ ਹਿਤ ਆਏ ॥੧੧॥ 

ਪੁਰ ਕਰਤਾਰੋ' ਸਬਿ ਪਰਵਾਰ। 'ਦੁਆਬੇ ਵਾਲੇ ਕਰਤਾਰ ਪੁਰ ਤੋਂ। 
ਲਯੋ ਬੁਲਾਇ ਅਯੋ ਚਲਿ ਸਾਰ'। 'ਸਾਰਾ। 
ਪੈਂਦੇ ਖਾਂ ਭੀ ਆਯੋ ਸੰਗੈਂ। 

ਤੱਜਬ ਰਹਯੋ ਕਥਾ ਸੁਨਿ ਜੰਗੈਂ ॥੧੨॥ 

ਮੇਲਾ ਦੀਪ ਮਾਲ ਨਿਕਟਾਯੋ। 

ਗੁਰੁ ਆਵਨ ਸੁਨਿ ਸਬਿ ਉਮਗਾਯੋ'। 

ਲੈ ਮਸੰਦ ਸਿੱਖਨ ਕੋ ਸੰਗੈਂ। 

ਗੁਰੁ ਪਗ ਦਰਸੈਂ ਆਇ ਉਮੰਗੈਂ ॥੧੨॥ 

ਅੱਸੂ ਹਥਸਾਰ ਬਸਨ' ਬਹੁ ਦਰਬੂ”। 

ਅਰਪਸੋ ਗੁਰਹਿਂ ਸਿਖਨਿ ਬਿਧਿ ਸਰਬੂ। 
ਬਾਂਛਿਤ ਫਲ ਉਪਦੇਸ਼ ਗਹੈ ਕੈ। 

ਨਿਜ ਨਿਜ ਗੁਹਿਨ' ਗਏ ਮੁਦ ਹੂੰ ਕੈ ॥੧੪॥ 


615 





616 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੂਰਬ ਜਜੋਂ ਗੁਰੁ ਰਹਿਨ ਲਗੇ ਤਹਿਂ। 

ਸਬਿ ਸੁਖ ਸਾਰਦ' ਭੀ ਨ ਸਕੈ ਕਹਿ। 
ਸਾਹਿਬਜ਼ਾਦੇ ਜਦਯਪਿ ਪਾਚੋਂ। 

ਸਬਿ ਬਿਧਿ ਸ਼ਕਤਿ ਯੁਕਤ ਥੇ ਸਾਚੋਂ ॥੧੫॥ 

ਤੌ ਭੀ ਅਟਲਰਾਇ ਬਲਕਾਰੀ। 
ਅਜ਼ਮਤ' ਨਿਤ ਦਿਖਰਾਇ ਅਪਾਰੀ। 

ਚਾਪੈਂ ਚਰਣ' ਛਕਾਇ ਮਿਠਾਈ। 

ਅਰਪੈਂ ਖੂੰਡੀ ਗੇਂਦ ਜੁਲਿਆਈ ॥੧੬॥ 

ਤੁਸ਼ਟ' ਹੋਇ ਤਿਸ ਕੋ ਫਲ ਚਾਰੈਂ। 

ਦੇਤਿ ਨ ਲਾਵਤ ਬਾਰ' ਉਦਾਰੈਂ। 

ਦੇਸ ਦੇਸ ਮੈਂ ਭਏ ਬਖਯਾਤੈਂ। 

ਦਿਖਰਾਵੈਂ ਨਿੱਤ ਬਹੁ ਕਰਮਾਤੈਂ ॥੧੭॥ 

ਸੋਨੀ' ਖੱਤ੍ਰੀ ਗੁਰਮੁਖਿ ਨਾਮੀ। 

ਤਾਂ ਕਾ ਸੁਤ ਮੋਹਣ ਅਭਿਰਾਮੀ। 
ਅਟਲਰਾਇ ਸੋਂ ਨਿਤਪੁਤਿ ਖੇਲੈਂ। 

ਖੁੱਦੋ ਖੂੰਡੀ ਸੋਂ ਬਹੁ ਪੇਲੈਂ' ॥ ੧੮॥ 

ਦੌਰ ਦੌਰ ਬਾਲਕ ਬਹੁ ਝੇਲੈ'। 

ਨਿਜ ਨਿਜ ਦਿਸ ਕੋ ਪੇਲ ਧਕੇਲੈਂ”। 

ਕੋ ਜੀਤੈ ਕਬਹੂੰ ਕੋ ਹਾਰੈਂ। 

ਕੋਦਕ' ਨਿਤ ਮਿਲਿ ਮੋਦ ਬਿਥਾਰੈਂ? ॥ ੧੯॥ 

ਖੇਲਤਿ ਸਾਂਝ ਏਕ ਦਿਨ ਭਈ। 

ਮੀਟੀ' ਮੋਹਨ ਸਿਰ ਰਹਿ ਗਈ। 
ਅਟਲਰਾਇ ਤਿਹ ਐਸ ਸੁਨਾਈ। 

ਤੁਮ ਤੈ ਲੇਹੁਂ ਫਜ਼ਰ' ਮੈਂ ਦਾਈ ॥੨੦॥ 

ਨਿਜ ਨਿਜ ਧਾਮ ਬਾਲ ਸਥਿ ਗਏ। 

ਮਾਤ ਪਿਤਾ ਪਿਖਿ ਆਨੰਦ ਭਏ। 

ਦੈਵ ਜੋਗ ਤੈ' ਮੋਹਨ ਤਾਂਈ। 'ਕਰਮਾਂ ਦੇ ਸੰਜੋਗ ਨਾਲ। 
ਡਸਯੋ ਸਰਪ ਮਰਯੋ ਨਿਸ ਸਾਈ ॥੨੧॥ 'ਉਸੇਰਾਤ। 
ਮਾਤ ਪਿਤਾ ਕੇ ਥਾ ਸੁਤ ਸੋਈ। 

ਕੀਨ ਬਿਰਲਾਪ ਰੁਦਨ' ਬਹੁਤੋਈ” ॥ ੨੨ ॥ 'ਰੋਣਾ। “ਬਹੁਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 617 


੫ 


ਦੋਹਰਾ: 
ਅਟਲਰਾਇ ਬਡ ਭੋਰ ਜਗ', ਨਿੱਤ ਕ੍ਰਿਯਾ ਕਰਿ _'ਵੱਡੇ ਤੜਕੇ ਜਾਗ ਕੇ। “ਸਾਰੀ। 
ਸਾਰ?। 

ਖੇਲਨ ਕੇ ਅਸਥਾਨ ਜਾ, ਲੀਨੇ ਸਖਾ ਹਕਾਰ' 'ਮਿੱਤ ਸੱਦ ਲਏ। 

॥੨੩॥ 

ਚੌਪਈ: 

ਬਾਲ ਰਵੀ ਸਮ' ਦੁਤਿ? ਅਤਿ ਸੁੰਦਰ। 'ਸਵੇਰ ਦੇ ਸੂਰਜ ਵਾਂਗ। “ਚਮਕ। 
ਸਦ ਗੁਨ ਗਨ ਅਜ਼ਮਤ ਕੇ ਮੰਦਰ। 

ਜ਼ੇਵਰ ਜਰੇ ਜਰਾਉਂ ਅਪਾਰੇ। 

ਸੋਹਿਤ ਅੰਗ ਅੰਗ ਦੁਤਿ ਵਾਰੇ ॥੨੪॥ 

ਸੇਵਕ ਸੰਗ ਸੁ ਖੂੰਡੀ ਹਾਥਾ। 

ਅੰਕੁਸ' ਧਰੇ ਮਨੋਂ ਗਣ ਨਾਥਾ?। 'ਕੁੰਡਾ। “ਗਣੇਸ਼। 

ਕਹਯੋ ਨ ਮੋਹਨ ਅਬਿ ਲੌ ਆਯੋ। 

ਲਯਾਵਨ ਹਿਤ ਇਕ ਬਾਲ ਪਠਾਯੋਂ ॥ ੨੫ ॥ 

ਮਰਯੋ ਪਰਯੋ ਤਿਨ ਮੋਹਨ ਹੇਰਾ। 

ਮਾਪੇ ਕਰਤ ਬਿਲਾਪ ਬਧੇਰਾ। 

ਬਾਲਕ ਖਬਰ ਦਈ ਜਬਿ ਆਏ। 

ਅਟਲਰਾਇ ਤਿਹ ਧਾਮ ਸਿਧਾਏ ॥੨੬॥ 

ਕਹਯੋ ਅਰੇ ਮੋਹਨ ਮਮ ਦਾਈ। 

ਲੈ ਕਰਿ ਜੈ ਹੈਂ ਕਹਾਂ ਪਲਾਈ'। 

ਡਾਰ ਗਰੇ ਖੂੰਡੀ ਨਿਜ ਕਰ ਤੇ'। 

ਕਹਯੋ ਸੀਡ ਦਿਹੁ ਮਮ ਉਠਿ ਧਰ ਤੇ' ॥੨੭॥ 

ਬਲ ਕਰਿ ਬਾਂਹੁੰ ਸੁਲੀਨ ਉਠਾਈ। 

ਮੋਹਨ ਉਠਜੋ ਨੀਂਦ ਜਿਮ ਪਾਈ। 

ਅਟਲਰਾਇ ਤਿਹ ਸੰਗ ਲਵਾਈ'। 

ਪੂਰਬ ਜਯੋਂ ਮਿਲਿ ਖੇਲ ਮਚਾਈ ॥੨੮॥ 

ਮੀਟੀ, ਸੀਡ, ਪੋਤ, ਪਿੱਤ, ਦਾਈ। 

ਨਾਮ ਲਖੋ ਬਾਜੀ ਕੇ ਭਾਈ। 

ਪੇਖਿ ਨਾਰਿ ਨਰ ਭਏ ਪੁਸੰਨ। 

ਕਹਿ ਗੁਰੁ ਧੰਨ ਗੁਰੂ ਸੁਤ ਧੰਨ ॥ ੨੯ ॥ 





618 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਮ ਰੋਵਨ ਪੀਟਨ ਕਾ ਰੌਰਾ। 
ਥਾ, ਤਿਮ ਹਰਖ' ਬਢਯੋ ਅਤਿ ਗੋਰਾ”। 'ਅਨੰਦ। “ਬਹੁਤ ਭਾਰੀ। 
ਅਟਲਰਾਇ ਕੀ ਕੀਰਤਿ ਭਾਰੀ। 
ਫੈਲੀ ਮਨਹੁ ਮਾਲਤੀ ਬਾਰੀ' ॥ ੩੦॥ 'ਜਾਣੌ ਮਾਲਤੀ (ਦੇ ਫੁੱਲਾਂ) ਦੀ ਬਗ਼ੀਚੀ ਹੈ। 
ਯਹਿ ਗਾਥਾ ਸੁਨਿ ਗੁਰੁ ਬਿਸਮਾਏ। 
ਦੋਇ ਘਰੀ ਲੌ ਮੌਨ ਰਹਾਏ। 
ਮਨ ਮੈ ਗਿਨਤੀ ਕਰਿ ਯੌ ਕਹੇ'। 'ਇਉਂ (ਬਚਨ) ਕਹੇ। 
ਰਾਜ ਦੁਸ਼ਟ ਤੁਰਕਨ ਕਾ ਅਹੇ ॥੩੧॥ 
ਮਰੈ ਸ਼ਾਹਿ ਯਾ ਪੂਤ ਸ਼ਾਹਿ ਕੋ। 
ਸੋ ਭੀ ਕਹੈ ਜਿਵਾਉ ਯਾਂਹਿ ਕੋ। 
ਨਾਹਿ ਜਿਆਵੈਂ ਤਉ ਦੁਖ ਦੈ ਹੈ। 
ਜਿਆਵੈਂ ਪ੍ਰਭੁ ਮਰਯਾਦਾ ਖ੍ਹੈ ਹੈ ॥ ੩੨ ॥ 
ਹੂਰ ਕਰਮਨ ਫਲ ਦੈ ਹੈਂ। 
ਸੋ ਹਮ ਮੇਟਿ ਦੂਰ ਤਿਹ ਪੈ ਹੈਂ”। 'ਤਿਸ ਪੂਮੇਸ਼ਰ ਤੋਂ ਦੂਰ ਪੈ ਜਾਵਾਂਗੇ ਭਾਵ ਦੂਰ ਹੋ ਜਾਵਾਂਗੇ। 
ਅਤੀ ਅਜੋਗ ਬਾਤ ਯਹਿ ਕੀਨੀ। 
ਐਸੇ ਠਟ' ਗੁਰੁ ਰਿਸ ਥਟ ਪੀਨੀ? ॥ ੩੩ ॥ 'ਧਾਰ ਕੇ, ਠਾਣ ਕੇ, ਸੋਚ ਕੇ। “ਬਹੁਤਾ ਗੁੱਸਾ ਕੀਤਾ। 
ਕਹਯੋ ਜੇ ਅਬਿ ਨਹਿ ਇਸੈ ਹਟੈ ਹੈਂ। 
ਇਸ ਤੈ ਦਹਗੁਨ ਔਰ ਦਿਥੇ ਹੈ। 
ਕੋਸ਼ ਸ਼ਕਤਿ ਕੇ' ਸਬੀ ਲੁਟੈ ਹੈ। 
ਗੁਰੁ ਘਰ ਕਾ ਪ੍ਰਤਾਪ ਘਟੈ ਹੈ ॥੩੪॥ 
ਦਰਗਹਿ ਜਾਇ ਸ਼ਰਮਿੰਦਾ ਹੂੰ ਹੈ। 
ਪ੍ਰਮੇਸ਼ੂਰ ਤੈ ਦੂਰ ਪਰੈ ਹੈ'। 
ਅਟਲਰਾਇ ਇਤਨੇ ਮੈ ਆਯੋ। 
ਤਿਸ ਦਿਸ ਰਿਸ ਸੋਂ ਪਿਖਿ ਗੁਰਿ ਗਾਯੋ ॥੨੫॥ 
ਕਰਾਮਾਤ ਤੁਮ ਅਧਿਕ ਦਿਖੈ ਹੋ। 
ਯਹਿ ਨਹਿ ਭਲੀ ਬਾਤ ਸੁਤ ਕੈ ਹੋ। 
ਅਜਰ ਓਜ ਅਜ਼ਮਤ ਕਾ ਜਰਨਾ'। 'ਕਰਾਮਾਤ (ਰੂਪ) ਅਜਰ (ਵਸਤੂ) ਦਾ ਬਲ ਸਹਾਰਨਾ। 
ਆਹਿ ਨੀਕ ਸੂਤਿ' ਸੰਤਨ ਵਰਨਾ” ॥੩੬॥ ___ 'ਵੇਦਾਂ। “ਵਰਣਨ ਕੀਤਾ ਹੈ। 
ਕਰਾਮਾਤ ਹੈ ਕਹਿਰ ਦਿਖਾਨੋ। 
ਸੋ ਤੁਮ ਕਰਿਹੋ ਰੋਜ ਮਹਾਨੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 619 


ਅਬਿ ਤੁਮ ਰਹੋ ਕਿ ਹਮ ਹੀ ਰੈਹੈਂ। 

ਇਕ ਘਰ ਨ੍ਰਿਪ ਨ ਦੋਇ ਰਹੈ ਹੈਂ ॥੩੭॥ 

ਏਕ ਮਯਾਨ ਮੈ ਜੁਗ ਤਰਵਾਰੈਂ। 

ਕੇਹਰਿ ਜੁਗ ਇਕ ਬਿਪਨ ਮਝਾਰੈ'। 'ਇਕ ਜੰਗਲ ਵਿੱਚ ਦੋ ਸ਼ੇਰ। 

ਨਾਹਿ ਸਮਾਵਤ ਤਯੋਂ ਇਕ ਘਰ ਹੈਂ। 

ਦੇਇ ਅਜ਼ਮਤੀ ਰਹਿਤ ਨ ਨਰ ਹੈਂ ॥੩੮॥ 

ਨਿਜ ਪਿਤ ਪ੍ਰਭੂ ਗੁਰੂ ਤੈ ਸੁਨਿ ਕੈ। 

ਤੁਸ਼ਨ ਰਹਿ ਜਗ ਭੁਸ਼ਨ ਗੁਨਿ ਕੈ'। (ਸਤਿਗੁਰਾਂ ਨੂੰ) ਜਗਤ ਦਾ ਗਹਿਣਾ (ਰੂਪ) ਵਿਚਾਰ ਕੇ 
ਰ੍‌ ੍‌ (ਅਟੱਲਰਾਇ ਜੀ) ਚੁੱਪ ਕਰ ਰਹੇ। 

ਜਗ ਬੰਦਨ ਕੋ' ਕਰਿ ਕੈ ਬੰਦਨ। 'ਜਗਤ ਦੇ ਬੰਦਨਾਂ ਕਰਨ ਯੋਗ (ਸਤਿਗੁਰਾਂ) ਨੂੰ। 
ਗੁਰੁ ਨੰਦਨ' ਤਬਿ ਜਾਇ ਸੁਛ਼ੰਦਨ” ॥ ੩੯ ॥ 'ਪੁੱਤਰ। “ਸੁਤੰਤਰ, ਆਪਣੀ ਇੱਛਾ ਅਨੁਸਾਰ। 
ਤਾਲ ਕੌਲਸਰ ਤਟ' ਦਿਸ ਦੱਖਨ। 'ਕਿਨਾਰੇ। 

ਤ੍ਰਿਨ ਜਯੋਂ ਨਿਜ ਤਨ ਤਜਯੋ ਬਿਚੱਚਨ'। 'ਚਤੁਰ (ਅਟੱਲਰਾਏ ਜੀ) ਨੇ। 

ਯਹਿ ਸੁਨਿ ਪੁਨ ਗੁਰੁ ਤਹੀਂ ਪਧਾਰੇ। 

ਮਿ੍‌੍‌ਤੁ ਕ੍ਰਿੱਤੁ' ਕੀਨੀ ਬਿਧਿ ਸਾਰੇ ॥੪੦॥ 'ਮ੍ਰਿਤਕ ਕ੍ਰਿਆ। 

ਗਈ ਸਦਨ ਸੁਧ ਰੁਦਨਤ ਮਾਈ। 

ਬਰਨਤ ਸਮਰਥਤਾ ਬਡ ਜਾਈ। 

ਦੈ ਧੀਰਜ ਸਬਿ ਸੈਂ ਗੁਰ ਟੇਰਾ। 

ਰਾਮਦਾਸ ਪੁਰ ਬਢੈ ਬਧੇਰਾ ॥੪੧॥ 

ਇਕ ਹਰਿਮੰਦਰ ਅਰ ਇਸ ਦੇਹਰਾ। 

ਪੂਜ ਹੋਇ ਹੈ ਸਬਿ ਜਗ ਕੇਹਰਾ'। 

ਜੋ ਸ਼ਵ' ਇਨ ਢਿਗ ਹ੍ਹੈ ਹੈ ਦਾਹੂ”। 

ਗੁਰੂ ਪੁਰ ਬਸ ਹੈ ਨਿਸਚੇ ਵਾਹੂ' ॥੪੨॥ 

ਇਸ ਪੁਰ ਕਾ ਇਹੁ ਹੋਯੋ ਸੂਬਾ। 

ਚੋਰ ਯਾਰ ਕੋ ਡੰਡੇ ਖੂਬਾ। 

ਹੋਇ ਜਾਤ੍ਹਾ ਸਫਲ ਤਾਂਹਿ ਕੀ। 

ਮੰਨੈ ਜੁ ਕੁਨਸ' ਪੁਥਮ ਯਾਹਿ ਕੀ ॥੪੩॥ 

ਦੋਹਰਾ: 

ਸੋਲਾਂ ਸਏ ਸਤਾਸੀਏ, 

ਦਸਮੀ ਸੁਾਧਨ' ਹੋਤ। 





620 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਟਲਰਾਇ ਤਜਿ ਅਟਲ ਜਸ, 
ਮਿਲੇ ਜੋਤਿ ਮੈਂ ਜੋਤਿ ॥੪੪॥ 


ਸ੍ਰੈਯਾ: 

ਬਾਤ ਬਖਯਾਤ ਭਈ ਜਬਿ ਏਹੁ, 

ਤਬੈ ਸਿੱਖ ਦੇਸਨ ਤੈ ਬਹੁ ਆਏ। 

ਖੇਂਚ ਸ੍ਰਾਸ ਉਦਾਸ ਭਏ ਮਿਲਿ, 

ਰਾਇ ਅਟਲਹਿ ਕੀ ਗਤਿ ਗਾਏ'। 

ਦੈ ਉਪਦੇਸ਼ ਵਿਸ਼ੇਸ਼ ਤਿਨੈ ਗੁਰੁ, 

ਕੂਰੇ ਜਗਤ ਸਬੰਧ ਦਿਖਾਏ। 

ਫੇਰ ਕਹੈਂ ਧੰਨ ਰਾਇ ਅਟੱਲ ਸੁ, 
ਕੀਰਤਿ ਜਾਂਹਿ ਅਟੱਲ ਰਹਾਏ ॥ ੪੫ ॥ 
ਦਿਨ ਏਕ ਦਿਵਾਨ ਵਿਖੇ ਗੁਰੁ ਕੇ ਢਿਗ, 
ਸਿੱਖੀ ਸਿਦਕ ਕੀ ਬਾਤ ਚਲੀ। 

ਢਿਗ ਤੈ ਗੁਰਦਾਸ ਕਹਯੋ ਨਿਰਬਾਹਿਤ, 
ਕੋ ਇਕ ਸਾਦਿਕ' ਸਿੱਖ ਬਲੀ। 

ਚਹੀਏ ਬਹੁਧਾ' ਗੁਰੁ ਸਿਖਨ ਕੋ, 

ਦਿਲ ਮਾਂਹਿ ਧਰੈਂ ਦਿਢ' ਭਾਂਤਿ ਭਲੀ। 
ਗੁਰੁ ਸ੍ਰਾਂਗ ਧਰੈ ਪਰਖੈਂ ਜੁ ਕਸੈਂ', 

ਪਰ ਸਿੱਖ 


ਸਿੱਖੀ ਰਖਵਾਰਾ ॥੪੭॥ 
ਜਯੋਂ ਕ੍ਰਿਸਾਨ ਮਧ ਖੇਤ ਤੈ, 
ਨਾਦੀਨ ਨਿਕਾਰਤਿ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਲੀ ਰਖਯਾ ਬਾਗ ਹਿਤ, 

ਦੁਰ ਤਰੁ' ਕਟਿ ਡਾਰਤਿ। 

ਉਭੈ ਲੋਕ ਤੋਂ ਸਿਖਨ ਕੇ, 

ਰੱਖਕ ਗੁਰੁ ਭਾਰੇ। 

ਖਨਨ ਹੇਤ ਲਘੁ ਤਰੂ ਜਜੋਂ, 
ਸਿੱਖ ਕਾ ਹੰਕਾਰੇ' ॥੪੮॥ 'ਛੋਟੇ ਦਰੱਖ਼ਤ ਵਾਂਗ ਸਿੱਖ ਦਾ ਹੰਕਾਰ ਪੁੱਟਣ ਵਾਸਤੇ। 
ਦੈ ਬਹੁ ਬਿੱਤ' ਗੁਰਦਾਸ ਕੋ, ਧਨ! 
ਹਿਤ ਲਯਾਵਨ ਘੋਰੇ। 

ਕਾਬਲ ਕੀ ਦਿਸ ਕੋ ਪਠਯੋ, 

ਸੰਗ ਸਿੱਖ ਬਹੁ ਤੋਰੇ। 

ਜਾਇ ਖਰੀਦੇ ਕਾਬਲ, 

ਭਾਈ ਅੱਸੂ ਜਥਿ ਹੀ। 

ਲਗਜੋ ਰੁਪੱਯੇ ਦੇਨ ਜੋ, 
ਠਿਕਰੀ ਭਈ ਤਬਿ ਹੀ ॥੪੯॥ 
ਸਮਝੋ ਮੁਝ ਸੌਂ ਗੁਰੂ ਨੈ, 

ਬਡ ਦਗਾ ਕਮਾਯੋ। 

ਭਰਿ ਸੰਦੂਕ ਠਿਕਰੀਨ ਕਾ, 

ਅਸੂ ਲੈਨ ਪਠਾਯੋ। 

ਤੁਰਕ ਸੁਦਾਗਰ ਜਬਿ ਲਖੈ', 

ਗਹਿ ਮੁਹਿ ਦੁਖ ਦੈਹੈਂ। 

ਤਾਂ ਤੈ ਭਗ ਜੈ ਹੈਂ! ॥੫੦॥ 

ਯਹਿ ਠਟ' ਤੰਬੂ ਪਾੜ ਕੈ, 
ਪਾਛੇ ਕੌ ਭਾਗਜੋ। 

ਡਰਤ ਨ ਨਿਸ ਦਿਨ ਕਿਤ ਬਿਰਜਯੋ, 
ਲਜਯਾ ਦੁਖ ਪਾਗਜੋ'। 

ਭੇਸ ਫਕੀਰੀ ਧਾਰ ਕੈ, 

ਨਿਜ ਦੇਸ ਤਜੈ ਕੈ। 

ਪੁਰੀ ਬਨਾਰਸ ਮੈਂ! ਬਿਰਯੋ, 

ਢਿਗ ਸਿੱਖਨ ਜੈ ਕੈ ॥੫੧॥ 


621 





622 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਸਾਲ ਤਿਨਿ ਰਹਿ ਤਹਾਂ, 

ਗੁਰੁ ਸਿੱਖ ਬਹੁ ਕੀਨੇ। 

ਬੰਧ ਕਾਟੇ ਪੀਨੇ'। (ਜੰਮਣ ਮਰਣ ਦੇ) ਤਕੜੇ ਬੰਧਨ ਕੱਟ ਦਿੱਤੇ। 
ਇਤ ਸੁਦਾਗਰੈਂ ਜਬਿ ਪਿਖਜੋ, 

ਧਸਿ ਤੰਬੂ ਮਾਂਹੀ। 

ਪਰਜੇ ਅਸ਼ਰਫ਼ੀ ਸੋਂ' ਭਰਯੋ, 

ਸੰਦੂਕ ਖੁਲ੍ਹਾ ਹੀ ॥੫੨॥ 

ਕਹਸੋ ਸਿੱਖਨ ਕੋ ਕਿਤ ਗਜੋ ਹੈ? 


ਮਾਲਕ ਥਾਰਾ'। 

ਸਿੱਖਨ ਯਹਿ ਸਬਿ ਭੇਤ ਲਖਿ, 
ਗੁਰੁ ਤਈਂ ਜੁਹਾਰਾ'। 

ਲਾਲ ਚੰਦ ਮੁਨਸ਼ੀ ਗਯੋ ਥਾ, 
ਜੋ ਸੰਗ ਭਾਈ। 

ਅਰਧ ਲਾਖ ਥੀ ਅਸੂਨ ਕੀ, 


ਜੋ ਕੀਮਤਿ ਪਾਈ ॥੫੩॥ 
ਸੋ ਉਨ ਕੋ ਦੈ ਅਸ ਲੈ, 
ਨਿਜ ਗੁਰੁ ਢਿਗ ਆਯੋ। 
ਗੁਰੁ ਮੁਦ ਹੂੰ ਗਾਯੋ। 

ਕਹੋ ਕਹਾਂ ਤੁਮ ਨੇ ਤਜਜੋ, 
ਭਾਈ ਗੁਰਦਾਸੈ। 

ਉਠਿ ਕਰ ਜੋਰਿ ਬਖਾਨਯੋ, 
ਤੁਮ ਮਾਲਕ ਖਾਸੈਂ! ॥੫੪॥ 
ਤੁੱਛ ਬੁੱਧੀ ਹਮ ਜੀਵ ਹੈਂ, 
ਤੁਮ ਸਰਬਗ ਈਸ਼ੂਰ। 

ਸੁਰ ਅਸੁਰ ਮੁਨੀਸ਼੍ਰ। 
ਜੋਂ ਨਟ ਮੇਰੀ ਪੂਤਰੀ, 
ਨਚ ਹੈ ਬਹੁ ਭਾਵੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਯੋਂ ਸਬਿ ਜਗ ਬਸ ਰਾਵਰੇ' , 
ਕਰਿ ਹੈ ਜੁ ਕਰਾਵੈਂ ॥੫੫॥ 
ਵਤਸਲ' ਭਗਤਨ ਰੱਖਕ ਹੋਂ, 
ਤੁਮ ਗ੍ਰੀਬ ਨਿਵਾਜੂ। 
ਬਿਰਦ' ਸੰਭਾਰਤ ਆਪਨੋ, 
ਕਟਿ ਭਰਮ ਦਰਾਜੂ'। 

ਮਨਿ ਬਹੁ ਬਿਸਮਾਏ। 

ਤਹਾਂ ਤੂਲ' ਕਿਮ ਥਿਰ ਰਹੇ, 
ਗਿਰ' ਜਹਾਂ ਉਡਾਏ ॥ ੫੬ ॥ 
ਕਾਂਸੀ ਵਾਸੀ ਸਿੱਖਨ ਕੋ, 
ਗੁਰਿ ਲਿਖਯੋ ਐਸੇ। 

ਚੋਰ ਹਮਾਰਾ ਰਾਖ੍ਯੋ 

ਤੁਮ ਨਿਜ ਢਿਗ ਕੈਸੇ। 

ਦੈ ਮੁਸ਼ਕਾਂ ਗੁਰਦਾਸ ਕੋ, 

ਮਮ ਪਾਸ ਪਠਾਵੋ। 

ਤਾਉ ਕਸੌਟੀ ਔਰ ਦੈ, 

ਗੁਰੁ ਚਹਿਂ ਪਰਖਾਵੋ ॥੫੭॥ 
ਜਦਯਪਿ ਸਿੱਖਨ ਕੋ ਭਲਾ, 
ਇਹੁ ਹੁਕਮ ਨ ਭਾਯੋ। 

ਦੈ ਮੁਸ਼ਕਾਂ ਗੁਰਦਾਸ ਕੋ, 
ਨਹਿ ਚਹੈਂ ਪਠਾਯੋ। 

ਪੈ ਭਾਈ ਗੁਰਦਾਸ ਨੈ, 
ਸਮਝਯੋ ਯਹਿ ਨੀਕੈ। 

ਲਾਇ ਕਸੌਟੀ ਤਾਉ ਦੈ 
ਚਹਿਂ ਪਰਖਯੋ' ਠੀਕੈ ॥੫੮॥ 
ਬਹੁ ਸੰਗਤ ਕੋ ਸੰਗ ਲੈ, 

ਨਿਜ ਮੁਸ਼ਕੈਂ ਬਾਂਧੀ। 

ਆਯੋ ਚਲਿ ਸਤਿਗੁਰੂ ਪੈ, 
ਦਿਢ ਸਿੱਖੀ ਸਾਂਧੀ'। ਪੱਕੀ ਸਿੱਖੀ ਜੋੜ ਲਈ। 


623 





624 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਯੋ ਗੁਰੂ ਸਿਦਕੀ ਬੜੋਂ, 
ਸਿਖ ਤੂੰ ਗੁਰੁ ਕੇਰੋ। 

ਪਰਯੋ ਕਾਮ ਜਬਿ ਆਇ ਕੈ, 
ਤਜਿ ਭਗਜੋ ਬਧੇਰੋ ॥ ੫੯ ॥ 
ਕਹਾਂ ਲਗੇ ਭਗ ਜਾਵਤੋ', 
ਦਿਹੁ ਉੱਤਰ ਭਾਈ। 

ਹਾਥ ਜੋਰਿ ਗੁਰਦਾਸ ਨੈ, 

ਯੌ ਅਰਜ਼ ਅਲਾਈ। 

ਬੰਦ ਸਿੰਧ ਜੁਗਨੂੰ ਰਵੀ, 


ਕੈਸੇ ਸਮੁਹਾਵੈ'। 


ਪੰਥੀ' ਧੂੰਮ: ਅਕਾਸ਼ ਕੋ, 
ਕਿਆ ਰੋਕ ਦਿਖਾਵੈ ॥੬੦॥ 
ਗੂਲਰ ਕਾ ਜੰਤੂ'। 


ਕਹਾਂ ਬਾਤ ਕਰਿ ਸਕਤ ਹੈ, 
ਤੁਮ ਤੈਸ ਅਨੰਤੂ'। 

ਦੀਨ ਅਗਯਾਨੀ ਭਿਖਕ ਹਮ, 
ਆਨਾਥ' ਪਤੰਤਰ”। 
ਸਰਬਗ ਦਾਤਾ ਤੁਮ ਸਦਾ, 
ਦਯਾ ਨਿਧਿ ਸੁਤੰਤਰ ॥੬੧॥ 
ਤੁਮ ਜੰਤੀ' ਹਮ ਜੰਤ? ਹੈਂ, 
ਨਟ ਪੁਤ੍ਰੀ ਨਜਾਈ'। 


ਗੁਰ ਤ੍ਰਾਹੀ ਤ੍ਰਾਹੀ' ॥ ੬੨॥ 


(ਪਾਣੀ ਦੀ) ਬੂੰਦ ਸਮੁੰਦਰ ਦੀ ਤੇ ਟਟਹਿਣਾ ਸੂਰਜ ਦੀ ਕਿਵੇਂ 
ਬਰਾਬਰੀ ਕਰ ਸਕਦਾ ਹੈ। 
'ਰਾਹੀ। :ਧੂੰਆਂ। 


'ਆੰਡੇ ਦੀ ਸ਼ਕਲ ਦੇ (ਪ੍ਰਚੰਡ) ਸਾਰੇ ਬ੍ਰਹਮੰਡ ਦੀ ਗੂਲਰ ਨਾਮ 
ਦੇ ਬ੍ਰਿਛ ਦੇ ਫਲ 'ਚ ਰਹਿਣ ਵਾਲਾ ਇਕ ਨਿੱਕਾ ਜਿਹਾ ਜੀਵੇ। 


ਬੇਅੰਤ ਹੋ। 

'ਯਤੀਮ। “ਗ਼ੁਲਾਮ। 

'ਵਾਜੇ ਵਜਾਉਣ ਵਾਲੇ। “ਵਾਜੇ। 
'ਨਟ ਦੀ ਪੁਤਲੀ ਵਾਂਗ। 


ਸਾਡੇ ਵੱਸ ਵਿੱਚ ਕੁਝ ਵੀ ਨਹੀਂ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਰ ਹੰਕਾਰ ਬਿਕਾਰ ਬਿਨ, 
ਲਖਿ' ਗੁਰੁ ਮੁਸਕਾਏ। 
ਕਹਸੋ ਧੰਨ ਸੋ ਸਿੱਖ ਹੈਂ, 

ਜੋ ਭੁਲ ਬਖਸ਼ਾਏ। 
ਮੁਸ਼ਕੈਂ ਬੰਧੀ ਪੇਖ ਕੈ, 
ਕਰੁਨਾ ਜਲ ਛਾਯੋ'। 

ਨਿਜ ਕਰ ਤੈ ਛੋਰਨ ਕਰੀ', 
ਧੰਨ ਧੰਨ ਅਲਾਯੋ ॥ ੬੩॥ 
ਢਿਗ ਬੈਠਾਇ ਪਹਿਨਾਯੋ, 
ਸਿਰਪਾਉਂ ਅਮੌਲੇ। 

ਗੁਰੁ ਮੁਖ ਤੇ ਬੋਲੇ ॥੬੪॥ 


੫ 


ਦੋਹਰਾ: 
ਪੁਰ ਕਰਤਾਰ ਘਰ ਪੇਮ ਚੰਦ, 

ਸੂਰਜ ਮੱਲ ਕੋ ਬਯਾਹਿ। 

ਇਸੀ ਸਾਲ ਮੈਂ ਕਰਯੋ ਗੁਰੁ, 

ਸਹਿ ਉਤਸ਼ਹਿ ਮਹਾਹਿ' ॥੬੫॥ 
ਚੌਪਈ: 

ਇਕ ਦਿਨ ਗੁਰੂ ਅਖੇਰ ਸਿਧਾਰੇ'। 
ਚਾਰਹੁਂ ਪੂਤ ਸਪੂਤ ਸੰਗਾਰੇ। 

ਕੇਤਕ ਦਿਨ ਬਾਹਰ ਹੀਰਹੇ। 

ਸੇਵ ਦਰਸ ਕਰਿ ਜਨ ਮੁਦ ਲਹੇ ॥੬੬॥ 
ਮਿਲਿ ਗੁਰੁ ਸਿੱਖ ਅਗਾਰੀ ਆਵੈਂ। 
ਅੱਗਰ ਤੈ ਅੱਗਰ ਲੈ ਜਾਵੈਂ। 

ਪੁਰ ਗੁਰਦਾਸ ਜ਼ਿਲੇ ਮੈਂ ਗਈ। 

ਬਾਰਠ ਨਾਮ ਗਾਮ ਜਹਿਂ ਹਏ ॥੬੭॥ 
ਸੀ ਚੰਦ ਦਰਸੇ ਤਹਿ ਜਾਈ। 

ਜਾਨ ਬ੍ਰਿਧ' ਨਿਜ ਭੇਟ ਚਢਾਈ। 

ਪਾਏ ਪਗ ਤਿੰਹਿ ਨਿਜ ਸੁਤ ਚਾਰੇ। 
ਅਤਿ ਸੁੰਦੂ ਦੁਤਿ ਜੇਵਰ ਧਾਰੇ ॥੬੮॥ 


'ਕਿਰਪਾ (ਕਰਕੇ ਅੱਖਾਂ ਵਿੱਚ) ਪਾਣੀ ਭਰ ਆਏ। 
।ਆਪਣੇ ਹੱਥੀਂ ਮੁਸ਼ਕਾਂ ਖੋਲ੍ਹੀਆਂ। 


625 





626 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੇਖਿ ਸ੍ਰੀ ਸਸਿ' ਦੈ ਕਰਿ ਪਯਾਰੂ। 

ਕਹਯੋ ਏਕ ਮੁਹਿ ਦੇਹੁ ਉਦਾਰੂ। 

ਗੁਰੂ ਕਹਸੋ ਲੇਵੋ ਜੋ ਚਾਹੈਂ। 

ਗਹੀ ਗੁਰਦਿੱਤੇ ਕੀ ਉਨਿ ਬਾਹੈਂ ॥੬੯॥ 

ਰਿੱਧਿ ਸਿੱਧਿ ਤਪ ਭਰੀ ਮਹਾਂਹੀਂ। 

ਸੇਲੀ ਤਾਜ' ਦਯੋ ਨਿਜ ਤਾਹੀਂ। 'ੇਲਹੀ ਤੇ ਟੋਪੀ। 
ਗੁਰਦਿੱਤਾ ਬਾਬੇ ਕਾ ਭਯੋ। 

ਯਾਹੀ ਤੈ ਬਾਬਾ ਬਿਦਤਯੋ ॥ ੭੦॥ 

ਸਿੱਖੀ ਤਲੀ ਪਹਾਰਨ ਕੇਰੀ'। ਪਹਾੜਾਂ ਦੀ ਜੜ੍ਹ ਪਾਸ ਦੇ ਇਲਾਕੇ ਦੀ ਸਿੱਖੀ। 
ਤਹਿ ਤੈ ਚਢ ਕਰਿ ਗੁਰੁ ਬਹੁ ਹੇਰੀ। 

ਸੰਗ ਸੁਭੱਟ ਥਾ ਏਕ ਹਜਾਰੂ। 

ਔਰ ਸਾਧੁ ਸਿੱਖ ਮਿਲੇ ਅਪਾਰੂ ॥ ੭੧॥ 

ਕਰੈਂ ਸੇਵ ਸਿਖ ਭੇਟ ਚਢਾਵੈਂ। 

ਆਗੇ ਤੈ ਆਗੇ ਲੈ ਜਾਵੈਂ। 

ਸਤਲੁਜ ਪਾਰ ਪਹੂਚੇ ਜਾਈ। 

ਤਾਰਾ ਚੰਦ ਮਿਲਯੋ ਨ੍ਰਿਪਿ ਆਈ ॥ ੭੨॥ 

ਪੁਰ ਬੈਲਾਸ' ਤਾਂਹਿ ਰਜਧਾਨੀ। 'ਬਿਲਾਸਪੁਰ। 

ਕਹਿਲੁਰ ਦੁਣ' ਕੋ ਪਤੀ ਮਹਾਨੀ। 'ਕਹਿਲੂਰ ਨਾਮ ਦੀ ਦੂਣ (ਦੂਣ- ਦੋ ਪਹਾੜਾਂ ਦੇ ਵਿਚਕਾਰਲਾ 


ਮੈਦਾਨ)। 
ਜਹਾਂਗੀਰ ਤੈ ਗੁਰੁ ਇਕ ਵਾਰੀ। 
ਕਾਮ ਕਰਾਯੋ ਥਾ ਤਿਸ ਭਾਰੀ ॥ ੭੩॥ 
ਤਬਿ ਤੈ ਮੁਲਾਕਾਤ ਗੁਰੁ ਕੇਰੀ। 
ਸ਼ਰਧਾ ਯੁਤ ਨ੍ਰਿਪ ਰਖਤ ਬਧੇਰੀ। 
ਦੈ ਭੇਟਾ ਨ੍ਿਪ ਅਰਜ਼ ਗੁਜ਼ਾਰੀ। 
ਭੂਮੀ ਅਤਿ ਰਮਣੀਕ ਹਮਾਰੀ ॥ ੭੪ ॥ 
ਤਲੇ ਪਹਾਰਨ ਦੇਸ ਸੁਹਾਵਨ। 
ਇਕ ਪੁਰ ਈਹਾਂ ਕਰੋ ਬਸਾਵਨ। 
ਇਕ ਦਿਸ ਸਤਲੁਜ ਦੁਤੀ ਪਹਾਰੂ। 
ਥਲ ਅਤਿ ਸੁਠ' ਹਿਤ ਸੈਰ ਸ਼ਿਕਾਰੂ । ੭੫ ॥ 
ਮਾਨ ਅਰਜ਼ ਗੁਰੁ ਤਿਸ ਦਿਸ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 627 


ਸੈਰ ਸ਼ਿਕਾਰ ਸੰਗ ਤਿਹ ਕਏ। 
ਪਿਖਿ ਗੁਰੁ ਕਿਤਾ' ਜਮੀਨ ਸੁਹਾਵਨ। 
ਕੀਰਤ ਪੁਰ ਤਹਿ ਕੀਨ ਬਸਾਵਨ ॥ ੭੬॥ 
ਸੰਨਦ' ਨ੍ਰਿਪ ਤੈ ਗੁਰੁ ਲਿਖਵਾਈ। 
ਮਾਫ਼ੀ ਪਾਂਚ ਗਰਾਮ ਕੀ ਪਾਈ। 
ਗੁਰਦਿੱਤੇ ਕੋ ਤਹਿ ਗੁਰੁ ਛੋਰਾ। 
ਆਪ ਸੁਧਾਸਰ ਅਏ ਬਹੋਰਾ' ॥ ੭੭॥ 
ਹਰਿਮੰਦਰ ਬੰਦਨ ਕਰਿ ਥਿਰੇ। 
ਹੇਤ ਸ਼ਿਕਾਰ ਕਬੀ ਬਨ ਫਿਰੇ। 
ਦਰਸ ਹੇਤ ਸੰਗਤਿ ਬਹੁ ਆਵੈ। 
ਮਨ ਬਾਂਛਿਤ ਗੁਰੁ ਤੇ ਬਰ ਪਾਵੈ ॥ ੭੮ ॥ 
ਬਿਰਧ' ਮਸੰਦ ਬੁਲੌਦ ਅਨੰਤੈ। 
ਪੀਰ ਫਕੀਰ ਅਮੀਰ ਬਿਅੰਤੈ। 
ਆਇ ਪਦਮ ਪਦ ਗੁਰੁ ਕੇ ਪਰਸੈਂ। 
ਚਖ' ਚਕੋਰ ਕਰਿ ਮੁਖ ਸਸਿ? ਦਰਸੈਂ ॥ ੭੯॥ 
ਨਿਜ ਨਿਜ ਇਛਜਯਾ ਕੇ ਅਨੁਸਾਰੈਂ। 
ਪਾਇ ਚਾਰ ਫਲ ਧਾਂਮ ਸਿਧਾਰੈਂ। 
ਕੀਰਤਿ ਗੁਰੂ ਮਾਲਤੀ ਫੂਲੀ। 
ਸਦਗੁਨ ਮਾਲ ਮਰਾਲਨ ਭੁਲੀ' ॥੮੦॥ (ਗੁਰਾਂ) ਚੰਗੇ ਗੁਣਾਂ ਰੂਪ ਹੰਸਾਂ ਦੀ ਡਾਰ ਭੁੱਲੀ ਫਿਰਦੀ ਹੈ ਭਾਵ 
ਰਹ ਗੁਰਾਂ ਦੇ ਗੁਣ ਸਾਰੇ ਸੰਸਾਰ ਵਿੱਚ ਫੈਲ ਗਏ ਹਨ। 
ਸਰਦ ਸਸੀ ਪੂਰਨ ਜੌਨ੍ਹਾਈ'। '(ਗੁਰਾਂ ਦੀ ਕੀਰਤੀ) ਸਰਦਰੁਤ ਦੀ ਪੂਰਨਮਾਸ਼ੀ ਦੇ ਚੰਦ ਦੀ 
ਲੁ ਚਾਨਣੀ ਵਰਗੀ ਉੱਜਲ ਹੈ। 
ਪਾਰਦ ਸ਼ੀ ਉਜਯਾਰੀ ਭਾਈ'। ਪਾਰੇ ਵਰਗੀ ਚਮਕਦੀ ਚੰਗੀ ਲੱਗਦੀ ਹੈ। 
ਜਹ ਕਹ ਚਹੁ ਦਿਸ ਸੁਖਦ ਸੁਹੇਲੀ। 
ਰਾਇ ਬੇਲ' ਕੈ ਖਿਰੀ ਚੰਬੇਲੀ ॥੮੧॥ 'ਮੋਤੀਏ ਦੀ ਜਾਤੀ ਦੀ ਇਕ ਵੇਲ ਜਿਸ ਨੂੰ ਸੁਗੰਧੀ ਵਾਲੇ ਚਿੱਟੇ 
ਫੁੱਲ ਲੱਗਦੇ ਹਨ। 
ਦੇਸ ਦੇਸ ਤੈ ਗੁਰੁ ਕੀ ਕਾਰੈ'। ਦਸਵੰਧ ਦੀ ਭੇਟਾ। 
ਚਲੀ ਆਇ ਕੁਛ ਵਾਰ ਨ ਪਾਰੈ। 
ਤਜੋਂ ਹੀ ਹੋਵੈ ਖਰਚ ਅਪਾਰੇ। 
ਸਿੱਖ ਮਸੰਦ ਚਲਾਵੈਂ ਕਾਰੇ' ॥੮੨॥ 
ਇਸੀ ਸਾਲ ਭਾਈ ਗੁਰਦਾਸੈ। 





628 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਨ ਤਜਿ ਲਯੋ ਗੁਰੂ ਪੁਰ ਬਾਸੈ। 

ਗਏ ਮੁਕਾਣ ਤਾਂਹਿ ਕੀ ਤਬੈ। 
ਗੋਇੰਦਵਾਲ ਮਿਲੇ ਜਨ ਸਬੈ ॥੮੨॥ 
ਜੱਲ੍ਹਨ ਸਾਧੁ ਮਿਲਯੋ ਤਹਿ ਆਈ। 
ਸਿੱਧ ਬਖਯਾਤ ਜੁ ਹੁਤੋ ਮਹਾਂਈ। 
ਕਰਾਮਾਤ ਬਹੁ ਪਿਖੀ ਪਿਖਾਈ। 
ਮਜਲ' ਫਕੀਰੀ ਗੁਰੁ ਤੈ ਪਾਈ ॥੮੪॥ 
ਬੰਦਿ ਚਰਨ ਸਿੱਖ ਹੋਇ ਪਧਾਰਾ। 
ਗੁਰੂ ਸੁਧਾਸਰ ਦਿਸ ਕਿਯ ਤਯਾਰਾ। 
ਗਾਮ ਛਾਪਰੀ, ਚੋਲ੍ਹੇ ਆਦੀ। 

ਆਵਤ ਮਗ ਬਹੁ ਪਿਖੇ ਅਬਾਦੀ ॥ ੮੫॥ 


ਜ਼ਬਰਦਸਤੀਆਂ ਅਧਿਕ ਕਰੈ ਹੈਂ ॥੮੬॥ 

ਕਈ ਹਜਾਰ ਮੁਲਾਜ਼ਮ ਸ਼ਾਹੀ। 

ਜੰਗਨ ਮੈਂ ਹਤ ਕਰੇ ਫਨਾਹੀ'। 'ਮਾਰ ਕੇ ਨਾਸ ਕਰ ਦਿੱਤੇ। 

ਸੂਬਾ ਹਤਯੋ ਜਲੰਧਰ ਵਾਰਾ। 

ਮਰੇ ਬੀਰ ਤਿਹ ਸੰਗ ਹਜ਼ਾਰਾਂ ॥੮੭॥ 

ਸ਼ਾਹੀ ਹੁਕਮ ਅਦੁਲ ਕਰੈ ਕੈ'। 'ਸ਼ਾਹੀ ਹੁਕਮ ਮੰਨਣ ਤੋਂ ਇਨਕਾਰ ਕਰਕੇ। 
ਬਸਯੋ ਸੁਧਾਸਰ ਮੈ ਪੁਨ ਐ ਕੈ। 

ਫੌਜ ਬਟੋਰੀ' ਅਬਿ ਉਨਿ ਭਾਰੀ। ।ਇਕੱਠੀ ਕੀਤੀ। 

ਖਲਕ ਮੁਰੀਦ ਕਰੀ ਨਿਜ ਸਾਰੀ ॥੮੮॥ 

ਸ਼ਾਹੀ ਮੁਲਕ ਰੋਕਨਾ ਚੈਹੈ। 

ਬਦਰ ਨੈਨ' ਬਡ ਗਦਰ? ਮਦਚੈ ਹੈ। (ਸਾਡੀਆਂ) ਅੱਖਾਂ ਤੋਂ ਉਹਲੇ ਹੋ ਕੇ। ਹਲਚਲ, ਗੜਬੜ। 
ਅਬਿ ਤੋਂ ਬੰਦੋਬਸਤ ਬਨ ਜੈ ਹੈ। 

ਫਿਰ ਪਾਛੈ ਪਛੁਤਾਵਨ ਰੈਹੈ ॥੮੯॥ 

ਔਰ ਬਾਤ ਬਹੁ ਐਸ ਸੁਨਾਈ। 

ਬਾਦਸ਼ਾਹਿ ਕੋ ਦਯੋ ਭਖਾਈ। 

ਮੁਗਲਸ ਖਾਂ ਲੌ ਬਡ ਸਰਦਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 629 


ਯਾਦ ਦਿਲਾਏ ਜੋ ਗੁਰਿ ਮਾਰੇ ॥੯੦॥ 
ਸ਼ੰਕਰ ਛੰਦ: 

ਕੋਪ ਹੋਇ ਕਰਿ ਬਾਦਸ਼ਾਹਿ ਤਬਿ, 
ਗੁਰੁ ਕੌ ਆਖਿ ਪਠਾਯੋ ਐਸ। 

ਪੀਰ ਫਕੀਰਨ ਵਾਰੀ ਰੀਤੀ, 

ਰਖੀ ਨ ਅਬਿ ਤੁਮ ਕੋਈ ਕੈਸ। 

ਕਾਜ਼ੀ ਕੀ ਤੁਮ ਸੁਤਾ ਨਿਕਾਸੀ, 
ਜਬਰਨ ਰਾਖਜੋ ਬਾਜ਼ ਹਮਾਰ। 

ਬਨਯੋ ਚਹਿਤ ਤੁਮ ਰਾਜੇ ਜਗ ਕੇ, 

ਜਾਂ ਤੇ ਸੈਨ ਬਟੇਰਤ ਭਾਰ ॥ ੯੧॥ 
ਸਾਤ ਹਜ਼ਾਰ ਹਤਯੋ ਪਹਿਲੇ ਲਰਿ, 

ਦਸ ਹਜ਼ਾਰ ਭਟ ਮਾਰਜੋ ਫੇਰ। 

ਨਾਜ਼ਮ ਆਜ਼ਮ! ਅਬਦੁੱਲਾ ਖਾਂ, 
ਸਰਦਾਰ ਹਮਾਰੇ ਮਾਰੇ ਢੇਰ। 

ਮਾਝਾ ਮੁਲਕ ਲੜਾਕਾ ਭਾਰੀ, 

ਸੋ ਤੁਮ ਰਾਖਯੋ ਸਬਿ ਅਪਨਾਇ। 

ਤਾਂ ਤੇ ਛੋਡਿ ਮੁਲਕ ਇਹੁ ਬਸਤੀ', 
ਔਰ ਨੌਰ ਕਿਤਿ ਠਹਿਰੋ ਜਾਇ ॥ ੯੨॥ 
ਨਹੀ ਤੁ ਫੌਜ ਹਮਾਰੀ ਭਾਰੀ, 

ਐਹੈ ਅਬਿ ਹੀ ਤੁਮ ਪਰ ਧਾਇ। 

ਫੇਰ ਦੁਤਰਫੋ' ਹਟਨਾ ਪੀਛੇ, 

ਮੁਸ਼ਕਲ ਬਨ ਹੈ ਅਤਿਸੈ ਆਇ। 
ਰੋਕਤ ਰਹਯੋ ਵਜ਼ੀਰ ਖਾਨ ਮੁਹਿ, 
(ਨਹੀ ਤੁ) ਅਬਿ ਲੌ ਹੋਤੀ ਇਕ ਕੀ ਏਕ। 
ਅਰਨੋ' ਲਰਨੋ ਹਰਨੋਂ ਮਰਨੋ?, 

ਕਾਮ ਫਕੀਰਨ ਕੋ ਨਹਿ ਨੇਕ' ॥੯੩॥ 
ਇਤਯਾਦਿਕ ਸ਼ਹਿ ਕੀ ਬਹੁ ਬਾਤੈਂ', 
ਸੁਨਿ ਗੁਰਿ ਕੀਨੋ ਐਸ ਵਿਚਾਰ। 
ਈਹਾਂ ਲਰਨ ਭਲਾ ਅਬਿ ਨਾਹੀ, 

ਹੈ ਸਿਰ ਪਰ ਲਾਹੌਰ ਹਮਾਰ। 





630 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਨੇ ਹੈਂ ਹਮ ਜੰਗ ਜ਼ਰੂਰੀ, 

ਭਰਨੇ ਪੇਟ ਜੋਗਨੀ ਕੇਰ। 

ਲੈਣੋ ਰਾਜ ਨ ਔਰ ਕਿਛੂ ਕੰਮ, 

ਲੀਲ੍ਹਾ ਬਾਲ ਗਈ ਪਰ ਟੇਰ' ॥੯੪॥ 'ਬਾਲ ਲੀਲ੍ਹਾ ਸਮੇਂ (ਟੇਰ) ਕਹੀ (ਗੱਲ ਕਰਨੀ) ਪੈ ਗਈ ਹੈ। 

ਤਾਂ ਤੇ ਅਬਿ ਚਲਿ ਮੁਲਕ ਮਾਲਵੇ, 

ਕਰੀਏ ਜੰਗ ਸੰਗ ਤੁਰਕਾਨ। 

ਪਰਖੈਂ ਮਲਵੱਈਯਨ ਕੋ ਰਣ ਠਾਨ। 

ਇਹੁ ਵਿਚਾਰ ਗੁਰ ਚੜ੍ਹੇ ਤਹਾਂ ਤੇ, 

ਸਹਿ ਪਰਵਾਰ ਚਮੂੰ ਨਿਜ ਭਾਰ'। 

ਹੋਇ ਉਦਾਸ ਸੁਧਾਸਰ ਵਾਸੀ, 

ਭਏ ਤਿਆਰ ਚਲਨੈ ਸੰਗਾਰ ॥ ੯੫ ॥ 

ਸਬਿ ਕੋ ਧੀਰਜ ਦੈ ਗੁਰ ਭਾਖ੍ਯੋ, 

ਹਰਿਮੰਦਰ ਕੀ ਬਾਂਹਿ ਗਹਾਇ। 

ਰੰਕ' ਬਸੈ ਜੋ ਧਨੀ ਬਸੈ ਸੋ, 

ਈਹਾਂ ਭੁਗਤਿ ਮੁਕਤਿ ਫਿਰ ਪਾਇ। 

ਜੋ ਗੁਰਪੁਰ ਕਾ ਬੁਰਾ ਚਿਤੈ ਹੈ, 

ਬਿਨੁ ਮਾਰੇ ਆਪੇ ਮਰ ਜਾਇ। 

ਇਤਯਾਦਿਕ ਬਰ ਭਗਤਿ ਗਯਾਨ ਤਰ', 'ਬਹੁਤੇ। 

ਦੈ ਸਿੱਖਨ ਕੇ ਧੀਰ ਬੰਧਾਇ ॥ ੯੬॥ 

ਚਲੇ ਗੁਰੁ ਮਗ, ਸਗਨ ਲਗਨ” ਗਨ, #ਲਗਨਾਂ ਸਗਨਾਂ ਬਾਰੇ ਗੁਰਬਾਣੀ ਅੰਦਰ ਜ਼ਿਕਰ ਆਇਆ ਹੈ: 
'ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤ ਨ ਆਵੈ ॥' 

ਚੰਗੇ ਸ਼ਗਨ ਵੀ ਬੁਰੇ ਸ਼ਗਨ ਹੋ ਕੇ ਲੱਗਦੇ ਹਨ। 

ਭਲੇ ਭਏ, ਜਨ ਜੀਤ ਜਨਾਇ। 

ਧੂਰਿ ਭੂਰਿ ਉਡਿ ਪੂਰ ਗਯੋ ਨਭ, 

ਸੂਰ ਨੂਰਿ' ਤਬਿ ਰਹਯੋ ਦਬਾਇ। 'ਸੂਰਜ ਦਾ ਚਾਨਣ। 


ਗਾਂਮ ਡਰੋਲੀ ਜਾਇ ਥਿਰਾਏ, 
ਆਏ ਸਿਖ ਹਿਤ ਸੇਵ ਉਮੰਗ ॥੯੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਪੈਂ ਹਜ' ਹਥਯਾਰ ਜ਼ਰ? ਬਹੁਧਾ”, 'ਘੋੜੇ। “ਸੋਨਾ, ਧਨ। “ਬਹੁਤ ਗਿਣਤੀ ਵਿੱਚ। 
ਨਿਸ ਦਿਨ ਗੁਰੁ ਢਿਗ ਭੀਰ ਰਹਾਇ। 

ਪਾਇ ਚਾਰ ਫਲ ਚਲਿ ਘਰ ਜਾਵੈ, 

ਬਹੁ ਦਿਨ ਰਹੇ ਗੁਰੂ ਤਿਸ ਥਾਇ। 

ਇਕ ਦਿਨ ਰੂਪਾ ਸੁੱਧੂ ਖਾਤੀ', ਤਰਖਾਣ। 

ਬੇਟਾ ਬਾਪ ਗਏ ਬਨ ਬੱਢਨ ਬਾਢ'। 'ਜੰਗਲ ਵਿੱਚ ਲੱਕੜਾਂ ਵੱਢਣ। 
ਕੂਨ੍ਹਾਂ ਭਰਿ ਜਲ ਕਾ ਸੰਗ ਲੀਓ, 'ਕਪੜੇ ਦੀ ਛੋਟੀ ਮਸ਼ਕ। (ਅ) ਕੋਰਾ ਕੁੱਜਾ। 
ਕੀਓ ਲਟਕਾਵਨ ਤਰੁ ਸੋਂ ਠਾਢਿ' ॥ ੯੮ ॥ 'ਖੜੇ ਹੋ ਕੇ। 

ਪੌਨ ਲੋਇ ਲਗ ਸਰਦ ਭਯੋ ਅਤਿ, 

ਜੇਠ ਮਾਸ ਕੋ ਕਹਿਰ ਦੁਪਹਿਰ। 

ਬਾਢਤ ਬਾਢ' ਤ੍ਰਿਖਾਤ੍ਰ” ਹੋ ਜਬਿ, ਲੱਕੜਾਂ ਵੱਢਦਿਆਂ। “ਬਹੁਤ ਪਿਆਸੇ। 
ਲਗੇ ਪੀਣ ਪਾਨੀ ਸੋ ਗਹਿਰ'। ਪਕੜ ਕੇ। 

ਅਤੀ ਸਰਦ ਪਿਖਿ ਕਹਜੋਂ ਦੁਹਿਨ ਤਬਿ, 

ਇਹੁ ਜਲ ਤੋ ਹੈ ਗੁਰ ਕੇ ਜੋਗ। 

ਐਸੇ ਜਲ ਕੇ ਪੀਵਨ ਲਾਇਕ, 

ਹਮ ਗਰੀਬ ਨਹਿ ਕਿਰਤੀ ਲੋਗ ॥ ੯੯॥ 

ਜੋ ਜੋ ਉੱਤਮ ਵਸਤ ਅਹੇ ਜਗਿ, 

ਸੋ ਸਬਿ ਲਾਇਕ ਸਤਿਗੁਰ ਕੇਰ। 

ਜਦਯਪਿ ਮਰਨ ਤਕ ਭਏ ਤ੍ਰਿਖਾ ਕਰਿ, 

ਤੌ ਭੀ ਪੀਓ ਨ ਜਲ ਉਨ ਫੇਰ। 

ਬਾਰ ਬਾਰ ਚਿਤਵੈਂ ਸਤਿਗੁਰੁ ਕੋ, 

ਕਹੈਂ ਛਕੈਂ ਕਿਤ ਤੈਂ ਗੁਰੁ ਆਨ। 

ਉਤ ਦਿਸ ਖੈਂਚ ਪੇਮ ਨੇ ਕੀਨੀ, 

ਸਰਬਗ ਗੁਰੁ ਲੀਨੋਂ ਸਬਿ ਜਾਨ ॥੧੦੦॥ 

ਬਿਰਦ ਸੰਭਾਰ ਭਗਤ ਵਤਸਲ ਨਿਜ', 


ਠਹਿਰੇ ਨਾਹਿ ਦੁਪਹਿਰੇ ਮਾਂਹਿ। 

ਚਢਿ ਡਰੋਲੀਓ' ਏਕਲ ਧਾਏ, 

ਦਾਸਨ ਰਖਯਾ ਹੇਤ ਉਮਾਹਿ। 

ਗਜ ਗੁਹਾਰ' ਸੁਨਿ ਬਿਸ਼ਨ ਧਏ ਜਿਮ, 


631 





632 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਏ ਕ੍ਰਿਸ਼ਨ ਦ੍ਰੋਪਤੀ ਹੇਤ। 

ਪਹੁੰਚੇ ਤੀਸ ਕੋਸ ਤਿਮ ਛਿਨ ਮੈਂ, 

ਮਿਸ' ਸ਼ਿਕਾਰ ਕਿਨਿ ਲਖਯੋ ਨ ਭੇਤ ॥੧੦੧॥ 

ਬਯਾਕੁਲ ਭਏ ਤ੍ਰਿਖਾਤ੍ਰ ਜਹਿੰ ਸਿਖ, 

ਬੂਝਯੋ ਜਲ ਹੈ ਕਿ ਨ ਤੁਮ ਪਾਸ?। 

ਆਏ ਦੂਰ ਸ਼ਿਕਾਰ ਕਰਤ ਹਮ, 

ਜਲ ਨਹਿ ਮਿਲਤ ਲਗੀ ਅਤਿ ਪਿਆਸ। 

ਹਰਿਗੋਬਿੰਦ ਗੁਰ ਖਰੇ ਸ੍ਹਾਰ। 

ਉਠ ਸ਼ੀਘੂ ਰੂਪੇ ਯੁਤ ਸਾਨੰਦ, 

ਬੰਦਨ ਕਰਿ ਗੁਰੁ ਤਈਂ ਉਤਾਰ ॥ ੧੦੨॥ 

ਸੁਸਕਤ ਕ੍ਰਿਖੀ ਮੇਘ ਜਨੁ ਬਰਸਯੋ', 'ਸੁਕਦੀ ਖੇਤੀ ਲਈ ਜਾਣੋ ਬੱਦਲ ਰੂਪ ਹੋ ਕੇ ਵਰ੍ਹੇ। 
ਪਾਯੋ ਸੁਧਾ' ਮ੍ਰਿਤਕ ਜਨ ਚਾਹਿ”। 'ਅੰਮ੍ਰਿਤ। “ਇੱਛਾ ਅਨੁਸਾਰ। 
ਬਸਨ ਬਿਛਾਇ ਬਿਠਾਇ ਛਾਇ ਤਰੁ, 

ਜਲ ਪਿਲਾਇ ਪੀਓ ਪੁਨ ਤਾਂਹਿ। 

ਜਲ ਐਸੋ ਕਬਿ ਪੀਓ ਨ ਆਗੇ, 

ਗੁਰੂ ਸਰਾਹਤ ਬਾਰੰਬਾਰ। 

ਜਿਨ ਕੀ ਗਾਥਾ ਅਪਰ ਅਪਾਰ ॥ ੧੦੨ ॥ 

ਦੋਹਰਾ: 

ਰੂਪੇ ਕੋ ਬਖ਼ਸ਼ੀ ਗੁਰੁ, 

ਮੰਜੀ', ਰਿਧਿ ਸਿਧਿ ਸਾਥ। 

ਸਿੱਖੀ ਭਗਤਿ ਗਯਾਨ ਦਿਢ, 

ਦੈ ਕਰਿ ਕੀਓ ਸਨਾਥ' ॥੧੦੪॥ 

ਚੌਪਈ: 

ਜਬੈ ਡਰੌਲੀ ਤੇ ਗੁਰੁ ਆਏ। 

ਪੀਛੇ ਸੁਭਟ ਅਧਿਕ ਚਢਿ ਧਾਏ। 

ਬਿਧੀਚੰਦ ਪੈਂਦੇ ਖਾਂ ਆਦਿਕ। 

ਆਇ ਪਹੂਚੇ ਢਿਗ ਸੁਖ ਸਾਧਕ' ॥੧੦੫॥ ___'ਸੁੱਖਾਂ ਨੂੰ ਦੇਣ ਵਾਲੇ (ਸਤਿਗੁਰੂ)। 
ਸੁਨਿ ਗਾਥਾ ਸਬਿ ਬਿਸਮੈਂ ਭਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 633 


ਧੰਨਯ ਸਿੱਖ ਗੁਰੁ ਧੰਨਜ ਅਲਏ। 
ਤਹਿ ਤੇ ਚਾਰ ਕੋਸ ਜਬਿ ਆਏ। 
ਪਰੀ ਨਿਸਾ ਤਿਸ ਠੌਰ ਬਿਤਾਏ ॥ ੧੦੬॥ 


ਦੇਗ! ਚਲਾਈ ਜਗਿ ਬਿਦਤਾਏ ॥ ੧੦੭॥ 
ਸਤਿਗੁਰ ਲੌਟ' ਡਰੌਲੀ ਆਏ। 

ਸੁਨਿ ਪੁਸੰਗ ਜਨ ਅਤਿ ਹਰਖਾਏ। 

ਕਹੈਂ ਪਰਸਪਰ ਸਾਹਿਬ ਐਸੋ। 

ਰੱਖਕ ਦਾਸਨ ਭਯੋ ਨ ਹੈ ਸੋ ॥੧੦੮॥ 
ਬਾਬਾ ਗੁਰਦਿੱਤਾ ਜੀ ਆਯੋ। 
ਕੀਰਤਪੁਰੋਂ, ਗੁਰਹਿਂ ਦਰਸਾਯੋ। 

ਮਿਲਯੋ ਪਰਵਾਰ ਮਹਾਂ ਮੁਦ ਪਾਈ। 

ਤਬਿ ਹੀ ਗੁਰੁਦਿੱਤੇ ਕੀ ਮਾਈ ॥ ੧੦੯॥ 
ਪਤਿ ਮੂਰਤਿ ਉਰਿ ਧਰਿ ਤਨ ਤਜ ਕੈ। 
ਗੁਰ ਪੁਰ ਬਸੀ ਜਾਇ ਮੁਦ ਭਜ ਕੈ'। 'ਅਨੰਦ ਪ੍ਰਾਪਤ ਕਰਕੇ। 
ਪੀਛੇ ਰੀਤਿ ਕਰੀ ਗੁਰੁ ਵਾਂ ਕੀ'। 'ਉਸ (ਮਾਤਾ ਜੀ) ਦੀ। 
ਅਬਿ ਲੌ ਹੈ ਸਮਾਧ ਤਹਿਂ ਤਾਂ ਕੀ ॥੧੧੦॥ 
ਪੁਨ ਗੁਰੁ ਨਿਜ ਸਬਿ ਹੀ ਪਰਵਾਰੂ। 

ਭੇਜ ਦਯੋ ਮਧ ਪੁਰ ਕਰਤਾਰੂ। 

ਆਪ ਗੁਰੂ ਤਹ ਤੈ ਸਹਿ ਸੈਨਾ। 

ਚਢ ਕਰਿ ਚਲੇ ਅੱਗੂ ਸੁਖ ਦੈਨਾ ॥ ੧੧੧॥ 
ਦੋਹਰਾ: 

ਧੌਲੇ ਕਾਂਗੜ' ਜਬਿ ਗਏ, 

ਜੋਧ ਸ਼ਾਹ ਸਰਦਾਰ। 

ਸੁਨਿ ਮਹਿਮਾ ਸਤਿਗੁਰੂ ਕੀ, 
ਮਿਲਯੋ ਆਇ ਮੁਦ ਧਾਰਿ ॥ ੧੧੨॥ 
ਚੌਪਈ: 

ਮਹਿਰ ਮਿੱਠਾ' ਜੋ ਧਾਲੀਵਾਲੂ”। 





634 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਯੋ ਚੌਧਰੀ ਬਿਦਿਤ ਬਿਸਾਲੂ। 
ਅਕਬਰ ਸ਼ਾਹਿ ਸੁਤਾ ਤਿਹ ਬਯਾਹੀ। 
ਰੂਪ ਬਲਵਤੀ ਹੁਤ ਮਹਾਂਹੀ ॥ ੧੧੩॥ 
ਦੇਸ ਪਤੀ ਮਿੱਠਾ ਤਬਿ ਭਯੋ। 

ਚੈਨ ਬੇਗ ਤਾਂ ਕੇ ਸੁਤ ਜਯੋ'। 

ਉਮਰ ਸ਼ਾਹੁ ਤਿਹ ਸੁਤ ਬਡ ਜੋਧਾ। 
ਭਯੋ ਨ੍ਰਿਪ ਦੇਸੀ ਅਨਰੋਧਾ' ॥ ੧੧੪॥ 
ਜੋਧ ਸ਼ਾਹੁ ਤਾਂ ਕਾ ਸੁਤ ਨੀਕਾ। 

ਭਯੋ ਜੋ ਗੁਰੁ ਕਾ ਸਿਖ ਅਲੀਕਾ'। 
ਸਲੇਮ ਸ਼ਾਹੁ ਭੀ ਤਿਸ ਕਾ ਭਾਈ। 
ਸੂਰਬੀਰ ਬਡ ਸਿੱਖ ਕਹਾਈ ॥ ੧੧੫॥ 


ਸ਼ਸਤ੍ਰ ਬਿਦਸਾ ਅਧਿਕ ਬਢਾਵੈਂ ॥੧੧੬॥ 
ਲੋਗ ਅਪਾਰ ਭਏ ਸਿੱਖ ਦੇਸੀ। 

ਸੰਗਤਿ ਨਿਤ ਬਹੁ ਆਇ ਬਿਦੇਸੀ। 

ਰਹੇ ਭੀਰ ਆਵੈਂ ਇਕ ਜਾਵੈਂ। 

ਗੁਰੁ ਦੋ ਵਕਤ ਦਿਵਾਨ ਲਗਾਵੈਂ ॥ ੧੧੭॥ 
ਸ਼ਸਤਰ ਬਸਤ ਅਸ੍ਹ ਅਮੋਲੇ। 

ਦਰਬ ਭੇਟ ਸਿੱਖ ਦੈਂਹ ਅਤੋਲੇ। 

ਗੁਰੂ ਸਿੰਘਾਸਨ ਪਰ ਅਸ ਸੋਹੈਂ। 

ਪੂਰਨਿ ਸਸਿ ਜਨੁ ਉਡਗਨ ਮੇਂ ਹੈਂ' ॥੧੧੮॥ 
ਸੁਰ ਸਿੱਖਨ ਮੈਂ ਇੰਦੂ ਸਮਾਨੈ। 

ਜਨੁ ਜਾਦਵ ਗਨ ਮੈਂ ਭਗਵਾਨੰ'। 

ਚਹੁੰ ਦਿਸ ਤੈ ਜਨ ਬੰਦਨ ਠਾਨੈਂ। 

ਦੌਲਤ ਅਰਪੈਂ ਬਿਬਿਧਿ ਮਹਾਨੈਂ ॥ ੧੧੯॥ 
ਸੰਗਤਿ ਕਾਬਲ ਕੀ ਤਹਿ ਆਈ। 

ਦੌਲਤ ਤਿਨ ਬਹੁ ਭੇਟ ਚਢਾਈ। 

ਤਾਰਾ ਚੰਦ ਤਖਤ ਮੱਲ ਦੋਈ। 


'ਬਹੁਤੇ ਤਾਰਿਆਂ ਵਿੱਚ ਪੁੰਨਿਆਂ ਦੇ ਚੰਦ ਵਾਂਗ। 


'ਕ੍ਰਿਸ਼ਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 635 


ਥੇ ਮਸੰਦ ਤਿਨਿ ਕੇ ਸੰਗਿ ਜੋਈ ॥੧੨੦॥ 

ਬਾਤ ਤੁਰੰਗਨ ਕੀ ਜਬਿ ਚਾਲੀ। 

ਤਿਨੈ ਸੁਨਾਈ ਬਾਤ ਬਿਸਾਲੀ। 

ਸ਼ਾਹਿ ਜਹਾਂ ਕੇ ਹੈਂ ਜੁਗ ਤਾਜੀ'। 

ਜਿਨ ਸਮ ਦੁਨੀਆਂ ਮਹਿੰ ਨਹਿ ਬਾਜੀ! 

॥੧੨੧॥ 

ਬਾਤ ਏਹੁ ਚਿਤ ਚੁਭ ਗਈ ਗੁਰੁ ਕੇ। 

ਔਰ ਸੁਦਾਗਰ ਭੀ ਆ ਢੁਰ ਕੇ'। 

ਤਿਨ ਤੈ ਅਸੂ ਬਹੁਤ ਗੁਰੁ ਲਏ। 

ਵਹਿ ਭੀ ਬਾਤ ਸੁਨਾਵਤ ਭਏ ॥ ੧੨੨ ॥ 

ਸ਼ਾਹਿ ਜਹਾਂ ਕੇ ਅਸੂਨ ਵਾਰੀ। 

ਕਹੀ ਤਰੀਫ ਉਨੈ ਜਬਿ ਭਾਰੀ। 

ਸੁਨਿ ਗੁਰੁ ਸਭਾ ਵੀਚ ਪੁਨ ਕਹਾ। 

ਹੈ ਕੋਉ ਸਿਖ ਜਾਇ ਜੋ ਤਹਾਂ ॥੧੨੨॥ 

ਜੈਸ ਕੈਸ ਵਹਿ ਤਾਜੀ ਲਯਾਵੈ। 

ਚਾਰ ਪਦਾਰਥ ਗੁਰੁ ਤੈ ਪਾਵੈ। 

ਸੁਨਿ ਗੁਰ ਬੈਨ ਔਰ ਚੁਪ ਰਹੇ। 

ਬਿਧੀ ਚੰਦ ਉਠਿ ਗੁਰ ਪਦ ਗਹੇ ॥ ੧੨੪॥ 

ਕਹਯੋ ਕਿਰਪਾ ਜੇ ਰਾਵਰਿ ਪਾਵੈ। 

ਗਿਰ ਕੌ' ਮਸ਼ਕ2 ਉਠਾਇ ਲਯਾਵੈ। 'ਪਹਾੜ ਨੂੰ। 'ਮੱਛਰ। 
ਗੁਰੁ ਕਹਯੋ ਤੁਮ ਹੋ ਸਬਿ ਲਾਯਕ। 

ਹਨੂ ਜਥਾ ਰਘੁਬਰ ਕੇ ਪਾਯਕ' ॥ ੧੨੫ ॥ 'ਜਿਵੇਂਰਾਮ ਚੰਦਰ ਦੇ ਸੇਵਕ ਹਨੂਮਾਨ (ਹੋਏ ਹਨ)। 
ਪੁਨ ਬਿਧੀਏ ਭਾਖਜੋ ਕਰ ਜੋਰੇ। 

ਕਹਾਂ ਸ਼ਾਹਿ ਕੇ ਇਹ ਜੁਗ ਘੋਰੇ। 

ਜੇ ਸਹਾਇਤਾ ਰਾਵਰ ਪਾਉਂ। 

ਰਵਿ ਮਘਵਾ ਕੇ ਅਸੂ ਲਿਆਊਂ ॥ ੧੨੬॥ 'ਸ਼ੂਰਜ ਤੇ ਇੰਦਰ ਦੇ ਘੋੜੇ। 
ਸੁਨਿ ਖੁਸ਼ ਹੂੰ ਗੁਰੂ ਆਗਯਾ ਦੀਨੀ। 

ਜਾ ਲਾਹੌਰ ਤਿਨ ਇਹ ਬਿਧਿ ਕੀਨੀ। 

ਉਤਰਜਯੋ ਜੀਵਣ ਖਾਤੀ' ਸਿਖ ਕੇ। 

ਲਯਾਵੇ ਘਾਸ ਅਤੀ ਸੁਠ ਪਿਖ ਕੇ ॥੧੨੭॥ 





636 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ਾਹੀ ਤਬੇਲੇ ਬੇਚੇ ਜਾਏ। 

ਮਿਲੇ ਜੋ ਕਰੇ ਖਰਾਯਤ ਖਾਏ'। 'ਪੁੰਨ ਕਰ ਕੇ (ਫੇਰ ਆਪ।) ਖਾਂਦਾ ਹੈ। 

ਨੀਤ ਦਰੋਗਾ ਖੁਸ਼ ਹੈ ਲੇਵੈ। 

ਉਨ ਹੀ ਘੋਰਨ ਕੋ ਵਹਿ ਦੇਵੈ ॥੧੨੮॥ 

ਇਕ ਦਿਲਬਾਗ ਦੁਤੀ ਗੁਲਬਾਗ। 

ਘਾਸ ਖਾਇ ਵਹਿ ਹੈਂ ਬਾਗ ਬਾਗ'। 

ਨਿਸ ਕਾ ਉਗਜਯਾ ਖੁਰਚ ਕਰਿ ਲਯਾਵੈ। 

ਮਣੀ ਬਡੂਰਯ ਸਮ' ਜੁ ਸੁਹਾਵੈ ॥ ੧੨੯॥ 

ਕਰੈ ਸੇਵ ਗੁਰੁ ਕੇ ਅਸੂ ਜਾਨੀ। 

ਉਰਿ ਗੁਰੁ ਮੂਰਤਿ ਮੁਖਿ ਗੁਰਬਾਨੀ। 

ਨਿਤ ਪ੍ਰਤਿ ਅਤਿ ਸੁਨ ਲਯਾਵੈ ਘਾਸੂ। 

ਬੇਚੇ ਜਾਇ ਦਰੋਗੇ ਪਾਸੂ ॥ ੧੩੦॥ 

ਬਾਤੇ' ਐਸੀ ਮੀਠੀ ਮੀਠੀ। 

ਕਰੈ, ਜੁ ਸੁਨਿ ਹੂ ਮੋਹਿਤ ਨੀਨੀ'। 

ਇਕ ਦਿਨ ਘਾਸ ਨ ਇਨ ਪਹੁੰਚਾਯੋ। 

ਔਰ ਘਾਸ ਨਹਿੰ ਅਸ੍ਹਨ ਖਾਯੋ ॥ ੧੩੧॥ 

ਸੌਂਧੇ ਖਾਨ ਦਰੋਗੇ ਜਾਨਾ। 

ਬਿਧੀਏ ਕੋ ਬੁਲਾਇ ਸਨਮਾਨਾ। 

ਨੌਕਰ ਰਾਖ ਲਯੋ ਨਿਜ ਪਾਸੈ। 

ਲਯਾਵਨ ਹਿਤ ਨਿਤ ਅਸੂਨ ਘਾਸੈ ॥ ੧੨੨ ॥ 

ਬਿਧੀਆ ਘਾਸ ਤਿਨੈ ਨਿਤ ਡਾਰੇ। 

ਬਿਬਿਧਿ ਸੇਵ ਕਰਿ ਪਾਦ ਜੁਹਾਰੇ'। (ਘੋੜਿਆਂ ਦੇ) ਪੈਰਾਂ 'ਤੇ ਨਮਸਕਾਰ ਕਰਦਾ ਹੈ। 

ਸਾਚੇ ਪਾਤਿਸ਼ਾਹਿ ਕੇ ਘੋਰੇ। 

ਲਹੇ' ਚਿੱਤ ਮੈਂ ਕਹੇ ਬਹੋਰੇ: ॥ ੧੩੨ ॥ 'ਜਾਣ ਕੇ। “ਬਾਰ ਬਾਰ। 

ਦੇਖਿ ਦਰੋਗਾ ਸੰਗੀ ਔਰੈਂ। 

ਖੁਸ਼ ਹੋਹਿੰ ਸੁਨਿ ਬਾਤਾਂ ਗੋਰੈ”। 'ਚੰਗੀਆਂ। 

ਲੋਗ ਤਬੇਲੇ' ਮੈਂ ਥੇ ਜੇਤੇ। 'ਤਵੇਲਾ- ਲੈਮਾਰੱਸਾ, ਜਿਸ ਨਾਲ ਘੋੜੇ ਬੰਨ੍ਹੇ ਜਾਣ, (ਭਾਵ - 
ਅਸਤਬਲ। (ਅ) ਅਸੂਹ ਸ਼ਾਲਾ, ਘੋੜੇ ਬੰਨ੍ਹਣ ਦੀ ਥਾਂ। 

ਰਹੈਂ ਖੁਸ਼ੀ ਬਿਧੀਏ ਪਰ ਤੇਤੇ ॥ ੧੨੪ ॥ 

ਮਿਲੈ ਨੌਕਰੀ ਜੇਤਿਕ ਇਨੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 637 


ਕਰਿ ਪ੍ਰਸ਼ਾਦ ਖੁਲਾਵੈ ਤਿਨੈ ॥ ੧੩੫ ॥ 

ਦੋਹਰਾ: 

ਖੰਗਰ' ਇਕ ਨਿਤ ਘਾਸ ਮੈਂ, ਰਾਖੇ ਲਜਾਇ ਆਵੇ ਦੀ ਅੱਗ ਨਾਲ ਬਹੁਤੀਆਂ ਇੱਟਾਂ ਦਾ ਪੰਘਰ ਕੇ ਬਣਿਆ 
ਰਨ ਹੋਇਆ ਪੱਥਰ ਦੇ ਅਕਾਰ ਦਾ ਭਿੱਕਾ। 


ਅਰਧ ਨਿਸਾ ਕੌ ਬੁਰਜ ਚਢਿ, ਫੈਂਕੇ ਬੀਚ 

ਦਰਯਾਇ ॥ ੧੩੬ ॥ 

ਉਛਰਤ ਕੇਊ ਮੱਛ ਇਹ, ਲੋਗਨ ਰਾਖਯੋ ਜਾਨ। 

ਬਿਧੀ ਚੰਦ ਸਬਿ ਭੇਤ ਲਿਯ, ਕਰ ਕੈ ਸੇਵ ਮਹਾਨ 

॥੧੩੭॥ 

ਚੌਪਈ: 

ਭਯੋ ਮਾਤਬਰ' ਦਰੋਂਗੇ ਕੇਰੋ। ਇਤਬਾਰ ਯੋਗ, ਭਰੋਸੇ ਯੋਗ। 
ਔਰ ਲੋਗ ਬਸ ਕਰੇ ਬਧੇਰੋ। 

ਇਕ ਦਿਨ ਮਹਫਲ ਉਨੈ ਜਮਾਈ'। (ਸਾਰਿਆਂ ਦਾ) ਇਕੱਠ ਬੁਲਾਇਆ। 
ਬਿਧੀਏ ਬਹੁਤ ਸ਼ਰਾਬ ਪਿਲਾਈ ॥ ੧੩੮ ॥ 

ਭਏ ਬਿਹੋਸ਼ ਨੀਂਦ ਤਿਨਿ ਆਈ। 

ਜਾਨਯੋ ਸਤਿਗੁਰ ਭਯੋ ਸਹਾਈ। 

ਤਬਿ ਬਿਧੀਏ ਧਰਿ ਦ੍ਰਿੜਤਾ ਭਾਰੀ। 

ਜੇਬ ਦਰੋਗੇ ਤੈ ਕਢਿ ਤਾਰੀ' ॥੧੩੯॥ 'ਕੁੰਜੀ। 

ਤਾਲਾ' ਖੋਲ੍ਹਿ ਕਢਯੋ ਅਸਬਾਬ। 'ਜਿੰਦਾ। 

ਜ਼ੇਵਰ ਜ਼ੀਨ ਜੁ ਜਰਯੋ ਜਰਾਵ'। 'ਜੜਾਊ ਜੜੇ ਗਹਿਣੇ ਤੇ ਕਾਠੀ। 
ਡਾਰਿ ਅਸਹ ਪਰ ਗੁਰੂ ਮਨਾਯੋ। 

ਦੈ ਲਗਾਮ ਹਯ ਉਪਰ ਆਯੋ ॥ ੧੪੦ ॥ 

ਇਤ ਉਤ ਫੇਰਿ ਛੇਰਿ ਕਿਯ ਤਯਾਰਾ। 

ਬੁਰਜ ਚਢਾ ਇਕ ਚਾਬਕ ਮਾਰਾ। 

ਉਛਰਿ ਅਸੂ ਸਰਤਾ ਮੈਂ ਪਰਾ'। 

ਤਰ ਕਰਿ ਪਾਰ ਨਦੀ ਜਾ ਖਰਾ ॥੧੪੧॥ 

ਹੁਤੋਂ ਕਿਲੇ ਕੇ ਨੀਚੇ ਨਾਲਾ। 

ਤਬਿ ਬਹਤੋ ਜਨ ਲਖਤ ਬਿਸਾਲਾ। 

ਤਾ ਮੈਂ ਅਸੂ ਜਬੈ ਥਾ ਗਿਰਾ। 

ਪਹਿਰੂ ਜਾਨਯੋ ਮੱਛ ਉਛਰਾ ॥ ੧੪੨ ॥ 





638 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਧੀ ਚੰਦ ਆਨੰਦ ਸੋਂ, 

ਲੈ ਦਿਲਬਾਗ ਤੁਰੰਗ। 

ਧੌਲੇ ਕਾਂਗੜ ਗ੍ਰਾਮ ਆ, 

ਅਰਪਯੋ ਗੁਰਹਿ ਉਮੰਗ ॥ ੧੪੨ ॥ 

ਬਿਧੀਏ ਕੋ ਗੁਰਿ ਰਿੱਧਿ ਸਿੱਧਿ, 
ਬਖਸ਼ਯੋ ਭਗਤੀ ਗਯਾਨ। 

ਟਹਲ ਕਰਾਈ ਅਸੂਹ ਕੀ, 

ਪੇਖਿ ਮਹਾਂ ਮੁਦ ਠਾਨ ॥ ੧੪੪ ॥ 

ਚੌਪਈ: 

ਅਬਿ ਲਹੌਰ ਕੀ ਸੁਨ ਲਿਹੁ ਬਾਤੈਂ। 

ਜਗੇ ਲੋਗ ਹੋਈ ਪੁਭਾਤੈ। 

ਘੋਰਾ ਨਹਿ ਪਿਖਯੋ ਘੁਰਸਾਰੈਂ”। 

ਭਯੋ ਕਹਿਰ ਸਬਿ ਹਹਿਰ' ਵਿਚਾਰੈਂ ॥੧੪੫॥ 
ਦ੍ਰਾਰ ਕਿਵਾਹ' ਨ ਉਘਰਜਯੋ? ਕੋਈ। 

ਲਗੀ ਨ ਸੰਨ੍ਹ ਗਯੋ ਕਿਤ ਹੋਈ। 

ਕੈ ਨਭ' ਚਢਯੋ ਕਿ ਧਰ ਮੈਂ ਗਡਯੋ। 

ਨਹਿ ਸੁਰਾਖ' ਕਿਤ ਪਿਖੀਅਤ ਬਢਯੋ ॥ ੧੪੬ ॥ 
ਸੁਨ ਕਰਿ ਸ਼ਾਹਿ ਕੋਪ ਹੂ ਕਹਾ। 

ਮਮ ਹਯ ਰਖ ਸਕ ਹੈ ਕੋਉ ਕਹਾਂ। 

ਖੋਜ' ਨਿਕਾਰੋ ਫੌਜ ਚਢਾਵੋ। 

ਜਿਹ ਢਿਗ ਹੋਇ ਤਿਸੈ ਰਾਹਿ ਲਯਾਵੋ ॥੧੪੭॥ 
ਦੁਰਗ ਬੁਰਜ ਤੇ ਅੱਗੂ ਸੁਰਾਕ'। 

ਨਹਿ ਨਿਕਸੇ ਹਾਰੇ ਸਬਿ ਤਾਕ'। 

ਜਾਇ ਸ਼ਾਹਿ ਢਿਗ ਅਰਜ਼ ਗੁਜ਼ਾਰੀ। 

ਚੋਰ ਫਰਿਸ਼ਤਾ ਹੂ ਕੋ ਭਾਰੀ ॥ ੧੪੮ ॥ 
ਬੁਰਜ ਚਢਾਇ ਕੁਦਾਇ ਦਰਿਆਏ। 

ਜਲ ਹੀ ਜਲ ਲੈ ਗਯੋ ਕਿਥਾਏਂ। 

ਅੰਹ ਸੁਰਾਕ ਨ ਨਿਕਸਤ ਕਹੀਂ। 

ਬੋਲੇ ਸ਼ਾਹਿ ਨਜੂਮੀ ਤਹੀਂ ॥੧੪੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 639 


ਡਾਰੇ ਰਮਲ' ਤਿਨੇ ਭੀ ਘਨੇ। 

ਗੁਰਿ ਬੁਧਿ ਫੇਰੀ ਰਹਿਂ ਅਨਬਨੇ। 

ਇਤ ਗੁਰ ਸੈਨਾ ਸਹਿ ਸਿਖ ਸੂਰੇ। 

ਪੇਖਿ ਤੁਰੰਗ ਉਮੰਗਹਿੰ ਪੂਰੇ ॥ ੧੫੦ ॥ 
ਬਿਧੀ ਚੰਦ ਤੈ ਗਾਥਾ ਸੁਨਿ ਸੁਨਿ। 

ਸਾਧੁ ਸਾਧੁ' ਕਹਿੰ ਬਡ ਬੁਧਿ ਗੁਨਿ ਗੁਨਿ। 
ਹਸ ਹਸ ਕਹੈਂ ਗੁਰੂ ਤੂੰ ਐਸੇ। 
ਹਨੂੰਮਾਨ ਰਘੁਬਰ ਢਿਗ ਜੈਸੇ । ੧੫੧॥ 
ਪੈ ਦਿਲਬਾਗ ਤਯਾਗ ਤ੍ਰਿਣ ਦਾਨਾ। 

ਤਜੈ ਨੈਨ ਤੈ ਨੀਰ ਮਹਾਨਾ। 

ਨਿਜ ਜੋੜੀ ਕੇ ਹਯ ਕੋ ਚਹਜੋ। 

ਗੁਰਿ ਸੁਬੱਗਸ ਜਾਨਿ ਤਬਿ ਕਹਯੋ ॥ ੧੫੨॥ 
ਭਾਈ ਬਿਧੀਏ ਦੂਸਰ ਤਾਜੀ। 

ਲ੍ਯਾਵੋ ਤਬਿ ਹੈ ਇਹੁ ਅਸ ਰਾਜੀ। 

ਐਸੇ ਹੀ ਦੂਸਰ ਤਹਿ ਹੂ ਹੈ। 

ਅਤਿ ਸੰਤਾਪ ਉਭੈ ਮਨਿ ਪੈ ਹੈ ॥ ੧੫੨॥ 
ਕੈ ਇਸ ਕੋ ਅਬਿ ਵਹੀਂ ਪੁਚਾਵੋਂ। 

ਨਹੀਂ ਤਾਂ ਉਸ ਕੋ ਈਹਾਂ ਲਯਾਵੋਂ। 

ਪੁਨ ਬਿਧੀਏ ਨਿੰਮ੍ ਹੂ ਕਹਾ। 

ਸੋਊ ਬਨੈ ਜੋ ਰਾਵਰ ਚਹਾ ॥ ੧੫੪ ॥ 
ਕੌਨ ਬਾਤ ਐਸੀ ਜਗ ਮਾਂਹੀਂ। 

ਚਹੋਂ ਜੁ ਆਪ ਸੁ ਬਨ ਹੈ ਨਾਹੀਂ। 

ਰਾਵਰ ਕੀ ਸਹਾਇਤਾ ਸੰਗੂ। 

ਐਹੈ ਈਹਾਂ ਦੁਤੀ ਤੁਰੰਗੂ ॥ ੧੫੫॥ 
ਚਲਨ ਲਗੇ ਜਬਿ ਗੁਰਿ ਪਦ ਬੰਦੇ। 

ਥਾਪੀ ਦੈ ਗੁਰੁ ਹੋਇ ਅਨੰਦੇ। 

ਕਹਸੋ ਜੈਸ ਤੂੰ ਚਹਿਤ ਸੁ ਹੋਊ। 

ਤੁਵ ਕ੍ਰਿਤ ਬਿਘਨ ਨ ਪਰ ਹੈ ਕੋਊ ॥੧੫੬॥ 
ਲੈ ਬਰ ਬਿਧੀ ਚੰਦ ਮਗ ਪਯੋ। 
ਪਹੁੰਚਤ ਜਾਇ ਲਾਹੌਰਹਿਂ ਭਯੋ। 





640 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਕਾ ਸਿੱਖ ਬਹੋੜੂ ਨਾਮੀ। 

ਹੁਤੋ ਬਜ਼ਾਜ਼ ਖੱਤਰੀ ਜਾਮੀ' ॥ ੧੫੭॥ 
ਤਿਸ ਕੇ ਘਰ ਬਿਧੀਆ ਤਬਿ ਗਯੋ। 

ਸੋ ਭੀ ਪੇਖਿ ਖੁਸ਼ੀ ਅਤਿ ਭਯੋ। 

ਜਾਨਿ ਨਿਕਟ ਵਰਤੀ ਗੁਰ ਕੇਰੋ। 

ਸੇਵਾ ਕੀਨੀ ਤਾਂਹਿ ਬਧੇਰੋ ॥੧੫੮॥ 
ਗੁਰਿ ਮਹਿਮਾ ਦੋਊ ਮਿਲਿ ਗਾਵੈਂ। 

ਔਰ ਸਿੱਖਨ ਕੋ ਸਿਦਕ ਦਿਢਾਵੈਂ। 
ਹਿੰਦੁਸਤਾਨੀ ਪੋਸ਼ਸ਼' ਸਾਰੀ। 

ਬਨਵਾਈ ਬਿਧੀਏ ਇਕ ਭਾਰੀ ॥ ੧੫੯ ॥ 
ਭੇਸ ਨਜੂਮੀ ਖੋਜੀ ਧਰਿ ਕੈ'। 

ਥਿਰਯੋ ਜਾਇ ਢਿਗ ਦੁਰਗਹਿ ਦਰ ਕੈ'। 
ਲੋਗ ਰਮਲੀਆ ਲਖਿ' ਬਹੁ ਆਏ। 

ਜੋ ਬੂਝੈ ਤਿਹ ਪਤੇ ਲਗਾਏ ॥ ੧੬੦॥ 
ਸੁਨਿ ਮਹਿਮਾ ਦਰੋਗਾ ਭੀ ਅਯੋ। 

ਕਰਿ ਪਰੀਖਿਆ ਢਿਗ ਸ਼ਾਹਿ ਲੈਗਯੋ। 
ਤਸਲੀਮਾਤ ਕਾਇਦੇ ਸੰਗ'। 

ਜਾਇ ਸ਼ਾਹਿ ਕੋ ਕਰੀ ਨਿਸੰਗ ॥ ੧੬੧॥ 
ਧਯਾਨ ਗੁਰੂ ਕਾ ਬਿਧੀਏ ਧਰਾ। 

ਨਾਹਿਂ ਪਛਾਨਨ ਕਾਹਿਂ ਸੁ ਕਰਾ। 

ਸ਼ਾਹਿ ਸਰੂਪ ਲਿਬਾਸ ਨਿਹਰ ਹੈ। 

ਕਹਸੋ ਬਿਦੇਸੀ ਨਰ ਤੂੰ ਭਰ ਹੈਂ! ॥ ੧੬੨॥ 
ਜੋ ਤੂੰ ਪਤਾ ਅਸ੍ਹ ਕਾ ਦੈ ਹੈਂ। 

ਤੌ ਇਕ ਲਾਖ ਰਜਤਪਣ' ਪੈ ਹੈਂ। 

ਔਰ ਇਨਾਮ ਭਿ ਅਧਿਕ ਲਹੈ ਹੈਂ। 

ਆਗੇ ਕੋ ਇਜ਼ਤ ਬਨ ਜੈ ਹੈ ॥੧੬੩॥ 
ਸੁਨਿ ਬਿਧੀਏ ਮਨਿ ਗੁਰੂ ਮਨੈ ਕੈ। 

ਬਾਤੈਂ ਬਿਬਿਧਾ' ਸਾਚ ਦਿਢੈ ਕੈ। 

ਫਾਰ ਡਾਰ' ਦਸਹੂੰ ਦਿਸ ਪਿਖ ਕੈ। 

ਗਿਨ ਗਿਨਾਇ ਕਛੁ ਅਟਪਟ ਲਿਖ ਕੈ 


'ਪੁਸ਼ਾਕ। 
'ਬੁਣਾ ਕੇ। 


'ਕਿਲ੍ਹੇ ਦੇ ਬੂਹੇ ਕੋਲ ਜਾ ਬੈਠਾ। 
ਜੋਤਸ਼ੀ ਜਾਣ ਕੇ। 


।ਨਮਸਕਾਰ (ਚੰਗੇ) ਢੰਗ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 641 


॥੧੬੪॥ 

ਅੰਗ ਤੁਰੰਗ ਰੰਗ ਢੰਗ ਭਾਏ'। 

ਜਿਤਕ ਯਾਦ ਥੇ ਪਤੇ ਲਗਾਏ। 

ਸੁਨਿ ਯਕੀਨ ਮਨ ਸਬਿਹਨਿ ਆਯੋ। 
ਖੁਸ਼ੀ ਭਏ ਮਾਨੋ ਹਯ ਪਾਯੋ ॥੧੬੫॥ 
ਪੁਨ ਬਿਧੀਏ ਬਿਧਿ ਅਪਨੀ ਲਾਈ। 
ਕਹਸੋ ਚੋਰ ਅਸ੍ਹ ਦੇਹੁ ਦਿਖਾਈ। 

ਪੈ ਵਹਿ ਨੌਰ ਮੁਝੈ ਇਕ ਵਾਰੀ। 

ਗਯੋਂ ਜਹਾਂ ਤੈ ਦੇਹੁ ਦਿਖਾਰੀ ॥ ੧੬੬॥ 
ਜਜੋਂ ਮੈਂ ਕਹੋਂ ਕਰੋ ਤੁਮ ਸਬੀ। 

ਤੌ ਤੁਰੰਗ ਮਿਲਿ ਜੈਹੈ ਅਬੀ। 

ਸੁਨਿ ਪਤਿਸ਼ਾਹਿ ਦਰੋਗੇ ਤਾਈਂ। 

ਕਹਸੋ ਕਰੋ ਜੋ ਏਹੁ ਕਰਾਈ ॥ ੧੬੭॥ 
ਮਾਨਿ ਹੁਕਮ ਬਿਧੀਏ ਕੋ ਵਾਹੀਂ'। 

ਲੈ ਗਏ ਸੰਗ ਤਬੇਲੇ ਮਾਹੀਂ। 

ਜਿਮ ਇਨ ਕਹਜੋ ਤਿਮੈਂ ਉਨਿ ਕੀਨੇ। 
ਗੁਰਿ ਮਾਯਾ ਕੀਨੇ ਮਤਿ ਹੀਨੇ ॥੧੩੮॥ 
ਬਿਧੀਏ ਕਹਾ ਗਯੋ ਅਸੂ ਜੈਸੇ। 

ਸਭੀ ਸਬੱਬ ਬਨਾਵੋਂ ਤੈਸੇ। 

ਤਬਿ ਉਨਿ ਆਧੀ ਨਿਸਾ ਬਿਤਾਏ। 
ਜੰਦੇ ਸਬਿ ਦਰਵਾਜਨ ਲਾਏ ॥ ੧੬੯ ॥ 
ਕੁੰਜੀ ਸਬਿ ਬਿਧੀਏ ਕੋ ਦਈ। 

ਜਹਿਂ ਤਹਿ ਦਿਯੇ ਸੁ ਲਾਇ ਸਬਿ ਤਈਂ। 
ਪੁਨ ਉਨਿ ਅਸੂ ਗੁਲਬਾਗ ਨਿਕਾਰਾ। 
ਜੀਨ ਪਵਾਇ ਦੀਨ ਕਰਿ ਤਯਾਰਾ ॥ ੧੭੦॥ 
ਕਹਿਤ ਸੁਨਤ ਲਾਰੇ ਬਹੁ ਦੇਤੈਂ। 

ਘੋਰਾ ਪਕਰਜੋ ਹੋਇ ਸੁਚੇਤੈ। 

ਗੁਰੂਅਨ ਕੋ ਮਨ ਮੈਂ ਧਰਿ ਧਯਾਨਾ। 
ਪੁਨ ਤੁਰੰਗ ਪਦ ਬੰਦਨ ਠਾਨਾ ॥ ੧੭੧॥ 





642 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਤ ਉਤ ਫੇਰਜੋ ਦੋ ਇਕ ਵਾਰੇ। 

ਉਚੇ ਸੁਰ ਤਬਿ ਸਬਿਨਿ ਸੁਨਾਯੋ। 

ਸੁਨੋ ਖੋਜ ਮੈਂ ਆਛੇ ਪਾਯੋ ॥੧੭੨॥ 
ਬਿਧੀਆ ਨਾਮ ਚੋਰ ਲੈ ਗਜੋ। 
ਹਰਿਗੋਬਿੰਦ ਗੁਰ ਢਿਗ ਪਹੁੰਚਯੋ। 

ਦੇਸ ਮਾਲਵੇ ਕਾਂਗੜ ਗਾਮੂ। 

ਹੈ ਦਿਲਬਾਗ ਖੜੋ ਗੁਨ ਧਾਮੂ ॥ ੧੭੨ ॥ 
ਯਹਿ ਸੁਨਿ ਸਬਿ ਕੇ ਮਨ ਹਰਖਾਏ। 
ਜਾਨਯੋ ਦਿਢ ਅਬਿ ਹਯ ਮਿਲ ਜਾਏ। 
ਪੁਨ ਬਿਧੀਏ ਨੇ ਐਸੇ ਕਹਾ। 

ਪ੍ਰਥਮ ਅਸੂ ਵਿਚ ਨੌਕਰੀ ਲਹਾ ॥ ੧੭੪ ॥ 
ਖੋਜ ਬਤਾਵਨ ਕਾ ਅਬਿ ਲਾਖੋ'। 

ਸ਼ਾਹਿ ਰੁਪੱਯਾ ਦੇਨਾ ਭਾਖੋ। 

ਅਬਿ ਲੌ ਕੌਡੀ ਦੀਨੀ ਨਾਹੀਂ। 

ਇਸ ਬਾਬਤ ਲੈ ਚਲਯੋ ਯਾਹੀਂ' ॥ ੧੭੫॥ 
ਔਰ ਇਨਾਮ ਜੋ ਦੇਨੋ ਕਹਾ। 

ਸੋ ਕਰਜਾ ਮਮ ਸ਼ਹਿ ਸਿਰ ਰਹਾ। 

ਚਹਿਤ ਜੁ ਭਲਾ ਪਚਾਇ ਸੁ ਦੈਹੇਂ। 

ਨਤੁ ਲੇਖਾ ਦਰਗਹਿ ਵਿਚ ਲੈਹੇਂ ॥੧੭੬॥ 
ਅਸ ਕਹਿ ਚਾਬਕ ਹਯ ਕੋ ਮਾਰਾ। 

ਬੁਰਜ ਚਢਾਇ ਨਦੀ ਵਿਚ ਡਾਰਾ ॥੧੭੭॥ 
ਦੋਹਰਾ: 

ਬਿਧੀਏ ਦੂਸਰ ਅਸੂ ਭੀ, 
ਹਿਕਮਤ ਅਮਲੀ ਸੰਗ'। 

ਲਯਾਇ ਦਯੋ ਜਬਿ ਗੁਰੂ ਕੌ, 

ਤਬਿ ਗੁਰਿ ਸਾਥ ਉਮੰਗ ॥ ੧੭੮॥ 

ਨਿਜ ਭੁਜ ਮੈਂ ਭਰਿ ਤਾਹਿਂ ਕੋ, 
ਛਾਤੀ ਸੰਗ ਲਗਾਇ। 

ਛੀਨਾ' ਸੀਨਾ? ਗੁਰੁ ਕਾ, 'ਬਿਧੀ ਚੰਦ ਦਾ ਗੋਤ। “ਛਾਤੀ, ਦਿਲ। 
ਦੀਨਾ ਬਰ ਅਧਿਕਾਇ ॥ ੧੭੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਪਈ: 

ਬਿਧੀਏ ਗੁਰਿ ਪਦ ਸੀਸ ਲੁਠਾਯੋ'। 
ਜਰਾ ਨ ਅਪਨਾ ਆਪ ਜਨਾਯੋ। 
ਪੁਨ ਅਸ ਲਯਾਵਨ ਕੀ ਸੁਨਿ ਗਾਥਾ। 


ਬਿਧੀਏ ਤੈ, ਬਿਧਿ' ਬਿਬਿਧਿ” ਸੁ ਪਾਥਾ” 


॥੧੮੦॥ 

ਜੋਧ ਸ਼ਾਹ ਸੰਗ ਬਾਤੈਂ ਕਰਿ ਕਰਿ। 
ਹਸੈਂ ਅਧਿਕ ਸਤਿਗੁਰੁ ਮੁਦ ਭਰਿ ਭਰਿ। 
ਜੋ ਜੋ ਸੁਨੈ ਗੁਨੈ ਪੁਨ ਹਸੈਂ। 


ਬਢਯੋ ਹਾਸਰਸ ਤਹਿਂ ਸਹਿ ਰਸੈਂ' ॥੧੮੧॥ 


ਪੁਨ ਉਤਸ਼ਵ ਗੁਰ ਬਡ ਕਰਵਾਯੋ। 
ਪੰਚਾਮ੍ਰਿਤ' ਬਹੁ ਸਬਿਨਿ ਛਕਾਯੋ। 

ਦੋਨੋ ਹਯ ਇਕਠੇ ਬੰਧਵਾਏ। 

ਮਿਲੇ ਤੁਰੰਗ ਉਭੈ ਮੁਦ ਪਾਏ ॥ ੧੮੨॥ 
ਜਾਨ ਭਾਈ' ਇਕ ਨਾਮ ਸੁਹੇਲਾ”। 

ਜਿਨੈ ਸੁਹਾਯੋ ਸਬੈ ਤਵੇਲਾ। 

ਗੁਰੁ ਦਿਵਾਂਨ ਮੈਂ ਜੋਧੇ ਸਾਰੇ। 

ਭਰੇ ਬੀਰਰਸ ਥਿਰੇ ਉਦਾਰੇ ॥੧੮੩॥ 
ਤਬ ਬਿਧੀਏ ਕਰਿ ਜੋਰਿ ਬਖਾਨਾ। 

ਅਬ ਹੂੰ ਹੈ ਸੰਗ੍ਰਾਮ' ਮਹਾਨਾ। 
ਸ਼ਾਹਿਜਹਾਂ ਬਹੁ ਚਮੂੰ' ਚਢੇ ਹੈ। 

ਯਾ ਮੈਂ ਸੰਸਾ ਜਰਾ ਨ ਐਹੈ ॥੧੮੪॥ 
ਅਪਨੇ ਕਰੋਂ ਜੰਗ ਕੇ ਤਯਾਰੇ। 

ਜੰਗ ਹੇਤ ਥਲ ਪਿਖੋ ਉਦਾਰੇ। 

ਜੋਧ ਸ਼ਾਹ ਤਬ ਅਰਜ਼ ਗੁਜ਼ਾਰੀ। 

ਸਾਤ ਕੋਸ ਹੈ ਜਲ ਥਲ' ਭਾਰੀ ॥੧੮੫॥ 
ਕੋਸਨ ਲੰ ਚੌਤਰਫੇ ਜੰਗਲ। 

ਹੇਤ ਉਦੰਗਲ' ਦਾਯਕ ਮੰਗਲ। 

ਨਹਿ ਜਲ ਸੱਤ੍ਰਨ ਕੋ ਕਹਿ ਮਿਲ ਹੈ। 

ਹੈ ਇਕ ਹੀ ਨਾਂ ਸੋ ਹਮ ਮਲ ਹੈਂ ॥੧੮੬॥ 


'ਕਰਮਵਾਰ। “ਬਹੁਤ। “ਰਸਤੇ ਦੀ। 


'ਦਿਲਬਾਗ ਘੋੜੇ ਦਾ ਨਾਮ। 'ਗ਼ੁਲਬਾਗ ਘੋੜੇ ਦਾ ਨਾਮ। 


643 





644 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਹਰਾ: 
ਜੋਧ ਸ਼ਾਹਿ ਕੀ ਬਾਤ ਗੁਰੁ, 

ਮਾਨ ਠਾਂਨ ਦਿਢ ਲੀਨ। 

ਸਬੈ ਸੁਭਟ ਭੀ ਖੁਸ਼ ਭਏ, 

ਜੰਗ ਤਯਾਰੀ ਕੀਨ ॥੧੮੭॥ 

ਹਯ ਧਨ ਬਸਨ ਅਪਾਰ। 

ਗੁਰੁ ਸਥਿ ਕੋ ਨਿਜ ਕੋਸ਼ ਤੈ', 
ਦੀਨੋਂ ਬਾਂਟ ਸੁਧਾਰ ॥੧੮੮॥ 

ਚੌਪਈ: 

ਜੋੜੀ ਹਯ ਜੋ ਬਿਧੀਆ ਲਯਾਏ। 

ਜੀਨ ਪਵਾਇ ਗੁਰੂ ਮੰਗਵਾਏ। 

ਜਬਰ' ਜਵਾਹਰ ਜਾਹਰ ਜਰੇ। 

ਜਗਮਗ ਜੋਤਿ' ਹੋਤ ਛਬਿ ਭਰੇ ॥੧੮੯॥ 
ਚਾਮੀਕਰ ਕੇ' ਜ਼ੇਵਰ ਸਾਰੇ। 


ਨਗ ਮਾਂਨਿਕ ਹੀਰੇ ਸੰਚਾਰੇ'। 


ਕਲਗੀ ਜਿਗਾ ਜਰਾਊ ਮਾਥੈ। 

ਚਾਂਦ' ਚਾਂਦ ਸਮ? ਸੋਹਿਤ ਸਾਥੈ ॥੧੯੦॥ 
ਰਵਿ' ਕਿਰਣਾ ਲਗ ਕਿਰਣਾ ਛੁਟੈਂ। 

ਰਵਿ ਸਸਿ ਨਖੱਤਨ ਕੀ ਛਬਿ' ਲੂਟੈਂ। 
ਝਾਲਰ ਜਰੀ ਝੁਲਤ ਸੁਭ ਝੇਲੀ'। 

ਮਾਨਹੁ ਚਪਲਾ ਸਕਲ ਸਕੇਲੀ' ॥੧੯੧॥ 
ਰੇਸ਼ਮ ਡੋਰਨ ਸੋਂ ਡੁਰਿਆਏ'। 

ਲੈ ਕਰ ਦਾਸ ਗੁਰੂ ਢਿਗ ਆਏ। 

ਸ਼ਸਤ੍ਰ ਬਸਤ੍ਰ ਜ਼ੇਵਰ ਚਾਰੀ'। 


ਸਜ ਕਰਿ ਹਰਿਗੁਬਿੰਦ ਗੁਰੁ ਭਾਰੀ ॥ ੧੯੨॥ 


ਜੈਤ ਧੁਨੀ' ਅਰਦਾਸ ਕਰੈ ਕੈ। 

ਦੀਹ ਦਮਾਮੇਂ' ਬਹੁ ਵਜਵੈ ਕੈ। 

ਜਾਨ ਭਾਈ ਪਰ ਕਰਿ ਅਸਵਾਰੀ। 

ਚਲੇ ਅਧਿਕ ਸੁਭਟਨ ਸੰਗਾਰੀ ॥ ੧੯੨॥ 


'ਜ਼ਬਰਦਸਤ ਭਾਵ ਬਹੁਤੇ ਕੀਮਤੀ। 
ਜੋਤ ਚਮਕਦੀ ਹੈ। 

'ਸੋਨੇ ਦੇ। 

ਜੜੇ ਹੋਏ। 


'ਟਿੱਕਾ। “ਚੰਦ ਵਾਂਗ। 

'ਸੂਰਜ ਦੀਆਂ। 

'ਤਾਰਿਆਂ ਦੀ ਸੋਭਾ। 

'ਚਮਕਦੀ ਹੈ। 

ਜਾਣੋਂ ਸਾਰੀ ਬਿਜਲੀ ਹੀ ਇਕੱਠੀ ਕੀਤੀ ਹੈ। 
'ਰੱਸੀਆਂ ਫੜ ਕੇ ਤੋਰੇ। 


'ਸੁੰਦਰ। 


'ਜਿੱਤ ਦੀ ਅਵਾਜ਼। 
'ਵੱਡੇ ਧੌਂਸੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 645 


ਚਢੇ ਲੌਕ ਪਰ ਜਨ ਰਘੁਨਾਥਾ'। 

ਕਪਿ ਗਨ' ਸਿੱਖ ਬਲੀ ਗੁਰੁ ਸਾਥਾ। 

ਜੋਧ ਸ਼ਾਹਿ ਸੋਂ ਬਾਤ ਕਰੰਤੇ। 

ਸਗਨ ਭਏ ਸਭ ਮਗਨ' ਚਲੌਤੇ ॥ ੧੯੪ ॥ 
ਕਹੂੰ ਤੇਜ ਕਿਤ ਚਾਲ ਸੁਹਾਤੀ। 

ਸੁੰਮ ਛੁਹਾਵਤ ਅਗਲੇ ਛਾਤੀ। 

ਕਰਤ ਕੁੰਡਲੀ ਜੁਗ ਇਕ ਵਾਰੈ'। 


ਕਹੂੰ ਚਾਲ ਕਿਤ ਪਾਵਤ ਲਾਰੈ' ॥ ੧੯੫॥ 
ਕਿਤੁ ਲਘੁ ਛਾਲ ਕਰਾਹਿੰ ਦ੍ਾਜੈਂ'। 

ਜਾਨ ਭਾਈ ਕੋ ਪਿਖਿ ਨਟ ਲਾਜੈਂ। 

ਛਿਤ' ਛੁਹਾਇ ਛੇਤੀ ਪਗ ਗਨ ਕੈ?। 
ਧਰਤ ਚਲਤ ਅਨੁਸਾਰੈ ਮਨ ਕੈ ॥੧੯੬॥ 
ਥਈ ਥਈ ਕਰਿ ਨਚਤ ਉਤਾਲੈ”। 

ਬਲੀ ਚਪਲ' ਤਨ ਪੀਨ ਬਿਸਾਲੈਂ”। 
ਚੰਚਲ ਚਲਤ ਚਾਲ ਕਿਤ ਦੌਰੈ। 

ਮ੍ਰਿਗ ਛੌਨੇ ਪੌਨੈ ਪਛਿ ਛੋਰੈ' ॥ ੧੯੭॥ 
ਜਿਤਕ ਤੁਰੰਗਨ ਕੇ ਗੁਨ ਭਾਰੇ। 

ਚਿਤਵ ਚਖਨ ਚਕਤੇ ਚਿੱਤ ਸਾਰੇ' ॥੧੯੮॥ 
ਦੋਹਰਾ: 

ਕਾਂਗੜ ਤੈ ਚਲਿ ਤਾਲ ਪਰ, 

ਥਿਰੇ ਗੁਰੂ ਮੁਦ ਪਾਇ। 

ਜਲ ਤ੍ਰਿਣ' ਜੰਗਲ ਅਧਿਕ ਪਿਖਿ, 
ਤੰਬੂ ਦਏ ਲਵਾਇ ॥੧੯੯॥ 

ਸੋਰਠਾ: 

ਖਬਰ ਪਾਇ ਸਬ ਦੇਸ, 

ਉੱਟ ਗੱਡੇ ਭਰ ਰਸਦ ਕੇ। 

ਗੁਰੁ ਢਿਗ ਲਯਾਇ ਬਿਸੇਸ, 

ਅਰਪ ਅੰਬਾਰ' ਲਗਾ ਦਏ ॥ ੨੦੦ ॥ 
ਕਬਿਤ : 


'ਰਾਮ ਚੰਦਰ। 
'ਬਾਦਰਾਂ ਦੀ ਫ਼ੌਜ (ਵਾਂਗ)। 


'ਰਸਤੇ ਵਿੱਚ। 

ਇੱਕੋ ਵਾਰ ਦੋਹਾਂ (ਅਗਲੇ ਪੈਰਾਂ ਦੀਆਂ) ਕੁੰਡਲੀਆਂ ਬਣਾ 
ਲੈਂਦਾ ਹੈ। 

'ਦੌੜ। 

'ਲੋਬੀ (ਛਾਲ)। 


'ਧਰਤੀ ਨਾਲ। “ਪੈਰ ਗਿਣ ਗਿਣ ਕੇ। 


'ਛੇਤੀ। 
'ਚੰਚਲ। ਸਰੀਰ ਬਹੁਤਾ ਕਰੜਾ ਹੈ। 


'ਹਰਨਾਂ ਦੇ ਬੱਚਿਆਂ ਤੇ ਹਵਾ ਨੂੰ ਪਿੱਛੇ ਛੱਡਦਾ ਜਾਂਦਾ ਹੈ। 


ਅੱਖਾਂ ਨਾਲ ਵੇਖ ਕੇ ਸਾਰੇ ਚਿੱਤ ਵਿੱਚ ਚੱਕ੍ਰਿਤ ਹੋ ਜਾਂਦੇ ਹਨ। 





646 


ਸਤਿਗੁਰੁ ਥਿਰੇ ਇਤ ਭਈ ਜਜੋਂ ਲਾਹੌਰ ਉਤ, 
ਸੋਊ ਸੁਨੋ ਪ੍ਰੇਮ ਯੁਤ ਗੁਰ ਸੁਤ' ਕਾਂਨ ਦੈ। 
ਬਿਧੀਆ ਜੌ ਆਯੋ ਦੌਰ ਪਾਛੇ ਪਰੀ ਰੌਰ ਗੌਰ', 
ਬੰਦ ਸਥਿ ਠੌਰ ਪੌਰ' ਕੁੰਜੀ ਕੌਨ ਆਂਨ ਦੈ। 
ਕੈਦੀ ਭਏ ਸਬੈ ਤਿਮ ਸ਼ਾਹਿ ਗਾਰੀ ਤਾਂਨ' ਦੈ। 
ਅਟਾਂ ਪੈ ਪੁਕਾਰੈਂ ਚਢੇ' ਖੇਤੀ ਰਖਵਾਰੇ ਖਢੇ, 


ਹੋਇ ਕੈ ਲਚਾਰੇ ਬਢੇ ਤਾਰੇ ਸਾਰੇ' ਧਜਾਨ ਦੈ 
॥੨੦੧॥ 

ਸੁਨ ਕੈ ਹਵਾਲ ਸ਼ਾਹਿ ਕੋਪ ਕੈ ਅਧਿਕ ਤਾਂਹਿ, 
ਰਖ ਕੈ ਕਚਹਿਰੀ ਮਾਂਹਿ ਬੀੜਾ' ਯੌ ਉਚਾਰਯੋ। 
ਚੁੱਕੈ ਕੋਊ ਗੁਰੂ ਪਰ ਪਾਵੈ ਸੋ ਮਰਤਬ ਵਰ', 

ਸੈਨ ਲੈ ਕੈ ਜਾਇ ਤਰੁ' ਲਯਾਵੈ ਗਹਿ ਮਾਰਯੋ। 
ਗੁਰੁ ਕਾ ਪਰਤਾਪ ਬਲ ਜਾਨਤ ਥੇ ਜੇਉ ਭਲ, 


ਤੇ ਤੋਂ ਸਬਿ ਗਏ ਟਲ ਧਰਿ ਡਰ ਭਾਰਿਯੋ। 
ਲਲਾ ਬੇਗ ਕਾਬਲ ਕੇ ਸੂਬੇ ਬੇਗ' ਚੁੱਕੀ ਤੇਗ, 
ਕਹਜੋ ਜੀਤੋ ਸ਼ਹਿਨਸ਼ਾਹ ਯਾਹਿ ਕਯਾ ਵਿਚਾਰਯੋ' 


॥੨੦੨॥ 

ਬਾਈ ਸਹਸ' ਫੌਜ ਵਾਹਿ ਸੰਗ ਦੈ ਪਠਾਯੋ ਹੈ। 
ਪਾਇ, 

ਹੁਤੀ ਫੌਜ ਥੱਕੀ ਭੁੱਖੀ ਦਮ ਨ ਦਿਵਾਯੋ ਹੈ। 

ਤੀਨਕ ਹਜਾਰ ਹੁਤੋ ਸੁਭਟ ਗੁਰੂ ਕੇ ਸੰਗ, 

ਡੈਢਕ ਹਜ਼ਾਰ ਭੱਟ ਜੋਧ ਸ਼ਾਹ ਲਯਾਯੋ ਹੈ। 

ਦੁੱਲ੍ਹਟ, ਰੰਧਾਵੇ, ਹਰੀ' ਦੇਸ ਚਲ ਆਯੋ ਹੈ 
॥੨੦੩॥ 

ਕਾਲ੍ਹੇ ਕੇ, ਬੰਗੇਰੀਏ, ਜਵੰਧੇ, ਮਾਂਨ, ਭੁਲਰ ਲੌ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਹੇ ਗੁਰੂ ਦੇ ਪੁੱਤਰੋ ! (ਭਾਵ ਗੁਰ ਸਿਖੋ)। 
'ਬਹੁਤਾਰੌਲਾ। 
'ਦਰਵਾਜ਼ੇ। 


'ਤਿਨਾਂ ਨੂੰ। 

'ਅਟਾਰੀਆਂ ਉੱਤੇ ਚੜ੍ਹ ਕੇ ਐਉਂ ਪੁਕਾਰਾਂ ਕਰਦੇ ਹਨ ਜਿਵੇਂ 
ਖੇਤੀ ਦੇਰਾਖੇ ਖੜ ਕੇ ਬੋਲਦੇ ਹਨ। 

ਦੁਖੀ ਹੋ ਕੇ ਸਾਰੇ ਜਿੰਦੇ ਵੱਢ ਸੁੱਟੇ। 


(ਨੰਗੀ ਤਲਵਾਰ ਤੇ) ਪਾਨ ਦਾ ਬੀੜਾ। 
'ਚੰਗਾ ਅਹੁਦਾ। 
'ਬਹੁਤੀ। 


'ਬਾਈ (੨੨) ਹਜ਼ਾਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 647 


ਜਿਮੀਂਦਾਰ ਦੇਸ ਵਾਰਿ' ਲੈ ਹਥਯਾਰ ਆਏ ਹੈਂ। 
ਮਿਜਮਾਨੀ ਠਾਨੀ' ਤਿਨ ਮਿਲੇ ਅੱਗੂ ਜਾਏ ਹੈਂ। 


ਪਤਰਾਂ ਸਿਪਰ' ਗੋਲੇ ਲੜੂਵਾ, ਪਕੌਰੇ ਸੇਲ”, 
ਖਪਰੇ' ਜਲੇਬ, ਚੱਕਰ ਘੇਵਰ” ਚਬਾਏ ਹੈਂ। 


ਗੋਰੀਆਂ ਸ਼ੱਕਰ ਪਾਰੇ, ਛਰਰੇ ਨੁਕਦੀ', ਤੇਗ 


ਲਾਂਬੀ ਸੀ ਮਿਠਾਈ, ਬੇਗ' ਮਿਸਰੀ ਪਿਲਾਏ ਹੈਂ 


॥੨੦੪॥ 

ਖਾਇ ਐਸੇ ਖਾਨੇ ਹੈਂ ਮਹਾਨੇ ਮੋਦ ਤੁਰਕਾਨੇ, 
ਜਾਨੈ ਲੌ ਕੁਰਬਾਨੈ ਕਰਬੇ ਕੀ ਮਨ ਠਾਂਨ ਕੈ। 
ਹੋਇ ਕੈ ਨਿਸੰਗ ਅੰਗ ਖੋਲ੍ਹ ਕੈ ਉਮੰਗ ਸੰਗ, 
ਛੋਰ ਕੈ ਤੁਫੰਗ' ਐ ਖਤੰਗ? ਧਨੁ” ਤਾਂਨ ਕੈ। 


ਨਟਨ ਜਜੋਂ ਦੈ ਫਲੌਗ' ਜੰਗ ਹੈ ਅਭੰਗ ਮੰਡਜੋ, 
ਸੁਸਤੀ ਬਿਦਾਰ' ਉਰਿ ਚੁਸਤੀ ਸੁ ਆਨ ਕੈ। 
ਨਿਕਸੇ ਜ੍ਰਾਨ ਉਭੈ ਓਰ ਬਲਵਾਂਨ ਆਨ, 
ਘਮਸਾਨ ਠਾਂਨ' ਲਲਕਾਰ ਸੁ ਮਹਾਨ ਕੈ 
॥੨੦੫॥ 

ਗੁਰੁ ਦਿਸ ਹੂੰ ਤੈ ਪੈਦੇ ਖਾਨ ਬਿਧੀ ਚੰਦ ਲੈ ਕੇ, 
ਚਾਰਕ ਹਜਾਰ ਸਿਖ ਆਗੇ ਆਨ ਲੜੇ ਹੈਂ। 

ਉਤ ਤੈ ਕਮਰ ਬੇਗ ਦੂੰਦੇ ਖਾਨ ਸਰਦਾਰ, 

ਆਠਕ ਹਜ਼ਾਰ ਲੈ ਜਰਾਰ' ਫੌਜ ਅੜੇ ਹੈਂ। 

ਤੀਰਨ ਤੁਫੰਗਨ ਜੰਜੈਲਨ' ਜੰਬੂਰਨ? ਕੀ, 

ਦੁਹੂੰ ਓਰ ਹੂੰ ਤੈ ਜ਼ੌਰ ਬਾੜ' ਬਹੁ ਝੜੇਹੈਂ। 

ਮਾਨੋ ਮਧੂ ਮਾਸ ਮਾਂਹਿ' ਮਹਾਂ ਮੇਘ ਤੈ ਮਹਾਂਇ 
ਏਕ ਬਾਰ ਹੀ ਅਥਾਹਿ ਮੇਹ' ਗੋਲੇ' ਪੜੇ ਹੈੱ 
॥੨੦੬॥ 

ਏਕ ਪਹਿਰ ਕਹਿਰ ਤੀਰ ਗੋਲੀ ਕੀ ਲਹਿਰ ਝਰੀ, 


'ਦੇਸ ਵਾਲੇ ਭਾਵ ਇਲਾਕੇ ਦੇ ਪਿੰਡਾਂ ਦੇ। 


'ਜਾਣੋ ਸ਼ਾਹੀ ਫੌਜ ਦੇ ਆਦਰ ਵਿੱਚ ਅੱਗੋਂ ਆ ਕੇ ਪ੍ਰਾਹੁਣਚਾਰੀ 
ਕੀਤੀ। 

'ਢਾਲਾਂ ਦੀਆਂ ਪੱਤਲਾਂ। “ਲੇਜ਼ੇ। 

'ਚੌੜੇ ਤੀਰ। “ਘ੍ਰਿਤਕਾਰ=ਸ਼ਹਿਦ ਦੇ ਛੱਤੇ ਵਰਗੀ ਬਹੁਤਾ 
ਘਿਉ ਲੱਗ ਕੇ ਬਣਨ ਵਾਲੀ ਇਕ ਕਿਸਮ ਦੀ ਮਠਿਆਈ। 
'ਸ਼ਰਰੇ ਨੁਗਦੀ (ਮਿਠਾਈ ਹੈ। (ਨੁਗਦੀ=ਛੋਲਿਆਂ ਦੇ ਆਟੇ ਦੀ 
ਤੇਲ ਵਿੱਚ ਤਲੀ ਹੋਈ ਨਮਕੀਨ ਪਕੌੜੀ। (ਅ) ਖੰਡ ਵਿੱਚ 
ਮਿਲਾਈ ਹੋਈ ਮਿੱਠੀ ਨੁਗਦੀ।) 

'ਛੇਤੀ (ਸ਼ਸਤਰ ਚਲਾਉਣ ਰੂਪ)। 


ਬੰਦੂਕ। “ਤੀਰ। 'ਧਨੁਖ। 
ਛਾਲਾਂ ਮਾਰ ਕੇ। 
'ਦੂਰ ਕਰਕੇ। 


'ਜੰਗ ਕਰਦੇ ਹਨ। 


'ਲੜਾਕੀ। 

'ਲੈਬੀਆਂ ਬੰਦੂਕਾਂ। “ਛੋਟੀਆਂ ਤੋਪਾਂ। 
'ਬਹੁਤੀਆਂ ਬੰਦੂਕਾਂ ਦਾ ਇਕੱਠਾ ਵਾਰ। 
ਚੇਤ ਦੇ ਮਹੀਨੇ ਵਿੱਚ। 

'ਓਲੇ, ਗੜੇ। 





648 


ਲਾਗੀ ਰਹੀ ਜਹਿਰ ਭਰੀ' ਹਹਿਰ ਗਏ? ਭੱਟ ਹੈਂ। 
ਗਹਿ ਸ਼ਮਸ਼ੇਰੈਂ ਸਮ ਸ਼ੇਰੈਂ ਬੁੱਕ ਝੱਟ ਹੈਂ'। 

ਦੋਊ ਦਲ ਦੀਹ ਦਰਯਾਇ ਕੀ ਲਹਿਰ ਬਢੇ, 
ਬਹਿਰ ਸੁ ਠਹਿਰ', ਬੰਦੂਕ ਗਈ ਹੱਟ ਹੈਂ। 


ਭਏ ਹੱਥ ਵੱਥ' ਜਾਨ ਆਪਸ ਮੈਂ ਜਬ ਆਂਨ, 
ਬੁਛੀ ਕ੍ਰਿਪਾਨ ਸੇਲ ਪੇਲ' ਘਾਇ ਸੱਟ 
॥੨੦੭॥ 

ਜੰਗ ਕੀ ਉਮੰਗ ਮੈਂ ਨਿਸੰਗ ਅੰਗ ਖੰਡ ਹੈੱ”। 
ਮਾਰ ਮਾਰ ਹੀ ਪੁਕਾਰ ਕਿਲਕਾਰ ਪੈਂ' ਹੈਂ! 

ਭੱਟ ਨਟ ਪਟ-ਬਾਜਨ ਜਜਯੋਂ ਭਾਜਨ ਉਮੰਡ ਹੈੱ”। 
ਕੋਊ ਤੁੱਕੇ ਸੁੱਕੇ ਸੇਝੈਂ' ਨੇਜੈਂ ਸੌਂ ਕਰੇਜੇ ਬੇਝੈਂ”, 


ੇਜੇ ਰੇਜੇ' ਕਰੈਂ ਕੋਊ ਤੇਗ ਦੈ ਪ੍ਰਚੰਡ ਹੈਂ” 

ਕਾਹੂੰ ਹੱਥ ਮੱਥ' ਬੱਖ” ਸੱਥਲ' ਕਟੇ ਹੈਂ ਕੰਧ'', 
ਕੋਊ ਊਧੇ' ਸੂਧੇ? ਪਰੇ ਮਰੇ ਭਾਰ ਕੰਡ ਹੈਂ” 
॥੨੦੮॥ 

ਮੰਡ ਕੈ ਘਮੰਡ ਪ੍ਰਚੰਡ ਬਲਵੰਡ ਤਬਿ, 

ੁੰਡ ਮੰਡ ਤੁੰਡ ਝੁੰਡ ਧਰਾ ਪੈ ਬਿਬਾਰੇ ਹੈਂ'। 


ਘਾਉ' ਬੋਲੈਂ ਭੱਕ ਭੱਕ, ਘਾਯਲ ਸੁ ਅੱਕ ਬੱਕ”, 
ਬਾਹੈ' ਬੀਰ ਤੱਕ ਤੱਕ, ਤੇਗ ਬੇਗ ਭਾਰੇ ਹੈਂ?। 
ਡੋਲਤ ਕਿਕਾਂਨ ਛੂਛੇ' ਕੋਊ ਨਾਂਹਿ ਕਾਂਹਿ ਪੂਛੇ, 
ਬਾਜਤ ਹੈਂ ਮਾਰੂ ਦੀਹ ਦੁੰਦਭਿ' ਨਗਾਰੇ ਹੈਂ। 
ਸਾਰ' ਸੰਗ ਸਾਰ ਬਜਯੋ ਘੜਤ ਠਠਯਾਰ ਮਾਨੋ, 
ਕੈਧੋ ਬਹੁ ਬਾਢੀਓ' ਨੇ ਬਾਢ ਬਢ ਧਾਰੇ ਹੈੱ' 
॥੨੦੯॥ 

ਪਰੀ ਪੁਨਾਰੈਨ ਐਨ ਅੰਧਕਾਰ ਛਾਯੋ ਗੈਨ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਦੁਖ ਭਰੀ। “ਕੰਬ ਗਏ। 
'ਤਲਵਾਰਾਂ ਫੜ ਕੇ ਸ਼ੇਰ ਵਾਂਗ ਛੇਤੀ ਗੱਜ ਪਏ। 


ਹੋਈਆਂ ਮੈਦਾਨੇ ਜੰਗ ਰੂਪ (ਬਹਿਰ) ਸਮੁੰਦਰ ਵਿੱਚ ਜਾ ਕੇਰੁਕ 
ਗਈਆਂ। 

'ਹੱਥੋ ਪਾਈ। 

'ਚਲਾ ਕੇ। “ਜ਼ਖ਼ਮੀ ਕਰ ਸੁੱਟਦੇ ਹਨ। 


'ਟੁਕੜੇ ਕਰ ਦੇਂਦੇ ਹਨ। 

'ਚੀਕਾਂ ਮਾਰਦੇ ਹਨ। 

'ਉਤਸ਼ਾਹ ਨਾਲ ਭੱਜਦੇ ਹਨ। 

'ਸੁੱਕੇ ਤੀਰ ਲੈਘਾ ਦੇਂਦੇ ਹਨ। “ਵਿੰਨ੍ਹਦੇ ਹਨ। 

ਟੁਕੜੇ ਟੁਕੜੇ। “ਤਿੱਖੀ ਤਲਵਾਰ ਮਾਰ ਕੇ। 

'ਸਿਰ। “ਵੱਖੀ। 'ਪੱਟ। 'ਮੋਢੇ। 

'ਉਲਟੇ ਭਾਵ ਮੂਧੇ। “ਸਿੱਧੇ। “ਪਿੱਠ ਪਰਨੇ ਮਰੇ ਪਏ ਹਨ। 


'ਬਲੀ ਸੂਰਮਿਆਂ ਨੇ ਤਿੱਖਾ ਜੰਗ ਰਚ ਕੇ ਬਹੁਤੇ ਧੜ, ਸਿਰ ਤੇ 
ਮੂੰਹ ਧਰਤੀ 'ਤੇ ਖਿੰਡਾਏ ਹਨ। 

'ਜ਼ਖ਼ਮ। ਜ਼ਖ਼ਮੀ ਦੁਖੀ ਹੋ ਕੇ ਬੋਲਦੇ ਹਨ। 

'ਚਲਾਉਂਦੇ ਹਨ। “ਛੇਤੀ ਭਾਰੀਆਂ ਤਲਵਾਰਾਂ। 

'ਖ਼ਾਲੀ ਘੋੜੇ ਫਿਰਦੇ ਹਨ। 

'ਵੱਡੇ ਜੰਗੀ ਧੌਂਸੇ। 

ਲੋਹਾ, ਸ਼ਸਤ੍ਰ। 

ਜਾਂ ਬਹੁਤੇ ਤਰਖਾਣਾਂ ਨੇ ਲੱਕੜਾਂ ਵੱਢ ਕੇਰੱਖੀਆਂ ਹਨ। 


'ਅਕਾਸ਼ ਵਿੱਚ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੈਨ ਤੁਰਕੈਨ ਬਿਨ ਚੈਨ ਭਈ ਸਾਰੀਆ। 
ਆਵਤ ਹੀ ਦਏ ਥੇ ਲਰਾਇ ਥੱਕੇ ਭੁੱਖੇ ਸਾਇ', 
ਔਰ ਨ ਸਮਾਂਨ ਕਾਇ ਮਿਲੇ ਸੁਖਕਾਰੀਆ। 
ਦੇਸ ਸਬਿ ਬਾਂਧਯੋ ਬੈਰ ਫੇਰ ਕਿਮ ਹੋਇ ਖੈਰ', 
ਧਰੈਂ ਕੈਸੇ ਧੈਰ' ਪਰੇ ਆਨ ਵੀਚ ਖ੍ਹਾਰੀਆ”। 
ਅਧਿਕ ਉਜਾੜ ਝਾੜ ਫਾੜਤ ਬਸਨ ਤਨ, 
ਪਥ' ਪਾਥ2 ਆਵਤ ਨ ਹਾਥ ਰਹੇ ਹਾਰੀਆ 
॥੨੧੦॥ 

ਪੋਸ ਮਾਸ' ਪਰੈ ਹਿੰਮ” ਬਯਾਰਿ? ਬਹੇ ਤੇਜ ਤਿੰਮ, 
ਉਬਰਨ' ਹੋਇ ਕਿਮ ਤੁਰਕਨ ਜਾਤ ਕੋ। 

ਜਾਡੇ ਸੋਂ ਜੁਡਾਏ ਜਾਤ' ਥਰ ਥਰ ਕਾਂਪੈ ਗਾਤ”, 
ਹਥਯਾਰ ਛੂਟੇ ਜਾਤ ਕਹਿ ਨ ਸਕੈ ਬਾਤ ਕੋ। 
ਗੁਰੂ ਕੀ ਪ੍ਰੇਰੀ ਬਾਤ ਲਪਟ' ਹਿਮਾਲੇ ਆਤ, 
ਸੀਰੀ ਸੀਰੀ ਚੀਰੀ ਜਾਤ ਬਲ ਤਨ ਕਾਂਤਿ ਕੋ'। 


ਜਦਯਪਿ ਥੀ ਸਰਦੀ ਕੀ ਵਰਦੀ ਪਹਿਨ ਰਾਖੀ, 
ਤੌ ਭੀ ਏ ਉਫਾਤ' ਕੀਏ ਜਾਤ ਘਾਤ? ਗਾਤ ਕੋ 


॥੨੧੧॥ 

ਮੁਗਲ ਪਠਾਨ ਸ਼ੇਖ ਸੱਯਦ ਅਰਾਂਮ ਤਨ 

ਹੁਤੇ, ਜਿਨ ਸੀਤ ਬਾਤ' ਕਬੀ ਨ ਸਹਾਰੇ ਹੈਂ। 
ਗੁਰੂ ਓਰ ਸਿੱਖ ਜੱਟ, ਰਹੇ ਥੇ ਜੋ ਜੰਗ ਠੱਟ', 
ਹੁਤੇ ਸੀਤ ਬਾਤ ਕੇ ਜਿਤੱਜਾ ਭੱਟ ਭਾਰੇ ਹੈ। 

ਔਰ ਖਾਂਨ ਪਾਂਨ ਠੌਰ ਨੌਰ ਮੇ ਅੰਗੀਠੇ ਗੌਰ, 
ਸੇਕ ਸੇਕ ਜਾਇ ਅਰੈਂ ਛੇਕ ਛੇਕ' ਮਾਰੇ ਹੈਂ। 
ਜਮ ਭੀ ਨ ਤਿਨੈ ਜੋਹੈ' ਸੀਤ ਬਪੁਰਾ ਤੁ ਕੋ ਹੈ? 
ਸਮਰਥ ਗੁਰੂ ਹੋਹੈਂ ਜਿਨੈਂ ਰਖਵਾਰੇ ਹੈਂ ॥ ੨੧੨॥ 
ਰਾਤ ਭਰ ਰਹਯੋ ਜੰਗ, ਤੁਰਕਨ ਕੇ ਠਰੇ ਅੰਗ, 
ਭਏ ਜਢ ਐਂ ਕੁਢੰਗ ਧਾਇ ਸਿੱਖ ਕੂਟ ਹੈਂ। 
ਭੂਰ ਭੂਖ ਪਯਾਸ ਨੇ ਹੈਰਾਂਨ ਪਰੇਸ਼ਾਨ ਕਰੇ, 
ਕਰੈਂ ਕਯਾ ਹਥੱਯਾ' ਬਾਗੈਂ ਅੱਸੂ ਕੀ ਛੂਟ ਹੈਂ। 


649 


'ਉਹ (ਫ਼ੌਜੀ)। 


'ਸੁਖ। 
'ਧੀਰਜ। “ਦੁੱਖ ਵਿੱਚ, ਕਸ਼ਟ ਵਿੱਚ। 


'ਰਸਤਾ। “ਪਾਣੀ। 

'ਪੋਹ ਦਾ ਮਹੀਨਾ। ?ਬਰਫ਼। “ਹਵਾ। 

'ਬਚਾਉ। 

ਪਾਲੇ ਨਾਲ ਜੁੜਦੇ ਜਾਂਦੇ ਹਨ। “ਸ਼ਰੀਰ। 

'ਹਵਾ ਛੋਹ ਕੇ। 

ਠੰਡੀ ਨੈਡੀ ਚੀਰਦੀ ਜਾਂਦੀ ਹੈ ਸਰੀਰ ਦੇ ਬਲ ਤੇ (ਕਾਂਤ) 
ਚਿਹਰੇ ਦੀ ਚਮਕ ਨੂੰ। 


'ਆਫ਼ਤ, ਮੁਸੀਬਤ। “ਨਾਸ। 


'ਵੈਰੀਆਂ ਨੂੰ ਵਿੰਨ੍ਹ ਵਿੰਨ੍ਹ ਕੇ। 
'ਤਕਦਾ, ਦੇਖਦਾ। 





650 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਿਸਕ ਰਕਾਬ ਤੈ ਸ਼ਿਤਾਬ ਪਗ ਗਿਰੈਂ ਧਰ, 

ਪਾਇ ਸੋ ਅਜਾਬ' ਮਰੈਂ ਸਕਤ ਨ ਊਠ ਹੈ'। 

ਮਰਤ ਬਿਨਾ ਹੀ ਮਾਰੇ ਤੁਰਕ ਵਿਚਾਰੇ ਆਜ, 
ਆਈ ਰਾਤ ਕਯਾਮਤ ਕੀ ਬਿੱਧਣ' ਨ ਝੂਠ ਹੈਂ 
॥੨੧੩॥ 

ਭਟ ਭੀਰ ਲੈ ਮਹਾਂਨ ਗੁਰੁਮਤਾ ਕਰ ਹੈਂ। 

ਕਾਟ ਕਾਟ ਗੇਰੈਂ ਬਾਢੀ ਬਢੈਂ ਜਿਮ ਤਰੁ ਹੈਂ। 

ਘਾਟ ਤਰਵਾਰ ਧਾਰ ਕੇ ਉਤਾਰ ਪਾਰ ਕੀਨੇ, 
ਦੂੰਦੇ ਖਾਂ ਕਮਰ ਬੇਗ ਆਦਿ ਅਫਸਰ ਹੈਂ। 

ਆਠਕ ਹਜਾਰ ਕਾ ਸਥਾਰ' ਇਮ ਡਾਰ ਦਯੋ, 
ਜਿਮੀਂਦਾਰ ਕਾਟ ਕੈ ਜਵਾਰ ਜਿਮ ਧਰ ਹੈੱ 


॥੨੧੪॥ 
ਸੁਨ ਕੈ ਹਿਰਾਂਨ ਭਯੋ ਲਲਾ ਬੇਗ ਕੋਪ ਠਯੋ, 


ਕਹਸੋ ਨਿਜ ਪੂਤਨ ਕੋ ਜਾਹੁ ਕਰੋ ਜੇਤ ਹੈ'। 

ਹੋਇ ਕੈ ਸੁਚੇਤ ਸੈਨ ਲੈ ਕੈ ਖੇਤ ਜੈ ਕੈ ਲਰੋ, 

ਗੁਰੂ ਕੋ ਚਾਹੈ ਕੈ ਲਜਾਓ ਅੱਸ੍ਹਨ ਸਮੇਤ ਹੈ। 

ਕਾਸਮ ਬੇਗ ਸ਼ਮੱਸ ਚਮੂੰ ਲੈ ਬੇਗ ਖੈਂਚ ਤੇਗ, 

ਆਇ ਧਾਇ ਕੀਨੋ ਜੰਗ ਅਤੀ ਮੱਧ ਖੇਤ' ਹੈ। 'ਜੰਗ ਦੇ ਮੈਦਾਨ ਵਿੱਚ। 

ਇਤ ਤੈ ਸਲੇਮ ਸ਼ਾਹ ਜੋਧ ਸ਼ਾਹ ਮੋਹਨ ਲੌ, 

ਸੰਗ ਭਟ ਭੀਰ ਲੈ ਜਿਤੱਯਾ ਜੰਗ ਕੇਤ ਹੈ! 'ਕਿਤਨੇ ਹੀ ਜੰਗਾਂ ਦੇ ਜਿੱਤਣ ਵਾਲੇ ਹਨ। 
॥੨੧੫॥ 

ਜਾਇ ਧਾਇ ਜ੍ਹਾਨ ਲਰੇ ਕੀਨ ਘਮਸਾਨ ਭਰੇ', __'ਭਲੀ ਤਰ੍ਹਾਂ। 

ਤੁਰਕਨ ਓਸਾਨ ਹਰੇ' ਰੁੰਡ ਮੁੰਡ ਕਰਕੈ”। 'ਹੋਸ਼ ਭੁਲਾ ਦਿੱਤੇ। “ਸਿਰਾਂ ਤੋਂ ਧੜ (ਵੱਖ) ਕਰ ਦਿੱਤੇ। 
ਜਦਯਪਿ ਪਠਾਂਨ ਜ੍ਹਾਂਨ ਮੁਗਲ ਮਹਾਨ ਲਰੇ 

ਐ ਪੈ ਸੀਤ ਕਰੇ ਜਢ ਅੰਗ ਰਹੇ ਠਰਕੈ। 

ਔਰ ਗੁਰੂ ਗੌਰ ਊਚਿ ਨੌਰ ਖਰੇ ਕਰੈਂ ਜੰਗ, 

ਤੀਰਨ ਕੀ ਛੌਰ ਛੋਰਿ' ਰਹੇ ਤਿਨੈ ਹਰ ਕੈ। 'ਬਹੁਤੇ ਤੀਰਾਂ ਦਾ ਇਕੱਠਾ ਵਾਰ ਛੱਡ ਕੇ। 
ਆਖਰ ਲਚਾਰ ਹੋਇ ਅਲੀ ਅਲੀ ਮਾਰ ਮਾਰ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੋਲ ਕੈ ਤੁਰਕ ਭੱਟ ਆਇ ਮਰੈਂ ਲਰ ਕੈ 
੧੨੬ ॥ 

ਜੇਤਕ ਤੁਰੱਕ ਮਰੈਂ ਤਿਨ ਕੇ ਹਥਯਾਰ ਅਸੂ, 

ਲੇਤ ਹੈਂ ਅਪਾਰ ਹੀ ਸੰਭਾਰ ਸਿੱਖ ਝੱਟ ਹੈਂ। 

ਹੂਰ ਸੱਟਪੱਟ' ਬਰ ਵਰਜਾਤ ਖਟ ਹੈ?। 


ਭੈਰਵਿ ਪਿਸਾਚ' ਭੂਤ ਆਂਤਨ ਕੇ ਹਾਰ ਕੂਤ”, 
ਡਾਰ ਗਰ ਨਚੈਂ ਊਤ ਤਚੈਂ ਨਾਦ ਅੱਟ ਹੈਂ”। 
ਮਾਸਹਾਰੀ ਮਾਸ ਕੇ ਗਿਰਾਸ ਰਾਸਿ ਖਾਸ ਲੀਵੈ', 
ਜੋਗਨੀ ਸ੍ਰੋਨ ਪੀਵੈਂ ਚੰਡਿ ਮੇਦ ਚੱਟ ਹੈਂ! 
॥੨੧੭॥ 

ਦੋਊ ਪੂਤ ਮਰੇ ਸੁਨਿ ਲਲਾ ਬੇਗ ਰੋਯੋ ਪੁਨ, 
ਜਾਨ ਲਯੋ ਠੀਕ ਉਨ ਹੋਇ ਜੀਤ ਨਾਂਹਿ ਹੈ। 

ਐ ਪੇ ਅਬਿ ਭਾਗੈਂ ਤਬਿ ਕੁਲ ਕੋ ਕਲੰਕ ਲਾਗੈ, 
ਸਿੱਖ ਭੀ ਨ ਜਾਨ ਦੈ ਹੈਂ ਲੈਹੈ ਜਾਨ ਸ਼ਾਹਿ ਹੈ। 
ਗੁਰੂ ਅਵਤਾਰ ਕੈ ਪੈਗੰਮ੍ਹ ਹੈਂ ਵਲੀ ਸਹੀ, 

ਇਨ ਕੇ ਸਮੁੱਖ ਮਰਿ ਭਿਸ਼ਤ ਤੋ ਪਾਹਿ ਹੈਂ। 
ਐਸੇ ਮਨ ਠਟ ਕਰਿ' ਲਲਾ ਬੇਗ ਹਨ ਧਰਿ, 
ਔਰ ਭਟ ਪਠਿ ਵਰ ਦਏ ਖੇਤ ਮਾਹਿ ਹੈ' 
॥੨੧੮॥ 

ਗੁਲ ਖਾਂ ਭੀਖਮ ਖਾਂ ਬੁਲਿੰਦ ਖਾਂ ਬੁਲੌਦ ਬੀਰ, 
ਏਕ ਏਕ ਬੁਜੋ' ਨਿਤ ਹੁਤੇ ਜੇਊ ਖਾਵਤੇ। 

ਆਇ ਫੁਨਿ ਅਰਰਾਇ ਪਾਇ ਘਮਸਾਨ ਦਯੋ, 
ਭਏ ਬਹੁ ਜ੍ਰਾਂਨਨ ਕਿਕਾਂਨਨ ਕੋ ਘਾਵਤੇ'। 

ਇਤ ਤੈ ਮਲਕ ਜਾਤੀ ਭੱਲਨ ਭਗਤੂ ਆਦਿ, 
ਗੁਰੂ ਕੇ ਪਠਾਏ ਭਟ ਭਿਰੇ' ਜਾਇ ਭਾਵਤੇ”। 
ਸੈਫ' ਸੇਲ? ਤੇਗ ਬੇਗ ਬਾਹਿ ਲਾਹਿ ਘਾਣ ਸੁੱਟੇ”, 


ਗੁਰੂ ਭੀ ਸਰੋਘ ਖਰ' ਭਏ ਬਰਖਾਵਤੇ ॥ ੨੧੯ ॥ 


651 


'ਛੇਤੀ। “ਚੰਗੇ ਵਰ ਲੱਭ ਕੇ ਲੈ ਜਾਂਦੀਆਂ ਹਨ। (ਖਟ-ਸੰ: 
ਚਾਹੁਣਾ, ਇੱਛਾ ਕਰਨੀ, ਢੂੰਡਣਾ, ਲੱਭਣਾ)। 
'ਮਾਸ ਖਾਣੇ ਜੀਵ। ਆਂਦਰਾਂ ਦੇ ਹਾਰ ਕਰ ਕੇ ਭਾਵ ਬਣਾ ਕੇ। 


ਮੂਰਖ ਉੱਚੀਆਂ ਅਵਾਜ਼ਾਂ ਛੱਡਦੇ ਭਾਵ ਦੇਂਦੇ ਹਨ। 

'ਖਾਸ ਮਾਸ ਦੀਆਂ ਬਹੁਤੀਆਂ ਗ੍ਰਾਹੀਆਂ ਲੈਂਦੇ ਹਨ। 

ਗੁੱਸੇ 'ਚ ਆ ਕੇ ਮਿੱਝ ਚਟਦੀਆਂ ਭਾਵ ਖਾਂਦੀਆਂ ਹਨ। 
(ਚੰਡਿ- ਗੁੱਸੇ ਨਾਲ।) 


'ਠਾਣ ਕੇ, ਸੋਚ ਕੇ। 
'ਚੰਗੇ ਸੂਰਮੇ ਜੰਗ ਦੇ ਮੈਦਾਨ ਵਿੱਚ ਭੇਜ ਦਿੱਤੇ। 


'ਬੱਕਰੇ। 

'ਘੋੜਿਆਂ ਨੂੰ ਮਾਰਦੇ (ਆਏ)। 

'ਭਿੜੇ, ਲੜੇ। ਮਨ ਭਾਉਂਦਾ। 

'ਸਿੱਧੀਆਂ ਤਲਵਾਰਾਂ। “ਨੇਜ਼ੇ। “ਛੇਤੀ ਚਲਾ ਕੇ ਬਹੁਤੇ 


(ਦੁਸ਼ਮਣ) ਮਾਰ ਦਿੱਤੇ। 
ਬਹੁਤੇ ਤਿੱਖੇ ਤੀਰ। 





652 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਾਰ ਸੋ' ਮਸਾਲ ਤੈ ਬਿਸਾਲ ਹੀ ਮਤਾਬ ਚਾੜ੍ਹ, __ (ਸੋ) ਉਨ੍ਹਾਂ (ਤੁਰਕਾਂ ਨੇ) ਹਾਰ ਕੇ। 

ਐ ਪੈ ਪੋਨ ਬੰਦ ਕਰੇ' ਭਯੋ ਅੰਧਕਾਰ ਹੈ। 'ਹਵਾ ਬੁਝਾ ਦੇਂਦੀ ਹੈ। 

ਝਾਰਨ ਕੇ ਸਿਖ ਭੇਤੀ ਇਤ ਉਤ ਦੌਰੈਂ ਛੇਤੀ, 

ਲਾਘਵਤਾ' ਜੇਤੀ ਬਨੈ ਤੇਤੀ ਧਰੈਂ ਮਾਰ ਹੈਂ] 'ਫੁਰਤੀ। 

ਤੁਰਕ ਘਬਰਾਇ ਤਰ', ਬੂਝੈਂ ਨ ਅਪਰ ਪਰ?, __ 'ਬਹੁਤ। “ਆਪਣਾ ਤੇ ਪਰਾਇਆ। 

ਆਪਸ ਮੈਂ ਜੂਝੇ ਲਰਿ, ਤਮ ਕੇ ਅਧਾਰ ਹੈ'। 'ਅਨਹੇਰੇ ਦੇ ਆਸਰੇ ਭਾਵ ਅਨ੍ਹੇਰੇ ਦੇ ਕਾਰਨ। 
ਸਿੱਖਨ ਬਿਦਾਰੇ' ਕੁਛ ਜਾੜੇ ਜਢ ਕਰ ਡਾਰੇ”, 'ਮਾਰੇ। “ਪਾਲੇ ਨੇ ਹਿਲਣ ਜੋਗੇ ਨਾ ਰਹਿਣ ਦਿੱਤੇ। 
ਗਿਰ ਗਿਰ ਪੈਹੈਂ ਬਿਜ' ਮਾਰੇ ਜਜਯੋਂ ਮਿਨਾਰ ਹੈਂ _ 'ਬਿਜਲੀ। 

॥੨੨੦॥ 

ਤੀਨੋ ਸਰਦਾਰ ਜੂਝ ਗਏ ਸੂਝ' ਪਾਇ ਲੱਲਾ?, __ 'ਸ਼ਬਰ। 'ਲਲਾ ਬੇਗ। 

ਅੱਲਾ ਅੱਲਾ ਬੋਲਿ ਥਰਥੱਲਾ ਵਾਂਗੁ ਕਦਲੀ'। 'ਕੇਲੇ ਵਾਂਗ ਕੰਬਿਆ। 

ਜੇਤਕ ਥੇ ਬਾਕੀ ਪਾਸ ਤਿਨੈ ਭਯੋ ਐਸੇ ਤ੍ਰਾਸ, 

ਪਰੇ ਹੀ ਭਰਤ ਸ੍ਰਾਸ ਪੋਸਤੀ ਜਯੋਂ ਗਧਲੀ'। 'ਗਾੜ੍ਹੇ ਪੋਸਤੀ ਵਾਂਗ ਪਏ ਹੀ ਹਾਹੁਕੇ ਲੈਂਦੇ ਹਨ। 
ਲਲਾ ਪਛੁਤਾਇ ਰੋਇ ਕਹੇ ਹਾਇ ਕੈਸੇ ਕਰੋਂ 

ਠਟੀ ਜੋ ਖੁਦਾਇ ਸਾਇ' ਨਾਂਹਿ ਜਾਇ ਬਦਲੀ। __ 'ਉਹ। 


ਦੇਖੋ ਨਾਗਹਾਨੀ' ਆਸਮਾਨੀ ਟੂਟੀ ਆਫਤ 'ਅਚਾਨਕ। (ਫਾ: ਨਾਗਹਾਂ- ਅਚਾਨਕ।) 
ਕਿਆ, 
ਹਮ ਹੀ ਪੈ ਆਨ ਪਰੀ ਸੀਤ ਭਰੀ ਬਦਲੀ 


॥੨੨੧॥ 

ਹਾਇ ਅਫਸੋਸ ਦੋਸ਼ ਦੇਵੈਂ ਕਾਂਹਿ ਗਏ ਹੋਸ਼, 

ਦਲ ਸਬਿ ਮਰਜੋ ਪੈ ਨ ਸਰਯੋ ਕਿਛ ਕਾਮ ਹੈ। 

ਮੋਚਤ ਹੈ' ਨੈਨ ਨੀਰ ਸੋਚਤ ਅਧੀਰ ਹੋਯੋ, 'ਛੱਡਦਾ ਹੈ, ਕੇਰਦਾ ਹੈ। 
ਰੈਨ ਭਈ ਦੂਰ, ਸੂਰ ਚਢਯੋ ਤੇਜ ਧਾਮ' ਹੈ। 'ਰੌਸ਼ਨੀ ਦਾ ਘਰ ਸੂਰਜ। 
ਲਲਾ ਬੇਗ ਬੇਗ ਹੈ ਤਸਾਰ ਹਥਯਾਰ ਗਹਿ, 

ਦੁੰਦਭਿ ਬਜਾਇ ਨਿਜ ਸੈਨ ਲੈ ਤਮਾਮ ਹੈ। 

ਆਇ ਜੁਟਸੋ ਗੁਰੂ ਸੰਗ ਅਧਿਕ ਉਮੰਗ ਸੰਗ, 

ਤੀਰ ਐ ਤੁਫੰਗਨ ਕੋ ਜੰਗ ਕੀਨ ਜਾਂਮ ਹੈ! 'ਜੰਮ ਕੇ ਭਾਵ ਟਿਕ ਕੇ। 
॥੨੨੨॥ 

ਗੁਰੂ ਜਾਨ ਭਾਈ ਪਰ ਚਰ੍ਹ' ਖੇਤ ਵੀਚ ਖਰ੍ਹ”, 'ਚੜ੍ਹ ਕੇ। “ਖੜੇ ਹੋਏ। 

ਸੰਗ ਭਟ ਭੀਰ ਵਰ ਤੀਰ ਗੋਲੀ ਬਰਸੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੋਬ ਦੀਹ' ਦੂਹਰੀ ਦਮਾਮਨ ਪੈ? ਪਰੈ ਐਸ, 
ਜੋਊ ਸੁਨਿ ਕੂਰ' ਲਰੈਂ ਸੂਰ ਅਤਿ ਹਰ ਸੈਂ। 
ਤੀਰ ਗੋਲੀ ਬਰਖਤ ਜਾਨ ਅਰਿ ਕਰਖਤ', 
ਸਰਕਤ ਸਾਰ' ਫਰਕਤ ਘਾਏ ਤਰਸੈਂ”। 

ਮਾਰ ਕਰੇ ਪੌਲੇ, ਮੇਘ ਡਾਰ ਜਯੋਂ ਅਤੋਲੇ ਗੋਲੇ, 
ਪਕੇ ਖੇਤ ਚੇਤ ਛੋਲੇ, ਖੋਲ੍ਹੇ ਰਾਹਿ ਦਰਸੈਂ” 
॥੨੨੩॥ 

ਭੂਮ ਭਈ ਲਾਲ ਰੰਗ, ਕੀਚ ਮਚਯੋ' ਵੀਚ ਜੰਗ, 
ਧਸਤ ਤੁਰੰਗ ਅੰਗ, ਚਲ ਨਾ ਸਕਤ ਹੈਂ। 

ਲੱਥ ਪਰ ਲੁੱਥ ਚਰ੍ਹੀ ਮਾਨੋ ਗੁਥ ਜੁੱਥ ਧਰੀ', 
ਕੈਧੋ ਸੀਢੀ' ਕਰੀ ਸੂਰ ਸੁਰਗ ਸਿਧੱਤ ਹੈਂ”। 
ਡਾਰੇ ਹੈਂ ਕਿਕਾਨ' ਜਹਾਨ ਤੁੱਥ ਮੁੱਥ ਕਰਿ? ਬਹੁ, 
ਹੱਥ ਮੱਥ' ਸੱਥਲ? ਅਕੱਥ” ਹੀ ਰੁਲਤ ਹੈਂ। 


ਮਾਨੋ ਗਿਰ ਗੇਰੂ ਤਟ ਮੂਰਤੈਂ ਅਘਟ ਠੱਟ, 
ਕੱਟ ਅੱਟਪੱਟ ਸੱਟੀ ਜਲ _ਅਲਵੱਤ ਹੈ! 
॥੨੨੪॥ 


ਭੈਰਵਿ ਪਿਸਾਚ ਪਤ ਜੋਗਨੀ ਚੁਰੇਲ ਦੇਤ' 

ਹਾਕ, ਫਿਰੈ ਵੀਚ ਖੇਤ ਗੀਧ ਸ੍ਰਾਂਨ ਸਯਾਲ ਹੈਂ। 
ਮਾਸ ਬਹੁ ਭਾਂਤਿ ਖਾਇ ਹਾਰ ਗਰ ਆਂਤ ਪਾਇ', 
ਤਾਰੀ ਕਿਲਕਾਰੀ ਦਾਇ ਵਾਇ ਕੈ ਕਪਾਲ ਹੈਂ”। 


ਭੂਤਨ ਕੀ ਗੋਰੀ' ਨਿਜ ਪੂਤਨ ਦੈ ਲੋਰੀ, 
ਭਰਿ ਲੋਹੂ ਕੀ ਕਟੋਰੀ ਨਾਹਿ ਥੋਰੀ ਸੋ ਪਿਆਲ 
ਹੈਂ। 


=੩੪ 


ਹੈਂ 


੨੩ 


ਜੈ ਜੈਕਾਰ ਮਜਬੂਤ ਗੁਰੂ ਕੀ ਸੰਭਾਲ 
॥੨੨੫॥ 
ਜੰਗ ਭਯੋ ਭਾਰੀ ਮਰੇ ਸੂਰਮੇਂ ਅਪਾਰੀ, 


653 


'ਭਾਰੀਆਂ, ਵੱਡੀਆਂ। “ਧੈਂਸਿਆਂ ਉੱਪਰ। 

'ਕਾਇਰ। 

'ਵੈਰੀਆਂ ਦੀ ਜਾਨ ਖਿੱਚਦੀਆਂ ਹਨ। 

'ਸ਼ਸਤੂ ਹੌਲੀ ਹੌਲੀ ਚਲਦੇ ਹਨ। “(ਜਿਨ੍ਹਾਂ ਦੇ) ਜ਼ਖ਼ਮ ਫਰਕਦੇ 
ਹਨ (ਉਹ ਜ਼ਿੰਦਗੀ ਨੂੰ) ਤਰਸਦੇ ਹਨ। 


ਜਿਵੇਂ ਬੱਦਲਾਂ ਵੱਲੋਂ ਭਾਰੀ ਗੜੇ ਸੁੱਟ ਕੇ ਚੇਤ ਦੇ ਮਹੀਨੇ 
ਛੋਲਿਆਂ ਦੇ ਪੱਕੇ ਖੇਤ ਵਿੱਚਰਾਹ ਖੋਲ੍ਹ ਦਿਸਦੇ ਹਨ। 
'ਚਿੱਕੜ ਹੋ ਗਿਆ। 


'ਜਾਣੋ (ਜੁੱਥ) ਬਹੁਤੀਆਂ (ਲੋਥਾਂ) (ਗੁੱਥ) ਗੁੰਦ ਕੇਰੱਖੀਆਂ 
ਹਨ। 

'ਪਉੜੀ। “ਜਾਂਦੇ ਹਨ। 

'ਘੋੜੇ। “ਵੱਢ ਟੁੱਕ ਕੇ। 

'ਸਿਰ। “ਪੱਟ। “ਅਣਗਿਣਤ। 


'ਜਾਣੋ ਗੇਰੂ ਦੇ ਪਹਾੜ ਕੋਲ ਬੇ-ਮੇਲ ਮੂਰਤਾਂ ਬਣਾ ਕੇ ਤੇ ਕੱਟ 
ਕੇ, ਅਗੜ-ਦੁਗੜੀਆਂ [ਅਲਵੱਤ) ਬਿਨਾਂ ਸੰਸੇ ਤੋਂ ਜਲ ਵਿੱਚ 
ਸੁੱਟ ਦਿੱਤੀਆਂ ਹਨ। 

'ਚੁੜੇਲਾਂ। 


'ਗਲ ਵਿੱਚ ਆਂਦਰਾਂ ਦੇ ਹਾਰ ਪਾ ਕੇ। 

ਹੱਥਾਂ ਦੀ ਤਾੜੀ ਤੇ ਚੀਕਾਂ ਦਿੰਦੀਆਂ ਭਾਵ ਮਾਰਦੀਆਂ ਹਨ, 
ਖੋਪਰੀਆਂ ਵਜਾ ਕੇ। 

'ਇਸਤ੍ਰੀਆਂ ਭਾਵ ਭੂਤਨੀਆਂ। 


(ਨਾਰਦ ਅਤੇ ਉਸ ਦੀ ਇਸਤ੍ਰੀ ਜੋ ਛੁਹਣ ਤੋਂ ਰਹਿਤ ਹਨ, ਬੇ- 
ਅੰਦਾਜ਼ਾ ਭਾਵ ਬਹੁਤ ਨਚਦੇ ਹਨ। 





654 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੂਰ ਪਰੀ ਬਰੀ ਸਾਰੀ ਕਰੀ ਹੈਂ ਸੁਹਾਗ ਵਾਰੀਆ। 

ਜੋਧਨ ਕੋ ਜੋਧ ਲੈ' ਸਲੇਮ ਸ਼ਾਹਿ ਆਦਿ ਬੀਰ, __ 'ਸ਼ੁਰਮਿਆਂ ਨੂੰ ਜੋਧ ਸ਼ਾਹ ਨਾਲ ਲੈ ਕੇ। 

ਭੀਰ ਮਲਵੱਯਨ ਸੁ ਭਯੱਨ' ਅਪਾਰੀਆ। 'ਮਲਵਈਆਂ ਭਰਾਵਾਂ ਦੀ। 

ਮਾਰ ਹਰਿਗੁਬਿੰਦ ਗੁਰੁ ਕਰੇ ਭਵ ਪਾਰੀਆ। 

ਅਰਜੋ ਲਲਾ ਬੇਗ ਗੁਰੁ ਮਾਰ ਤੇਗ ਬੇਗ ਤਾਂਹਿ, 

ਲਾਹਿ ਸਿਰ ਸੁਟਯੋ ਜਿਮ ਕੱਦੂ ਕੱਟ ਡਾਰੀਆ 

॥੨੨੬॥ 

ਬਾਕੀ ਭਾਗ ਚਲੇ ਤੁਰਕ ਭਏ ਨਾਹਿ ਖਲੇ, 

ਧਾਇ ਸੋ ਭੀ ਦਲ ਮਲੇ' ਮਾਰ ਸਿੱਖਨ ਸੁਧਾਰ ਕੈ। _'ਦਲ ਕੇ ਮਲ ਸੁੱਟੇ। 

ਜਦੀ ਸਿਖ ਭੂਰ ਬਰੇ ਹੁਰ ਸੁਰ ਜਖਮੀ ਭੇ', 'ਭਾਵੇਂ ਬਹੁਤੇ ਸਿੱਖ ਸੂਰਮੇ ਹੂਰਾਂ ਨੇ ਵਰ ਲਏ (ਤੇ ਕੁਝ) ਜ਼ਖ਼ਮੀ 
ਲੂ ਰਿ ਹੋ ਗਏ। 

ਭਾਈ ਜਾਨ ਘੋੜਾ ਖੇਤ ਰਹਯੋ ਜੇਤ ਭਾਰਿ ਕੈ'। __ 'ਵੱਡੀ ਜਿੱਤ ਕਰਕੇ। 

ਤਦਯਪਿ ਗੁਰੁ ਕੀ ਜੀਤ ਭਈ ਜਾਂ ਕੇ ਜੁਰੇ ਗੀਤ, 

ਖੁਸ਼ੀ ਭਏ ਸਿਖ ਮੀਤ ਗਏ ਤੁਰਕ ਹਾਰਕੈ। 

ਖੇਤ ਜੋ ਰਹਾਏ ਸਥਿ ਭਿਸ਼ਤਿ ਸਿਧਾਏ, 

ਗੁਰ ਸੰਮੁਖ ਥੇ ਆਏ ਯਾਂ ਤੇ ਗਏ ਫੰਧ ਫਾਰਿ ਕੈ! '(ਜਮਾਂ ਦੀਆਂ) ਫਾਹੀਆਂ ਪਾੜ ਕੇ ਭਾਵ ਕੱਟ ਕੇ। 

॥੨੨੭॥ 

ਤੁਰਕ ਦਫਨਾਏ' ਦਮਦਮਾ ਬਨਵਾਏ, 'ਦਬਾ ਦਿੱਤੇ। 

ਗੁਰੂ ਤਾਂ ਪਰ ਬਿਰਾਏ, ਮਹਾਂ ਮੋਦ ਮਨਿ ਧਾਰ ਹੈਂ। 

ਸਿੱਖਨ ਕੋ ਦੀਏ ਬਰ ਸਿੱਖੀ ਮੋਖ ਭੋਗ ਭਰ', 'ਭਲੀ ਪੁਕਾਰ। 

ਨਾਮ ਅਬਿ ਗੁਰੂ ਸਰ ਤਹਾਂ ਗੁਰੁਦ੍ਰਾਰ ਹੈ। 

ਸੋਲਾਂ ਸੌ ਅਠਾਸੀ ਤਬਿ ਹੁਤੋ ਭਯੋ ਜੰਗ ਜਬਿ, 

ਦੇਸ ਸਿੱਖ ਥਯੋ ਸਬਿ ਸੁਕ੍ਰਿਤ ਨਿਹਾਰ ਹੈ। 

ਢਿਗ ਤੈ ਵਜੀਰ' ਕਹਾ ਗੁਰੂ ਪੀਰ ਭਾਰ ਹੈ 

॥੨੨੮॥ 

ਬਾਦਸ਼ਾਹਿ ਸੰਗ ਹੱਥ ਕਰੈ ਬਿਨ ਸਾਜ' ਹੈ। 

ਤੀਨ ਵਾਰ ਅਜ਼ਮਾਇ ਲੀਨ ਘਮਸਾਨ ਪਾਇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 655 


ਵੱਲ ਹੈ ਖੁਦਾਇ ਤਿਨੈ ਦੇਤ ਫਤੇ ਤਾਜ ਹੈ'। 'ਫਤਹ ਦਾ ਤਾਜ। 

ਐ ਪੈ ਜੀਤ ਲੈਹੈਂ ਤੋ ਫਕੀਰ ਤੈ ਕਿਆ ਪੈਹੈਂ ਹਮ, 

ਨਾ ਹੀ ਗੁਰੂ ਪਾਸ ਕੋਊ ਕੋਸ਼' ਦੇਸ ਰਾਜ ਹੈ। '਼ਜ਼ਾਨਾ। 

ਨਾਹਕ' ਲਰੈ ਹੈਂ ਮਰਵੈ ਹੈਂ ਫੌਜ ਕੋ ਪਠੈ ਹੈਂ, ਐਵੇਂ, ਬਿਨਾਂ ਮਤਲਬ। 
ਕਹਾਂ ਪ੍ਰਵਾਹਿ ਥਾਰੇ ਵੈਸੇ' ਬਹੁ ਬਾਜ ਹੈ 'ਤੁਹਾਨੂੰ ਕੀ ਪ੍ਰਵਾਰ ਹੈ ਤੁਹਾਡੇ (ਕੋਲ) ਉਸ ਵਰਗੇ। 
॥੨੨੯॥ 

ਤਾਂ ਪਰ ਵਿਚਾਰੋ ਦਿਲਬਾਗ ਤੋ ਗਯੋ ਹੈ ਮਾਰੋ, 

ਗੁਲਬਾਗ ਭੀ ਨਿਹਾਰੋ ਤਾਂਹਿ ਬਿਨ ਮਰ ਹੈ। 

ਬਾਦਸ਼ਾਹਿ ਦਾਨੇ' ਹੂ ਹੈਂ ਫੱਕਰ ਨਿਦਾਨੇ? ਰੈਹੈਂ 

ਸਯਾਨੈ ਜੋ ਅਮੀਰ, ਨਾਂ ਫਕੀਰਨ ਸੋਂ ਅਰ ਹੈਂ। 

ਨਾਗ ਕਾਰੇ ਛੇਰਿ ਛੈਰਿ ਕੌਨ ਸੁਖੀ ਪਰ ਹੈ'। 

ਐਸੀ ਬਹੁ ਭਾਂਤਿ ਜੋ ਵਜ਼ੀਰ ਖਾਂ ਸੁਨਾਈ ਬਾਤ, 

ਸੁਨਿ ਸ਼ਾਹਿ ਤਜਯੋ ਬੈਰ ਭਜਯੋ ਮੋਨ ਡਰ ਹੈ' 


੨੨੦ | 


੫ 


ਦੋਹਰਾ; 
ਭਰੀ ਕਚਹਿਰੀ ਮੈਂ ਰਰੀ', 
ਸਬਿਹਨਿ ਸ਼ਾਹਿ ਸੁਨਾਇ। 
ਪੌਨ ਭਰੀ ਖੱਲ ਅੱਸ੍ਹ ਹਿਤ', 'ਹਵਾ (ਨਾਲ) ਭਰੀ ਖੱਲ (ਭਾਵ) ਘੋੜੇ ਵਾਸਤੇ। 
ਕਯੋਂ ਤਕਲੀਫ ਉਠਾਂਇ ॥ ੨੩੧॥ 
ਲਘੁ ਹਾਸਲ' ਬਹੁ ਖਰਚ ਹੈ 'ਘੱਟ ਲਾਭ। 
ਜਿਹਿ, ਸੋ ਕਰੋ ਨ ਕਾਂਮ। 
ਸੁਨਿ ਉਮਰਾਵਨ ਕਹਜੋ ਪੁਨ, 
ਭਲੀ ਇਹੀ ਸੁਖ ਧਾਮ ॥ ੨੩੨ ॥ 
ਸ਼ਾਹਿ ਯਾਹਿ ਠਟ' ਹਟ ਬਹਜਯੋ, 
ਪਠਜਯੋ ਨ ਪੁਨ ਭਟ ਕਾਇ। 
ਗੁਰੂ ਫਤੇ ਰਣ ਕਰਿ ਥਿਰੇ, 
ਇਤ ਇਹੁ ਬਿਰਯੋ ਅਧਜਾਇ ॥ ੨੩੨ ॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਬੇ ਗਜਾਨ ਸਿੰਘ ਵਿਰਚਿਤੇ 'ਅਟੱਲਰਾਇ, ਮਾਲਵੇ ਜੰਗ ਕੋ 
ਪ੍ਰਸੰਗ ਬਰਨਨੰ' ਨਾਮ ਪੱਚੀਸਮੋ ਬਿਸ੍ਰਾਮ ॥੨੫॥ 





656 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੬. (ਬਿਧੀ ਚੰਦ ਦੀ ਕਥਾ, ਸੀ ਕਰਤਾਰ ਪੁਰ ਅਤੇ ਫਗਵਾੜੇ ਦੇ ਜੰਗ) 


੫ 


ਦੋਹਰਾ: 
ਸੁਕਬਿ ਸਹਾਯਕ ਸਾਰਦਾ”, 


ਸ਼ਕਤਿ ਸਫੁਰੁਨਾ ਸਰਬਦਾ, 
ਦੇਹੁ ਸਦਾ ਜਗ ਮਾਇ' ॥੧॥ 


ਬਿਧੀ ਚੰਦ ਕੀ ਗਾਥ ਕੁਛ, 

ਪੁਰ ਕਰਤਾਰਹਿ ਜੰਗ। 

ਚਿੱਤ ਦੈ ਸਬਿ ਪ੍ਰਸੰਗ ॥੨॥ 

ਦ੍ਰੈਯਾ ਛੰਦ: 

ਜੰਗ ਜੀਤ ਪੁਰ ਕਾਂਗੜ ਮੈਂ ਗੁਰੁ, 
ਆਇ ਥਿਰੇ ਪੁਨ ਮਨਿ ਮੁਦ ਪਾਇ'। 
ਜੋਧ ਸ਼ਾਹਿ ਤੈ ਆਦਿ ਸਿੱਖ ਸਭਿ, 
ਸੇਵੈਂ ਮਨ ਤਨ ਧਨ ਕਰਿ ਭਾਇ'। 
ਦੇਸ ਬਦੇਸਨ ਮੈਂ ਗੁਰੁ ਕੀਰਤਿ, 
ਬਿਸਤੀਰਤ' ਭੀ ਜੈਸੇ ਪੂਨਯੋ ਚੰਦ। 
ਮਾਲ ਮਰਾਲ' ਕਿ? ਰਾਇ ਬੇਲ” ਸੀ, 
ਕਿਧੋ ਮਾਲਤੀ ਕੇਰ ਸੁਗੰਧਿ ॥੨॥ 
ਕਾਲੂ ਨਾਥ ਨਿਥਾਨੇ ਵਾਲਾ, ਮਿਲ੍ਯੋ 
ਆਇ ਦੈ ਭੇਟਾ ਦੁਗਧ' ਸੁਧਾਰ। 
ਪੇਖਿ ਨਿੰਮਿ੍‌੍‌ਤਾ ਬਾਤੈਂ ਸੁਨਿ ਤਿਹ, 
ਕਰਾਮਾਤ ਗੁਰੁ ਬਖਸ਼ੀ ਔਰ ਅਪਾਰ। 
ਕੇਤਕ ਦਿਨ ਤਹਿ ਰਹਿ ਗੁਰੁ ਗਮਨੇ, 
ਜੋਧ ਸ਼ਾਹਿ ਕੋ ਦੈ ਬਰ ਆਤਮ ਗਯਾਨ। 
ਦੁੰਦਭਿ' ਬਜਤ ਚਲਤ ਮਗ? ਸੈਨਾ, 


#ਏਥੇ ਸ਼ਾਰਦਾ ਦਾ ਮੰਗਲ ਕਵੀ ਜੀ, ਕਵਿ ਸੰਕੇਤ ਮਰਯਾਦਾ 
ਜਾਣ ਕੇ ਹੀ ਕਰ ਰਹੇ ਹਨ, ਸ਼ਾਰਦਾ ਦੇ ਮੰਗਲ ਬਾਰੇ ਵਿਸਥਾਰ 
ਸਹਿਤ ਦੇਖੋ ਪੂਰਬਾਰਧ ਦੇ ਪਹਿਲੇ ਬਿਸ੍ਹਾਮ ਦੇ ਅੰਕ ਨੰ: ੩ ਦਾ 
ਆਦਿ ਅਤੇ ਅੰਤ ਦਾ ਭਾਵ। 

ਸੁਹਣੇ ਚਿੱਟੇਰੰਗ ਵਾਲੀ, ਚੰਗੇ ਕਵੀਆਂ ਦੀ ਸਹਾਇਕ ਤੇ 
ਸੋਭਨੀਕ ਸੁਰਸੁਤੀ ! 


ਹੇ ਜਗਤ ਮਾਤਾ (ਜਿਵੇਂ ਹੋਰ ਕਵੀਆਂ ਨੂੰ) ਹਮੇਸ਼ਾ ਸਫ਼ੁਰਨ 
ਸ਼ਕਤੀ (ਦੇਂਦੀ ਹੈਂ ਤਿਵੇਂ ਮੈਨੂੰ ਵੀ) ਸਦਾ (ਸਫੁਰਨ ਸ਼ਕਤੀ) 
ਦੇਹੁ। 


'ਮਨ 'ਚ ਅਨੰਦ ਹੋ ਕੇ। 
'ਪ੍ਰੇਮ ਕਰਕੇ 


'ਫੈਲ ਗਈ। 
ਹੌਸਾਂ ਦੀ ਡਾਰ। “ਜਾਂ। 'ਮੋਤੀਏ ਦੀ ਜਾਤੀ ਦੀ ਇਕ ਵੇਲ। 


'ਧੌੱਸੇ। “ਰਸਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 657 


ਉਡਤ ਧੂਲ ਛਾਯੋ ਅਸਮਾਨ ॥ ੪॥ 

ਪ੍ਰੇਮ ਬਿਬੱਸ' ਪੇਮੀ ਸਿਖੱਨ ਕੇ, 

ਭਗਤ ਵਤਸਲ' ਨਿਜ ਬ੍ਰਿਦ” ਸੰਭਾਲ। 

ਮੇਘ, ਮਰਾਲ ਚਾਲ ਚਲਿ ਸਲਿਤਾ', 

ਦੇਸ ਮਾਲਵਾ ਕੀਨੋ ਗੁਰੂ ਨਿਹਾਲ। 

ਜਹਾਂ ਜਾਇ ਤਹਿਂ ਆਵੈ ਧਾਇ। 

ਦੁੱਧ ਦਹੀਂ ਘ੍ਰਿਤ ਅੰਨ ਬਸਨ ਬਹੁ, 

ਧਨ ਅਰਪੈਂ ਗੁਰੁ ਅੱਗੂ ਭੇਟਾ ਲਜਾਇ ॥੫॥ 

ਗੁਰੁ ਕੋ ਦਰਸੈਂ ਪਰਸੈਂ ਪਗ', ਮਨਿ ਹਰਸੈਂ? 'ਚਰਨ ਛੁੰਹਦੇ ਹਨ। ਖ਼ੁਸ਼ ਹੁੰਦੇ ਹਨ। 
ਐਸੇ ਜੈਸੇ ਪਾਯੋ ਪਾਰਸ ਰੰਕ'। 'ਕੰਗਾਲ ਨੇ। 
ਕ੍ਰਿਪਾ ਦ੍ਰਿਸ਼ਟਿ ਬ੍ਰਿਸ਼ਟਿ' ਕਰਿ ਸਤਿਗੁਰੁ, 'ਵਰਖਾ। 
ਬਖਸੈਂ ਚਾਰ ਪਦਾਰਥ ਸਿੱਖਨ ਨਿਸੰਕ। 

ਇਸੀ ਤੌਰ ਬਿਚਰਤ ਲਖਿ' ਸਤਿਲੂਜ, 'ਲੈਘ ਕੇ। 
ਪੁਨ ਗੁਰੁ ਆਏ ਪੁਰ ਕਰਤਾਰ। 


ਪ੍ਰਤੀਖਤ ਥੋ' ਜਹਿਂ ਸਬ ਪੁਵਾਰ ॥੬॥ 'ਉਡੀਕਦਾ ਸੀ। 
ਚੱਕ੍ਰਵਾਕ ਜਿਮ ਸੁਰ ਉਭਾਰ'। (ਕਹਤ) ਔੜ ਵਿੱਚ ਕਿਸਾਨ ਬਦਲ ਦੀ ਵਰਖਾ ਅਤੇ ਚਕਵਾ 
ਤੂ (ਚਕਵੀ) ਸੂਰਜ ਦਾ ਚੜ੍ਹਾ ਚਾਹੁੰਦਾ ਹੈ। 


ਮਿਲੇ ਪਰਸਪਰ ਮੋਦ ਮਾਨ ਮਨਿ, 

ਜਥਾ ਜੋਗ ਗੁਰੁ ਕਿਯ ਸਬ ਕਾ ਸਿਤਕਾਰ। 

ਨਿਜ ਜਨ ਪਰ ਜਨ ਸਿੱਖ ਸੇਵਕ ਘਨ, 

ਜਨ ਚਕੋਰ ਗਨ ਗੁਰੁ ਪੂਰਨ ਸਸਿ ਕੋ ਰਹੇ 
ਨਿਹਾਰ। 

ਦੇਸ ਦੇਸ ਤੈ ਲੈ ਸਿਖੱਨ ਕੋ, 

ਅਏ ਮਸੰਦ ਬ੍ਰਿੰਦ ਗਹਿ ਸਾਰ' ॥੭॥ 

ਕਹੈਂ ਪਰਸਪਰ ਸੁਜੱਸ ਗੁਰੂ ਕਾ, 

ਜੰਗ ਸ਼ਾਹਿਜਹਾਂ ਸੰਗ ਕੀਨੇ ਜੈਸ। 

ਮੀਰੀ ਪੀਰੀ ਕੋ ਮਾਲਕ ਗੁਰੁ, 





658 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


11 01]੯060' 1 110%੦) ੮04. 'ਬਲਵਾਨ। 


੧॥76 ੩੧੪ 

ਸੌਢਬੰਸ ਸਿੰਧ ਤੈ ਸਸਿ' ਇਕਰਸ, 

ਪ੍ਰਗਟੇ ਸਾਚੇ ਪਾਤਸਾਹ ਯਹਿ ਠੀਕ। 

ਦੇਗ ਤੇਗ ਕੇ ਧਨੀ ਬਲੀ ਬਡ, 

ਹਲਤ ਪਲਤ ਮੈ ਰੱਖਕ ਸਿੱਖ ਗਨ ਨੀਕ ॥੮॥ 
ਗੁਰੁ ਘਰ ਕਾ ਦੋਸ਼ੀ ਨਹਿ ਛੋਡਯੋ ਕੋਇ। 

ਜੋ ਆਯੋ ਚਢਿ ਮਾਰਯੋ ਸੋਇ। 

ਐਸੀ ਬਾਤੈਂ ਬਹੁ ਬਖਯਾਤੈ', 

ਕਰਿ ਕਰਿ ਪੁਨ ਪੁਨ ਦਰਸੈਂ ਗੁਰੁ ਕੋ ਚਾਹਿ। 
ਭੀਰ ਰਹੇ ਗੁਰ ਤੀਰ' ਸਿੱਖਨ ਕੀ, 
11 ॥੯॥ 
ਗਿ 

ਗੁਰੂ ਕਰੀ ਸਬਿ ਬਾਤ। 
ਬਿਧੀਆ ਲਯਾਯੋ ਅੱਸੂ ਜਿਮ, 

ਜੰਗ ਭਯੋ ਬਖਯਾਤ ॥ ੧੦ ॥ 

ਗੁਰੁ ਪਤਨੀ ਸ੍ਰੀ ਨਾਨਕੀ, 

ਸੁਨਿ ਗਾਥਾ ਬਿਸਮਾਇ। 
ਬਿਧੀਏ ਕੋ ਪੇਖਨ ਚਹਜੋ, 
ਰਤ ॥੧੧॥ 


'ਸੋਢ ਬੰਸ ਰੂਪ ਸਮੁੰਦਰ 'ਚੋਂ ਚੰਦ੍ਰਮਾ ਰੂਪ। 


'ਪਾਸ, ਕੋਲ। 
'ਬਹੁਤੇ ਤਾਰਿਆਂ 'ਚ ਚੰਦ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 659 


ਉਨਿ ਬੰਦਨ ਕੈ ਕੈ ॥੧੨॥ 

ਕਹਯੋ ਮਾਤ ਮੈਂ ਏਕ ਦਿਨ, 

ਬਹੁ ਭੈਂਸ ਚੁਰਾਈ। 

ਖਬਰ ਪਾਇ ਵਾਹਰ' ਚਢੀ, 'ਚੋਰ ਨੂੰ ਫੜਨ ਲਈ ਮਗਰ ਚੱਲੀ ਕੁਝ ਬੰਦਿਆਂ ਦੀ ਟੋਲੀ। 

ਸੋ ਪਹੁੰਚੇ ਆਈ। 

ਚੋਲੇ ਗਾਂਮ ਨਜੀਕ ਮੈਂ 

ਸੋ ਛੱਪੜ ਬਾਰੀ'। 

ਅਦਲੀ ਨਾਮ ਇਕ ਸਿਖ ਥਾ, 

ਤਹਿੰ ਗੁਰੂ ਕਾ ਭਾਰੀ ॥ ੧੨॥ 

ਮੈਂ ਤਿਸ ਕੇ ਢਿਗ ਜਾਇ ਕੈ, 

ਸਬਿ ਭੇਤ ਬਤਾਯੋ। 

ਕਹੇ ਤਾਂਹਿ ਕੇ ਮੈਂ ਪੁਨਾ, 

ਗੁਰੁ ਅਰਜਨ ਧਯਾਯੋ। 

ਕਾਰੀ ਤੈ ਭੂਰੀ ਭਈ' 

ਸੋ ਭੈੱਸਾਂ ਸਾਰੀ। 

ਨਹਿ ਪਛਾਨ ਮਾਲਕ ਸਕੇ, 

ਤਜ ਗਏ ਪਿਛਾਰੀ ॥ ੧੪॥ 

ਸੋਉ ਭੈਂਸ ਮੈਂ ਬੇਚ ਕੈ”, “ਹੋਰ ਸਿੱਖ ਇਤਿਹਾਸ ਦੀਆਂ ਪੁਸਤਕਾਂ ਵਿੱਚ ਲਿਖਿਆ ਹੈ ਕਿ 
ਰਹ ਮੱਝਾਂ ਵੇਚੀਆਂ ਨਹੀਂ, ਸਗੋਂ ਭਾਈ ਅਦਲੀ ਜੀ ਦੇ ਕਹਿਣ 'ਤੇ 

ਚੰਦ ਮਾਲਕਾਂ ਦੇ ਪਿੰਡ ਕੋਲ ਛੱਡ ਆਇਆ ਸੀ ਜਿੱਥੋਂ ਉਹ 
ਆਪੋ ਆਪਣੇ ਘਰੀਂ ਚਲੀਆਂ ਗਈਆਂ। 

ਅਦਲੀ ਸੰਗ ਜਾਈ। 

ਅਜ਼ਮਤ ਪਿਖਿ ਬਡ ਗੁਰੂ ਕੀ, 

ਪਕਰੀ ਸਰਨਾਈ। 

ਸਤਿਨਾਮੁ ਉਪਦੇਸ ਦੈ, 

ਗੁਰੁ ਪੁਨ ਮਮ ਰਰਯੋ'। 

ਚੋਰੀ ਯਾਰੀ ਆਦਿ ਲੌ, 

ਮੰਦ ਕਰਮ ਨ ਕਰਯੋ ॥੧੫॥ 

ਮੈਂ ਪੁਨ ਦੋ ਕਰ ਜੋਰ ਕੈ 





660 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਹੁ ਅਰਜ਼ ਸੁਨਾਈ। 

ਚੋਰੀ ਕੀ ਮੁਹਿ ਬਾਂਨ ਹੈ', 
ਨਹਿ ਹਟੈ ਗੁਸਾਂਈ। 

ਗੁਰੂ ਕਹਯੋ ਜਬਿ ਨਹਿੰ ਹਟੈ, 
ਤਬ ਹਿਤ ਉਪਕਾਰੇ। 

ਚੋਰੀ ਕੀਜੋ ਧਨੀ ਕੀ, 

ਦਿਹੁ ਗ੍ਰੀਬਨ ਭਾਰੇ ॥ ੧੬॥ 
ਤਬਿ ਤੇ ਮੈਂ ਬਡ ਧਨੀ ਕੇ, 
ਘਰ ਕਰਿਹੋਂ ਚੋਰੀ। 
ਆਜਜ਼' ਸੰਤ ਗ੍ਰੀਬ ਕੋ, 


ਰੰਡੀ ਨੇ ਪ੍ਰਾਹੋ'। 

ਦੇਹੁ ਰਜਤਪਣ' ਪਾਂਚ ਸੌ 
ਮੈਂ ਸੁਤਾ ਬਿਵਾਹੋਂ ॥੧੭॥ 
ਕਾ ਉਤ੍ਰ੍ਯੋ ਡੇਰਾ। 

ਤਹਾਂ ਪਹੂਚਯੋ ਭੇਸ ਮੈਂ, 
ਕਰਿ ਬੁਢੀਆ ਕੇਰਾ। 

ਤੋੜ ਬਕਸ' ਕਾ ਜੰਦਰਾ 
ਬਹੁ ਮਾਲ ਨਿਕਾਰਾ। 
ਬਦਰਾ' ਲਯਾਯੋ ਏਕ ਹੀ, 
ਤਜ ਆਯੋ ਸਾਰਾ ॥੧੮॥ 
ਬਹੁਤ ਲੋਕ ਪਕਰੇ ਗਏ, 
ਤਿਹ ਚੋਰੀ ਬਦਲੇ। 

ਮਾਰ ਕੂਟ ਬਹੁਤੈ' ਪਰੀ, 
ਬਡ ਮਾਚਯੋ ਜਦਲੇ'। 
ਤਰਸ ਖਾਇ ਮੈਂ ਜਾਇ ਕੈ, 
ਆਮਲ' ਕੇ ਪਾਸੈਂ। 

ਸਬਿ ਜਨ ਔਰ ਛੁਡਾ ਦਏ, 


'ਲੋੜਵੰਦ। 
ਹੋਰਨਾ (ਯਤੀਮਾਂ) ਨੂੰ। 


'ਕਿਹਾ। 
'ਰੁਪਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਚੁ ਕਹਿ ਕੈ ਖਾਸੈਂ' ॥੧੯॥ 
ਤੱਜਬ' ਰਹਿ ਆਮਲ ਪੁਨਾ, 
ਢਿਗ ਸ਼ਾਹਿ ਪੁਚਾਯੋ। 

ਹ ਬਿਧੱੜਕ ਢਿਗ ਸ਼ਾਹਿ ਕੈ, 
ਮੈਂ ਸਚ ਸਬਿ ਗਾਯੋ। 

ਹੀਰਾ ਮੋਤੀ ਸੂਰਨ ਲੌ, 
ਲਾਖਨ ਕੀ ਮਾਯਾ। 

ਸਬ ਤਜਿ ਤੈਂ ਕਯੋਂ ਏਕ ਹੀ 
ਬਦਰਾ ਓਠਾਯਾ ॥ ੨੦ ॥ 


ਉਤਨਾ ਹੀ ਲਯਾਯੋ ॥੨੧॥ 
ਬਾਤ ਏਹੁ ਸੁਨਿ ਸ਼ਾਹਿ ਨੈ, 
ਖੁਸ਼ ਹੂ ਮੋਹਿ ਛੋਰਾ। 

ਧੰਨਯ ਗੁਰੂ ਧੰਨਯ ਸਿੱਖ ਤੂੰ, 
ਸ਼ਹਿ ਕਹਯੋ ਬਹੋਰਾ' ॥ ੨੨ ॥ 
ਦੋਹਰਾ: 

ਇਸੀ ਤੌਰ ਇਕ ਔਰ ਤਿਯ, 
ਨਿਧਨੀ ਭਈ ਪ੍ਰਸੂਤ'। 
ਬਨੀਏ ਧਨੀਏ ਕੀ' ਕਰੀ, 
ਚੋਰੀ ਜਾਇ ਅਛੂਤ' ॥ ੨੩ ॥ 
ਹੇਤ ਗੁਜਾਰੇ ਤਾਂਹਿ ਕੋ, 
ਲਯਾਇ ਮਾਲ ਬਹੁ ਦੀਨ। 
ਐਸੇ ਹੀ ਉਪਕਾਰ ਹਿਤ, 
ਚੋਰੀ ਮੈਂ ਬਹੁ ਕੀਨ ॥੨੪॥ 


661 





662 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਸ਼ਾਨੀ ਛੰਦ: 

ਮਾਤ ਨਾਨਕੀ ਬਾਤ ਸੁਨਿ, ਹਸ ਐਸ ਉਚਾਰਾ। 
ਬਿਧੀ ਚੰਦ ਸੁਤ ਤੈਂ ਕਰੇ, ਜਯੋਂ ਬਹੁ ਉਪਕਾਰਾ। 
ਨਿਜ ਗੁਰੁ ਕੋ ਜਯੋਂ ਲਜਾ ਦਏ, ਤੈਂ ਘੋੜੇ ਸ਼ਾਹੀ। 
ਜ਼ੇਵਰ ਜੇ ਵਰ" ਤਜੋਂ ਮੁਝੇ, ਬੇਗਮ ਕੇ ਲਯਾਹੀ 
॥੨੫॥ 

ਤੋਹਿ ਤਬੈ ਮੈ ਮਾਨਹੋਂ, ਉਪਕਾਰੀ ਸਾਚਾ। 

ਮਾਨ ਬੈਨ ਕਰਿ ਬੰਦਨਾ, ਚਾਲਯੋ ਮੁਦ ਮਾਚਾ'। 
ਲਸ਼ਕਰ _ ਉਤਰਜਯੋ _ਜਾ _ ਪਿਖ੍ਯੋ, _ਢਿਗ 
ਗੋਇੰਦਵਾਲੈਂ। 

॥੨੬॥ 

ਪਿਖਿ ਖੁਸ਼ ਹੂ ਗੁਰੂ ਧਜਾਇ, ਕੈ ਇਕ ਕੋਹੇ 
ਲਾਗੇ'। 

ਪਹਰ ਰਾਤ ਤੇ ਕੂਚ ਕੈ, ਵਹਿ ਚਾਲੀ ਆਗੇ। 
ਹਥਨੀ ਪਰ ਬੇਗਮ ਚਢੀ, ਸੁਠ ਵੀਚ ਅੰਬਾਰੀ। 
ਕਨਕ' ਡੱਬਾ ਭਰਿ ਜੇਵਰੈਂ, ਨਿਜ ਧਰਯੋ ਅਗਾਰੀ 
॥੨੭॥ 

ਬਿਧੀਆ ਗੁਰੂ ਮਨਾਇ ਕੈ, ਹਥਨੀ ਸੰਗ ਹੂਆ। 
ਹਥਨੀ ਕੇ ਪੀਛੇ ਚਢਯੋ, ਥਾ ਇਕ ਨਰ ਦੂਆ। 
ਆਗੇ ਚਲਤ ਮਸਾਲਚੀ, ਸੰਗ ਪਹਰੂ ਗੌਰੈਂ'। 
ਬਿਧੀਆ ਤਿਨ ਮੈਂ ਮਿਲ ਜ਼ਲ੍ਯੋ, ਨਹਿ ਜਾਨ੍ਯੋ 
ਅਔਰੈਂ ॥੨੮॥ 

ਕਿਤਕ ਦੂਰ ਚਲ ਉਤਰਯੋ ਥਾ, ਚਢਯੋ ਜੁ ਪਾਛੇ। 
ਵਹਿ ਪਿਸ਼ਾਬ ਕਰਨੇ ਥਿਰਯੋ', ਬਿਧੀਏ ਚਢ 
ਪਾਛੇ। 

ਬੇਗਮ ਥੀ ਕੁਛ ਨੀਂਦ ਮੈਂ, ਇਹੁ ਡੱਬਾ ਲੈ ਕੈ। 
ਝੱਟ ਹਥਨੀ ਤੈ ਉਤਰ ਕੈ, ਨਠ ਅਯੋ ਤਕੈ ਕੈ 
॥੨੯॥ 

ਬੇਗਮ ਕਰੀ ਪੁਕਾਰ ਜੋ, ਪਾਛੈ ਬਹੁ ਧਾਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਝਾਰਨ ਐ ਅੰਧਕਾਰ ਮੈਂ, ਯਹਿ ਉਨੈ ਨ ਪਾਏ!। __'ਇਹ ਬਿਧੀ ਚੰਦ ਉਨ੍ਹਾਂ ਨੂੰ ਨਾ ਲੱਭਾ। 
ਇਹੁ ਬਿਧਿ ਬਿਧੀਆ ਲੈ ਅਯੋ, ਡੱਬਾ ਢਿਗ 

ਮਾਈ। 

ਜ਼ੇਵਰ ਅਦਭੁਤ ਦੇਖ ਕੈ, ਆਸੀਸ ਅਲਾਈ 

॥੩੦॥ 

ਸਿਰ ਤੋਂ ਲੈ ਨਖ ਤਕ' ਹੁਤੇ, ਪਹਰਨ ਕੇ ਜ਼ੇਵਰ। _ 'ਨਹੁੰਆਂ ਤੱਕ। 
ਜਰੇ ਜਵਾਹਰ ਜਗਮਗੈਂ, ਸਸਿ ਸੁਰਹਿਂ ਤੇ ਵਰ'। _ 'ਚੰਦ ਸੂਰਜ ਤੋਂ ਵੀ ਚੰਗੇ ਚਮਕਦੇ ਹਨ। 
ਪੁਨ ਜਬਿ ਗੁਰੁ ਮਹਲੀ ਅਏ, ਉਨ ਕੋ ਦਿਖਰਾਏ। 

ਕੀਮਤ ਸਾਠਕ ਲਾਖ ਕੇ ਥੇ, ਪਿਖਿ ਬਿਸਮਾਏ 

॥੩੧॥ 

ਲਯਾਵਨ ਬਿਧਿ ਬਿਧੀਏ ਕਹੀ, ਸੁਨਿ ਗੁਰ 

ਮੁਸਕਾਨੇ। 

ਦੀਨੇ ਬਰ ਬਹੁ ਭਾਂਤਿ ਕੇ, ਖੁਸ਼ ਹੋਇ ਮਹਾਂਨੇ। 

ਜਦਯਪਿ ਅਧਿਕ ਅਮੋਲ ਥੇ, ਵਹਿ ਜ਼ੇਵਰ ਭਾਰੇ। 

ਅੰਗ ਤੁਰਕਨੀ ਕੇ ਲਗੇ, ਇਹੁ ਮਾਤ ਵਿਚਾਰੇ 

॥੩੨॥ 

ਪੈਦੇ ਖਾਂ ਕੀ ਤੀਆ ਕੋ, ਕੁਛ ਬਾਬਕ ਤੀ ਕੋ'। 

ਬਖਸ਼ ਦਏ ਪੁਨ ਮਾਤ ਨੇ, ਤਬਿ ਸਬਿ ਉਨ ਹੀ 

ਕੋ। 

ਵਸਤੂ ਏਤਕ ਮੋਲ ਕੀ, ਕੋ ਦੇਤ ਬਖਯਾਤਾ। 

ਗੁਰੁ ਘਰ ਸਮ ਗੁਰੁ ਘਰ ਅਹੇ, ਨਹਿੰ ਔਰੈਂ ਦਾਤਾ 

॥੩੩॥ 

ਦੋਹਰਾ: 

ਇਤਯਾਦਿਕ ਬਿਬਧਾ' ਕਰੇ, 

ਬਿਧੀਏ ਅਦਭੁਤ' ਕਾਂਮ। 

ਸੁ ਗੁਰੁ ਪੁਰ ਕਰਤਾਰਰਹਿਂ, 

ਪੁਰਵਹਿਂ ਦਾਸਨ ਕਾਮ' ॥੨੪॥ 

ਹਾਕਲਾ ਛੰਦ: 

ਸਿੱਖ ਦੇਸ ਦੇਸ ਤੈ ਆਵੈਂ। 

ਧਨ ਬਹੁ ਗੁਰੁ ਕੋ ਅਰਪਾਵੈਂ। 


663 





664 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਦਰਸ਼ਨ ਮੋਦ ਬਢੈ ਕੈ। 

ਘਰ ਜਾਂਹਿ ਚਾਰ ਫਲ ਪੈ ਕੈ ॥੩੫॥ 

ਇਮ ਨਿਤ ਬਿੱਤ' ਆਇ ਅਪਾਰੈਂ। 

ਤਿਮ ਖਰਚ ਕਰੈਂ ਗੁਰੁ ਭਾਰੈਂ। 

ਜਿਮ ਗੰਗਾ ਨੀਰ ਬਹੰਤਾ'। 

ਤਿਮ ਚਲੈ ਬਿਹਾਰ ਸੁਤੰਤਾ' ॥ ੩੬॥ 

ਪੁਨ ਮਾਘ ਮਾਸ ਸ ਉਛਾਹੂ'। 

ਕਿਯ ਤੇਗ ਬਹਾਦਰ ਬਯਾਹੂ। 

ਫਿਰ ਇਨ ਹੀ ਦਿਨੋ ਮਝਾਰਾ। 

ਇਕ ਅਯੋ ਸੁਦਾਗਰ ਭਾਰਾ ॥ ੨੭ ॥ 

ਸਿਖ ਗੁਰੁ ਕਾ ਸਾਦਿਕ' ਪੂਰਾ। 'ਸਿਦਕ ਵਾਲਾ। 
ਉਨਿ ਦਰਬ ਚਢਾਯੋ ਰੂਰਾ'। '(ਤੇ) ਸੁੰਦਰ (ਚੀਜ਼ਾਂ)। 
ਇਕ ਅਸੂ ਅਮੋਲਕ ਦੀਆ। 

ਜਿਸ ਕੇ ਸਮ ਨਹਿਂ ਜਗ ਬੀਆ' ॥ ੩੮॥ 'ਦੂਜਾ। 

ਇਕ ਪੋਸ਼ਸ਼' ਕੀਮਤ ਭਾਰੀ। 'ਪੁਸ਼ਾਕ। 
ਹਥਯਾਰ ਪਾਂਚ ਸੰਗਾਰੀ। 

ਅਰਪੇ ਗੁਰੁ ਕੋ ਮੁਦ ਪਾਏ। 

ਬਰ ਬਾਂਛਤ ਪਾਇ ਸਿਧਾਏ ॥ ੩੯॥ 

ਵਹਿ ਵਸਤੁ ਸਬੀ ਜਗ ਸਾਂਈ। 

ਬਖਸ਼ੀ ਪੈਦੇ ਖਾਂ ਤਾਂਈ। 

ਉਨਿ ਬਸਤੁ ਸ਼ਸਤਰ ਸਜ ਕੈ। 

ਵਹਿ ਅਸੂ ਕੁਦਾਯੋ ਰਜ ਕੈ ॥੪੦॥ 

ਲਘੁ!' ਛਾਲ ਬਡੀ ਕਰਵਾਏ। 

ਜਿਹ ਪਿਖਿ ਨਟ ਹਰਨ ਲਜਾਏ। 

ਦੌਰੇ ਤਜਿ ਪੌਨ ਪਿਛੈ ਹੈਂ] 

ਨਹਿ ਪੰਖੀ ਸਕਤ ਮਿਲੈ ਹੈਂ ॥੪੧॥ 

ਅਸ ਚ਼ੁਸਤਿ ਚਲਾਕ ਫਿਰਾਏ। 

ਮਛ਼ਰੀ ਮਾਮੋਲ ਲਜਾਏ'। ਮੱਛੀ ਤੇ ਮਮੇਲਾ ਸ਼ਰਮਿੰਦੇ ਹੋਏ। 
ਜਨ ਨੈਨ ਨਾਗਰੀ' ਤੀਖੇ। 'ਇਸਤ੍ਰੀ ਦੇ। 
ਉਸ ਹੀ ਤੇ ਪਲਟਨ ਸੀਖੇ ॥੪੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਬਿ ਪੇਖਿ ਪੇਖਿ ਬਿਸਮਾਹੀ। 

ਕਹਿਂ ਅੱਸੂ ਬਿਕੀਮਤ ਆਹੀ। 

ਗੁਰੁ ਵਸਤੁ ਦਈ ਬਡ ਜੈਸੋ। 
ਹੰਕਾਰ ਬਢਯੋ ਤਿਹ ਤੈਸੋ ॥੪੨॥ 
ਨਿਜ ਮਿੱਤੁ ਸਬੰਧਿਨ ਪਾਹੇ'। 

ਪੈਦੇ ਖਾਂ ਐਸ ਪਰਾਹੇ'। 

ਬਡ ਬਲੀ ਬੀਰ ਮਮ ਸਾਂਨੀ'। 

ਨਹਿੰ ਹੈ ਜਗ ਮੈਂ ਕਿਤ ਆਂਨੀ' ॥੪੪॥ 
ਗੁਰੁ ਢਿਗ ਤੋ ਦੂਜੋ ਕੋ ਹੈ। 

ਨਹਿ ਪਾਦਸ਼ਾਹਿ ਪੈ ਹੋ ਹੈ। 

ਯਾਹੀ ਤੇ ਗੁਰੁ ਮੋਹਿ ਦੈ ਹੈਂ। 

ਜੋ ਆਛੀ ਵਸਤੂ ਐ ਹੈਂ ॥੪੫॥ 

ਜੇ ਗੁਰੁ ਨ ਰਖੈਂ ਮੁਹਿ ਰਾਜੀ। 

ਤੌ ਮੈਂ ਉਲਟੈ ਹੋਂ ਬਾਜੀ'। 

ਵਹਿ ਬਢਯੋ ਤਾਹਿ ਹੰਕਾਰਾ। 

ਜਿਹ ਗਰਬ' ਲੋਕਪਤਿ? ਮਾਰਾ ॥੪੬॥ 
ਸਭਿ ਕੌਰਵ ਯਾਦਵ ਨਾਸੇ। 
ਹਰਣਾਖਸ ਕੰਸ ਬਿਨਾਸੇ। 

ਅਬਿ ਪੈਦੇ ਖਾਂ ਭੀ ਮਰ ਹੈ। 

ਹੰਕਾਰ ਤਾਂਹਿ ਤਿਹ ਹਰ ਹੈ' ॥੪੭॥ 
ਗੁਰੁ ਖੇਲ ਬਾਲਕਨ ਵਾਰੀ। 

ਰਚਿ ਖੇਲਤਰੂਪ ਮੁਰਾਰੀ'। 
ਅਬਿਰਣ ਠਟ' ਇਸ ਹੀ ਦ੍ਰਾਰੇ। 
ਬਹੁ ਤੁਰਕਨ ਤਈਂ ਸੰਘਾਰੈਂ ॥੪੮॥ 
ਸਬਿ ਸਾਚ ਸਯਾਨੇ ਕੈ ਹੈਂ। 

ਬਿਨੁ ਪਾਤ੍ਰ' ਵਸਤੁ ਨਰੈ ਹੈ। 

ਦੁੱਧ ਸੀਹਣੀ' ਨਾਹਿ ਰਹਾਹੀ। 

ਬਿਨ ਸੁਇਨੇ ਪਾਤ੍ਹ ਕਾਹੀ' ॥੪੯॥ 
ਲਘੁ ਬਰਤਨ ਮੈਂ ਵਥੁ ਜਯਾਦੇ। 

ਜੇ ਪਰੈ ਤੁ ਜੈਹੈ ਬਾਦੇ'। 


'ਖੇਡ। 


'ਹੰਕਾਰ ਨੇ। “ਰਾਵਣ। 


'ਮਾਰ ਦੇਵੇਗਾ। 


'ਪ੍ਰਮੇਸ਼ਰ ਰੂਪ (ਸਤਿਗੁਰੂ)। 
'ਜੰਗ ਕਰਕੇ। 


/ਭਾਂਡੇ ਬਿਨਾਂ। 
'ਸ਼ੇਰਨੀ ਦਾ। 
'ਕਿਸੇ (ਹੋਰ ਭਾਂਡੇ) ਵਿੱਚ। 


।'ਬਿਅਰਥ। 


665 





666 


ਪੁਨ ਸ੍ਰਾਂਤਿ' ਸਰਪ ਮੁਖ ਜੈਸੇ। 

ਹੂ ਜ਼ਹਿਰ ਇਹਾਂ ਭਯੋ ਤੈਸੇ ।੫੦॥ 

ਦੋਹਰਾ: 

ਬਖਸ਼ੀ ਪੈਦੇ ਖਾਂਨ ਕੋ, 

ਜਿਤਕ ਵਸਤ ਗੁਰੁ ਨੀਕ। 

ਇਹੀ ਪਹਿਨ ਤੁਮ ਆਈਓ, 
ਹਮਰੇ ਢਿਗ ਨਿਤ ਠੀਕ ॥੫੧॥ 

ਸੋ ਸਬਿ ਤਾਂਹਿ ਦਮਾਦ'। 
ਉਸਮਾਂਨ ਖਾਨ ਨੇ ਲੈ ਲਏ, 

ਕਰ ਕੈ ਅਧਿਕ ਬਿਖਾਦ' ॥ ੫੨ ॥ 

ਕਬਿੱਤ: 

ਪੈਂਦੇ ਖਾਂ ਕੀ ਤੀਆ ਨਿਜ ਪੀਆ ਤੈ' ਦਿਲਾਇ 
ਦੀਆ, 

ਬਖਸ਼ੀਆ ਗੁਰੂ ਕਾ ਜਮਾਈ ਕੋ ਸਮਾਨ ਹੈ। 
ਅਕਟ' ਬਿਕਟ? ਬਲਵਾਂਨ ਜ੍ਹਾਂਨ ਮਹਾਂ ਭਟ, 
ਕਟੈ ਨ ਕ੍ਰਿਪਾਂਨ ਜੇ ਨ ਮਾਨੈ ਕਾਨ ਆਨ' ਹੈਂ। 
ਤੇਊ' ਤੀਆ ਕੀ ਜੁਬਾਨ ਕੋਮਲ ਕ੍ਰਿਪਾਨ, 

ਕਾਟ ਕਰ ਹੈਂ ਅਧੀਨ ਨਿਜ ਦੀਨ ਖ੍ਹੈਂ ਇਮਾਨ' 
ਹੈਂ। 

ਤੈਸੇ ਅਬਿ ਪੈਦੇ ਖਾਂਨ ਨਾਰੀ ਜੀਤ ਖ੍ਹੋ ਸਮਾਨ', 
ਗੁਰੂ ਪੈ ਨ ਆਯੋ ਅਤਿ ਹੋਇ ਲਜਯਾਵਾਨ ਹੈ 
॥੫੩॥ 

ਪੁਨਾ ਏਕ ਦਿਨ ਗੁਰੁਦਿੱਤਾ ਜੀ ਸ਼ਿਕਾਰ ਗਏ, 
ਸੁਕਲ ਸਿਚਾਨਾ' ਉਸਮਾਂਨ ਖਾਨ ਨੈ ਗਹਜੋ। 

ਪੈਦੇ ਖਾਂਨ ਕੋ ਬੁਲਾਇ ਗੁਰੂ ਭੀ ਰਹੇ ਮੰਗਾਇ, 
ਗਏ ਹੈਂ ਮੁਕਰ ਸਾਇ ਭਾਖੈਂ ਹਮ ਨਾ ਲਹਯੋ'। 


ਕਹਯੋ ਗੁਰ ਸਹਜ ਭਾਇ ਕੂਰ ਨਾ ਅਲਾਇ', 
ਹੋਨਹਾਰ ਨੈ ਫਿਰਾਇ ਦਈ ਮਤਿ ਯੌਂ ਕਹਜੋ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਵਾਈ। 

'ਝਗੜਾ। 

।ਆਪਣੇ ਪਤੀ (ਪੈਂਦੇ ਖਾਂ) ਤੋਂ। 

'ਨਾ ਕੱਟਿਆ ਜਾਣ ਵਾਲਾ। “ਬਹੁਤਾ ਸਖ਼ਤ। 
'ਜਿਹੜਾ ਹੋਰ ਕਿਸੇ ਦੀ ਕਨੌਡ ਨਹੀਂ ਮੰਨਦਾ। 


।ਆਪਣਾ ਧਰਮ ਤੇ ਈਮਾਨ ਗਵਾ ਕੇ। 


(ਗੁਰੂ ਕਾ ਬਖ਼ਸ਼ਿਆ) ਸਾਮਾਨ ਗਵਾ ਕੇ। 


'ਚਿੱਟਾ ਬਾਜ। 


'ਉਹ (ਸਾਰੇ) ਆਖਦੇ ਹਨ ਕਿ ਅਸਾਂ (ਤਾਂ) ਦੇਖਿਆ ਹੀ 
ਨਹੀਂ 
'ਝੁਠ ਨਾ ਕਹੁ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 667 


ਕਸਮ ਤਿਹਾਰੋ ਬਾਜ ਹਮੇਂ ਨਾ ਨਿਹਾਰੋ, 

ਤੁਮ ਤੁਹਮਤ' ਉਚਾਰੋ ਕੂਰ ਗੁਰੂ ਪੀਰ ਹੂਹੈ ਅਹਜੋ? 'ਝੂਠੀ ਊਜ। “ਇਹੋ ਜੇਹੇ ਗੁਰੂ ਪੀਰ ਹੋ ਕੇ। 
॥੫੪॥ 

ਤਬੈ ਗੁਰੂ ਗੁੱਸਾ ਖਾਇ ਬਿਧੀ ਚੰਦ ਕੋ ਪਠਾਇ, 

ਤਾਂ ਕੇ ਘਰ ਤੈ ਮੰਗਾਇ ਸਭਾ ਮੈਂ ਦਿਖਾਯੋ ਹੈ। 

ਐ ਪੈ ਪੈਦੇ ਖਾਂਨ ਢੀਠ ਕਹਯੋ ਪੁਨ ਹਠ ਪੀਠ', 

ਆਪ ਹੀ ਲੁਕਾਯੋ ਤੁਮ ਆਪ ਬਿਦਤਾਯੋ ਹੈ। 

ਗੁਰੂ ਕਹਯੋ ਨਿਮਕ ਹਰਾਮੀ ਪਾਪੀ ਮੂਢ, 

ਤੈਂ ਤੋ ਕੂਰੀ ਸੌਂਹ ਖਾਈ ਚੋਰ ਚਤਰ ਕਹਾਯੋ ਹੈ। 

ਇਜ਼ਤ ਗਮਾਇ' ਸਭਾ ਮੈਂ ਸੇ ਨਿਕਰਾਯੋ 


॥੫੫॥ 

ਦੁਖੀ ਹੋਇ ਘਰ ਜਾਇ ਹਾਲ ਸਬ ਹੀ ਸੁਨਾਇ, 

ਕਹਸੋ ਸ਼ਾਹੀ ਫ਼ੌਜ ਲਯਾਇ ਗੁਰੂ ਕੌ ਗਹਾਇ ਹੈ'। _ 'ਪਕੜਾਂਵਾਂਗਾ। 

ਤਾਂ ਕੀ ਲਾਗ ਆਗ ਕੋ ਬਢਾਯੋ ਪੌਨ ਉਸਮਾਂਨ', __'ਤਿਸ (ਪੈਂਦੇ ਖਾਂ) ਦੀ ਦੁਸ਼ਮਣੀ ਰੂਪ ਅੱਗ ਨੂੰ (ਉਸ ਦੇ 


ਜਵਾਈ) ਉਸਮਾਨ ਖਾਨ ਰੂਪ ਹਵਾ ਨੇ ਵਧਾਇਆ। 
ਬਸੀਆਂ ਤੈਂ! ਭਾਈਚਾਰਾ ਲੀਓ ਸੰਗ ਜਾਇ ਹੈ। __ 'ਬਸੀਆਂ (ਨਾਮ ਦੇ ਪਿੰਡਾਂ) ਤੋਂ। 
ਸੂਬਾ ਥੋ ਕੁਤਬ ਦੀਂ ਬਿਰਾਦਰ' ਜਲੌਧਰ ਮੈਂ, 'ਭਰਾ। 
ਤਾਂ ਕੇ ਢਿਗ ਗਯੋ ਧਾਇ ਹੇਤ ਜੌ ਸਹਾਇ ਹੈ। 
ਐਸੇ ਵਲੀ ਨਯਾਮਤ ਸੋਂ” ਬੈਰ ਤੂੰ ਬਢਾਇ ਹੈ 
॥੫੬॥ 
ਪੈਦੇ ਖਾਂ ਅਲਾਯੋ, ਤੈਂ ਭੀ ਗੁਰੂ ਕਾ ਕੜਾਹ ਖਾਯੋ, 
ਸੁਬੇ ਕਹਯੋ ਬਾਤ ਨੱਕੇ ਨਕਟੇ ਕੀ ਤੂੰ ਕਹੀ'। ਤੂੰ ਤਾਂ ਉਹ ਗੱਲ ਕਹੀ (ਜਿਵੇਂ) (ਨਕਟਾ) ਨੱਕ ਕਟਿਆ 
ਲੂ ਲੂ (ਬੰਦਾਂ) (ਨੱਕ) ਸਾਬਤ ਨੱਕ ਵਾਲੇ ਨੂੰ (ਨਕਟਾ ਕਹੇ)। 
ਮੈਂ ਤੋ ਖਾਯੋ ਹੈ ਕਿ ਨਾਂਹੀ ਤੁਮ ਤੋ ਪਲੇ ਹੋ ਤਾਂਹੀ, 
ਐ ਪੈ ਮੇਰੀ ਸਾਮ' ਆਇ ਜਾਤ ਭਾਈ ਤੈਂ ਲਹੀ। _ 'ਸ਼ਰਨ। 
ਜਾਹਿ ਫਰਯਾਦ ਕਰਿ ਸ਼ਾਹਿ ਪਾਸ ਤੂੰ ਸਹੀ। 
ਗਏ ਸੋ ਲਹੌਰ ਫਰਯਾਦ ਕੀਨੀ ਗੌਰ ਤੌਰ', 





668 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੇਸ਼ ਇਨ ਕੀ ਵਜੀਰ ਖਾਂਨ ਜਾਨ ਦੈ ਨਹੀ' ਪੇਸ਼ ਨਹੀਂ ਜਾਣ ਦਿੰਦਾ। 
॥੫੭॥ 


ਚੌਪਈ: 

ਆਖਰ ਹੋਇ ਲਚਾਰ ਅਪਾਰੇ'। 
ਫਜਰ ਬਡੀ' ਸ਼ਹਿ ਦ੍ਰਾਰ ਬਿਚਾਰੇ। 
ਬਾਂਸ ਸੰਗ ਮੁਰਗੀ ਬੰਧ ਖਰੇ। 


ਕਰੀ ਚਿਕਾਵਨ' ਅਤਿ ਦੁਖ ਭਰੇ ॥੫੮॥ 


ਸੁਨੀ ਫਰਯਾਦ ਸ਼ਾਹਿ ਤਿਨ ਕੇਰੀ। 
ਪਿਖਯੋ ਵਜ਼ੀਰ ਖਾਂਨ ਦਿਸ ਹੇਰੀ। 

ਖਾਂ ਵਜੀਰ ਕਰ ਜੋਰ ਵਖਾਨਾ। 

ਮਦਰ ਪਦਨ ਬਿਨ' ਪੈਦੇ ਖਾਨਾ ॥੫੯॥ 
ਰੁਲਤ ਫਿਰਤ ਇਹੁ ਗੁਰੁ ਢਿਗ ਗਯੋ। 
ਦਯਾ ਧਾਰਿ ਗੁਰੁ ਪਾਰਨ ਕਯੋ'। 
ਪਹਿਲਵਾਨ ਕਿਯ ਦੈ ਸੁ ਖੁਰਾਕੈਂ। 
ਬਯਾਹ ਦਯੋ ਧਨੁ ਧਾਮ ਪੁਸ਼ਾਕੈਂ ॥੬੦॥ 
ਬਡਾ ਹੋਇ ਹੰਕਾਰ ਉਪਾਯੋ। 

ਅਦਬ ਗੁਰੂ ਕਾ ਇਨ ਨ ਰਖਾਯੋ। 
ਬਾਜ ਆਦਿ ਬਹੁ ਬਸਤੁ ਚੁਰਾਈ। 

ਇਸ ਕੇ ਘਰੋਂ ਗੁਰੂ ਨਿਕਸਾਈ ॥੬੧॥ 
ਥੱਪੜ ਮਰਵਾਯੋ ਉਨਿ ਯਾਹੀ। 

ਪਿਤਾ ਪੁਤੁ ਕੋ ਤਾੜਤ ਚਾਹੀ'। 
ਨਿਮਕ ਖਾਇ ਇਨ ਕੀਨ ਬੁਰਾਈ। 
ਤਾਂ ਪਰ ਆਯੋ ਦਾਦ ਉਠਾਈ' ॥੬੨॥ 
ਸੁਨਿ ਪਤਿਸ਼ਾਹਿ ਤੂਸ਼ਨੀ' ਭਯੋ। 

ਇਸ ਕੋ ਬਹਿਰ ਨਿਕਾਰਨ ਕਯੋ। 

ਕਈ ਮਾਸ ਪੈਦੇ ਖਾਂ ਰੁਲਾ। 

ਪੁਨ ਅਸਵਾਰ ਪਾਂਚ ਸੌ ਖੁਲ੍ਹਾ ॥੬੨॥ 
ਭਾਈਅਨ ਕੋ ਲੈ ਸ਼ਾਹਿ ਪੌਰ ਪੈ'। 
ਕਰੀ ਫਰਯਾਦ ਸੁ ਅਧਿਕ ਗੋਰ ਪੈ'। 
ਏਕ ਹਜਾਰ ਰਜਤਪਣ ਦੀਨਾ। 


'ਬਹੁਤੇ ਦੁਖੀ ਹੋ ਕੇ। 
'ਵੱਡੇ ਤੜਕੇ। 


'ਮੁਰਗੀ ਤੋਂ ਚੀਕਾਂ ਮਰਵਾਈਆਂ। 


(ਸੁਧਾਰਨ ਦੀ) ਇੱਛਾ ਨਾਲ ਤਾੜਦਾ ਹੈ। 


'ਫ਼ਰਿਆਦ ਕਰਨ। 


ਉਰ 


'ਚੁਪ। 


'ਖੁੱਲ੍ਹਾ ਭਾਵ ਪਿੰਡਾਂ ਵਾਲਿਆਂ ਦਾ। 
'ਦਰਵਾਜ਼ੇ 'ਤੇ। 
(ਆਪਣੇ ਵੱਲੋਂ) ਬਹੁਤਾ ਧਿਆਨ ਦੁਆਉਣ ਲਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 669 


ਰਿਸ਼ਵਤ ਖ਼ਾਨ-ਸਲਾਂਮਤ ਲੀਨਾ ॥ ੬੪॥ 

ਸ਼ਾਹਿ ਪਾਸ ਉਨ ਜਾਇ ਖੜ੍ਹਾਯੋ'। 

ਝੂਠ ਸਾਚ ਇਨ ਬਹੁਤ ਸੁਨਾਯੋ। 

ਅਪਨੀ ਸੂਰ-ਬੀਰਤਾ ਭਾਰੀ। 

ਬਲ ਭਲ ਕਹਿ ਪੁਨ ਐਸ ਉਚਾਰੀ ॥ ੬੫॥ 

ਤੀਨ ਵਾਰਿ ਮੈਂ ਗੁਰੂ ਜਿਤਾਜੋ। 

ਸ਼ਾਹੀ ਫੌਜ ਤਈਂ ਬਹੁ ਘਾਯੋ'। 'ਮਾਰਿਆ। 

ਸੁੰਦੂ ਡੀਲ ਬੁਲੰਦ ਨਿਹਰ ਕੈ'। ਸੁੰਦਰ (ਰੂਪ ਅਤੇ) ਉੱਚਾ ਕੱਦ ਵੇਖ ਕੇ। 

ਬਲੀ ਬਿਸਾਲ ਸੁ ਬੀਰ ਬਿਚਰ ਕੈ ॥੬੬॥ 

ਬਿਬਿਧਾ' ਬਾਤ ਜੰਗ ਕੀ ਸੁਨ ਕੈ। ਅਨੇਕ ਤਰ੍ਹਾਂ ਦੀਆਂ। 

ਭੇਤੀ ਦੁਸ਼ਮਨ ਗੁਰੁ ਕਾ ਗੁਨ ਕੈ। 

ਕਾਲੇ ਖਾਨ ਪਸ਼ੌਰੀ ਸੂਬਾ। 

ਹੁਤੋ ਮਜੂਦ' ਬਹਾਦਰ ਖੂਬਾ ॥ ੬੭॥ 

ਅਬਦੁੱਲ ਖਾਂ ਖੋਜਾ ਕਿਯ ਤਯਾਰੇ। 

ਜੰਗ ਜਿਨੋ ਨੇ ਜੀਤੇ ਭਾਰੇ। 

ਤੀਸ ਹਜ਼ਾਰ ਚਮੂੰ ਸੰਗ ਦੈ ਕੈ। 

ਪਠੇ ਪੁਨਾ ਬਡ ਇਜ਼ਤ ਕੈ ਕੈ ॥੬੮॥ 

ਕਹਾ ਗੁਰੂ ਕੋ ਪਕਰਿ ਲਯਾਵੋ। 

ਨਹੀਂ ਤੁ ਲਰ ਕਰਿ ਰਣ ਮੈਂ ਘਾਵੋ। 

ਸੂਬੇ ਜਾਲੈਧਰ ਕੋ ਲਿਖਯੋ। 

ਤੁਮ ਭੀ ਸਬਿ ਬਿਧਿ ਮਦਦਰਖਯੋ ॥੬੯॥ 

ਦੋਹਰਾ: 

ਪੈਦੇ ਖਾਂ ਅਰ ਸ਼ਾਹਿ ਕੀ, 

ਗਾਥਾ ਦਈ ਸੁਨਾਇ। 

ਸੀ ਹਰਿਗੋਬਿੰਦ ਚੰਦ ਕੀ, 

ਸੁਨੋ ਇਤੈ ਸਤ ਭਾਇ' ॥ ੭੦॥ 

ਦਰੈਯਾ ਛੰਦ: 

ਸੀ ਗੁਰੁ ਸੋਭਿਤ ਇੰਦੂ ਮਨਿੰਦ'। ।(ਸੁਧਰਮਾ) ਇੰਦੂ ਦੀ ਸਭਾ (ਵਰਗੀ ਸਿੱਖਾਂ ਦੀ) ਸਭਾ ਵਿੱਚ 
ਸਿੰਘਾਸਣ (ਉੱਪਰ) ਸ੍ਰੀ ਗੁਰੂ ਜੀ ਇੰਦੂ ਵਾਂਗ ਸੋਭਦੇ ਹਨ। 





670 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਖ ਸੁਭਟ ਸਮ ਦੇਵਨ ਸੋਹਿਤ, 

ਚਹੁੰ ਦਿਸ ਬਹੁ ਦੇਸਨ ਕੇ ਬ੍ਰਿੰਦ। 

ਆਇ ਲਾਹੋਰੋਂ ਸਿੱਖ ਏਕ ਨੇ, 

ਖਬਰ ਦਈ ਸਬਿ ਸਤਿਗੁਰੁ ਪਾਸ। 
ਪੈਦੇ ਖਾਂਨ ਸੈਨ ਬਹੁ ਲਯਾਯੋ, 

ਸੰਗ ਚਢਾਇ ਜੰਗ ਹਿਤ ਖਾਸ! ॥ ੭੧॥ 
ਕਹਸੋ ਗੁਰੂ ਨਹਿ ਚਿੰਤ ਕਰੋ ਚਿਤ, 

ਸੀ ਨਾਨਕ ਰਾਖੈਂ ਸਥਿ ਲਾਜ। 

ਜੋ ਚਢ ਆਵੈਂ ਜਮ ਘਰ ਜਾਵੈ, 

ਪਾਵੈ ਫਤੇ ਨ ਹੂੈ ਤਿਨ ਕਾਜ। 

ਪੁਨ ਗੁਰੁ ਬਿਧੀ ਚੰਦ ਦਿਸ ਸਾਨੰਦ 
ਹੇਰ', ਕਹਯੋ ਅਬਿ ਤੁਮ ਹੋਹੁ ਸੁਚੇਤ। 
ਆਵਤ ਚਮੂੰ ਚਢੀ ਜੋ ਅਰਿ ਕੀ, 

ਕਰੋ ਸ਼ਿਕਾਰ ਤਾਂਹਿ ਮਧ ਖੇਤ ॥ ੭੨ ॥ 
ਬੀਰਨ ਤਯਾਰੀ ਦੀਨ ਕਰਾਇ। 

ਜਥਾ ਜੋਗ ਅਸੂ ਦੀਨੇ ਸਬਿਹਨਿ ਤਾਇਂ। 
ਭਈ ਖਬਰ ਜਬ ਜਬਰ' ਸਿੱਖਨ ਇਹੁ, 
ਆਏ ਦੇਸ ਦੇਸ ਤੈ ਬਹੁਤੇ ਧਾਇ। 
ਅਰਪਿ ਉਪਾਇਨ' ਗੁਰੁ ਪਾਇਨ ਢਿਗ”, 
ਹੋਹਿਂ ਮੋਦ ਗੁਰ ਦਰਸ਼ਨ ਪਾਇ ॥ ੭੩॥ 
ਹੈ ਇਹੁ ਜੰਗ ਜਾਨ ਬਾਜੀ ਲਿਹੁ ਜਾਨ। 
ਕਹਿ ਸਿੱਖ ਜਾਂ ਦਿਨ ਸਿੱਖ ਭਏ ਹਮ, 
ਤਾਂ ਦਿਨ ਅਰਪੇ ਸਿਰ ਗੁਰੁ ਆਗੇ ਆਨ। 
ਅਬਿ ਕੁਛ ਨਵੇਂ ਨਹੀਂ ਹਮ ਦੈਨੇ, 

ਹੈ ਤਨ ਮਨ ਧਨ ਸਬਿ ਸਤਿਗੁਰ ਕੇਰ। 
ਗੁਰੂ ਸਿਦਕ ਬਖਸ਼ੈਂ ਜਿਸ ਕੋ, 

ਸੋ ਗੁਰੂ ਕੀ ਵੱਥ ਅਰਪੈਂ ਗੁਰੁ ਕੋ ਹੋਇ ਦਲੇਰ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੭੪॥ 

ਇਮ ਸੁਨਿ ਕ੍ਰਿਪਾ ਦ੍ਰਿਸ਼ਟਿ ਬ੍ਰਿਸ਼ਟਿ' ਕਰਿ, 

ਸਤਿਗੁਰੁ ਕੀਨੋ ਸਿੱਖਨ ਤਈਂ ਨਿਹਾਲ। 

ਜਾਂ ਤੇ ਲਰੈਂ ਨਿਸੰਗ ਜੰਗ ਮੈਂ, 

ਦੀਨੋ ਆਤਮ ਗਯਾਨ ਬਿਸਾਲ। 

ਉਤ ਜਾਲੈਧਰ ਤੈ ਤੁਰਕਾਨੀ, 

ਨਿਸ ਕੋ ਧਾਈ ਦਿਸ ਪੁਰ ਕਰਤਾਰ। 

ਮਾਨੋ ਲੀਨ ਉਛਾਲਾ ਸਾਗਰ, 

ਬੜਵਾਨਲ' ਗੁਰੁ ਊਪਰ ਭਾਰ ॥ ੭੫ ॥ ਸਮੁੰਦਰ ਦਾ ਪਾਣੀ ਸਾੜਨ ਵਾਲੀ ਅੱਗ। 
ਉਡਗਨ' ਚੰਦ ਨ ਪਰੈਂ ਦਿਖਾਈ, 'ਤਾਰੇ। 

ਉਡੀ ਧੂਲਿ ਛਾਯੋ ਨਭ ਭੌਨ'। 'ਅਕਾਸ਼ ਰੂਪ ਘਰ। 

ਕਿਧੋ ਉਮਡ' ਬਾਦਲ ਭਾਦਵ ਕੇ? 'ਝੂਕ ਕੇ। “ਭਾਦੂਂ (ਦੇ ਮਹੀਨੇ) ਦੇ। 
ਆਏ ਘੁਮਡ ਘੋਰ ਉਪਰ ਗੁਰੁ ਪੌਨ'। ।ਉੱਛਲ ਕੇ ਤੇ ਗੱਜ ਕੇ ਗੁਰਾਂ ਰੂਪ ਹਵਾ ਦੇ ਉਪਰ ਆਏ। 
ਬ੍ਰਿੰਦ ਤੁਰਕ ਦਲ ਸਲਭ ਮਨਿੰਦੈ', 'ਟਿੱਡੀ ਦਲ ਵਾਂਗ। 

ਸੁ ਹਰਿਗੋਬਿੰਦ ਸਿੰਧੈ ਪਰ ਆਇ। ਸਮੁੰਦਰ ਉਪਰ। 

ਬੂਡ ਬੂਡ' ਸਗਰੇ ਮਰ ਜੈਹੈਂ, ਡੁੱਬ ਡੁੱਬ ਕੇ। 

ਪੈ ਹੈਂ ਪਾਰ ਨ ਪਾਉ ਲਗੇ ਹੈਂ ਕਾਇ ॥ ੭੬॥ 

ਮਗ ਮੈਂ ਮਲਕ ਦਤਾਰ ਮਿਲ੍ਯੋ, 

ਲੈ ਜ੍ਰਾਂਨ ਪਾਚ ਸੌ, ਭਾਈ ਕੁਤਬਖਾਨ ਕੋ ਆਨ। 

ਔਰ ਤੁਰਕਾਨੀ ਇਤ ਉਤ ਤੈ ਬਹੁ, 

ਮਿਲੀ ਭਯੋ ਦਲ ਦੁਜਨ' ਮਹਾਂਨ ॥ ੭੭॥ 

ਦੋਹਰਾ: 

ਗੁਰੁ ਪੁੰਰ ਪਰ ਹਮਲਾ ਕਰਾ, 

ਬਡੀ ਫਜਰ' ਤੁਰਕਾਂਨ। 

ਖਬਰ ਪਾਇ ਗੁਰੁ ਭਟ ਘਨੇ, 

ਅਰੇ ਅੱਗੂ ਬਲ ਠਾਂਨ ॥ ੭੮ ॥ 

ਪਾਧਰੀ ਛੰਦ: 


'ਸ਼ਸਤ੍ਰ ਬੰਨ੍ਹ ਕੇ ਤਿਆਰ ਬਰ ਤਿਆਰ। 


671 





672 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਭ ਦੋਇ ਹਜਾਰਕ ਅੱਗੂ ਬੱਧ' ॥ ੭੯॥ 
ਜੁਗ ਓਰ ਤੁਫੰਗਨਿ ਧੁਨਿ ਉਠਾਇ। 
ਜਿਮ ਭਾੜ ਵਿਖੈ' ਦਾਨੇ ਭੁਜਾਇ। 

ਹੋ ਪਾਰ ਸਰੀਰ ਸੁ ਚੀਰ ਤੀਰ। 

ਹਤ ਸੁੱਟਤ' ਮੀਰ? ਅਮੀਰ” ਧੀਰ ॥੮੦॥ 
ਬਿਆ ਦਿਸ ਤੈ' ਅਮੀਆ, ਮਿਹਰ ਚੰਦ। 
ਜਾ ਪਰੇ ਧਾਇ ਲੈ ਸੁਭਟ ਬ੍ਰਿੰਦ। 

ਸਿਖ ਅਏ ਜੁ ਥੇ ਬਹੁ ਦੇਸ ਕੇਰ। 

ਵਹਿ ਲਰੈਂ ਅੱਗੂ ਹੂੰ ਹੂੰ ਬਧੇਰ ॥੮੧॥ 
ਬਡ ਭਯੋਂ ਕੁਲਾਹਲ' ਮਚਜੋ ਜੰਗ। 

ਧਰ ਪਰੇ ਕਿਤਕ ਹ੍ੈ ਅੰਗ ਭੰਗ। 

ਜਿਮ ਬਸਤ ਗ਼ੋਲੇ' ਮੇਂਹ ਅਪਾਰ। 

ਤਯੋਂ ਗੋਲੀ ਤੀਰਨ ਝਰਤ ਬਾਰ' ॥੮੨॥ 
ਬਡ ਬਜਤ ਜੁਝਾਊ ਉਭੈ ਓਰ'। 

ਰਸ ਬੀਰ ਛਕੇ' ਭਟ ਲਰੈਂ ਜੋਰ। 

ਗੁਰੁ ਤੈ ਗਹਿ ਆਇਸ' ਸਹਿ ਉਛਾਹਿ। 
ਗੁਰਦਿੱਤਾ ਜੀ ਲੈ ਭਟ ਮਹਾਂਹਿ ॥੮੩॥ 
ਨਿਜ ਸੈਨ ਤਈਂ ਦੇਤੋ ਸੁ ਧੀਰ। 

ਇਤ ਉਤੈ ਰੱਖਕ ਪੁਰ ਫਿਰੈਂ ਬੀਰ। 
ਜਿਸ ਓਰ ਘੋਰ' ਅਰਿ ਜੋਰ ਦੇਂਹਿ। 
ਤਹਿਂ ਜਾਇ ਧਾਇ ਸਰ ਪਾਇ ਮੇਂਹ' ॥੮੪॥ 
ਬਹੁ ਮਾਰ ਪਿਛਾਂਹਿ ਹਟਾਇ ਦੇਤ। 

ਇਮ ਫਿਰੇ ਬੀਰ ਬਡ ਜੰਗ ਲੇਤ। 

ਉਤ ਆਵੈਂ ਤੁਰਕ ਧਵਾਇ ਬਾਜ'"। 


ਅਰਿ ਦੁੰਦਭਿ ਦੀਹ ਸੁਰਹੇ ਬਾਜ' ॥ ੮੫॥ 
ਨਹਿ ਧੂੰਮ ਧੂਰ ਮੈਂ' ਕੁਛ ਦਿਸਾਇ। 

ਜੋ ਗਿਰੈ ਸੁ ਨੀਚੇ ਰਹਿ ਦਬਾਇ। 

ਇਮ ਲਰੈਂ ਬੀਰ ਬਡ ਦੌਰ ਦੌਰ। 

ਸੁ ਖਤੰਗ ਤੁਫੰਗਨ' ਛੋਰਿ ਛੋਰਿ ॥੮੬॥ 


'ਅੱਗੇ ਵਧੇ। 
'ਭੱਠ ਵਿੱਚ। 


'ਮਾਰ ਸੁੱਟਦੇ ਹਨ। “ਸਰਦਾਰ। “ਹਾਕਮ। 
'ਦੂਜੇ ਪਾਸੇ ਤੋਂ। 


੭ 


'ਡਡਰਲਾ। 


'ਗੜੇ। 

'ਪਾਣੀ ਝੜਦਾ ਹੈ। 

ਦੋਹੀਂ ਪਾਸੀਂ ਵੱਡੇ ਜੰਗੀ ਵਾਜੇ ਵਜਦੇ ਹਨ। 
ਭਰੇ ਹੋਏ। 

।ਆਗਿਆ ਲੈ ਕੇ। 


'ਬਹੁਤਾ। 
'ਤੀਰਾਂ ਦਾ ਮੀਂਹ ਪਾਉਂਦੇ ਹਨ। 


'ਘੋੜੇ ਭਜਾਉਂਦੇ। “ਏਥੇ ਪਾਠ ਸਾਜ ਛੁਪਿਆ ਹੋਇਆ ਸੀ, 


ਅਸਾਂ ਦਰੁਸਤ ਕਰ ਦਿੱਤਾ ਹੈ। 
'ਵੈਰੀਆਂ ਦੇ ਵੱਡੇ ਧੌਂਸੇ ਵੱਜ ਰਹੇ ਹਨ। 
ਧੂੰਏਂ ਅਤੇ ਧੂੜ ਵਿੱਚ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 673 


ਅਰਿ ਸਿਪਰ' ਸੰਜੋਇਨ ਫੋਰ ਫੋਰ। 

ਕਰਿ ਅੰਗ ਭੰਗ ਸਿਰ ਤੋਰ ਤੋਰ। 

ਧਰ ਸੁੱਟਤ ਹੇਲੇ ਘਾਲ ਘਾਲ'। 

ਕਰਿ ਮਾਰ ਮਾਰ ਸਰ ਡਾਲ ਡਾਲ' ॥੮੭॥ 
ਇਕ ਅੰਧਕਾਰ ਇਕ ਧੂਰ ਭੂਰ। 

ਮੂੰਹ ਅੱਖੀਂ ਨਾਸਾਂ ਗਏ ਪੂਰ। 

ਥਾ ਹਾੜ ਮਾਸ ਅਤਿ ਹੀ ਖਰਾਬ। 

ਬਹੁ ਲਗੀ ਪਯਾਸ ਨਹਿ ਮਿਲੈ ਆਬ' ॥੮੮॥ 
ਇਕ ਅਏ ਥਕੇ ਕਰਿ ਮਜਲ ਦੂਰ। 

ਬਹੁ ਪਰੀ ਮਾਰ ਅਗਜੋਂ ਜਰੂਰ। 

ਕੁਛ ਗੁਰੁ ਮਾਯਾ ਨੇ ਹਤੀ ਮਤਿ। 

ਇਮ ਤੁਰਕ ਸੈਨ ਘਬਰਾਇ ਅਤਿ ॥੮੯॥ 
ਹਟਿ ਪਾਛੇ ਧਾਏ ਬਿਨ ਪਛਾਨ। 

ਲਰ ਮਰੇ ਸੁ ਆਪਸ ਮੈਂ ਮਹਾਂਨ। 

ਕੁਛ ਗੁਰੁ ਸਿੱਖਨ ਦੈ ਦੱਬ ਭਾਰ'। 

ਸਰ ਗੁਲਕਾ ਉਲਕਾ ਸਮੱ ਡਾਰ' ॥ ੯੦॥ 
ਇਮ ਅਰਧਕ ਸੈਨਾ ਸੱਤ੍ਰ ਕੇਰ। 

ਗਿਰ ਪਰੀ ਧਰਾ ਪਰ ਲਗੇ ਢੇਰ। 
ਅਫਸਰ ਘਬਰਾਏ ਫਿਰੈਂ ਦੌਰ। 

ਨਹਿ ਸੁਨੈ ਕੋਇ ਕਿਛੁ ਕਰੈਂ ਗੋਰ' ॥੯੧॥ 
ਆਖਰ ਸਮਝਾਇ ਬੁਝਾਇ ਭੂਰ। 

ਨਿਜ ਸੈਨਾ ਪੁਰ ਤੈ' ਕਰੀ ਦੂਰ। 

ਬਹੁ ਤੁਪਕ ਦੂਰੋਂ ਰਹੇ ਤਜਤ। 

ਨਹਿ ਹੋਇ ਅਗਾਰੀ ਜੰਗ ਸਜਤ' ॥ ੯੨॥ 
ਦੋਹਰਾ: 

ਦਿਵਸ ਚਢਯੋ ਤਬ ਅਫਸਜਰੈਂ, 

ਸੈਨ ਸੰਭਾਰਨ ਕੀਨ। 

ਅਰਧਕ ਦਲ ਨਿਜ ਮਰਜਯੋ ਪਿਖਿ, 

ਭਏ ਸ਼ੋਕ ਮੈ ਲੀਨ ॥ ੯੨॥ 

ਕਾਲੇ ਖਾਂ ਪੈਦੇ ਤਈਂ, 


'ਬਹੁਤਾ ਦਬਾ ਦੇ ਕੇ। 
'ਤੀਰ ਤੇ ਗੋਲੀਆਂ ਟੁੱਟਦਿਆਂ ਤਾਰਿਆਂ ਵਾਂਗ ਸੁੱਟ ਰਹੇ ਹਨ। 





674 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਈ ਮਲਾਮਤ ਭੂਰ'। 

ਦਈ ਚੋਬ ਦੁਹਿਰੀ ਪੁਨਾ, 
ਜੰਗ ਮਚਾਯੋ ਸੂਰ ॥ ੯੪॥ 
ਸੁਨਿ ਸੁਰ ਲੋਕ ਡਰਾਂਨ। 
ਬਹਿਰ ਸ਼ਹਿਰ ਤੈ ਬੀਰ ਗੁਰੁ, 


%/ 2੩ 


੨੩੩ 


ਕੈ'। 
ਧਵਾਇ ਅਸੂ ਆਵਹੀਂ। 
ਸੁ ਮੋਰਚੇ ਚਢਾਵਹੀਂ ॥੯੬॥ 
ਗੁਰੂ ਕੇ ਲਾਲ ਜਾਇ ਕੈ। 
ਕਰੈਂ ਪਿਛਾਂਹ ਘਾਇ ਕੈ। 
ਪਰਹਾਰ ਸੱਤ੍ਰ ਗੇਰਤੇ। 


ਪਰੇ ਬਿਹਾਲ ਟੇਰਤੇ' ॥੯੭॥ 
ਰਟੰਤ ਆਬ' ਨਾ ਮਿਲੈ। 
ਉਠਾਇ ਹੈਂ ਨ ਕੋ ਤਿਨੈ। 
ਬਿਧੀ ਸੁ ਚੰਦ ਜੂ ਕਹੀਂ'। 
ਹਰੰਤ ਸੱਤ੍ਹ ਢੂਕਹੀਂ' ॥ ੯੮॥ 
ਕਿਤੈ ਸੁ ਬੀਰ ਅੰਮੀਆ'। 
ਕਟੰਤ ਨਾਹਿ ਕੰਮੀਆ'। 
ਅਰੱਤ ਜਿੱਤ ਮੇਹਰਾ'। 
ਕਰੱਤ ਕੱਟ ਬੇਹਰਾ' ॥੯੯॥ 
ਲੱਖੂ ਲਖਾਂਹਿ ਲੇਤ ਹੈ'। 

ਜਿਸੈ ਸੁ ਸਾਂਗ ਦੇਤ ਹੈ'। 
ਜਿਤੈ' ਸੁ ਸਿਖ ਧਾਇ ਹੈਂ। 


ਮੈਦਾਂਨ ਸੋ ਛੁਡਾਇ ਹੈਂ ॥੧੦੦॥ 


ਗੁਰੂ ਕੋ ਬਡੋ ਪੂਤ ਜੋ'। 
ਲਰੱਤਿ ਅਤਿ ਪੂਤ ਸੋ। 


'ਬੰਦੂਕਾਂ। 
'ਦੋਹਾਂ ਪਾਸਿਆਂ ਤੋਂ ਕ੍ਰੋਧਵਾਨ ਹੋ ਕੇ। 


'ਬੋਲਦੇ ਹਨ। 
'ਪਾਣੀ ਮੰਗਦੇ ਹਨ। 


'ਕਿਸੇ ਥਾਂ। 

'ਨੇੜੇ ਹੋ ਕੇ ਵੈਰੀਆਂ ਨੂੰ ਮਾਰਦੇ ਹਨ। 
'ਅਮੀਆ ਨਾਮ ਸੂਰਮਾ। 

'ਘੱਟ ਨਹੀਂ ਕੱਟਦਾ ਭਾਵ ਬਹੁਤ ਵੈਰੀਆਂ ਨੂੰ ਮਾਰਦੇ ਹਨ। 
'ਜਿੱਥੇ ਮਿਹਰਾ ਨਾਮ ਸੂਰਮਾ ਅੜਦਾ ਹੈ। 
'ਵਿਹਲ ਕਰਦਾ ਜਾਂਦਾ ਹੈ। 

'ਲੱਖੂ (ਸੂਰਮਾ) ਜਾਣ ਲੈਂਦਾ ਹੈ (ਕਿ ਉਹ ਮਰ ਗਿਆ ਹੈ)। 
'ਜਿਸ ਨੂੰ ਬਰਛੀ ਮਾਰਦਾ ਹੈ। 

'ਜਿਸ ਪਾਸੇ। 


'ਉਹ ਪਵਿੱਤਰਤਾ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 675 


ਬਰੱਖ ਬਾਨ ਮੇਂਹ ਸੋ। 

ਕਰਤ ਸੱਤ੍ਰ ਛੇਹ' ਸੋ ॥੧੦੧॥ 

ਅਰੱਤ ਅੱਗੂ ਆਇ ਕੈ। 

ਸੁ ਪੈਦੇ ਖਾਂਨ ਧਾਇ ਕੈ। 

ਕਹੂੰ ਬੁਲੰਦ ਖਾਂ ਲਰੈ। 

ਕਿ ਉੱਸਮਾਂਨ ਖਾਂ ਅਰੈ ॥੧੦੨॥ 

ਕਿਤੈ ਕੁੱਤਬ ਖਾਨ ਹੈ। 

ਲਰੱਤ ਆ ਮਿਦਾਨ ਹੈ। 

ਮਹਾਂਨ ਜੰਗ ਹੈ ਮਚਯੋ। 

ਨ ਕੋਇ ਘਾਵ' ਤੈ ਬਚਯੋ ॥੧੦੩॥ 'ਜ਼ਖ਼ਮ। 

ਪਰੰਤ ਤੀਰ ਗੁੱਲਕਾਂ। 

ਸਮਾਨ ਮੇਂਹ ਉੱਲਕਾ'। 'ਮੀਂਹ ਤੇ ਟੁੱਟਦਿਆਂ ਤਾਰਿਆਂ ਵਾਂਗ। 

ਤੁਫੌੰਗ ਤਾੜ ਤਾੜ ਦੇ'। 'ਬੰਦੂਕਾਂ ਤਾੜ ਤਾੜ ਸ਼ਬਦ ਕਰ ਕੇ (ਚਲਦੀਆਂ ਹਨ)। 
ਸੁਟੰਤ ਦਾੜ ਦਾੜ ਦੇ' ॥੧੦੪॥ 'ਦਾੜ ਦਾੜ ਸ਼ਬਦ ਕਰ ਕੇ ਸੁੱਟਦੀਆਂ ਹਨ। 
ਸੜੱਕ ਬਾਨ ਮਾਰ ਹੈਂ”। 'ਤੀਰ ਮਾਰਦੇ ਹਨ ਤਾਂ ਸੜੱਕ (ਸ਼ਬਦ) ਹੁੰਦਾ ਹੈ)। 
ਧੜੱਕ ਭੁਮਿ ਡਾਰ ਹੈ'। ਧਰਤੀ 'ਤੇ ਸੁੱਟਦੇ ਹਨ ਤਾਂ ਧੜੱਕ (ਸ਼ਬਦ ਹੁੰਦਾ ਹੈ)। 
ਫਿਰੰਤ ਅਸੂ ਛੂਛ ਹੈਂ'। ਘੋੜੇ ਖ਼ਾਲੀ ਫਿਰਦੇ ਹਨ। 

ਨ ਕੋਇ ਕਾਂਹਿ ਪੂਛ ਹੈਂ ॥੧੦੫॥ 

ਕਿਤੈ ਤੁਰੰਗ ਭੰਗ ਹ'। 'ਘੋੜੇ ਅੰਗ ਭੰਗ ਹੋ ਕੇ। 
ਗਿਰੰਤ ਬੀਰ ਸੰਗ ਹੂਹ। 

ਤਲੇ ਸਹਾਰਿ ਆਇ ਹੈਂ। 

ਨ ਕੋ ਤਿਨੈ ਉਠਾਇ ਹੈਂ ॥੧੦੬॥ 

ਤਲੱਫ਼ ਔ ਤਲੱਫ਼ ਕੈ'। 

ਮਰੰਤ ਸੂਰ ਹੱਫ ਕੈ'। 

ਘਮੰਡ ਘੋਰ ਮੱਚਯੋ'। 

ਕਰਾਲ' ਕਾਲ ਨੱਚਯੋ ॥।੧੦੭॥ 

ਬਿਤਾਲ' ਭੂਤ ਜੋਗਨੀ। 

ਫਿਰੰਤ ਖੂਨ ਭੋਗਨੀ'। 

ਭਰੇ ਜੁ ਸ਼੍ਰੋਣ ਛੱਪਰੈ''। 





676 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਵੰਤ ਪੂਰ' ਖੱਪਰੈਂ ॥੧੦੮॥ 
ਕਿਲਕਲਾਇ ਕਾਲਕਾ'। 

ਪਰੋਇ ਰੁੰਡ ਮਾਲ ਕਾ'। 

ਸੁ ਰੁੱਦੂ ਕੋ' ਚਢਾਵਤੀ। 
ਨਚਾਵਤੀ ਟਪਾਵਤੀ ॥੧੦੯॥ 
ਮਹਾਂਨ ਮੋਦ ਪਾਵਤੀ। 
ਗੁਰੁਨ ਜੈ ਅਲਾਵਹੀਂ'। 
ਕੁਲਾਹਲੈ ਕਮਾਲ ਭੌ'। 

ਹਲਾਚਲੈ ਬਿਸਾਲ ਭੌ' ॥ ੧੧੦॥ 
ਤੁਰਕ ਜੋਰ ਦੈਂ ਜਿਤੈ'। 
ਭਿਰੰਤ ਸਿਖ ਜਾ ਤਿਤੈਂ”। 
ਤੁਰੰਗ ਤੀਰ ਛੋਰ ਕੈ। 
ਸੰਜੋਇ ਅੰਗ ਫੋਰ ਕੈ ॥੧੧੧॥ 
ਤੜਾਕ' ਭੂਮਿ ਸੱਟਹੀਂ। 
ਝੜਾਕ' ਮੂੰਡ ਕੱਟਹੀਂ। 

ਅਰੈਂ' ਪਿਛਾਂਹਿ ਧੱਕ ਹੈਂ। 

ਸੁ ਮਾਰ ਮਾਰ ਬੱਕ ਹੈਂ' ॥ ੧੧੨॥ 
ਤੁਰਕੈਨ ਐਨ' ਘਾਂਵਹੀਂ। 

ਸੁ ਆਪ ਕੋ ਬਚਾਵਹੀਂ। 

ਨ ਪੈਰ ਪਾਛ ਪੱਟਤੈ। 

ਨਿਜੰ ਸੁ ਥੰਭ ਥੱਟਤੈ' ॥੧੧੩॥ 
ਰਹੇ ਤੁਰੱਕ ਤੱਜਬੈਂ। 

ਕਹੈਂ ਕਜਾ ਭਯੋ ਗੱਜਬੈਂ”। 
ਹਮਾਰ ਸੈਨ ਭੂਰ ਹੈ। 
ਅਪਾਰ ਬੀਰ ਸੂਰ ਹੈਂ ॥ ੧੧੪॥ 
ਸਮਾਨ ਜੰਗ ਕੈਨ ਕੋ'। 

ਕਮੀ ਸੁ ਕਾਂਹਿ ਹੈ ਨ ਕੋ। 

ਗੁਰੂ ਕੇ ਸਿਖ ਹੈਂ ਇਮੈਂ। 

ਸੁ ਨੂਣ ਆਰਦੈ ਜਿਮੇ' ॥੧੧੫॥ 


'ਭਰ ਕੇ। 

'ਕਾਲੀ ਚੀਕਾਂ ਮਾਰਦੀ ਹੈ। 
ਸਿਰਾਂ ਦੀ ਮਾਲਾ ਪ੍ਰੈਂਦੀ ਹੈ। 
'ਸ਼ਿਵ ਜੀ ਨੂੰ। 


'ਗੁਰੂਆਂ ਦੀ ਜੈ ਜੈ ਕਾਰ ਬੋਲਦੀ ਹੈ। 
'ਬਹੁਤ ਡੰਡਰੌਲਾ ਹੋਇਆ। 

'ਬਹੁਤ ਹਲਚਲੀ ਹੋਈ। 

'ਜਿਸ ਪਾਸੇ। 

ਉਸੇ ਪਾਸੇ। 


'ਝੱਟ ਕਰਕੇ। 
ਛੇਤੀ। 

'ਵੈਰੀਆਂ ਨੂੰ। 
'ਬੋਲਦੇ ਹਨ। 
'ਚੰਗੀ ਤਰ੍ਹਾਂ। 


।ਆਪਣੇ ਆਪ ਨੂੰ ਥੰਮੇ ਵਾਂਗ ਬਣਾ ਲੈਂਦੇ ਹਨ। 


'ਕਹਿਰ। 


'ਜੰਗ ਕਰਨ ਨੂੰ ਸਮਾਨ ਵੀ ਹੈ। 


'ਜਿਵੇਂ ਆਟੇ 'ਚ ਲੂਣ ਹੁੰਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਮਾਨ ਜੰਗ ਤੀਰ ਨਾਂ'। 
ਸਪਾਹਿ' ਚੰਗ ਬੀਰ ਨਾ। 
ਦਿਖੱਤ ਅਤਿ ਥੋਰ ਹੈਂ। 
ਲਰੱਤ ਘੱਤ' ਜੋਰ ਹੈਂ ॥ ੧੧੬॥ 
ਕਰੰਤ ਹਮੈਂ ਚੂਰ ਏ। 

ਮਰੰਤ ਨਾਹਿ ਸੂਰ ਏ। 

ਕਿਧੋ ਸਰੀਰ ਆਹਿਨੀ'। 

ਬਨੇ ਕਿ ਯਾਂਹਿ ਪਾਹਿਨੀ' ॥੧੧੭॥ 
ਨਹੀ ਸੰਜੋਇ ਕਾਂਹਿ ਪੈ। 

ਬਿਧੈ ਨ ਅੰਗ ਤਾਂਹਿ ਪੈ। 

ਕਿਧੋ ਕਿ ਆਬਹਯਾਤ' ਜੋ। 
ਪਿਵੰਤ ਯਿਹ ਬਖਯਾਤ ਸੋ ॥ ੧੧੮॥ 
ਗੁਰੂ ਪਿਲਾਇ ਹੈ ਇਨੈ। 

ਹਤੇ ਨ ਯਾਂਹਿ ਤੈ ਕਿਨੈ। 

ਕਿਧੋਂ ਖੁਦਾਇ ਮੱਦਤੰ। 
ਇਨੈ, ਹਮਾਰ ਸ਼ਿੱਦਤੰ' ॥ ੧੧੯॥ 
ਚਲੱਤ ਨਾਹਿ ਪੇਸ਼ ਹੈ। 
ਹਮਾਰ, ਸੰਗ ਏਸ ਹੈ'। 

ਕਹੈਂ ਦਨਾਇ ਪਾਸ ਤੇ'। 

ਸੁਨੋ ਜੁ ਯਾਂਹਿ ਵਾਸਤੇ' ॥੧੨੦॥ 
ਤੁਰਕੈਨ ਸੈਨ ਤੱਨ ਦੈ। 
ਲਰੰਤ ਨਾਹਿ ਮੱਨ ਦੈ। 

ਹੁਕਮ ਸੰਗ ਹੈਂ ਅਏ। 

ਨ ਸ਼ੌਕ ਜੰਗ ਕੋ ਹਏ ॥੧੨੧॥ 
ਜਹਾਂ ਤਕੈਂ ਬਸਾਇ ਹੈਂ”। 

ਸੁ ਜਾਨ ਕੌ ਬਚਾਇ ਹੈਂ। 

ਨ ਹਾਰ ਜੀਤ ਲਾਜ ਹੈਂ] 
ਤਕਾਇ ਦਾਇ ਭਾਜ ਹੈਂ ॥੧੨੨॥ 
ਗੁਰੂ ਕਿ ਸਿੱਖ ਜੇਤ ਹੈਂ। 

ਚਹੰਤ ਚਿੱਤ ਜੇਤ ਹੈਂ। 


677 





678 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਨੈ ਕੁਰਬਾਨ ਹੈ ਕਿਤੋ'। 
ਜਹਾਂਨ ਜਾਨ ਲੌ ਜਿਤੋ ॥ ੧੨੩॥ 
ਗੁਰੂ ਕੇ ਨਾਮ ਉਪਰੈਂ। 

ਸੁ ਯਾਂਹਿ ਤੈਂ ਹੱਦੂ ਪਰੈ'। 

ਲਰੰਤ ਸ਼ੌਕ ਜ਼ੌਕ ਸੈ'। 
ਨਿਹਾਤ ਹੋਇ ਚੌਕਸੈ' ॥ ੧੨੪॥ 
ਨ ਦੇਤ ਸੀਸ ਸੰਗ ਹੈਂ। 
ਨਜਾਤ' ਏਕ ਮੰਗ ਹੈਂ] 

ਨ ਚਾਹਿ ਔਰ ਧਾਰ ਹੈਂ। 
ਸਿਦੱਕ ਏਕ ਪਾਰਿ ਹੈਂ ॥੧੨੫॥ 
ਜੁ ਪਾਂਚ ਮਰਨ ਆਇ ਹੈਂ। 
ਪਚਾਸ ਕੋ ਭਗਾਇ ਹੈਂ ॥੧੨੬॥ 
ਦੋਹਰਾ: 

ਇਹੁ ਸੁਨਿ ਕਾਲੇ ਖਾਂਨ ਪੁਨ, 
ਕੁਤਬ ਖਾਂਨ ਸੈ ਚੰਗ'। 
ਅਨਵਰ ਖਾਂ ਅਬਦੁੱਲ ਖਾਂ, 

ਪੈਦੇ ਖਾਂਨ ਉਮੰਗ ॥੧੨੭॥ 
ਬਹੁ ਸਿਤਕਾਰ ਬੰਗਾਰ ਕੈ, 

ਸੈਨ ਐਨ ਲੈ ਸੰਗ। 

ਪਰੇ ਧਾਇ ਅਰਰਾਇ' ਸਭਿ, 
ਲਗੇ ਕਰਨ ਬਡ ਜੰਗ ॥ ੧੨੮ ॥ 
ਰਸਾਵਲ ਛੰਦ: 
ਮਚਯੋ ਜੰਗ ਗਾਢਾ। 

ਰਸੰ ਬੀਰ ਬਾਢਾ। 

ਮਹਾਂਮਾਰ ਮੱਚੀ। 
ਕਲ੍ਹੈ', ਚੰਡਿ ਨੱਚੀ ॥੧੨੯॥ 
ਤਛਾ ਮੁੱਛ' ਹੋਈ। 

ਨਹੀਂ ਪੁੱਛ ਕੋਈ। 

ਪਰੇ ਖੇਤ' ਝੁੰਡ” ॥ ੧੩੦ ॥ 


'ਚੰਗੀ ਤਰ੍ਹਾਂ (ਮਿਲ ਕੇ)। 


'ਅਰੜਾ ਕੇ, ਬੋਲ ਕੇ। 


'ਨਾਰਦ ਦੀ ਇਸਤ੍ਰੀ ਕਲਹਾ। 
'ਵੱਢ ਟੁੱਕ। 


!ਧੜ। 2ਸਿਰ। 
'ਜੰਗ ਦੇ ਮੈਦਾਨ 'ਚ। “ਢੇਰਾਂ ਦੇ ਢੇਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 679 


ਲਵੈਂ ਝੂੰਮ ਝੂੰਮੈ। 
ਗਿਰੇ ਘੂਮ ਭੂਮੈਂ। 

ਘਨੇ ਘਾਇ ਖੋਲ੍ਹੈਂ। 

ਭਕਾ ਭੱਕ ਬੋਲੈਂ ॥੧੩੧॥ 
ਬਕੈਂ! ਹਾਇ ਹਾਏ। 
ਜਿਨੈ ਘਾਇ ਖਾਏ। 

ਤਿਨੈ ਬੀਰ ਔਰੈਂ। 
ਦਿਵੈਂ ਧੀਰ ਗੌਰੈਂ! ॥੧੩੨॥ 
ਮਰੈਂ ਸੂਰ ਜੇਤੇ। 

ਬਰੈਂ ਹੂਰ ਤੇਤੇ। 
ਤਿਨੈ ਹੇਰ ਔਰੈਂ। 
ਮਰੈਂ ਮਾਰ ਗੌਰੈਂ ॥ ੧੩੨॥ 
ਘਨੈ ਖੱਗ' ਬਾਹੈਂ। 

ਅਧੋ ਅੱਧ ਲਾਹੈਂ। 

ਸਰੋਹੀ ਚਲੈਹੈਂ। 

ਲਹੁ ਸੋਂ ਡੁਬੈ ਹੈਂ ।੧੨੪॥ 
ਭਈ ਲਾਲ ਬਾਨੋ”। 
ਮ੍ਰਿਤੂ ਜੀਭ ਮਾਨੋ। 

ਦੁਧਾਰੇ ਪ੍ਰਹਾਰੈਂ'। 

ਸਿਰੰ ਸੱਤੂ ਫਾਰੈਂ ॥੧੩੫॥ 
ਪ੍ਰਚੰਡੈ ਘੁਮੰਡੈਂ'। 
ਅਰੈਂ ਖੰਡ ਖੰਡੈਂ। 
ਬਢੈਂ ਬਾਢ ਬਾਢੀ'। 

ਬਨ ਰਾਇ ਗਾਢੀ' ॥ ੧੩੬॥ 
ਕਟੈਂ ਕੋਇ ਨੌਰੈਂ'। 
ਚਲੈਂ ਭਾਗ ਗੌਰੈਂ। 

ਪਰੇ ਸੂਰ ਘੋਰੇ'। 
ਮਚਯੋ ਜੰਗ ਘੋਰੇ' ॥। ੧੩੭॥ 
ਫਿਰੈਂ ਛੂਛ' ਘੋਰੇ। 

ਕਛੂ ਨਾਹਿ ਥੋਰੇ। 


'ਲਾਲਰੰਗ ਵਾਲੀ। 

'ਖੰਡੇ ਚਲਾਉਂਦੇ ਹਨ। 
ਤਿੱਖੇ ਜੰਗ ਵਿੱਚ। 

(ਜਿਵੇਂ) ਤਰਖਾਣ ਲੱਕੜਾਂ ਵੱਢਦੇ ਹਨ। 
'ਵੱਡੇ ਜੰਗਲ ਵਿੱਚ (ਜਾ ਕੇ) ਚੰਗੀ ਤਰ੍ਹਾਂ। 
'ਜਗ੍ਹਾਂ (ਉੱਤੇ ਹੀ)। 

ਘੌੜੇ। 


।'ਭਿਆਨਕ। 
'ਖ਼ਾਲੀ। 





680 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਘਨੇ ਸੱਤ ਕਾਟੈ। 
ਅਸੀਂ ਸੋਣ ਚਾਟੈਂ' ॥੧੩੮॥ 
ਚਲੈਂ ਬਾਨ ਲੱਛੇਂ”। 
ਮਨੋਂ ਅਹਿ ਸਪੱਛੇਂ”। 

ਫਿਰੈਂ ਫੁੰਕਰਾਤੇ। 

ਕਰੈਂ ਪ੍ਰਾਨ ਹਾਤੇ' ॥ ੧੩੯ ॥ 
ਘਨੇ ਰਾਮਜੰਗੇ'। 

ਹਤੈਂ ਹੂ ਨਿਸੰਗੇ। 
ਭਰੈਂ ਫੇਰ ਗੋਲੀ। 

ਉਭੈ ਤ੍ਰੈ' ਅਤੋਲੀ? ॥ ੧੪੦ ॥ 
ਜੜੈਂ ਮੋੜ ਤੋੜੇ'। 

ਕਲਾ ਪੈ, ਨ ਥੋੜੇ'। 

ਕੜਾ ਕਾੜ ਮਾਰੈਂ। 
ਦੜਾ ਦਾੜ ਡਾਰੈਂ ॥੧੪੧॥ 
ਕਿਤੈ ਮਾਰ ਨੇਜੇ। 
ਬਿਧੇ ਹੈਂ ਕਰੇਜੇ। 
ਕਿਤੈ ਮਾਰ ਭਾਲੇ। 
ਸੁਟੈਂ ਕੈ ਬਿਹਾਲੇ ॥੧੪੨॥ 
ਛੁਟੀ ਖੂੰਨ ਧਾਰੈਂ। 

ਸਮੰ ਸੋ ਫੁਹਾਰੈ'। 

ਫਬਯੋ ਧੂੰਮ ਧੂਰੰ। 
ਦਬਯੋ ਸੂਰ ਨੂਰੰ' ॥੧੪੨॥ 
ਭਯੋ ਅੰਧਕਾਰੈ। 
ਮਨੋਂ ਮੇਘ ਕਾਰੈ। 

ਹਸੈ ਜੋ ਪਲੀਤੇ'। 

ਲਸੈਂ ਬਿਜਲੀ ਤੇ' ॥੧੪੪॥ 
ਪਰੈ ਬੂੰਦ ਬਾਨੰ'। 

ਗੜੇ ਗੁਲਕਾਨੌ'। 

ਤੜੱਕਾ ਬੰਦੂਕੈਂ। 


'ਤਲਵਾਰਾਂ ਲਹੂ ਚਟਦੀਆਂ। 
'ਨਿਸ਼ਾਨੇ (ਵੱਲ ਨੂੰ)। 
'ਖੰਭਾਂ ਵਾਲੇ ਸੱਪ। 


'ਨਾਸ। 
'ਬੰਦੂਕਾਂ। 


'ਦੋ ਤਿੰਨ। “ਭਾਰੀਆਂ। 
'ਤੋਡਾ-ਤੋਪ ਤੇ ਬੰਦੂਕ ਨੂੰ ਅੱਗ ਦੇਣ ਵਾਲਾ ਡੋਰਾ। 
'(ਬੰਦੂਕ ਦੀ) ਕਲਾ ਉਪਰ ਬਹੁਤੇ। 


'ਸੂਰਜ ਦਾ ਚਾਨਣ। 


'ਜਦੋਂ ਪਲੀਤੇ ਚਮਕਦੇ ਹਨ। (ਪਲੀਤਾ- ਉਹ ਬੱਤੀ ਜਿਸ 
ਨਾਲ ਜਗਦੇ ਤੋੜੇ ਨਾਲੋਂ ਜਗਾ ਕੇ ਬਰੂਦ ਨੂੰ ਅੱਗ ਦੇਈਦੀ ਹੈ।) 
'ਬਿਜਲੀ ਵਾਂਗ ਚਮਕਦੇ ਹਨ। 


'ਬੂੰਦਾਂ ਵਾਂਗ ਤੀਰ। 
'ਗੜਿਆਂ ਵਾਂਗ ਗੋਲੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 681 


ਕੜੱਕੈਂ ਅਚੂਕੈਂ' ॥੧੪੫॥ 
ਜ਼ਮੱਕੈਂ ਜੁ ਤੋੜੇ। 
ਟਟਜਾਨੇ ਨਾ ਥੌੜੇ'। 
ਤਚੈਂ ਸੂਰ ਕੂਕੈਂ। 
ਪਿਕੰ ਮੋਰ ਹੂਕੈਂ' ॥੧੪੬॥ 


ਬਜੈਂ ਬਾਦ ਮਾਰੂ। 

ਘਨੰ ਘੋਖ ਭਾਰੂ'। 

ਬਹੈਂ ਖੂੰਨ ਧਾਰੈਂ। 

ਸਮੰ ਸੋ ਪ੍ਨਾਰੈਂ! ॥੧੪੭॥ 
ਮਚਜੋ ਜੰਗ ਭਾਰੀ। 
ਉਭੈ ਓਰ ਕਾਰੀ'। 

ਸਥੈ ਮਾਸਹਾਰੀ। 
ਛਕੈਂ ਮੋਦ ਧਾਰੀ ॥ ੧੪੮॥ 
ਅਏ ਭੈਰਵੇਯੰ। 

ਪਿਯੇ ਸ੍ਰੋਣ ਤੇਯੰ'। 

ਖੜੇ ਹੂ ਡਕਾਰੈਂ। 
ਗੁਰੂ ਜੈ ਉਚਾਰੈਂ ॥ ੧੪੯ ॥ 
ਗੁਰੂ ਕੇ ਸਪੂਤੰ। 

ਲਰੈਂ ਮੱਜਬੂਤੰ। 

ਘਨੇ ਸੱਤ੍ਰ ਮਾਰੈਂ। 

ਸਰੋਘੰ ਪੁਹਾਰੈਂ! ॥। ੧੫੦॥ 
ਗੁਰੂ ਦੂਰ ਠਾਂਢੇ। 

ਹਤੈਂ ਸੱਤ੍ਹ ਗਾਢੇ। 
ਤੁੱਕੇ' ਤੱਕ ਮਾਰੈਂ। 
ਸਰਦਾਰੈਂ ਬਿਦਾਰੈਂ ॥ ੧੫੧॥ 
ਦੁ ਤੀਨੰ ਹਜ਼ਾਰੀ। 

ਕਰੇ ਸਿੰਧੁ ਪਾਰੀ'। 
ਪਰੇ ਖੇਤ ਐਸੇ। 

ਬਢੇ ਬਾਢ ਜੈਸੇ ॥ ੧੫੨॥ 


'ਅਚੁੱਕ ਬੰਦੂਕਾਂ ਬਿਜਲੀ ਵਾਂਗ ਕੜਕਦੀਆਂ ਹਨ। 
'ਬਹੁਤੇ ਟਟਹਿਣਿਆਂ ਵਾਂਗ ਤੋੜੇ ਚਮਕਦੇ ਹਨ। 


'ਸੂਰਮੇ ਕੂਕਾਂ ਛੱਡਦੇ ਭਾਵ ਮਾਰਦੇ ਹਨ- (ਜਾਣੇ) ਕੋਇਲਾਂ 'ਤੇ 
ਮੋਰ ਬੋਲਦੇ ਹਨ। 


'ਬੱਦਲਾਂ ਦੀ ਭਾਰੀ ਗਰਜ (ਵਾਂਗ) ਜੰਗੀ ਵਾਜੇ ਵਜਦੇ ਹਨ। 
'ਪ੍ਣਾਲਿਆਂ ਵਾਂਗ। 


'ਚੰਗਾ, ਤਕੜਾ। 





682 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਠਾਏ ਨ ਉੱਨੇ। 
ਮਨੋਂ ਰੋਹ ਰੁੱਠੇ'। 
ਕਿਧੋਂ ਖਾਇ ਭੰਗੇਂ। 

ਸੁੱਤੇ ਹੈਂ ਮਲੰਗੈਂ' ॥੧੫੩॥ 
ਗੜੇ ਮਾਸ ਚੇਤੰ। 

ਪੜੇ ਜੈਸ ਖੇਤੰ। 
ਕਰਯੋ ਤੈਸ ਹਾਲੈ। 
ਤੁਰਕੈਂ ਸੈਨ ਜਾਲੋ' ॥੧੫੪॥ 
ਤੁੱਕੇ ਚੀਰ ਸੁੱਕੇ। 

ਪਰੇ ਪਾਰ ਉੱਕੇ'। 
ਉਕਭੈ ਤੀਨ ਚਾਰੰ। 
ਵਿਚੋਂ ਹੋਇ ਪਾਰ ॥੧੫੫॥ 
ਲਗੈ ਜਾਂਹਿ ਕਾਂਨੀ'। 

ਮੰਗੈਂ ਨਾਹਿ ਪਾਨੀ। 

ਇਮੰ ਸੱਤ੍ਹ ਭਾਰੇ। 
ਗੁਰੂ ਜੌ ਬਿਦਾਰੇ ॥ ੧੫੬॥ 
ਦੋਹਰਾ: 

ਅਨੀ ਘਨੀ ਨਿਜ ਹਨੀ ਪਿਖਿ', 
ਤੁਰਕ ਭਏ ਹੈਰਾਨ। 
ਅਨਵਰ ਖਾਂ ਤਬ ਕੋਪ ਕੈ, 
ਲਰਯੋ ਗੁਰੂ ਸੈਂ ਆਨ ॥੧੫੭॥ 
ਤੋਮਰ ਛੰਦ: 

ਸਮ ਮੇਘ ਗਰਜ ਸੁ ਆਇ। 
ਸਰ ਮੈਂਹ ਖਰ' ਬਰਖਾਇ। 
ਨਹਿ ਲੈਨ ਦੇਤ ਸੰਭਾਲ। 

ਸਿੱਖ ਕੀਨ ਦੀਨ ਬਿਸਾਲ' ॥੧੫੮॥ 
ਗੁਰੁ ਅੱਸੂ ਕੋ ਦਿਯ ਘਾਇ। 
ਗੁਰੁ ਈਸ਼ਰ ਲੀਨ ਬਚਾਇ। 
ਪਿਖਿ ਕੋਪ ਬਿਧੀਏ ਧਾਇ। 
ਧਨੁ ਤਾਂਨ' ਕਾਂਨ ਲਗਾਇ ॥ ੧੫੯ ॥ 


।ਆਪਣੀ ਬਹੁਤੀ ਫ਼ੌਜ ਮਰੀ ਵੇਖ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਰ ਬਾਨ ਅਰਿ ਸਿਰ ਮਾਰ। 

ਭਿਦ' ਕਢਯੋ ਪਾਰ ਕਪਾਰ?। 

ਧਸ ਗਯੋ ਪੰਖਨ ਤਾਂਇ'। 

ਇਮ ਅਨੀ ਮਾਥ ਦਿਖਾਇ' ॥੧੬੦॥ 
ਜਨ ਲਾਲ ਟੀਕਾ' ਸੋਹਿ। 

ਫੁੱਲ ਧਰਯੋ ਦਾੜਮ ਕੋਹਿ'। 

ਕਿਤ ਕੋਪ ਸਿੱਖ ਬਿਸਾਲ'। 

ਜਾ ਬਥਿਰਯੋ ਪਰ ਅਰਿ ਭਾਲ' ॥੧੬੧॥ 
ਕਿਤ ਬਾਂਸ ਅੰਕੁਰੁ ਹੋਰ। 

ਗਿਰ ਸਿਰਿੰਗ' ਨਿਕਸਜਯੋ ਫੋਰ। 

ਧਰ ਗਿਰਜੋ ਘੂੰਮ ਸੁ ਹਾਰ। 

ਜਨ ਬ੍ਰਿੱਛ ਬਜਾਰ' ਉਖਾਰ ॥ ੧੬੨ ॥ 
ਤਿਹ ਗਏ ਸੰਗੀ ਧਾਇ। 
ਸਰਦਾਰ ਨਿਜ ਮਰਵਾਇ। 

ਇਹੁ ਪੇਖ ਪੈਦੇ ਖਾਂਨ। 

ਬਹੁ ਕੋਪ ਆਯੋ ਜ੍ਹਾਨ ॥੧੬੩॥ 
ਇਮ ਗਰਜ ਤਰਜ' ਸੁਨਾਇ। 

ਜਨ ਭੂਮਿ ਫਟਤੀ ਜਾਇ। 

ਸਰ ਖਰਨ ਝਰਿ' ਦਿਯ ਲਾਇ। 
ਗੁਰੁ ਓਰ' ਜੋਰ ਲਗਾਇ ॥ ੧੬੪॥ 
ਗੁਰੁ ਢਾਲ ਪਰ ਸਬਿ ਲੀਨ। 

ਸਮ ਭੂਤ ਅਗਨੀ ਕੀਨ'। 

ਪੁਨ ਤੇਗ ਬੇਗ ਉਠਾਇ। 

ਗੁਰੁ ਸੰਮੁਖ ਆਯੋ ਧਾਇ ॥੧੬੫॥ 
ਇਤ ਤੈ ਭੀ ਹਰਿਗੋਬਿੰਦ। 

ਗਜ ਇੰਦ ਪਰ ਮਿਰਗੰਦ'। 

ਤਿਮ ਭੱਬਕ ਰਵਕ' ਸੁ ਆਇ। 
ਪੁਚੰਡ ਖੰਡਾ ਚਾਇ' ॥ ੧੬੬॥ 

ਢਿਗ ਢੁੱਕ ਪੈਦੇ ਖਾਂਨ। 


'ਵਿੰਨ੍ਹ ਕੇ। ?ਖੋਪਰੀ ਵਿੱਚ ਦੀ। 

ਖੰਭਾਂ ਤੱਕ। 

ਮੱਥੇ 'ਚ ਤੀਰ ਦੀ ਚੁੰਝ ਇਉਂ ਦਿੱਸਦੀ ਹੈ। 
'ਤਿਲਕ। 

'ਅਨਾਰ ਦਾ। 

ਸਿੱਖ ਦਾ ਬਹੁਤਾ ਕ੍ਰੋਧ। 
ਵੈਰੀ ਦੇ ਮੱਥੇ 'ਤੇ। 


'ਪਹਾੜ ਦੀ ਚੋਟੀ ਨੂੰ। 


'ਹਵਾ ਨੇ। 


'ਝੜੀ। 
'ਗੁਰਾਂ ਵੱਲ ਨੂੰ। 


683 


'ਭੂਤਾਂ ਦੀ ਅੱਗ ਵਾਂਗ (ਖਿਨ ਵਿੱਚ ਬੇ-ਅਸਰ) ਕਰ ਦਿੱਤੇ। 


'ਵੱਡੇ ਹਾਥੀ ਉੱਤੇ ਸ਼ੇਰ (ਵਾਂਗ)। 
'ਭਬਕ [ਰਵਕ) ਬੋਲ ਕੇ ਭਾਵ ਮਾਰ ਕੇ। 
ਤਿੱਖਾ ਖੰਡਾ ਚੁੱਕ ਕੇ। 





684 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਕਹਯੋ ਫੇਰ ਕਿਕਾਂਨ'। 

ਕਰਿ ਬਾਰ' ਨਿਮਕ ਹਰਾਮਿ। 

ਨਹਿ ਹੌਸ' ਰਹਿ ਤੁਵ ਖਾਂਮਿ” ॥੧੬੭॥ 
ਯਹਿ ਸੁਨਤ ਪੈਦਾ ਖਾਂਨ। 

ਦੈ ਛਾਰ' ਛੋਰਿ ਕਿਕਾਂਨ। 
ਕ੍ਰਿਪਾਂਨ ਪਾਂਨ ਉਭਾਰ। 

ਝਟ ਕੀਨ ਗੁਰੁ ਪਰ ਵਾਰ ॥ ੧੬੮ ॥ 
ਇਨ ਢਾਲ ਪਰ ਸੋ ਲੀਨ। 

ਉਨ ਔਰ ਤੀਨਕ ਕੀਨ। 

ਤਬ ਗੋ ਖੰਡਾ ਟੂਟ। 

ਤਿਸ ਰਹੀ ਕਰ ਮੈਂ ਮੂਠ ॥ ੧੬੯॥ 
ਫਿਰ ਅਤੀ ਸ਼ੀਘੁ ਧਾਇ। 

ਹਯ' ਗਹਜੋ ਗੁਰੁ ਕਾ ਆਇ। 

ਚਹਿ ਹਯ ਸਮੇਤ ਗਿਰਾਏ। 

ਚੁਕ ਰਹਯੋ ਬਲ ਬਹੁ ਲਾਇ ॥੧੭੦॥ 
ਵਹਿ ਜਦਯਪਿ ਥਾ ਬਲਵਾਂਨ। 

ਚੁਕ ਲੇਤ ਦੋਇ ਕਿਕਾਂਨ। 

ਲਠ ਕੂਪ ਮੈਂ ਰਜੁ ਠਾਨ'। 

ਚੁਕ ਲੇਤ ਹਰਟ ਸਮਾਨ' ॥ ੧੭੧॥ 
ਕਰ ਮੁਸਟ ਕਾ ਪੁਹਾਰ'। 

ਥਾ ਸੁਟਤ ਸੰਢਹਿ ਮਾਰਿ। 

ਪਗ ਅੱਗੂ ਹਸਤੀ ਕੇਰ'। 

ਉਨ ਚੁੱਕੇ ਥੇ ਬਹੁ ਬੇਰ ॥ ੧੭੨॥ 
ਹਮ ਸਾਚੁ ਕਹਿ ਹੈਂ ਟੇਰਾ। 

ਕੋ ਚੁੱਕੈ ਕਯੋਂ ਨ ਸੁਮੇਰ। 

ਵਹਿ ਭੀ ਨ ਸਾਕੈ ਚਾਇ'। 

ਗੁਰੁ ਅਤੀ ਗਰੂਏ ਭਾਇ' ॥੧੭੨॥ 
ਪਤਿ ਤੀਨ ਲੋਕਹਿਂ ਜੋਇ। 

ਕਿਮ ਸਕੈ ਚੁੱਕ ਤਿਹ ਕੋਇ ॥ ੧੭੪॥ 
ਦੋਹਰਾ: 


'ਘੌੜੇ ਨੂੰ ਫੇਰ ਕੇ। 
'ਵਾਰ ਕਰ। 
'ਇੱਛਾ। “ਕੱਚੀ (ਮਤਿ) ਵਾਲੇ। 


'ਫ਼ਾਲ ਮਾਰ ਕੇ। 


'ਖੂਹ ਦੀ ਲੱਠ ਵਿੱਚਰੱਸਾ ਪਾ ਕੇ। 
'ਹਰਟ ਦਾ (ਸਾਰਾ) ਸਾਮਾਨ। 
'ਹੱਥ ਦੀ ਮੁੱਕੀ ਮਾਰ ਕੇ। 
'ਹਾਥੀ ਦੇ ਅਗਲੇ ਪੈਰ। 


'ਬੋਲ ਕੇ। 


'ਚੁੱਕ ਨਹੀਂ ਸਕਦਾ। 
'ਗੁਰੂ ਜੀ ਬਹੁਤੇ ਭਾਰੇ ਵਿਚਾਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 685 


ਗਿਰਯੋ ਨ ਚੁੱਕਯੋ ਗਯੋ ਅੱਸੂ, 

ਰਹੋ ਪੈਦ ਖਾਂ ਹਾਰ। 

ਪੈ ਚਲਨੇ ਨਹਿ ਦਯੋ ਤਿਹ, 

ਗੁਰੁ ਰਕਾਬ ਰਹਿ ਮਾਰ ॥ ੧੭੫॥ 
ਲਗੈ ਤੇਗ ਨਹਿ ਬੇਗ ਤਿਸ, 

ਰਹਯੋ ਬਾਮਿ ਦਿਸ ਲਾਗ'। 

ਦਈ ਢਾਲ ਗੁਰੁ ਮੂੰਡ' ਤਿਹ, 
ਗਿਰਯੋ ਵਹਿ ਅੱਸੂ ਭਾਗ' ॥ ੧੭੬॥ 
ਪਾਧਰੀ ਛੰਦ: 


ਨਰ ਨਾਰਿ ਰਹੇ ਗੁਰੁ ਜੰਗ ਹੇਰ ॥ ੧੭੭॥ 
ਪੁਨ ਅੰਤਹਿ ਪੁਰ' ਗੁਰੁ ਕੇਰ ਖਾਸ। 

ਰਣ ਪਿਖੈਂ ਝਰੋਖਨ ਉਰਿ ਤ੍ਰਾਸ। 

ਸਥਿ ਸੀ ਗੁਰੁ ਨਾਨਕ ਕੋ ਮਨਾਇ। 
ਪ੍ਰਸ਼ਾਦ ਸੁਖਤ ਹੈਂ ਥਿਬਿਧਿ ਭਾਇ' ॥ ੧੭੮॥ 
ਜਗ ਕੰਤ ਰਾਖ ਭਗਵੰਤ ਲਾਜ। 
ਤੁਰਕਾਨ ਕੇਰ ਹੈ ਹਾਨਿ ਆਜ। 

ਪੁਨ ਛੁਟੀ ਮੂਰਛਾ ਪੈਦ ਖਾਨ। 

ਗੁਰੁ ਓਰ ਧਯੋ ਬਰਬਾਦ ਠਾਂਨ ॥ ੧੭੯ ॥ 
ਗੁਰੁ ਕਹਿਂ ਪਠਾਂਨ ਹੂੈ ਸਾਵਧਾਂਨ। 

ਕਰਿ ਤੁਰਤ ਫੁਰਤ ਸਿਰਿ ਧਰ ਕ੍ਰਿਪਾਨ'। 


ਫਿਰ ਗਈ ਤਾਰ ਸਾਬਨ ਸਮਾਨ। 

ਜਨ ਫਰਦੈ' ਚੀਰ ਡਾਰਯੋ ਤਰਖਾਨ ॥। ੧੮੦ ॥ 
ਉਨਿ ਕਹਜੋ ਗਿਰਤ ਗੁਰੁ ! ਰਾਖ ਲੇਹੁ। 

ਗੁਰੁ ਕਹਯੋ ਅਰੇ ਕਲਮਾ ਪੜ੍ਹੇਹੁ। 

ਉਨ ਕਹਾ ਭਈ ਕਲਮਾਂ ਕ੍ਰਿਪਾਨ। 

ਤੁਵ ਮਿਸਰੀ ਮਿਸਰੀ ਮਿਲੀ ਪਾਨ' ॥੧੮੧॥ 


ਖੱਬੇ ਪਾਸੇ (ਘੋੜੇ ਦੇ ਨਾਲ) ਲੱਗ ਕੇ। 
'ਸਿਰ 'ਤੇ। 
'ਉਹ ਡਿੱਗ ਪਿਆ ਤੇ ਘੋੜਾ ਭੱਜ ਪਿਆ। 


(ਗੁਰਾਂ ਨੇ) ਛੇਤੀ ਫੁਰਤੀ ਕਰ ਕੇ (ਪੈਂਦੇ ਖ਼ਾਂ ਦੇ) ਸਿਰ 'ਚ 
ਕ੍ਰਿਪਾਨ ਮਾਰੀ। 


'(ਲੱਕੜ ਦੇ) ਫੱਟੇ। 


ਤੁਹਾਡੀ ਮਿਸਰ ਦੀ ਬਣੀ ਹੋਈ ਕ੍ਰਿਪਾਨ (ਮੈਨੂੰ) ਪੀਣ ਨੂੰ 
ਮਿਸ਼ਰੀ ਮਿਲੀ ਹੈ। 





686 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਬਿ ਜੂਝਯੋ ਪੈਂਦੇ ਖਾਂਨ ਸੂਰ। 

ਸਿਰ ਰੁੱਦੂ' ਲੀਨ ਰੂਹ ਬਰਯੋ ਹੂਰ। 

ਉਤ ਦਿਸ ਨਿਸੰਗ ਉਸਮਾਂਨ ਖਾਨ। 

ਗੁਰੁ ਪੂਤ ਗੁਰੁਦਿੱਤੇ ਬਲੀ ਜਾਂਨ ॥ ੧੮੨॥ 
ਅਤਿ ਮੰਡ ਘਮੰਡ ਪ੍ਰਚੰਡ ਭਾਰ'। ਬਹੁਤਾ ਵੱਡਾ ਤੇ ਤਿੱਖਾ ਜੰਗ ਕਰਕੇ। 
ਕਰਿ ਖੰਡ ਖੰਡ ਦਿਯ ਧਰਨਿ ਡਾਰ। 

ਇਹੁ ਪੇਖ ਕੁਤਬ ਖਾਂ ਆਇ ਫੇਰ। 

ਆ ਲਰਜੋ ਅੱਗੂ ਹੂ ਕਰਿ ਦਲੇਰ ॥ ੧੮੩॥ 
ਇਕ ਦਿਸ ਤੈ ਕਾਲੇ ਖਾਂਨ ਧਾਇ। 

ਲੈ ਸੰਗ ਸੂਰ ਬਹੁ ਭਿਰਯੋ ਆਇ। 

ਇਕ ਅਏ ਤੁਰਕ ਥੇ ਦੂਰ ਚੱਲ। 

ਪੁਨ ਖਾਨ ਪਾਨ ਮਿਲਯੋ ਨ ਭੱਲ' ॥੧੮੪॥ 
ਭੇ ਲਰਤ ਜਾਂਮ ਤ੍ਰੈ ਗਏ ਥੱਕ। 

ਇਮ ਲਰੈਂ ਨ ਤਨ ਦੈ ਰਹੇ ਅੱਕ। 

ਚਢਗੋ ਦੁਪਹਿਰ ਗਰਮੀ ਮਹਾਂਹਿਂ। 

ਬਹੁ ਮਰੇ ਪਰੇ ਸੰਗੀ ਦਿਖਾਂਹਿਂ ॥।੧੮੫॥ 
ਕੁਛ ਤਰਫਤ ਘਾਇਲ' ਪਰੇ ਭੂਮ। 

ਜਿਮ ਗਏ ਬਿੱਤ' ਤੈ ਹਾਲ ਸੂਮ। 

ਨਹਿ ਮਿਲੈ ਆਬ' ਤਿਹ ਚੁੱਕੈ ਕੋਇ। 

ਇਹੁ ਪੇਖ ਚਹੈਂ ਨਹਿ ਲਰਨ ਸੋਇ ॥੧੮੬॥ 
ਪਰ ਰੁਕੇ ਰੁਕਾਏ ਲਰੇ ਆਇ। 

ਦਿਯ ਜੰਗ ਖਤੰਗ ਤੁਫੰਗ' ਪਾਇ। 

ਬਹੁ ਗੁਲਕਾਂ ਤੀਰ ਬਸਾਇ ਖੇਤ। 

ਗੁਰੁ ਸਿਖ ਲਰੈਂ ਅਤਿ ਹੂੰ ਸੁਚੇਤ ॥੧੮੭॥ 
ਜਬਿ ਤੀਰ ਗੋਲੀਆਂ ਗਏ ਮੁੱਕ। 

ਤਬ ਖੈਂਚ ਕ੍ਰਿਪਾਨਾ ਪਏ ਢੁੱਕ'। 

ਇਕ ਹਸਨ ਅਲੀ ਸੱਯਦ ਬੁਲੋਦ। 

ਇਮ ਫਿਰੈ _ਬਕਤ' ਕਹਿ _ਹਰਿਗੁਬਿੰਦ 
॥੧੮੮॥ 

ਸੁਨਿ ਗੁਰੂ ਲਰੇ ਤਿਹ ਸੰਗ ਆਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 687 


ਉਨ ਕਰੇ ਬਾਰ ਬਹੁ ਦਾਇ ਘਾਇ। 

ਕੁਛ ਅਯੋ ਜਖਮ ਗੁਰੁ ਕੇ ਸ਼ਰੀਰ। 

ਤਬਿ ਜਗਜੋ ਰੋਸ ਅਤਿਸੈ ਗੰਭੀਰ ॥੧੮੯॥ 
ਦੈ ਬੇਗ ਤੇਗ ਸਿਰ ਸੁੱਟਯੋ ਕੱਟ। 

ਜਨ ਨਾਲੀਏਰ ਟੁਰ ਪਰਜੋ ਝੱਟ। 

ਯਹਿ ਪੇਖਿ ਅਯੋ ਤਿਹ ਸਕਾ ਬੀਰ। 

ਥਾ ਤੀਨ ਹਜਾਰੀ ਬਲੀ ਬੀਰ ॥ ੧੯੦॥ 
ਉਨ ਅੱਸੂ ਧਵਾਇ ਜੁ ਕੀਨ ਵਾਰ। 

ਗੁਰੁ ਆਪ ਬਚੇ ਵਹਿ ਲਯੋ ਮਾਰ। 

ਪੁਨ ਔਰ ਅਏ ਦੈ ਬਢ' ਉਮੰਗ। 

ਇਕ ਲੱਖੂ ਨੇ ਲਿਯ ਸਾਂਗ ਸੰਗ' ॥ ੧੯੧॥ 
ਇਕ ਬਿਧੀ ਚੰਦ ਨੇ ਕਰਯੋ ਹਾਨ। 

ਨਹਿਂ ਦਏ ਗੁਰੂ ਲਗ ਉੱਭੈ ਜਾਨ। 

ਪੁਨ ਕੁਤਬ ਖ਼ਾਨ ਸੰਜੋਇ ਸੰਗ। 

ਥੇ ਮਢੇ ਹੁਤੇ ਨਿਜ ਸਬੈ ਅੰਗ ॥ ੧੯੨॥ 
ਨਿਜ ਮਰੇ ਬੀਰ' ਪਿਖਿ ਰੋਸ ਧਾਰ। 

ਗੁਰੁ ਓਰ ਅਯੋ ਬਕ' ਮਾਰ ਮਾਰ। 

ਹੂੰ ਅੱਗੂ ਪਰਯੋ ਲੱਖੂ ਸੁ ਜਾਇ। 
ਲਲਕਾਰ ਬੰਗਾਰ ਕਰਾਰ ਪਾਇ! ॥ ੧੯੩ ॥ 
ਧਨੁ! ਤਾਨ ਕਾਨ ਲਗ ਐੱਚ? ਬਾਨ। 

ਉਨਿ ਲਖੂ ਪਰ ਬਹੁ ਤਜੇ ਆਨ। 

ਇਨ ਸਬਥਿ ਬਚਾਇ ਨਿਜ ਸਾਂਗ ਡਾਰ। 
ਦਿਯ ਕੁਤਬਦੀਨ ਕਾ ਅੱਸ੍ਹ ਮਾਰ ॥। ੧੯੪॥ 
ਤਿਹ ਚਹਯੋ ਹਤਨ ਗਯੋ ਕੁਤਬ ਭਾਗ। 
ਇਕ ਔਰ ਬੀਰ ਆ ਲਰਨ ਲਾਗ। 

ਤਿਸ ਪਰਿ ਪਰਿਹਾਰ ਲਖੂ ਕ੍ਰਿਪਾਨ। 

ਲਿਯ ਮੂੰਡ ਲਾਹਿ ਕੱਦੂ ਸਮਾਨ ॥ ੧੯੫॥ 
ਫਿਰ ਲਯੋ ਮਲੇਛਨ ਤਾਂਹਿ ਘੇਰ। 

ਬਹੁ ਸੱਤ੍ੂਨ ਕੇ ਉਨ ਕਰੇ ਢੇਰ। 

ਬਹੁ ਲਗੇ ਘਾਵ ਭੀਗਜੋ ਸੋੋਣ। 





688 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਭਿ ਕਹੈਂ ਯਾਂਹਿ ਸੋ ਲਰੈ ਕੋਣ ॥੧੯੬॥ 

ਇਹ ਅਗਨਿ ਲਾਟ ਸੀ ਰਹਯੋ ਫੂਕ। 

ਪੁਨ ਕੁਤਬ ਖਾਂਨ ਢਿਗ ਆਇ ਢੂਕ। 

ਲਿਯੇ ਸੰਗ ਔਰ ਬਹੁ ਬੀਰ ਭੀਰ। 

ਤਿਨ ਤੀਰ ਛੋਰ ਬੇਧਯੋ ਸਰੀਰ ॥ ੧੯੭॥ 

ਸਿਖ ਰੇਜ ਰੇਜ' ਹੈ ਮਰਯੋ ਕੱਟ। ਟੁਕੜੇ ਟੁਕੜੇ। 
ਸਰਦਾਰ ਹੁਰ ਨੇ' ਬਰਯੋ ਝੱਟ। 'ਹੂਰਾਂ ਦੀ ਸਰਦਾਰਨੀ ਨੇ। (ਅ) (ਸਰਦਾਰ) ਸਿੱਖ ਨੂੰ ਹੂਰ ਨੇ। 
ਪੁਨ ਮਿਹਰਾ, ਅਮੀਆਂ ਇਸੀ ਭਾਇ। 

ਰਣ ਜੂਝੇ ਸੱਤ੍ਹ ਅਧਿਕ ਘਾਇ ॥੧੯੮॥ 

ਪਿਖਿ ਕਾਲੇ ਦੁੱਲ੍ਹਟ ਛੇਰ ਅੱਸ। 

ਬਹੁ ਸੱਤ੍ਹ ਹਨੇ ਮਧ ਸੈਨ ਧੱਸ੍ਹ'। 

ਇਕ ਏਕ ਤੀਰ ਦੁਹਿ ਚਹੁੰਨ ਚੀਰ। 

ਕਢ ਹੈਂ ਸੁ ਪਾਰ ਬਢ ਬੀਰ ਧੀਰ ॥ ੧੯੯ ॥ 

ਪੁਨ ਬਿਧੀ ਚੰਦ ਲੌ ਬੀਰ ਔਰ। 

ਤਿਹ ਭਏ ਸਹਾਯਕ ਜਾਇ ਗੌਰ। 

ਦੈ ਦੱਬ ਸੈਨ ਤੁਰਕੈਨ ਤਾਂਇ। 

ਬਹੁ ਜ੍ਰਾਨ ਕਿਕਾਨਨ ਤਈਂ ਘਾਇ ॥ ੨੦੦॥ 

ਕਟਰੁੰਡ ਮੁੰਡ ਸੁੱਟ ਥੌੜ ਥੋੜ'। 'ਜਗ੍ਹਾ-ਜਗ੍ਹਾ। 

ਕਰਿ ਚੌੜ' ਦੌੜ ਨਿਜ ਅਏ ਨੌੜ। 'ਤਬਾਹੀ, ਬਰਬਾਦੀ। “ਥਾਂ। 
ਪਿਖਿ ਕੁਤਬ ਖਾਂਨ ਰਿਸ ਕੈ ਮਹਾਂਨ। 

ਲੈ ਸੰਗ ਭੀਰ ਧੈ' ਪਰਯੋ ਆੰਨ ॥ ੨੦੧॥ 'ਧਾ ਕੇ, ਦੌੜ ਕੇ। 

ਗੁਰ ਸਮੁਖ ਆਇ ਬਹੁ ਮਾਰ ਮਾਰ। 

ਬਕ ਰਹਜੋ ਹੁਤੋ ਮੁੰਹ ਫਾਰ ਫਾਰ'। ਮੂੰਹ ਪਾੜ ਪਾੜ ਕੇ ਬੋਲ ਰਿਹਾ ਸੀ। 
ਗੁਰੁ ਖੈਂਚ ਬਾਨ ਮੁਖ ਮੈਂ ਪੁਹਾਂਨ। 

ਧਰ' ਸੁਟਜੋ ਲੂਠਯੋ? ਛੁਟਿਓ ਪ੍ਰਾਨ ॥੨੦੨॥ __'ਮਾਰਕੇ। “ਲੇਟ ਗਿਆ। 
ਤਿਹ ਥਿਰ ਹ੍ੈ ਲਰੇ ਥੋਰ। 

ਪਿਖਿ ਹਾਥ ਸਿੱਖਨ ਭਗ ਗੇ ਬਹੋਰ ॥ ੨੦੩ ॥ 

ਦੋਹਰਾ: 

ਨਿਜ ਸੰਗੀ ਬਹੁ ਮਰੇ ਪਿਖਿ, 

ਕਾਲੇ ਖਾਂ ਰਿਸ ਠਾਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 689 


ਪਾਛੇ ਹਟਨ ਹਰਾਮ ਲਖਿ', 

ਲਰਨ ਮਰਨ ਹਕ ਮਾਂਨ ॥੨੦੪॥ 

ਭੁਜੰਗ ਪੁਯਾਤ ਛੱਦ: 

ਬਚੇ ਬੀਰ ਜੇਤੇ ਕਰੇ ਏਕ ਠੌਰੈਂ। 

ਲਿਯੇ ਸੰਗ ਧਾਯੋ ਕਰਯੋ ਰੌਰ ਗੌਰੈਂ। 

ਭਯੋ ਸਾਮੁਹੇ ਬੀਰ ਤਾਜੀ' ਚਲੈ ਕੈ। 

ਗੁਰੂ ਕੋ ਬੰਗਾਰਯੋ ਢਿਗੰ ਢੋਇ ਕੈ ਕੈ' ॥੨੦੫॥ 
ਘਨੌ ਧੀਰ ਦੈ ਬੀਰ ਸੰਗੀਨ ਤਾਈਂ। 

ਤਬੈ ਬਾਦ ਮਾਰੂ' ਦਯੋ ਬੱਜਵਾਈ। 

ਉਡੀ ਗਰਿੱਧ ਬ੍ਰੱਧੰ' ਸਿਵਾ” ਸਾਨ” ਬੋਲੈ। 

ਰਟੈਂ ਕੰਕ ਬੰਕੰ' ਪਰੀ ਹੂਰ ਡੋਲੈਂ । ੨੦੬॥ 
ਮਚੈਂ” ਭੂਤ ਭੈਰੋਂ ਤਚੈਂ ਕਿਲਕਾਰੀ”। 

ਨਚੈਂ ਜੋਗਨੀ ਭੋਗਨੀ ਸ੍ਰੰਨ ਸਾਰੀ'। 

ਹਲਾ ਹੂਲ ਕੈ ਕੈ' ਧਏ ਏਕ ਬਾਰੈਂ। 

ਤਚੈ' ਸੋ ਖਤੰਗੇ? ਤੁਫੰਗੈ” ਅਪਾਰੈਂ ॥੨੦੭॥ 
ਗੁਰੂ ਬੀਰ ਗੰਭੀਰ ਸਧੀਰ ਭਾਰੀ। 

ਇਕੈ ਬਾਰ ਹੀ ਬਾਰ ਝਾਰੈ' ਅਪਾਰੀ। 

ਭਿਦੈ' ਕੰਧ? ਛਾਤੀ ਛਿਦੈਂ! ਪੇਟ ਕਾ ਹੂੰ। 

ਫਟੈਂ ਮੁੰਡ' ਤੁੰਡ” ਕਟੈਂ ਜੰਘ ਬਾਹੂੰ: ॥। ੨੦੮ ॥ 
ਭਰੀ ਫੇਰ ਗੋਲੀ ਜੜੇ ਮੋੜ ਤੋੜੇ'। 

ਛੁਟੈਂ ਤੀਰ ਤੀਖੇ ਦੁਹੂੰ ਦਿਸ ਨ ਥੋੜੇ। 

ਦੜਾਦਾੜ ਡਿੱਗੇ ਨਹੀ ਫੇਰ ਉੱਠੇ। 

ਪਰੇ ਮੂਧ' ਸੂਧੇ ਕਿਤੇ ਟੇਢ ਪੁੱਠੇ ॥। ੨੦੯ ॥ 
ਭਿੜੈਂ' ਭੇੜ? ਭਾਰੀ ਗਿੜੈਂ' ਗੇੜ ਥੈ ਕੈ। 

ਸਬੈ ਜੀਤ ਚੈਹੈਂ' ਲਰੈਂ ਅੱਗੂ ਐ ਕੈ। 

ਗੁਰੂ ਤਾਂਨ' ਕੰਮਾਨ ਕੋ ਕਾਨ ਤੋੜੀ”। 

ਕਰੈਂ ਬਾਨ ਬਰਖਾ ਕਿਛੂ ਨਾਹਿ ਥੋੜੀ ॥ ੨੧੦॥ 
ਮਰੇ ਜ੍ਹਾਂਨ ਕਿਕਾਂਨ' ਜੌ ਭੂਰ ਸੰਗੀ”। 

ਰਹੇ ਥੋਰ ਤੌਂ ਖਾਂਨ ਕਾਲੇ ਉਤੰਗੀ'। 


'ਘੇੜਾ। 
ਨੇੜੇ ਢੁੱਕ ਕੇ। 


ਜੰਗੀ ਵਾਜੇ। 

'ਵੱਡੀਆਂ ਗਿਰਝਾਂ। “ਗਿਦੜੀਆਂ। 'ਕੁੱਤੇ। 
'ਕਾਂ ਟੇਢੇ ਬੋਲਦੇ ਹਨ। 

'ਖ਼ੁਸ਼ ਹੁੰਦੇ ਹਨ। “ਚੀਕਾਂ ਮਾਰਦੇ ਹਨ। 
'ਸਾਰੀਆਂ ਲਹੂ ਪੀਣੀਆਂ ਜੋਗਣੀਆਂ। 
'ਹਲਚਲੀ ਪਾ ਕੇ। 

'ਛਡਦੇ ਹਨ। “ਤੀਰ। “ਬੰਦੂਕਾਂ। 


'ਇਕੱਠਾ ਵਾਰ ਕਰਦੇ ਹਨ। 
'ਵਿੰਨ੍ਹਦੇ ਹਨ। ਐਢੇ। “ਕੱਟਦੇ ਹਨ। 
'ਸਿਰ। 2ਮੂੰਹ। “ਲੱਤਾਂ ਤੇ ਬਾਹਾਂ। 

'ਤੋਪ ਤੇ ਬੰਦੂਕ ਨੂੰ ਅੱਗ ਦੇਣ ਵਾਲੇ ਡੋਰੇ। 


'ਮੂੰਹ ਹੇਠਾਂ ਕਰਕੇ। 
'ਜੰਗ ਵਿੱਚ। ?ਡਿੱਗਦੇ ਹਨ। 
'ਖਿੱਚ ਕੇ। “ਕੰਨ ਤੱਕ। 


ਘੋੜੇ। “ਬਹੁਤੇ ਸਾਥੀ। 
'ਉੱਚੇ ਹੋ ਕੇ। 





690 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਢਿਗੰ ਢੁੱਕ ਕੈ ਢੀਠ ਹ੍ਹੇ ਤੀਰ ਛੋਰੇ। 

ਸਮੰ ਮੇਂਹ ਭਾਦੋਂ ਗੁਰੂ ਪੈ ਨ ਥੋਰੇ ॥੨੧੧॥ 
ਗੁਰੂ ਕੋਪ ਕੈ ਤੀਰ ਤੀਖੇਂਨ ਜੋਰਾ'। 

ਤਚਜੋ', ਖਾਂਨ ਬਚਯੋ ਗਿਰਯੋ ਤਾਂਹਿ ਘੋਰਾ। 
ਤਬੈ ਖਾਂਨ ਬੋਲਯੋ ਕਰੋ ਜੰਗ ਧਰਮੰ। 

ਅਹੇ ਆਦਿ ਛੱਤ੍ਰੀਨ ਕੋ ਜੈਸ ਕਰਮੰ ॥ ੨੧੨॥ 
ਖਰੋ ਪੈਰ ਪਯਾਦੇ ਲਰੋ ਖੱਗ ਸਾਥੰ'। 

ਤੁਮੈ ਭੀ ਕਹੈਹੋ' ਬਲੀ ਬੀਰ ਨਾਥੰ। 

ਤਬੈ ਛੋਰਿ ਘੋਰਾ ਗੁਰੂ ਖੈਂਚ ਖੰਡਾ। 

ਮੰਡਯੋ ਖਾਨ ਸੋਂ ਆਨ ਘੋਮੰਡ ਚੰਡਾ' ॥ ੨੧੨ ॥ 
ਉਕਭੈ ਬੀਰ ਬਾਂਕੇ ਬਲੀ ਜੰਗ ਜੁੱਟੇ। 

ਪਰੈ ਤੇਗ ਨੈਕਾਰ ਠਠਯਾਰ ਕੁੱਟੇ। 

ਦੁਹੂੰ ਓਰ ਕੈ ਸੈਨ ਸੂਰੇ ਨਿਹਾਰੈਂ। 

ਲਰੈਂ ਸੂਰ ਦੋਊ ਧਰੇ ਧੀਰ ਭਾਰੈਂ ॥ ੨੧੪ ॥ 
ਮਨੋਂ ਮਤ ਦੰਤੀ ਕਿਧੋ ਕੇਹਰੀ ਦੂਰੈ'। 

ਜਰਾਸਿੰਧ ਭੀਮੰ' ਰਾਮ ਰਾਵਣ ਹ੍ਹੈ। 
ਕਿਧੋਂ ਇੰਦੂ ਬ੍ਰੱਤ੍ਰਾਸਰੰ' ਜੰਗ ਕੇਹੈਂ। 


ਮਨੋਂ ਕ੍ਰਿਸ਼ੂਨ ਚੰਡੂਰ' ਏਊ ਲਰੈ ਹੈਂ ॥ ੨੧੫॥ 


ਕਰੇ ਬਾਰ ਐਂ ਦਾਵ ਘਾਵੰ ਅਪਾਰੇ ॥ ੨੧੬॥ 
ਫੁਟੇ ਢਾਲਿ ਸੰਜੋਇ ਤੈ ਘਾਇ' ਆਏ। 

ਬਲੀ ਬੀਰ ਸੂਰੇ ਜਰਾ ਨਾ ਜਨਾਏ। 

ਪੁਨਾ ਖੱਗ ਪੈ ਖੱਗ ਉੱਠੈਂ ਠਨੱਕੈ'। 

ਉਨੈਂ ਸੋ ਚੰਗਾਰੇ ਟੱਟਯਾਨੇ ਚਮੱਕੈਂ ॥੨੧੭॥ 
ਚਢੇ ਮੰਦੂੱ ਪੈ ਨਰੰ ਨਾਰਿ ਹੇਰੈਂ। 

ਪ੍ਰਭੂ ਰਾਖ ਲੇ ਹਿੰਦੁ ਕੀ ਲਾਜ ਟੇਰੈਂ। 

ਉਭੈ ਸੈਨ ਕੇ ਸੂਰ ਐ ਹੂਰ ਪੇਖੈਂ। 

ਦਿਯੇ ਨੈਨ ਚਿੱਤੰ ਮਨੋਂ ਚਿਤ੍ਰ ਲੇਖੈਂ' ॥੨੧੮॥ 


'ਤਲਵਾਰ ਨਾਲ। 
'ਅਖਵਾਉਂਦੇ ਹੋ। 


'ਤਿੱਖਾ ਜੰਗ ਸ਼ੁਰੂ ਕੀਤਾ। 


ਜਾਣੋ (ਦੋ) ਮਸਤ ਹਾਥੀ ਜਾਂ ਦੋ ਸ਼ੇਰ ਹਨ। 
'ਭੀਮਸੈਨ। 

'ਦੈੱਤਾਂ ਦਾ ਰਾਜਾ ਬ੍ਰਿੱਤ੍। 

'ਕੰਸ ਦਾ ਇਕ ਪਹਿਲਵਾਨ। 

'ਮੁਰ ਦੈਂਤ ਤੇ ਵਿਸ਼ਨੂੰ (ਵਾਂਗ)। 
'ਗੱਤਕੇ ਦੇ ਖਿਡਾਰੀ। 


'ਜ਼ਖ਼ਮ। 


'ਠਣ ਠਣ ਦੀ ਅਵਾਜ਼ ਆਉਂਦੀ ਹੈ। 


'ਨੇੜ੍ਹ ਦੇਖਣ 'ਚ ਇਉਂ ਲਾਏ ਹੋਏ ਹਨ ਜਾਣੋ ਤਸਵੀਰਾਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 691 


ਕਹੈਂ ਜੁੱਧ ਸੁੱਧੰ ਇਸੋ ਕੋਨ ਕੈ ਹੈਂ। 

ਤਕਾ ਤਕ' ਬੰਗਾਰ ਕੈ ਸੋ ਲਰੈ ਹੈਂ। 

ਗੁਰੂ ਤਮਕ' ਤੇਗੰ ਤੱਕ ਬੇਗ ਝਾਰੀ। 

ਬਹੀ ਤਾਰ ਸਾਬੂਨ ਜਜੋਂ ਖਾਂ ਮਝਾਰੀ ॥ ੨੧੯॥ 

ਕਟਯੋ ਟੋਪ ਮੂਡੰ ਧਰੰ ਧਾਇ ਧਸੀ। 

ਪਰੀ, ਹੂਰ, ਕਾਲੀ, ਗੁਰੂ ਸੈਨ ਹੱਸੀ। 

ਕਰਯੋ ਅੱਧ ਅਧੰ ਪਰਜੋ ਭੂਮਿ ਮੇਲਾ। 

ਮਨੋ ਚੀਰ ਕਰਵੱਤ੍ਰੈਂ ਦੀਨ ਕੇਲਾ ॥ ੨੨੦॥ 

ਦੋਹਰਾ: 

ਚਢਿ ਬਿਵਾਨ ਬਰ ਹੂਰ ਵਰ, 

ਗਯੋਂ ਭਿਸ਼ਤ ਕੋ ਖਾਂਨ। 

ਬਜੇ ਨਗਾਰੇ ਫਤੇ ਕੇ, 

ਦਿਸ' ਗੁਰੁ ਅਨੀ? ਮਹਾਂਨ ॥ ੨੨੧॥ 

ਚੌਪਈ: 

ਭਗੀ ਤੁਰਕਾਨੀ ਬਹੁ ਮੁਰਝਾਈ। 

ਬਿਨੁ ਅਫਸਰ ਕੋ ਕਰੇ ਲਰਾਈ। 

ਜਿਸ ਦਿਸ ਜਿਹ ਮੁਖ ਤਿਸ ਦਿਸ ਭਾਗੇ। 

ਬਲ ਧਰਿ ਸਿੱਖ ਪਿਛਾਰੀ ਲਾਗੇ ॥ ੨੨੨॥ 

ਇਕ ਇਕ ਅੱਗ ਬੀਸ ਦਸ ਜਾਂਹੀ। 

ਜੈਸ ਬ੍ਰਿਕ ਤੈ' ਅਜਾ ਪਲਾਹੀ?। 

ਕਾਟਤ ਸਿੱਖ ਨਿਤੰਬ' ਸਕੰਧੇ। 

ਪਿਖੈਂ ਨ ਪੀਛੈ ਜਨ ਭਏ ਅੰਧੇ ॥ ੨੨੩ ॥ 

ਲਏ ਗੇਰ ਕਿਛੁ ਗਏ ਪਲਾਈ। 

ਤੁਰਕੈਂ ਤੀਕ ਸੁ ਬਿੱਧਣ' ਆਈ। ਦੁਖਦਾਈ ਤ੍ਰੀਕ ਭਾਵ ਕਿਆਮਤ ਦਾ ਦਿਨ। 
ਹਾੜ ਮਹੀਨਾ ਕਹਿਰ ਦੁਪਹਿਰੇ। 

ਪਯਾਸ ਤ੍ਰਾਸ ਦੁਖੀ ਕਿਯ ਗਹਰੇ' ॥ ੨੨੪ ॥ 'ਬਹੁਤੇ। 
ਬਚੇ ਜੁ ਖੇਤ' ਨਿਕੇਤ ਪਧਾਰੇ”। 'ਜੰਗ ਦੇ ਮੈਦਾਨ 'ਚੋਂ। “ਘਰਾਂ ਨੂੰ ਚਲੇ ਗਏ। 
ਦਈ ਖਬਰ ਗੁਰੁ ਸਭੇ ਬਿਦਾਰੇ'। 'ਮਾਰ ਦਿੱਤੇ। 
ਘਰ ਘਰ ਸਯਾਪੇ ਤੁਰਕਨ ਹੋਹੀਂ। 





692 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰੋਵਤ ਪੀਟਤ ਤਿਯ ਸਿਰ ਖੋਹੀਂ ॥੨੨੫॥ 
ਹੈ ਹੈ ਓਹਿ ਓਹਿ ਧੁਨੀ ਉਨਠੈ ਹੈਂ। 

ਨਾਇਣ ਦੇਤ ਤਲੀਮ' ਪਿਟੈ ਹੈਂ। 
ਕਰੁਨਾਰਸ ਜਮ ਰਾਗ ਛਯੋ ਧਰ'। 

ਉਰ ਕਪੋਲ ਪੱਟ ਬਾਦ ਬਜੈਂ ਭਰ' ॥ ੨੨੬ ॥ 
ਇਤ ਸਤਿਗੁਰੁ ਰਣ ਫਤੇ ਕਰੈ ਕੈ। 

ਸੈਨ ਸੰਭਾਰਨ ਕੀਨੀ ਐ ਕੈ। 

ਸਿੱਖ ਸ਼ਹੀਦ ਸਾਤ ਸੌ ਭਏ। 

ਦਹਿ ਗੁਨ ਤੁਰਕ ਮਰੇ ਤਹਿਂ ਪਏ ॥੨੨੭॥ 
ਸਿੱਖ ਉਠਾਇ ਗੁਰੂ ਜਲਵਾਏ। 

ਸੱਤੂ ਪਰੇ ਬਹੁ ਰਹੇ ਦਬਾਏ। 

ਮੁਰਦਨ ਸੰਗ ਸਕੀਰਣ ਧਰਾ'। 

ਭਈ ਦੂਰ ਲੌ ਗਾਮ ਚੁਫਿਰਾ ॥੨੨੮ ॥ 
ਮਾਸ ਅਹਾਰੀ ਬ੍ਰਿੰਦ ਫਿਰਾਵੈਂ। 

ਛਕਿ ਪਲ' ਬੋਲਤ ਤ੍ਰਾਸ ਉਪਾਵੈਂ। 
ਜੋਗਨਿ ਭੈਰਵਿ ਭੂਤ ਪਤੰ। 

ਨੱਚਤ ਕਿਲਕੈਂ ਤੱਚਤ ਖੇਤ' ॥ ੨੨੯ ॥ 
ਬਹੁ ਬਦਬੋਈ ਉਠੀ ਦਿਸ ਚਾਰੀ। 

ਇਸ ਹਿਤ ਗੁਰੁ ਚਿੱਤ ਬ੍ਰਿਤਿ ਉਠਾਰੀ। 

ਪੁਨ ਬੁੱਢਣ ਸ਼ਹਿ ਪ੍ਰੇਮੀ ਸੰਤੈਂ। 

ਦਰਸ਼ਨ ਚਹਯੋ ਵਖਤ ਨਿਜ ਅੰਤੈਂ ॥੨੩੦॥ 
ਅਰ ਦੇਸੀ ਬਹੁ ਤੁਰਕ ਸੰਘਾਰੇ। 

ਤਿਨੈ ਸਬੰਧੀ ਦ੍ੈਸ਼ ਉਠਾਰੇ। 

ਚਤਰਥ ਸਿੱਖ ਮਾਲਵੇ ਕੇਰੇ। 

ਚਹੈਂ ਦਰਸ ਧਰਿ ਪੇਮ ਬਧੇਰੇ ॥ ੨੩੧॥ 
ਯਾਂ ਤੇ ਗੁਰੁ ਤਜਿ ਪੁਰੁ ਕਰਤਾਰੈਂ। 
ਸਯੰਦਨ' ਸਕਟੇ? ਜੋਰ ਅਪਾਰੈਂ। 
ਕੀਰਤਿਪੁਰ ਦਿਸ ਸਹਿ ਪਰਵਾਰੈਂ। 

ਚਲੇ ਭਲੇ ਸਹਿ ਲਸ਼ਕਰ ਭਾਰੈਂ ॥ ੨੩੨ ॥ 
ਦੋਹਰਾ: 


!'ਅਲਾਹਣੀਆਂ। 
'ਸੋਗ ਤੇਰੋਣਾ ਪਿੱਟਣਾ ਧਰਤੀ 'ਤੇ ਫੈਲ ਗਿਆ। 
ਛਾਤੀ, ਗੱਲ੍ਹਾਂ ਤੇ ਪੱਟਾਂ ਦੇ ਭਲੀ ਪ੍ਰਕਾਰ ਵਾਜੇ ਵਜਦੇ ਹਨ। 


'ਮਾਸ। 


'ਚੀਕਾਂ ਮਾਰਦੀਆਂ ਹਨ ਜੰਗ ਦੇ ਮੈਦਾਨ ਵਿੱਚ। 


'ਰੱਥ। “ਗੱਡੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੀਰ ਮੱਲ ਨਿਜ ਮਾਤ ਸਹਿ', 

ਰਖ ਲੁਕਾਇ ਗੁਰੁ ਗ੍ਰੰਥ। 

ਰਹਯੋ ਤਹਾਂ ਨਹਿ ਅਯੋ ਸਹਿ', 

ਜੁਦਾ ਗਹਯੋ ਨਿਜ ਪੰਥ ॥ ੨੩੨ ॥ 

ਕਰ ਰਾਖਯੋ ਥਾ ਪਹਿਲ ਹੀ, 

ਤੁਰਕਨ ਸੋਂ ਉਨਿ ਮੇਲ। 

ਦੇਤ ਰਹਜੋ ਥਾ ਭੇਤ ਸਬਿ, 

ਚਿੱਠੀ ਦ੍ਰਾਰਾ ਝੇਲ' ॥ ੨੨੪ ॥ 'ਝਗੜੇ ਦੇ, ਜੰਗ ਦੇ। (ਅ) ਗੁਪਤ (ਭੇਤ)। 
ਗੁਰ ਸਿਖ ਖੱਤਰੀ ਕਰਮ ਸਸਿ' 'ਕਰਮ ਚੰਦ। 
ਮੁਨਸ਼ੀ ਸੂਬੇ ਕੇਰ। 

ਧੀਰ ਮੱਲ ਕੇ ਵਹੈ ਖਤ, 

ਦਏ ਗੁਰੂ ਢਿਗ ਫੇਰ' ॥ ੨੩੫ ॥ 'ਮੌੜ ਭੇਜੇ। 
ਪੁਨ ਜਬਿ ਗੁਰਦਿੱਤਾ ਚਢਜੋ' 'ਚੜ੍ਹਾਈ ਕੀਤੀ, ਜੋਤੀ ਜੋਤਿ ਸਮਾਏ। 
ਤਾਂ ਕੇ ਪਾਠ ਨਮਿੱਤ। 

ਮਾਂਗਯੋ ਦਯੋ ਨ ਗ੍ਰੰਥ ਜੀ, 

ਔਰ ਭਿ ਕਈ ਕੁਹਿਤ' ॥੨੩੬॥ 

ਕਰਤ ਰਹਯੋ ਜਬਿ ਧੀਰ ਮੱਲ, 

ਤਬਿ ਗੁਰੁ ਧਰਿ ਕਛੁ ਰੋਸ। 

ਕਹਸੋ ਜੁ ਬਰਤੈਂ ਤਾਂਹਿ ਸੋਂ 

ਲਗੈ ਤਿਸੈ ਸਿਖ ਦੋਸ ॥੨੨੩੭॥ 

ਸੈਂ! ਅਬਿ ਲੌ ਗੁਰੁ ਸਿੱਖ। 

ਯਾਂਹੀ ਤੇ ਨਹਿਂ ਬਰਤ ਹੈਂ 

ਅਬਿ ਲੌ ਜ਼ਾਹਰ ਪਿੱਖ ॥ ੨੩੮॥ 

ਚੌਪਈ: 

ਪੁਰ ਕਰਤਾਰੋਂ ਗੁਰੁ ਮਗ ਲਯੋ। 

ਕੀਰਤਪੁਰ ਪਰਵਾਰ ਪਠਯੋ। 

ਆਪ ਸੈਨ ਸਹਿ ਚਾਲੇ ਸ੍ਹਾਮੀ। 

ਜਾਂਨਤ ਥੇ ਸਬਿ ਅੰਤ੍ਜਾਂਮੀ ॥। ੧੩੯॥ 

ਢਿਗ ਫਗਵਾੜੇ ਪਹੁੰਚੇ ਜਬੈ। 


693 





694 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਯੋ ਪੂਤ ਸੂਬੇ ਕੇ ਤਬੈ। 

ਬੈਰ ਬਾਪ ਕਾ ਲਿਹੁੰ ਇਹੁ ਠੱਟ ਕੈ'। 

ਕਰੇ ਲੋਗ ਬਹੁ ਇਕਠੇ ਹਨ ਕੈ ॥੨੪੦॥ 
ਖਾਂਨ ਮੁਹੰਮਦ ਧੌਂਸ' ਬਜੈ ਕੈ। 

ਦਸਕ ਹਜ਼ਾਰ ਤੁਰਕ ਸੰਗ ਲੈ ਕੈ। 

ਗੁਰੁ ਡੇਰੇ ਪਰ ਨਿਸ ਕੋ ਆਈ। 

ਪਰਯੋ ਅਚਾਂਨਕ ਮਾਰ ਮਚਾਈ ॥੨੪੧॥ 
ਸਿੱਖਨ ਭੀ ਹੂ ਝਟਪਟ ਤਯਾਰੇ। 

ਜਰਾਲਾ ਬਮਣੀ' ਤਜੀ ਅਪਾਰੇ। 

ਸਰ ਖਰ' ਗੁਰੁ ਭੀ ਐਸੇ ਤਜੇ। 

ਭਾਦਵ ਮੇਂਹ ਜਾਂਹਿ ਪਿਖਿ ਲਜੇ ॥੨੪੨॥ 
ਬਾਂਨ ਬੰਦੂਕ ਅਚੂਕਨ ਜਾਂਹੀ'। 

ਦੜ ਦੜ ਗਿਰੈਂ ਸੱਤ ਧਰ ਮਾਂਹੀ। 

ਹੁਤੀ ਗਾਂਡਵੀ ਧਾੜ' ਤੁਰਕਾਨੀ। 

ਚਲੇ ਭਾਗ ਤਜਿ ਲਾਜ ਗਿਲਾਨੀ ॥ ੨੪੩ ॥ 
ਤੇਗੈਂ ਖਿੱਚਿ ਸਿੱਖ ਬੇਗੈਂ ਪਰੇ। 

ਜਿਮ ਮਿਰਗਨ ਪਰ ਚੀਤੇ ਢਰੇ'। 

ਕਿਤਕ ਤੁਫੰਗ ਖਤੰਗਨ ਗਾਲੇ। 

ਕੇਤਕ ਕੀਨੇ ਤੇਗ ਹਵਾਲੇ ॥ ੨੪੪ ॥ 

ਪੁਨ ਗੁਰੁ ਪ੍ਰੇਰੀ ਆਈ ਆਂਧੀ। 

ਤੁਰਕਨ ਸਮੁਖ ਭਈ ਚਖਿਆਂਧੀ'। 
ਅਪਨ ਪਰਾਯਾ ਨਾਂਹਿ ਪਛਾਨੇ। 

ਆਪਸ ਮੈਂ ਕਟ ਮਰੇ ਮਹਾਨੇ ॥ ੨੪੫॥ 
ਥੋਰੇ ਬਚੇ ਭਾਗਿ ਕਿਤ ਕਹੀਂ”। 

ਬਹੁਤੇ ਰਹੇ ਖੇਤ ਮੈਂ ਤਹੀਂ। 

ਮਰਜੋ ਮੁਹੰਮਦ ਖਾਂ ਸੁਤ ਨਾਜ਼ਮ'। 

ਫਤੇ ਖਾਂਨ ਪਤਿ ਕੋਟਲੀ ਆਜ਼ਮ ॥ ੨੪੬॥ 
ਜਦਯਪਿ ਪਹਲੇ ਹਮਲੇ ਮਾਂਹੀ। 


ਸਿਖ ਭੀ ਥੇ ਮਰ ਗਏ ਘਨੇਰੇ। 


'ਬੰਦੂਕਾਂ। 
ਤਿੱਖੇ ਤੀਰ। 


ਨਿਸ਼ਾਨੇ ਤੋਂ ਬਾਹਰ ਨਹੀਂ ਜਾਂਦੇ। 


'ਥਾਂ ਥਾਂ ਤੋਂ ਇਕੱਠਾ ਕੀਤਾ ਹੋਇਆ ਲੁਟੇਰਿਆਂ ਦਾ ਟੋਲਾ। 


'ਅੱਖਾਂ ਅੰਨ੍ਹੀਆਂ ਹੋ ਗਈਆਂ। 


।ਕੋਈ ਕਿਤੇ ਕੋਈ ਕਿਤੇ ਭੱਜ ਗਿਆ। 


'ਸੂਬੇ ਦਾ ਪੁੱਤਰ। 
'ਵੱਡੀ ਕੋਟਲੀ ਦਾ ਰਾਜਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 695 


ਫਤੇ ਲਈ ਪੁਨ ਸੱਤ੍ਰਨਿਬੇਰੇ ॥੨੪੭॥ 
ਅਰ ਸਿੱਖਨ ਤੁਰਕਨ ਕੇ ਘੋਰੇ। 
ਹਰ ਕਰਿ ਛੀਨ ਲੀਨ ਨਹਿ ਥੋਰੇ। 
ਦੁਬਿੱਸਤਾਨ ਕਿਤਾਬ ਮਝਾਰੇ'। 
ਲਿਖੀ ਲਰਾਈ ਏਹੁ ਸੁਧਾਰੇ ॥ ੨੪੮ ॥ 
ਦੋਹਰਾ: 
ਫਗਵਾੜੇ ਕਾ ਜੰਗ ਗੁਰੁ, 
ਕਰਿ ਹੈ ਸਤਲੁਜ ਪਾਰ। 
ਕੀਰਤ ਪੁਰ ਮੈਂ ਆ ਥਿਰੇ, 
ਮਹਾਂ ਮੋਦ ਮਨ ਧਾਰ ॥੨੪੯॥ 
ਕੀਰਤਿ ਬਿਸਤੀਰਤਿ ਭਈ, 
ਘਰ ਘਰ ਪੁਰ ਪੁਰ ਦੇਸ। 
ਫੈਲੀ ਗੁਰੁ ਰਾਂਕੇਸ' ॥੨੫੦॥ 'ਪੁੰਨਿਆ ਦੇ ਚੰਦ ਰੂਪ ਸਤਿਗੁਰਾਂ ਦੀ। 
ਕੁਮਤਿ ਕਮਲ ਮੁੰਦੇ, ਖਿਰੇ 
ਸਾਦਕ ਕਵੀ ਚਕੌਰ'। 'ਖੋਟੀਆਂ ਮਤਾਂ ਵਾਲੇ ਪੁਰਸ਼ ਕਮਲਾਂ ਵਾਂਗ ਮਿਚ ਗਏ ਅਤੇ 
ਕਮੀਆਂ ਤੇ ਚਕੋਰਾਂ ਵਰਗੇ ਸਿਦਕੀ ਸਿੱਖ ਖਿੜ ਪਏ। 
ਜੰਗ ਗਾਥ ਕਹਿ ਧਜਾਯ ਯਹਿ, 
ਇਸਥਤਿ ਭਯੋ ਬਹੋਰ ॥੨੫੧॥ 
ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਮਾਨ ਸਿੰਘ ਵਿਰਚਿਤੇ 'ਕਰਤਾਰ ਪੁਰ, ਫਗਵਾੜੇ ਕੋ 
ਜੰਗਾਂ ਪੁਸੰਗ ਬਰਨਨੈ ਨਾਮ ਛਬੀਸਮੇਂ ਬਿਸ੍ਰਾਂਮ ॥੨੬॥ 





696 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੭. (ਬਾਬਾ ਗੁਰਦਿੱਤਾ ਜੀ ਦਾ ਪ੍ਰਸੰਗ ਤੇ ਰੋਪੜ ਦਾ ਜੰਗ) 


੫ 


ਦੋਹਰਾ: 


ਅਸੁਰਨ ਝੁੰਡ ਪ੍ਚੰਡ'। 
ਸਾਸਟਾਂਗ ਸਮ ਦੰਡ' ॥੧॥ 


ਗੁਰੁਦਿੱਤੇ ਜੀ ਤਨ ਤਜਯੋ, 
ਭਏ ਗੁਰੂ ਹਰਿਰਾਇ। 
ਗੁਰੁ ਖਸ਼ਟਮ ਗੁਰੁ ਪੁਰ ਬਸੈ”, 


ਕਥਾ ਕਥੈਂ ਇਹੁ ਧਸਾਇ ॥੨॥ 


ਚੌਪਈ: 

ਸੀ ਹਰਿਗੋਬਿੰਦ ਆਨੰਦ ਕੰਦਾ। 
ਕੰਦਨ ਕਰਿ ਹੈਂ ਦੁੰਦ ਬ੍ਰਿੰਦ। 
ਬ੍ਰਿਦ' ਸੰਭਾਰ ਰਾਖਹੈਂ ਲਾਜੈਂ”। 
ਲਾਜੈਂ ਤੀਨੋ ਕਟੈਂ ਸਸਾਜੈਂ' ॥੨॥ 


ਸਾਜੈਂ ਪਾਇ ਆਇ ਪੁਰੁ ਕੀਰਤ। 
ਕੀਰਤਿ ਭਈ ਜਗਤ ਬਿਸਤੀਰਤ। 
ਤੀਰਥ ਤੈ ਤੀਰਥ ਜਿਨਿ ਗੁਰੰਥਾ'। 


ਗੁੰਥਾ ਚਿਦ ਜਢ ਕਟੈਂ ਕੁਪੰਥਾ' ॥੪॥ 


ਪੰਥਾ ਪਰ ਇਕ ਦਿਵਸ ਸਕਾਰੇ'। 
ਸਕਾਰੇ ਕਰਿ ਢਿਗ ਸੰਤ ਪਧਾਰੇ'। 
ਧਾਰੇ ਬੁੱਢਣ ਸ਼ਾਹਿ ਜੁ ਆਸਾ। 


“ਚੰਡੀ ਜਾਂ ਸਰਸੁਤੀ ਦੇ ਮੰਗਲ ਕਵਿ ਸੰਕੇਤ ਮਰਯਾਦਾ ਦੇ ਹਨ, 
ਕਵਿ ਜੀ ਦੇ ਇਸ਼ਟ ਮੰਗਲ ਨਹੀਂ। ਇਸ ਬਾਰੇ ਵਧੇਰੇ 
ਵਿਸਥਾਰ ਲਈ ਦੇਖੋ ਪੂਰਬਾਰਧ ਬਿਸ੍ਰਾਮ ੧ ਕਵਿ ਸੰਕੇਤ 
ਮਰਯਾਦਾ ਦੂਜੇ ਮੰਗਲ ਨਾਲ ਦਰਜ ਲੇਖ। 

'ਹੇ ਸ੍ਰੀ ਚੰਡੀ (ਤੂੰ) ਜੰਗ ਵਿੱਚ ਸਮੂੰਹ ਦੈੱਤਾਂ ਨੂੰ ਨਾਸ਼ ਕਰਨ 
ਵਾਲੀ ਹੈਂ। (ਪੁਚੰਡ-ਜੰਗ)। 


(ਅਤੇ ਤੂੰ) ਆਂਡੇ (ਦੀ ਸ਼ਕਲ ਵਰਗੇ) ਸਾਰੇ ਬ੍ਰਹਮੰਡ ਨੂੰ (ਵੀ) 
ਰਚਣ ਵਾਲੀ ਹੈਂ (ਮੈਂ ਤੈਨੂੰ) ਡੰਡੇ ਵਾਂਗ (ਲੋਮਾ ਪਾ ਕੇ) ਅੱਨਾਂ 
ਅੰਗਾਂ ਸਹਿਤ (ਨਮਸਕਾਰ ਕਰਦਾ ਹਾਂ)। 


“ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 
ਇਸ ੨੭ਵੇਂ ਬਿਸ੍ਰਾਮ ਵਿੱਚ ਨਹੀਂ ਸਗੋਂ ਅਗਲੇ ਭਾਵ ੨੮ਵੇਂ 
ਬਿਸੁਾਮ ਵਿੱਚ ਜੋਤੀ ਜੋਤਿ ਸਮਾਉਣਗੇ। 


'ਅਨੰਦ ਦੇ ਬੱਦਲ। 

'ਸਾਰੇ ਦੁੱਖ ਕੱਟ ਦੇਂਦੇ ਹਨ। 

'ਫ਼ਰਜ਼। (ਅ) ਸਿੱਖ। (ਏ) ਸੁਭਾਉ। 2ਲਜਿਆ, ਸ਼ਰਨਾ। 
(ਅ) ਪਤਿ, ਇਜ਼ਤ। 

'ਤਿੰਨਾਂ ਦੋਸ਼ਾਂ (ਮਲ, ਵਿਖੇਪ ਤੇ ਅਵਰਨ) ਨੂੰ (ਉਨ੍ਹਾਂ ਦੀ) 
ਸਮੱਗ੍ਰੀ ਸਣੇ ਕੱਟ ਦੇਂਦੇ ਹਨ। 
'(ਘੋੜਿਆਂ 'ਤੇ) ਕਾਠੀਆਂ ਪਾ ਕੇ। 


ਜਿਨ੍ਹਾਂ (ਗੁਰੂਆਂ ਦੇ ਰਚੇ) ਸ੍ਰੀ ਗੁਰੂ ਗੁੰਥ ਸਾਹਿਬ ਤੀਰਥਾਂ ਤੋਂ 
ਵੀ (ਤੀਰਥ) ਪਵਿੱਤ੍ਰ ਹਨ। 

'ਖੋਟੇ ਰਾਹ ਪਾਉਣ ਵਾਲੀ ਚੇਤਨ ਤੇ ਜੜ੍ਹ ਦੀ ਗੰਢ ਨੂੰ ਕੱਟ ਦੇਂਦੇ 
ਹਨ। 

'ਇਕ ਦਿਨ ਸਵੇਰੇਰਾਹ ਪੈ ਕੇ। 


'ਸ਼ਿਕਾਰ ਕਰਦੇ ਹੋਏ ਸੰਤ (ਬੁੱਢਣ ਸ਼ਾਹ) ਪਾਸ ਪੁੱਜੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 697 


ਆਸਾ ਆਸਿਿਤ' ਹੁਤੋ ਨਿਰਾਸਾ ॥੫॥ 'ਸੋਟੇ ਦੇ ਆਸਰੇ (ਤੁਰਨ ਵਾਲਾ ਭਾਵ ਬਹੁਤ ਬੁੱਢਾ)। 
ਸਾਲ ਪਾਂਚ ਸੌ ਕੀ ਥੀ ਆਯੂ'। 'ਉਮਰ। 

ਗੁਰੁ ਨਾਨਕ ਤੇ ਸੀਖਯਾ ਪਾਯੂ'। 'ਪਾਈ ਸੀ। 

ਕਰਿ ਦਰਸ਼ਨ ਗੁਰੁ ਕੇ ਪਗ ਬੰਦੇ। 

ਕਹਸੋ ਬ੍ਰਿਦ ਪਾਲਯੋ ਸੁਖ ਕੰਦੇ ॥ ੬ ॥ 

ਅੰਤ ਸਮੇਂ ਮੁਹਿ ਦਰਸ਼ਨ ਦੀਨਾ। 

ਕਿਯ ਕ੍ਰਿਤਾਰਥ ਸੰਕਟ ਛੀਨਾ'। ਕਸ਼ਟ ਕੱਟ ਕੇ ਸਫਲਾ ਕਰ ਦਿੱਤਾ। 
ਤਪਸੀ ਜੋਗੀ ਭਗਤ ਮੁਨੀਸ਼ਰ। 

ਅੰਤ ਸਮੇਂ ਚਹਿਂ ਦਰਸ਼ਨ ਈਸ਼ਰ ॥ ੭॥ 

ਨੇਤਿ ਨੇਤਿ' ਜਿਹ ਬੇਦ ਕਥੈਂ ਹੈਂ। 

ਸੇਖ' ਸਾਰਦਾ? ਅੰਤੁ ਨ ਪੈ ਹੈਂ। 

ਸੋ ਸਰੂਪ ਰਾਵਰ ਮੈਂ ਹੇਰਾ। 

ਜਾਂ ਤੇ ਕਟਯੋ ਚੁਰਾਸੀ ਫੇਰਾ ॥੮॥ 

ਇਮ ਕਹਿ ਉਨਿ ਤ੍ਰਿਣ ਜਯੋਂ ਤਨ ਤਯਾਗਾ। 

ਲੀਨ ਭਯੋ ਗੁਰੁ ਮੈਂ ਬਡ ਭਾਗਾ। 

ਸ਼ਬਦ ਰਬਾਬੀ ਬਾਵਕ ਪਢਜੋ। 

ਕਬਰ ਬਨਾਈ ਧਰ ਮੈਂ ਗਢਯੋ' ॥ ੯॥ 

ਜਾਂ ਕੋ ਅਬ ਲੌ ਸਿੱਖ ਸਥਿ ਦਰਸੈਂ। 

ਲੋਗ ਹਜਾਰੋਂ ਮੰਨਤ ਕਰਸੈਂ”। 

ਯਾ ਬਿਧਿ ਗੁਰੁ ਤਹਿ ਚਰਿਤ ਅਪਾਰੈਂ। 

ਕਰੈਂ ਸਿੱਖਨ ਕੋ ਭਵ ਨਿਧਿ ਪਾਰੈਂ ॥੧੦॥ 

ਤਾਰਾ ਚੰਦ ਭੂਪ ਕਹਿਲੂਰੀ। 

ਆਯੋ ਗੁਰ ਢਿਗ ਭਰ ਮੁਦ ਭੂਰੀ। 

ਮਿਲ ਕੈ ਨਿੱਤ ਸ਼ਿਕਾਰ ਸਿਧਾਵੈਂ। 

ਸੇਵਕ ਰਹਯੋ ਬਨਯੋ ਸਦ ਭਾਵੈਂ' ॥੧੧॥ ਨੇਕ ਖ਼ਿਆਲਾਂ ਕਰਕੇ। 

ਉਤ ਦਿਸ ਬਾਦਸ਼ਾਹਿ ਜਬ ਸੁਨਾ। 

ਖੈਂਚੇ ਸ੍ਰਾਸ ਮੂੰਡ ਨਿਜ ਧੁਨਾ'। 'ਹਾਹੁਕੇ ਲਏ ਤੇ ਆਪਣਾ ਸਿਰ ਫੇਰਿਆ। 
ਤੱਜਬ ਰਹਿ, ਕਹਿ ਗੱਜਬ ਭਯੋ'। ਹੈਰਾਨ ਹੋ ਕੇ ਕਿਹਾ ਕਿ ਕਹਿਰ ਵਰਤ ਗਿਆ ਹੈ। 
ਜੋ ਚਢ' ਗਯੋ ਫੇਰ ਨਹਿ ਅਯੋ ॥੧੨॥ 'ਜਿਹੜਾ ਗੁਰਾਂ ਉਪਰ ਚੜ੍ਹ ਕੇ ਗਿਆ। 
ਢਿਗ ਤੈ ਖਾਂਨ ਵਜੀਰ ਉਚਾਰੀ। 





698 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੀਰ ਫਕੀਰ ਵਲੀ' ਗੁਰੁ ਭਾਰੀ। 
ਸੂਰਬੀਰ ਬਡ ਸ਼ਕਤੀ ਵਾਰੋ। 

ਉਨਿ ਸਮ ਨਹਿੰ ਕੋਊ ਨਿਰਧਾਰੋ' ॥੧੩॥ 

ਕੋਸ਼' ਦੇਸ ਕੁਛ ਢਿਗ ਨਰਖੇ ਹੈਂ। 

ਆਵਤ ਲਾਖੋਂ ਖਰਚ ਕਰੈ ਹੈਂ। 

ਪੂਰਨ ਕਰਤ ਮੁਰਾਦ' ਜਹਾਨੈ। 

ਚਿੰਤ ਮਨੀ ਤਰੁ ਕਲਪ ਸਮਾਨੈ ॥੧੪॥ 

ਯਾਂ ਹੀ ਤੇ ਸਬਿ ਜਗ ਤਿਹ ਮੰਨ ਹੈ। 

ਅਰਪਤ ਸਬ ਜਨ ਮਨ ਤਨ ਧਨ ਹੈ। 

ਹਜ਼ਰਤ ਚਾਰ ਬਾਰ ਪਠਿ ਫੌਜੈਂ। 

ਲਿਯ ਅਜਮਾਇ ਸਕਤਿ ਗੁਰੁ ਓਜੈਂ! ॥੧੫॥ 

ਹਾਸਦ' ਜਨ ਤੁਵ ਮਨ ਭਰਮੈ ਹੈਂ। 

ਜਯੋਂ ਵਹਿ ਕਹਿ ਹੈਂ ਤਯੋਂ ਤੁਮ ਕੈ ਹੈ'। 

ਤੁਮ ਕੋ ਬਾਦ' ਨ ਰਖਨੋਂ ਚਹੀਏ। 

ਪੀਰ ਫਕੀਰਨ ਸੋਂ ਦੁਆ! ਲਹੀਏ ॥ ੧੬॥ 

ਮਤ ਕਿਤ ਬਦ ਦੁਆਇ' ਵਹਿ ਦੈ ਹੈਂ। 

ਹਜ਼ਰਤ ਕੇ ਤਨ ਪਰ ਸੋ ਪੈ ਹੈਂ। 

ਜਾਨ ਸੰਗ ਹੀ ਅਹੇ ਜਹਾਂਨ। 

ਟਰੈ ਨ ਉਨ ਕੀ ਸੈਫ' ਜੁਬਾਨ ॥੧੭॥ 

ਬਡੇ ਤੁਮਾਰੇ ਸ਼ਹਿ ਭੀ ਯਾਂ ਤੈ। 
ਮਾਨਤਰਹੇ ਗੁਰੈਂ ਬਖਯਾਤੈ। 

ਜਹਾਂਗੀਰ ਬਾਬਰ ਤੇ ਲੈ ਕੋ। 

ਭਈ ਜੈਸ ਸਬਿ ਬਾਤ ਸੁਨੈ ਕੈ ॥੧੮॥ 

ਕਹਸੋ, ਗੁਰੂ ਸੋਂ ਤੁਮ ਭੀ ਤਾਂ ਤੈ। 

ਰਾਖੋ ਮੇਲ ਰਹੈ ਸੁਖ ਸਾਂਤੈ'। 'ਸ਼ਾਂਤੀ। 
ਤਿਫ਼ਲ' ਫੱਕਰ ਨਿਜ ਸਿਰੜ ਪੁਗੈ ਹੈਂ। 'ਬੱਚੇ। 
ਦਾਨਾ' ਲੋਗ ਅਮੀਰ ਤਜੈ ਹੈਂ? ॥ ੧੯॥ 'ਸਿਆਣੇ। ”(ਹੱਠ) ਛੱਡ ਦੇਂਦੇ ਹਨ। 
ਪੁਨ ਅਬਿ ਵਹਿ ਯਹਿ ਦੇਸ ਤਜੈ ਕੈ। 

ਧਸੇ ਪਹਾਰਨ ਮੈਂ ਕਿਤ ਜੈ ਕੈ। 

ਜੇ ਅਬਿ ਉਨ ਪਰ ਫੌਜ ਪਨਠੈ ਹੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 699 


ਬਢੈ ਰਾਰ' ਬਹੁ ਖਲਕ ਕਟੈ ਹੋ ॥ ੨੦ ॥ 

ਤਾਰਾ ਚੰਦਾਦਿਕ ਨ੍ਰਿਪ ਕੋਹੀ'। 

ਹੈਂ ਮੁਰੀਦ ਉਨ ਕੈ ਸੰਗ ਹੋਹੀ। 

ਪੁਨ ਭਾਗਜੋਂ ਕੇ ਪੀਛੇ ਪੜਨਾ। 

ਪੀਰ ਫਕੀਰਨ ਕੇ ਸੰਗ ਅੜਨਾ ॥੨੧॥ 

ਲਾਭ ਥੋਰ ਜਹਿਂ ਖਰਚ ਮਹਾਨੇ। 

ਇਨ ਕਾਮਨ ਤੈ ਬਰਜਤ ਸਯਾਨੇ ॥ ੨੨ ॥ 
ਦੋਹਰਾ: 

ਸੁਨਿ ਪਤਿਸ਼ਾਹਿ ਵਿਚਾਰ ਪੁਨ, 

ਫੌਜ ਪਠਾਈ ਨਾਂਹਿਂ। 

ਕੀਰਤਿ ਬਿਸਤੀਰਤਿ' ਗੁਰੂ, 

ਕੀਰਤ ਪੁਰੈਂ ਰਹਾਹਿਂ ॥੨੨॥ 

ਨਿਸ਼ਾਨੀ ਛੰਦ: 

ਗੁਰੁ ਆਵਨ ਕੀਰਤ ਪੁਰੈਂ, 

ਸੁਨਿ ਸਿੱਖ ਮਲਵੱਯਨ। 
ਦਰਸ਼ਨ ਕੀਨੋ ਆਇ ਕੈ, 

ਦੈ ਭੇਟਾ ਭੱਯਨ'। 'ਭਾਵਨਾ ਨਾਲ। (ਅ) ਭਰਾਵਾਂ ਨੇ। 
ਬਹਿਲੋ, ਰੂਪਾ, ਭੂਦੜੈ; _ਕਲਯਾਨਾ, _ਗੋਧਾ 
॥੨੪॥ 

ਬਿਧੀ ਚੰਦ ਮਸੰਦ ਗਨ, ਬਹੁ ਸੇਵ ਕਮਾਵੈਂ। 

ਨਿਤ ਪੁਤਿ ਦੇਸ ਬਦੇਸ ਤੈ, ਬਹੁ ਸੰਗਤਿ ਆਵੈ। 
ਅਰਪ ਉਪਾਇਨ' ਗੁਰੂ ਕੋ, ਬਾਂਛਤ ਫਲ ਪੈ ਹੈ। 
ਇਕ ਜਾਵਤ ਇਕ ਆਵਹੀਂ, ਬਡ ਭੀਰ ਰਹੈ ਹੈ 
॥੨੫॥ 

ਲਾਖਨ ਲੌ ਧਨ ਆਇ ਹੈ, ਗੁਰੁ ਖਰਚੈਂ ਸੋਊ। 
ਚਲਯੋ ਜਾਇ ਬਿਵਹਾਰ ਯੌਂ, ਸਹਜੇ ਗੁਰੁ ਕੋਉ'। 


ਨਾਮੁ। 
ਸਦਾਬ੍ਰਤ ਨਿਸਦਿਨ ਚਲੈ, ਜਨ ਪੈਂਹ ਤਮਾਮੁ 





700 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੨੬॥ 

ਲਗੈ ਦਿਵਾਂਨ ਦੁ ਵਕਤ ਹੀ, ਗੁਰੁ ਸਿੱਖਨ ਮਾਂਹੀ। 
ਸੋਭਤ ਜਯੋਂ ਹਰਿ ਸੁਰਨ ਮੈਂ!, ਮਘਵਾ ਸਮ 
ਆਹੀ?। 

ਕੀਰਤਨ ਬਾਵਕ ਲੌ ਗੁਨੀ, ਨਿਤ ਐਸਾ ਕਰਹੀਂ। 
ਨਾਰਦ ਤੁੰਬੁ' ਗੰਧੂਬੰ, ਸੁਨਿ ਲੱਜਾ ਧਰ ਹੀ 
॥੨੭॥ 

ਕਬੀ ਕਬੀ ਆਖੇਰ' ਕੌ, ਗੁਰੁ ਬਨ ਮਧ ਜੈਹੈਂ। 
ਬਨ ਮਿਗ ਕੇਹਰ ਆਦਿਕੈਂ ਹਤ' ਮੁਕਤਿ ਕਰੈ ਹੈਂ। 
ਦੇਸ ਬਦੇਸ ਮੈਂ ਕੀਰਤੀ, ਗੁਰੁ ਕੀ ਬਡ ਝੂਲੀ'। 
॥੨੮॥ 

ਆਕੀ ਹੈਂ ਪਤਿਸ਼ਾਹਿ ਤੈ, ਗੁਰੁ ਹਰਿਗੋਬਿੰਦੰ। 
ਦੇਸ ਦੇਸ ਤੈਂ ਆਵਹੀਂ, ਸੁਨ ਕੈ ਨਰ ਬ੍ਰਿੰਦੰ। 


'ਦੇਵਤਿਆਂ ਵਿੱਚ ਵਿਸ਼ਨੂੰ। “ਇੰਦੂ ਸਮਾਨ ਹਨ। 


'ਇਕ ਗ੍ਰੰਧਬ ਦਾ ਨਾਮ। 


'ਸ਼ਿਕਾਰ। 
'ਮਾਰ ਕੇ। 
'ਫੈਲ ਗਈ। 


ਜਦਯਪਿ ਮੁਜਰਮ' ਸ਼ਾਹਿ ਕੇ, ਬਹੁ ਗੁਰ 'ਦੋ 


ਸਰਨਾਈ। 

ਲਾਈ ॥੨੯॥ 

ਕਾ। 

ਰਾਜਪੂਤ ਰਾਜਾ ਅਯੋ, ਸੰਗ ਬੇਟਾ ਤਿਸ ਕਾ। 
ਤੁਰਕ ਕਰਨ ਹਿਤ ਸ਼ਾਹਿ ਨੇ, ਥਾ ਤਿਸੈ ਗਹਾਯੋ'। 
ਧਰਮ ਜਾਂਨ ਹਿਤ ਰਾਖਨੇ, ਭਗਿ ਗੁਰੁ ਸਰਨਾਇਓ 
॥੩੦॥ 

ਔਰ ਕਿਸੀ ਨੇ ਨਹਿਂ ਦਈ, ਥੀ ਤਿਸੈ ਪਨਾਹੈ'। 
ਓਟ ਨਿਓਟਯੋਂ ਕੀ ਗੁਰੂ, ਸੋ ਦਿਯ ਫਿਰ ਨਾਹੈ'। 
ਪੁਨ ਸ਼ਿਵ ਸਿੰਘ ਰਾਣਾ ਲਰਯੋ, ਸੰਗ ਲਸ਼ਕਰ 
ਸ਼ਾਹੀ। 

॥੩੧॥ 


'ਸ਼ਰਨ, ਓਟ। 
'ਫਿਰ ਉਸਰਾਜੇ ਨੂੰ (ਵਾਪਸ) ਨਹੀਂ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਇਕ ਜੈਸਲਮੇਰ ਕੇ, ਰਾਜੇ ਕਾ ਭਾਈ। 
ਸਾਂਗਾਰਾਣਾ ਭਾਗ ਕੈ, ਆਯੋ ਸਰਣਾਈ। 

ਬੇਟੀ ਸੁੰਦਰ ਤਾਂਹਿ ਕੀ, ਥੀ ਸੂਬੇ ਚਾਹੀ। 

ਤੁਰਕ ਜਾਂਨ ਤਿਹ ਨਾ ਦਈ, ਅਰ ਲਰਜਯੋ ਮਹਾਂਹੀ 
॥੩੨॥ 

ਫਿਰ ਇਕ ਮੰਗਲ ਸ਼ਾਹਿ ਜੀ, ਹੇਮੂ ਕਾ ਨਾਤੀ'। 
ਮੁਜਰਮ' ਸ਼ਾਹੀ ਗੁਰੂ ਪੈ, ਆਯੋ ਬਖਯਾਤੀ। 
ਇਤਯਦਿਕ ਇਸ ਤੌਰ ਕੇ, ਬਹੁ ਗੁਰੁ ਢਿਗ 
ਆਵੈਂ। 

ਜੋ ਆਵੈ ਤਿਸ ਕੋ ਗੁਰੂ, ਨਿਜ ਸ਼ਰਣ ਰਖਾਵੈਂ 
॥੩੩॥ 

ਯਥਾ ਯੋਗ ਗੁਰੁ ਦੇਵ ਹੈਂ, ਸਬਿ ਤਈਂ ਗੁਜਾਰਾ। 
ਰਹੈਂ ਮੋਦ ਮਨ ਮਾਨ ਕੈ, ਨਿਤ ਜਾਹਿ ਸ਼ਿਕਾਰਾ। 
ਕਬਹੀ ਤੀਰ ਦਰਯਾਉ ਕੇ, ਝਾਰਨ ਪਾਹਾਰਨ। 
ਇਤ ਦਿਸ ਰੋਪੜ ਲੌ ਕਬੀ, ਬਨ ਮ੍ਰਿਗ ਬਹੁ 
ਮਾਰਨ ॥੩੪॥ 

ਰੋਪੜ ਮੋਰਡ' ਕੋਟਲਾ, ਕੇ ਤੁਰਕ ਸੂਦਾਰੂ। 

ਕੋਹੀ' ਰਾਜੇ ਜਿਤਕ ਥੇ, ਸਬਿ ਦਬੈਂ ਅਪਾਰੂ। 
ਨਜ਼ਰ' ਨਯਾਜ£ ਦੈ ਗੁਰੂ ਕੋ, ਭਰ” ਮੇਲ ਰਖੈ ਹੈਂ। 
ਯਾ ਬਿਧਿ ਸੁਖ ਸੋਂ ਗੁਰੂ ਕਾ, ਬਿਵਹਾਰ ਚਲੈ ਹੈਂ 
॥੩੫॥ 

ਨਿਤ ਪ੍ਰਤਿ ਗੁਰੂ ਦਿਵਾਨ ਲਾ, ਸਿਖੈਂ ਦਰਸ ਦੈਹੈਂ। 
ਭਗਤੀ ਗਯਾਨ ਬਿਗਯਾਨ' ਲੌ, ਉਪਦੇਸ਼ ਦਿਢੈ 
ਹੈਂ। 

ਜਦਯਪਿ ਮੇਲਾ ਨਿੱਤ ਹੀ, ਗੁਰੁ ਪਾਸ ਰਹੈ ਹੈਂ। 
ਤਦਯਪਿ ਮੇਲੇ ਚਾਰ ਜੋ, ਹਰਿ ਸਾਲ ਲਗੈ ਹੈਂ 
॥੨੩੬॥ 

ਮਾਘੀ ਹੋਲੀ ਬੈਸਾਖੀ, ਐ ਦੀਵਾਲੀ ਐ ਹੈਂ। 

ਇਨ ਪਰ ਲਾਖੋਂ ਸਿਖ ਆ, ਤਹਿੰ ਜਸ੍ਹਾਂ ਜੁ ਹੂ ਹੈਂ। 
ਸੰਗ ਮਸੰਦਨ ਆਇ ਕੈ, ਦਸਵੰਧ ਸਬਿ ਦੈਹੈਂ। 


701 


'ਮੋਰੰਡੇ (ਸ਼ਹਿਰ ਦੇ)। 
'ਪਹਾੜੀ। 
'ਭੇਟਾ। “ਸੁਖਣਾ। “ਭਲੀ ਪੁਕਾਰ। 





702 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਕਦੀ ਜਿਨਸ' ਅਪਾਰ ਕੇ ਅੰਬਾਰ” ਲਗੈ ਹੈਂ _'ਅੰਨ। “ਢੇਰ। 
॥੩੭॥ 

ਦੂਧ ਪੂਤ ਧਨ ਧਾਂਮ ਲੌ, ਬਾਂਛਤ ਸਿਖ ਪੈ ਹੈਂ। 

ਦਰਸ਼ਨ ਕਰਿ ਉਪਦੇਸ਼ ਲੈ, ਭਵ ਸਿੰਧੁ ਤਰੈ ਹੈਂ। 

ਪਿਖਿ ਕੋਹੀ ਨ੍ਰਿਪ ਬਿਸਮ ਹੂੰ, ਬਡ ਮੇਲ ਰਖੈ ਹੈਂ। 

ਹੈਂ ॥੩੮॥ 

ਜਹਿਂ ਤਹਿਂ ਸਦਗੁਨ ਗੁਰੂ ਕੇ, ਜਨ ਸੁਨੈ ਸੁਨੈ ਹੈਂ। 

ਧਰਮ ਕ੍ਰਿਤਿ ਕਰਿ ਖਾਵਹੀਂ, ਹਰਿ ਭਗਤਿ ਕਮੈ 

ਹੈਂ। 

ਵਾਹਿਗੁਰੂ ਕੋ ਜਪ ਭਲੇ, ਭੂਮ ਭੇਦ ਕਟੈ ਹੈਂ। 

ਰਿਦੇ ਮੁਕਰ ਕੋ' ਸੁੱਧ ਕੈ, ਬੁਹਮਾਤਮ ਪੈ ਹੈੱ 

॥੩੯॥ 

ਨਿਜਾਨੰਦ ਮੈਂ ਮਗਨ ਹੂੈ, ਮਨ ਕੋ ਬਸ ਕੈ ਹੈਂ। 

ਅੰਤੁ 


ੱਧੀ' ਸਬੈ, ਤਿਨ ਤਈਂ ਫੁਰੈ ਹੈਂ। _'ਅਣੁਮਾ-ਉਹ ਸਿੱਧੀ ਜਿਸ ਨਾਲ ਅਣੂ ਵਰਗੇ ਬਰੀਕ ਹੋ 
ਜਾਈਦਾ ਹੈ। 
ਪੈ ਵਹਿ ਨਹਿਂ ਦਿਖਾਇ ਹੈਂ, ਵਥ ਅਜਰ ਜਰੈ' ਹੈਂ 'ਨ ਗੁਪਤਰੱਖੀ ਜਾਣ ਵਾਲੀ ਸ਼ਕਤੀ ਨੂੰ ਗੁਪਤ ਰੱਖਦੇ ਹਨ। 


॥੪੦॥ 

ਬਿਚਰੈਂ ਜੀਵਨ ਮੁਕਤਿ ਹੂ, ਭਵ ਬੰਧ' ਕਟੈ ਹੈਂ। _'ਸੰਸਾਰ ਦੇ ਬੰਧਨ। 
ਸੀ ਗੁਰੁਦਿੱਤੇ ਕੀ ਕਥਾ, ਅਬ ਸੁਨੋ ਸੁਨੈ ਹੈਂ। 
ਜਿਨ ਕਾਰਣ ਤੈ ਤਨ ਤਜਯੋ, ਸੋ ਬਰਣਨ ਕੈ ਹੈਂ 
॥੪੧॥ 

ਇਕ ਦਿਨ ਇਕ ਸਿੱਖੀ ਖੱਤਰੀ ਨਾਗੋਰਾਇ ਆਯੋ। 
ਗੁਰੁ ਕੋ ਦਰਸਯੋ ਮੌਦ ਹੂ, ਧਨ ਬਹੁਤ ਚਢਾਯੋ। 
ਸੰਗ ਤਾਂਹਿ ਪੁਵਾਰ ਥਾ, ਇਕ ਬੇਟੀ ਪਾਵਨ। 
ਰੂਪਵਤੀ ਥੀ ਅਤੀ ਸੋ, ਪਿਖਿ ਰਤੀ' ਲਜਾਵਨ। 
ਤਿਸ ਕੀ ਦਿਸ ਗੁਰੁ ਦੇਰ ਲੌ, ਦੇਖਤ ਰਹਿਵਾਏ। 
ਜਾਨਯੋ ਸਿਖ ਮਮ ਸੁਤਾ ਕੋ, ਗੁਰੁ ਚਹਿਤ ਪੁਣਾਏ 
॥੪੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੰਨਜ ਭਾਗ ਨਿਜ ਮਾਨ ਕੈ, ਸਿੱਖ ਅਰਜ਼ 
ਪ੍ਰਕਾਸੀ। 

ਹੇ ਗੁਰੁ ਇਸ ਮਮ ਸੁਤਾ' ਕੋ, ਕਰਿ ਲਿਹੁ ਨਿਜ 
ਦਾਸੀ। 

ਕਹਸੋ ਗੁਰੂ ਜੋ ਸਿਖ ਸੁਤਾ, ਸੋ ਸੁਤਾ ਹਮਾਰੀ। 
ਹਮ ਤੋ ਰਚਨਾ ਈਸ ਕੀ, ਸੁਠ' ਰਹੇ ਨਿਹਾਰੀ 
॥੪੩॥ 

ਪੁਨ ਤਿਸ ਹੀ ਕੇ ਰੂਪ ਮੈਂ, ਮੋਹਯੋ ਗੁਰੁਦਿੱਤਾ। 
ਗੁਰੁ ਤੈ ਚੋਰੀ ਤਾਂਹਿ ਸੋਂ, ਉਨਿ ਬਯਾਹਿ ਕਰਿ 
ਲਿੱਤਾ”। 


ਪਾਇ ਸਾਰ' ਗੁਰੁ ਕੋਪ ਹੂ, ਗੁਰੁਦਿੱਤੇ ਜੀ ਕੋ। 
ਕਰੀ ਮਲਾਮਤ ਅਧਿਕ ਹੀ! ਇਮ ਕਹਿ ਕਰਿ 
ਠੀਕੋ ॥੪੪॥ 

ਸਿੱਖ ਕੀ ਸੁਤਾ ਸੋ ਮਮ ਸੁਤਾ, ਤੁਹਿ ਜੋਗ ਨ 


ਬਯਾਹਨ। 

ਜਿਸ ਹਿਤ ਕੀਨ ਕੁਕਾਂਮ ਤੈਂ, ਸੋ ਭੁਗਤੈਂ ਨਾਹਿਨ। 
ਸੁਪ ਏਹੁ ਸੁਨਿ ਬਾਪ ਤੈ, ਅਰ ਝਿਰਕੀ ਭਾਰੀ। 
ਗੁਰੁਦਿੱਤਾ ਜੀ ਲੱਜਤ ਹੂ, ਨਿਜ ਗਯੋ ਅਗਾਰੀ' 
॥੪੫॥ 

ਹੋਨਹਾਰ ਨਹਿ ਟਰਤ ਹੈ, ਕਾਹੂੰ ਤੈ ਕਬਹੀ। 

ਪੀਰ ਪਿਕੰਬਰ ਅਸੁਰ ਸੁਰ, ਅਵਤਾਰ ਹੈ ਜਬਿ 
ਹੀ। 


703 


'ਪੁਤੱਰੀ। 


"ਇਹ ਪੁਸੰਗ ਬਾਬਾ ਗੁਰਦਿੱਤਾ ਜੀ ਦੇ ਜੀਵਨ ਦੇ ਬਿਲਕੁਲ 
ਵਿਰੁੱਧ ਹੈ। ਬਾਬਾ ਜੀ ਨੂੰ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 
ਜੀ ਦੇ ਵੱਡੇ ਸਪੁੱਤਰ ਹੋਣ ਦਾ ਮਾਣ ਪ੍ਰਾਪਤ ਸੀ, ਉਥੇ ਆਪ ਜੀ 
ਦੇ ਉੱਤਮ ਤੇ ਉੱਜਲ ਜੀਵਨ ਦਾ ਸਦਕਾ ਬਾਬਾ ਸ੍ਰੀ ਚੰਦ ਜੀ ਨੇ 
ਆਪ ਜੀ ਨੂੰ ਆਪਣਾ ਉਤ੍ਰਾਧਿਕਾਰੀ ਚੁਣਿਆ ਤੇ ਉਨ੍ਹਾਂ ਨੂੰ 
'ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ' ਦਾ ਵਰਦਾਨ ਦਿੱਤਾ। 
ਉਹ ਪਿਤਾ ਸਤਿਗੁਰੂ ਜੀ ਦੇ ਆਗਿਆਕਾਰੀ ਸਪੁੱਤਰ ਸਨ। 
ਕਵੀ ਜੀ ਅੱਗੇ ਜਾ ਕੇ ਉਨ੍ਹਾਂ ਨੂੰ ਆਪ ਦਿਢ ਬੂਹਮ ਗਿਆਨੀ 
ਲਿਖਦੇ ਹਨ > "ਨਿੰਮੂ ਰਹਯੋ ਨ ਕੁਛ ਕਹਯੋ ਦਿਢ ਬੂਹਮ 
ਗਯਾਨੀ ॥' ਅਜਿਹੇ ਬ੍ਰਹਮ ਗਿਆਨੀ ਦੇ ਜੀਵਨ ਵਿੱਚ 
ਅਜਿਹੀ ਘਟਨਾ ਸੰਭਵ ਨਹੀਂ, ਹੋ ਸਕਦਾ ਹੈ ਕਿ ਕਿਸੇ 
ਅਨਮਤੀ ਲੇਖਕ ਦੀ ਮਨਘੜਤ ਕਲਪਨਾ ਹੋਵੇ। 

'ਖਬਰ। 


'ਬਹੁਤ ਹੀ ਝਿੜਕਿਆ। 


'ਆਪ ਘਰ ਨੂੰ ਚਲੇ ਗਏ। 





704 


ਸਬਿ ਬਿਧਿ ਲਾਯਕ ਬਡੋਂ ਥਾ, ਗੁਰੁ ਕੋ ਸੁਤ 
ਪਯਾਰਾ। 

ਭਾਵੀ ਮੁਖੋਂ ਕਢਾ ਦਯੋ, ਇਹੁ ਸਰਾਪ ਕਰਾਰਾ' 
॥੪੬॥ 

ਜੈਸੀ ਹੂ ਭਵਤੱਬਜਤਾ', ਤਸ ਮਿਲੈ ਸਹਾਈ। 
ਪੁਨਾ ਜੋਗ' ਇਕ ਔਰ ਭੀ, ਤਬਿ ਮਿਲਯੋ ਆਈ। 
ਗੁਰੁਦਿੱਤਾ ਜੀ ਨਿਤ ਪੁਤੈਂ, ਆਖੇਰ' ਸਿਧਾਵੈਂ। 
ਗਊ ਮਰੀ ਤਿਹ ਬਾਂਨ ਸੋਂ, ਮ੍ਰਿਗ ਕੇ ਭੋਲਾਵੈਂ' 
॥੪੭॥ 

ਪਾਪ ਭਯੋ ਜਗ ਨਿੰਦ ਹੈ, ਇਹੁ ਸੋਚ ਵਿਚਰ ਕੈ। 
ਪੁਨ ਉਨ ਗਊ ਜਿਵਾ ਦਈ, ਸਤਿਨਾਮੁ ਉਚਰ 
ਕੈ। 

ਗੁਰੁ ਢਿਗ ਲੋਗਨ ਆਇ ਕੈ, ਜਬਿ ਕਹੀ ਸੁਨਾਏ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਗੁਰੁ ਉਰਿ ਰਿਸ ਠਾਂਨ ਕੈ, ਤੂਸ਼ਨਿ 'ਚੁੱਪ ਹੋ 


ਰਹਵਾਏ' ॥ ੪੮ ॥ 


ਜਬਿ ਗੁਰੁਦਿੱਤਾ ਜੀ ਅਏ, ਰਿਸ ਧਰਿ ਗੁਰੁ 


ਭਾਖਾ। 

ਪ੍ਰਭ ਕਾ ਹੁਕਮੁ ਮਿਟਾਇ ਕੈ, ਤੈਂ ਅਪਨਾ ਰਾਖਾ। 
ਦੈਵ ਜੋਗ' ਕਰਿ ਤੀਰ ਸੋਂ, ਗੋ ਮਰੀ? ਜਿਵਾਈ। 
ਕਰਾਮਾਤ ਦਿਖਰਾਇ ਕੈ, ਚਹਿਂ ਖਲਕ ਨਿਵਾਈ 
॥੪੯॥ 

ਕਰਾਮਾਤ ਦਿਖਰਾਵਨੀ, ਹੈ ਕਹਿਰ ਜਰੂਰੀ। 
ਪ੍ਰਭੂ ਰਜਾਇ ਮਿਟਾਇ ਕੈ, ਪਰਨੋ ਹੈ ਦੂਰੀ'। 
ਸੁਮਤਿ ਸੰਤ ਸਮੁੱਥ ਜੇ, ਹੋਏ ਪੁਨ ਹੂ ਹੈਂ। 
ਕਰਾਮਾਤ ਨਹਿੰ ਦੇਤ ਹੈਂ, ਸਿਰ ਲੌ ਦੈ ਦੈ ਹੈ 
॥੫੦॥ 

ਸਿਰੜ! ਨ ਦੀਨੋ ਸਿਰ ਦਯੋ, ਲਖਿ? ਤੋਰਿ 
ਪਿਤਾਮੇ”। 

ਅਟਲਰਾਇ ਕੀ ਬਾਤ ਭੀ, ਤੈਂ ਪਿਖੀ ਤਮਾਮੇ'। 
ਰੰਕ ਰਾਵ ਜਬਿ ਕਿਸੀ ਕਾ, ਅਬਿ ਕੋਊ ਮਰਹੈ। 


'ਕਰਮਾਂ ਦੇ ਸੰਬੰਧ ਨਾਲ (ਅ) ਅਚਾਨਕ। “ਮਰੀ ਹੋਈ ਗਾਂ। 


'ਦੂਰ ਪੈਣਾ ਹੈ ਭਾਵ ਦੂਰ ਹੋਣਾ ਹੈ। 


'ਹਨ। “ਜਾਣ ਲੈ। 'ਤੇਰੇ ਦਾਦੇ (ਸ੍ਰੀ ਗੁਰੂ ਅਰਜਨ ਦੇਵ ਜੀ) 
ਨੇ। 


'ਸਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 705 


ਬਾਦੀ' ਤੁਰਕ ਦ੍ਰਾਰ ਪੈ, ਲਿਆ ਹਮਰੇ ਧਰਹੈ 'ਝਗੜਾਲੂ। 
॥੫੧॥ 

ਕੌਨ ਕੌਨ ਕੋ ਕਰੋਗੇ, ਤੁਮ ਜਗ ਮੈਂ ਜ਼ਿੰਦਾ। 

ਹਲਤ ਪਲਤ' ਇਸ ਬਾਤ ਤੈ, ਹ੍ਹੇ ਹੈਂ ਸ਼ਰਮਿੰਦਾ। _'ਲੋਕ ਪੁਲੋਕ ਵਿੱਚ। 
ਪੁਨਾ ਹਮਾਰੇ ਅਛਤ ਹੀ', ਤੁਮ ਹਮ ਤੇ ਜਯਾਦੈਂ। _'ਹੁੰਦਿਆਂ ਹੀ। 
ਚਹਿਤ ਬਡਾਈ ਜਗਤ ਤੈ, ਦੈ ਅਜ਼ਮਤ ਬਾਦੈਂ 'ਬਿਅਰਥ, ਫ਼ਜ਼ੂਲ। 
॥੫੨॥ 

ਦੋਇ ਤੇਗ ਇਕ ਮਜਯਾਂਨ ਮੈਂ, ਨ੍ਰਿਪ ਜੁਗ' ਇਕ 'ਦੋਰਾਜੇ। 
ਸ਼ਹਰੈ। 

ਰਹਿ ਨਹਿੰ ਸਕ ਹੈਂ ਕੈਸ ਹੂੰ, ਤਿਮ ਹਮ ਤੁਮ '(ਇਸ ਜਗ੍ਹਾ ਵਿੱਚ। 
ਠਹਿਰੈਂ”। 

ਸਹੀ' ਗੁਰਦਿੱਤੇ ਜੀ ਲਹੀ?, ਨਿਜ ਪਿਤ ਕੀ_'ਠੀਕ। “ਜਾਣੀ। 
ਬਾਨੀ। 

ਨਿੰਮੁ ਰਹਯੋ ਨ ਕੁਛ ਕਹਜੋ, ਥੋ ਦਿਢ ਬ੍ਰਹਮ 

ਗਯਾਨੀ ॥ ੫੩ ॥ 


ਰਾਗ' ਰੋਖ? ਬਿਨੁ ਉਨਿ ਭਲੇ, ਉਪਦੇਸ਼ ਸੁਨੈ ਕੈ। _'ਮੋਹ। 'ਗ਼ੁੱਸਾ। 

ਕਰਿ ਬੰਦਨ ਜਗ ਬੰਦਨੈ', ਪੁਕ੍ਮਾਂ ਲੈ ਕੈ। 'ਜਗਤ ਦੇ ਬੰਦਨਾਂ ਕਰਨ ਜੋਗ (ਸਤਿਗੁਰਾਂ) ਨੂੰ। 
ਜਾਇ ਇਕਾਕੀ ਬਨ ਵਿਖੈ, ਉਪਰ ਪਾਹਾਰੀ। 

ਜਹਿੰ ਸਮਾਧਿ ਅਬਿ ਹੈ ਉਨੈ, ਜਨ ਮੰਨਤ ਝਾਰੀ' 'ਬਹੁਤੇ ਲੋਕ। 


॥੫੪॥ 

ਸਰਪ ਕਾਂਚਰੀ ਜਯੋਂ' ਤਜਜਯੋ, ਨਿਜ ਤਨ ਛਿਨ 'ਨੱਪ ਦੀ ਕੁੰਜ ਵਾਂਗ। 

ਮਾਂਹੀ। 

ਸੋਲ੍ਹਾਂ ਸੌ ਥਾ ਬਾਨਵਾਂ ਤਬਿ ਸੰਮਤ ਵਾਹੀ'। 'ਉਸ ਸਮੇਂ। 

ਕੁਸਮਾਂਜੁਲ' ਸੁਰ ਬਰਖ ਕੈ ਬੇਵਾਂਨ ਚਢੈ ਕੈ। ਫੁੱਲਾਂ ਦੇ ਬੁੱਕ (ਭਰ ਕੇ)। 

ਗਾਵਤ ਨ੍ਿਤਤ ਸੁਰ ਨਟੀ', ਚਾਲੇ ਨਭ? ਲੈ ਕੈ 'ਦੇਵਤਿਆਂ ਦੀਆਂ ਨਾਚੀਆਂ। “ਅਕਾਸ਼ ਵਿੱਚ। 
॥ਪ੫॥ 


ਇਨਿ ਬਿਵਾਂਨ ਰਵਿ ਸਮ ਦਿਪੈ, ਉਡਗਨ ਸਮ_'ਇਨ੍ਹਾਂ ਭਾਵ ਬਾਬਾ ਗੁਰਦਿੱਤਾ ਜੀ ਦਾ ਬਿਬਾਣ ਸੂਰਜ ਵਾਂਗ 
ਅਔਰੈਂ'। ਅਤੇ ਹੋਰ ਦੇਵਤਿਆਂ ਦੇ ਬਿਬਾਣ ਤਾਰਿਆਂ ਵਾਂਗ ਚਮਕਦੇ 


ਹਨ। 
ਚਲੇ ਜਾਤ ਨਭ ਮੰਡਲੈਂ, ਸਹਿ ਉਤਸ਼ਵ ਗੋਰੈਂ। 





706 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਹਿਂ_ਜਹਿਂ ਲੌ ਸੁਰ ਗੰਮਤਾ', ਤਹਿ ਲੌ 'ਦੇਵਤਿਆਂ ਦੀ ਪਹੁੰਚ ਸੀ। 
ਪਹੁੰਚਾਏ। 

ਕਰਿ ਕਰਿ ਬੰਦਨ ਗੁਰੁ ਸੁਤੈਂ, ਨਿਜ ਨਿਜ ਪੁਰ 

ਆਏ ॥੫੬॥ 

ਗੁਰੁ ਪੁਰੁ ਮੈਂ ਗੁਰੁ ਸੁਤ ਗਯੋ, ਅਚੁੱਤ ਪਦ 


'ਕੀਰਤਪੁਰ ਨੂੰ ਜਸ ਨਾਲ ਭਰ ਕੇ। “ਛੇਤੀ। (ਸਹਿਸਾਈ ਦਾ 
ਸੰਖੇਪ, ਸਹਿ-ਛੇਤੀ।) 


ਟੁ ।ਆਪਣੇ ਆਪ ਵਿੱਚ। 


ਬਹੁਤੇ ਲੋਕਾਂ ਸਣੇ। 
ਸਮੁਦਾਏ' ॥੫੭॥ 
ਅੰਤਹਿ ਪੁਰ' ਸੁਨਿ ਗੁਰੂ ਕੇ, ਮਰਵਾਹੀ ਆਦੂ। __'ਮਹਿਲਾਂ ਵਿੱਚ। 
ਸਿਮਰਨ ਕਰਿ ਗੁਨ ਗਨ ਤਿਨੈ, ਬਹੁ ਕੀਨ 'ਬਹੁਤਾ ਦੁੱਖ (ਮਹਿਸੂਸ) ਕੀਤਾ। 
ਬਿਖਾਦੁ'। 


ਰੀਤੀ ਲੌਕਕ ਬੈਦਕੈਂ, ਮਿਤ ਕ੍ਿਯਾ ਕਰਾਈ'। ਵਿਸ (310 
| 


ਸਾਕ ਸਬੰਧੀ ਸਿਖ ਅਏ, ਸੁਨਿ ਕੈ ਸਮੁਦਾਈ 


॥੫੮॥ 

ਧੀਰ ਮੱਲ ਇਕ ਨਹਿ ਅਯੋ, ਹਨ ਕਰਕੈ ਪੀਨਾ। 
ਪਾਠ ਹੇਤ ਗੁਰੁ ਗ੍ਰੰਥ ਭੀ, ਨਹਿ ਮੰਗਯੋ ਦੀਨਾ। 
ਯਾਂਹੀ ਤੇ ਗੁਰੁ ਖਸ਼ਟਮੇਂ, ਰਿਸ ਬਾਨੀ ਗੋਈ'। 
ਧੀਰ ਮੱਲ ਸੋਂ ਬਰਤ ਹੈ, ਨਹਿ ਗੁਰੁ ਸਿੱਖ ਕੋਈ 
॥੫੯॥ 

ਯਾਂਹੀ ਤੇ ਸਿੱਖ ਤਬੀ ਤੈ, ਤਿਹ ਸੰਤਤਿ ਸੰਗੈ'। 
ਨਹੀ ਮੇਲ ਕੁਛ ਰਖਤ ਹੈਂ, ਨਹਿ ਮਾਨਤ ਚੰਗੈ 
॥੬੦॥ 

ਦੋਹਰਾ: 

ਗੁਰੁਦਿੱਤੇ ਕਾ ਚਲਤ ਸੁਨਿ', ਸਿਖ ਮਸੰਦ ਬਹੁ 
ਆਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 707 


॥੬੧॥ 


ਭੋਗੇਂ ਤਿਤਕ ਜੀਵ ਤਨ ਵਿਖੇ ॥੬੨॥ 

ਕਾਰਨ ਔਰ ਮਿਰਿਤੁ ਕੇ ਜੇਤੇ। 

ਬਨੇ ਬਹਾਨੇ ਝੂਠੇ ਤੇਤੇ। 

ਦੁਖ ਸੁਖ ਲਾਭ ਹਾਨਿ ਬਿਵਹਾਰੈਂ। 

ਪਾਵਤ ਜੀਵ ਕਰਮ ਅਨੁਸਾਰੈਂ ॥੬੨॥ 

ਲਘੁ ਬਹੁ ਹੋਤ ਨ ਕਿਯ ਉਪਚਾਰੋ'। 'ਇਲਾਜ ਕੀਤਿਆਂ (ਸਾਹ) ਵੱਧ ਘੱਟ ਨਹੀਂ ਹੁੰਦੇ। 
ਕਰਨੈ ਹਾਰ ਨ ਭੂਲਨ ਹਾਰੋ। 

ਸਮਝ ਇਹੀ ਨਿਰਸੰਸੇ ਰਹੀਏ। 

ਪ੍੍ਭੁ ਭਾਵੀ ਪੈ ਦ੍ਰਿੜਤਾ ਗਹੀਏ' ॥੬੪॥ 'ਵਾਹਿਗੁਰੂ ਦੇ ਭਾਣੇ ਨੂੰ ਪੱਕੀ ਤਰ੍ਹਾਂ ਮੰਨੋ। 
ਹਤਨ ਜਿਵਾਵਨ ਹਾਰ ਨਯੰਤਾ'। 'ਮਾਰਨ ਤੇ ਜਿਉਂਦਾਰੱਖਣ ਵਾਲਾ ਪ੍ਰੇਰਕ। 
ਬਿਨ ਕਰਤਾਰ ਨ ਮਾਨਜੋ ਸੰਤਾਂ। 

ਸ੍ਹਾਨ ਬ੍ਰਿਤਿ ਇਕ ਸਿੰਘ ਬ੍ਰਿਤਿ ਅਹੇ'। ਕੁੱਤਾ ਬ੍ਰਿਤੀ ਤੇ ਇਕ ਸ਼ੇਰ ਬ੍ਰਿਤੀ ਹੈ। 
ਗੁਰਮੁਖਿ ਤਜਿ ਸਗ' ਸਿੰਘ? ਕੀ ਗਹੇ ॥੬੫॥ __'ਕੁੱਤਾ। 'ਸ਼ੇਰ। 

ਲਾਠੀ ਈਂਟ ਹਤੈ ਜਿਮ ਕੋਊ। 

ਲਾਠੀ ਈਂਟ ਤਈਂ ਗਹਿ ਸੋਊ'। 'ਉਹ ਕੁੱਤਾ। 

ਦੋਸ਼ ਤਿਨੀ ਕਾ' ਸੋ ਦਿਢ ਗੈਹੈ। ਤਿਸ ਲਾਠੀ ਜਾਂ ਇੱਟ ਦਾ। 

ਹਤਨ ਹਾਰ ਪਰ ਬਾਰ ਨ ਕੈਹੈ' ॥੬੬॥ ਵਾਰ ਨਹੀਂ ਕਰਦਾ। 

ਕੇਹਰ ਹਤਨ ਹਾਰ ਪਰ ਪੈਹੈ'। 'ਸ਼ੇਰ, ਮਾਰਨ ਵਾਲੇ ਉਪਰ ਪੈਂਦਾ ਹੈ। 
ਦੋਸ਼ ਤਾਂਹਿ ਲਖਿ ਰੋਸ ਬਦੈ ਹੈ। 

ਸ੍ਰਾਨ ਬ੍ਰਿਤਿ ਸਦ ਹੀ ਦੁਖਦਾਈ। 

ਕੇਹਰਿ ਬ੍ਰਿਤੀ ਸੁਖਦ ਮਹਾਂਈ ॥੬੭॥ 

ਯਾ ਬਿਧਿ ਬਿਬਿਧਾ' ਗੁਰੁ ਉਪਦੇਸ਼ੈਂ। 

ਸੁਨ ਕਰਿ ਸਿੱਖ ਮਸੰਦ ਅਸੇਸੈਂ'। 

ਨ੍ਰਿਬਿਖਾਦ' ਹੂ ਕੈ ਨਿਰਸੰਸੈ। 





708 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਜਿ ਬਿਵਾਦ' ਗੁਰੁ ਕੋ ਪੁਸੰਸੈਂ ॥੬੮॥ 

ਕਰੈਂ ਕੀਰਤਨ' ਕੀਰਤਿਪੁਰ ਮੈਂ। 

ਕੀਰਤਿ ਬਿਸਤੀਰਪਿ' ਪੁਰ ਪੁਰ ਮੈਂ। 

ਪੁਨਾ ਸਤ੍ਮੀ' ਕਾ ਦਿਨ ਆਯੋ। 

ਜਗਯ ਦਾਂਨ ਗੁਰੁ ਬਹੁਤ ਕਰਾਯੋ ॥ ੬੯ ॥ 

ਸੀ ਹਰਿਰਾਇ ਹਾਥ ਤੇ ਸਾਰੀ। 

ਕ੍ਰਿਯਾ ਕਰਮ ਕਰਵਾਯੋ ਭਾਰੀ। 

ਪੁਨ ਸਤਿਗੁਰੁ ਬਡ ਸਭਾ ਲਗਾਈ। 

ਇਨ ਹੀ ਕੋ ਦਸਤਾਰ ਬੰਧਾਈ ॥ ੭੦॥ 

ਬੇਦੀ, ਤੇਹਣ, ਭੱਲਨ ਕੇਰੀ। 

ਪੁਨ ਦਸਤਾਰੈਂ, ਭਈ ਬਧੇਰੀ। 

ਸਿੱਖਨ ਮਸੰਦਨ ਬ੍ਰਿਨ ਆਈ'। 

ਪੱਗ ਦੁਸ਼ਾਲੇ ਦਏ ਮਹਾਂਈ ॥ ੭੧॥ 

ਤਬਿ ਹੀ ਸਬਿ ਕੇ ਮਨ ਫੁਰਿ ਆਈ। 

ਨਿਸਚੈ ਪੈਹੈਂ ਇਹੈ ਗੁਰਸਾਈ। 

ਸਿੱਖਨ ਲਾਖਨ ਲੌ ਧਨ ਅਰਪਾ। 

ਤੋਫੇ ਬਿਬਿਧ ਦਏ ਤਜਿ ਦਰਪਾ' ॥ ੭੨॥ ਹੰਕਾਰ ਤਿਆਗ ਕੇ। 

ਲਗੇ ਅੰਬਾਰ' ਸ਼ੁਮਾਰ ਨ ਐਹੈ”। 'ਢੇਰ। “ਗਿਣਤੀ ਨਹੀਂ ਆਉਂਦੀ ਭਾਵ ਅਣਗਿਣਤ। 
ਪੇਖਿ ਨ੍ਰਿਪ ਕੋਹੀ' ਬਿਸਮੈ ਹੈਂ। ਪਹਾੜੀ ਰਾਜੇ। 

ਬਰਤਜੋ ਸਬਿਨ ਪੁਸਾਦ ਅਪਾਰੀ। 

ਸੋਕ ਨਸਯੋ ਪਿਖਿ ਉਤਸ਼ਵ ਭਾਰੀ ॥ ੭੨॥ 

ਮੰਗਲ ਮਯ ਬਹੁ ਬਜੇ ਸ਼ਦਾਨੇ'। ਖ਼ੁਸ਼ੀ ਦੇ ਵਾਜੇ (ਫਾ: ਸ਼ਾਦਯਾਨੇ)। 
ਭੱਟ ਨਕੀਬਨ' ਸੁਜਸ ਬਖਾਂਨੇ। 'ਰਾਜਿਆਂ ਦੇ ਅੱਗੇ ਅੱਗੇ ਬੋਲਣ ਵਾਲਿਆਂ ਨੇ। 
ਸਬੈ ਸਰਾਹੈਂ ਸੀ ਹਰਿਰਾਇ। 

ਧੀਰ ਮੱਲ ਕੀ ਨਿੰਦ ਅਲਾਏ' ॥ ੭੪ ॥ ਕਹਿੰਦੇ ਹਨ। 

ਦੋਹਰਾ: 

ਜਿਤਕ ਲੋਗ ਆਏ ਹੁਤੇ, 

ਬਿਦਾ ਸਬੈ ਗੁਰੁ ਕੀਨ। 

ਸਿਰੇਪਾਉ ਸਭਿ ਕੋ ਦਏ, 

ਪੂਜਾ ਭੀ ਕਿਹ' ਦੀਨ ॥ ੭੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 709 


ਚੌਪਈ: 

ਇਮ ਉੱਛਵ' ਕਰਿ ਸੋਕ ਨਸਾਯੋ। 'ਉਤਸ਼ਾਹ। 

ਅੰਤਰ ਵਹਿਰ ਪ੍ਰਮੋਦ ਬਢਾਯੋ। 

ਕਰਿ ਬੰਦਨ ਜਗਬੰਦਨ ਤਾਂਈ'। 'ਜਗਤ ਦੇ ਬੰਦਨਾ ਕਰਨ ਯੋਗ (ਸਤਿਗੁਰਾਂ) ਨੂੰ। 
ਸਿਖ ਮਸੰਦ ਬ੍ਰਿੰਦ ਸਬਿ ਜਾਂਈ' ॥ ੭੬॥ 'ਸਾਰੀਆਂ ਜਗ੍ਹਾਂ ਦੇ ਸਾਰੇ ਸਿੱਖ ਤੇ ਮਸੰਦ। 
ਹਰਿਗੋਬਿੰਦ ਗੁਰੁ ਉਰਿ ਧਰਿ ਚੰਦ। 

ਪਾਇ ਅਨੰਦ ਕਾਟ ਦੁਖ ਦੁੰਦ'। ।ਭਿਆਨਕ ਦੁੱਖ। 

ਨਿਜ ਨਿਜ ਦੇਸ ਪੁਰੈਂ! ਨਰ ਜਾਂਹੀ। 'ਸ਼ਹਿਰਾਂ ਵਿੱਚ। 

ਜਹਿਂ ਤਹਿ ਗੁਰੁ ਕਾ ਸੁਜੱਸ ਬਢਾਹੀਂ ॥ ੭੭॥ 

ਜਾਵੈਂ ਗੁਰ ਮੂਰਤਿ ਧਰਿ ਉਰ ਮੈਂ। 

ਚਰਚਾ ਚਲੀ ਦੇਸ ਪੁਰ ਪੁਰ ਮੈਂ। 

ਸੁਤ ਬਿਸਾਲ ਗੁਰ ਯੁਤ ਬਿਸਾਲ ਗੁਨ'। ਸਤਿਗੁਰਾਂ ਦਾ ਵੱਡਾ ਪੁੱਤਰ ਬਹੁਤੇ ਗੁਣਾਂ ਸਹਿਤ ਸੀ। 


ਅਟਲਰਾਇ ਸਮ ਚਲਤ' ਕੀਨ ਉਨਿ?2 ॥੭੮॥ _ '(ਸ਼ਰੀਰ ਤਿਆਗਣ ਦਾ) ਕੌਤਕ। “ਉਨ੍ਹਾਂ (ਭਾਵ ਬਾਬਾ 
ਗੁਰਦਿੱਤਾ ਜੀ) ਨੇ। 


ਅਹੋ ਸ਼ਕਤਿ ਮਤ' ਗੁਰੁ ਘਰ ਜੈਸੋ। 'ਸ਼ਕਤੀਆਂ (ਕਰਾਮਾਤਾਂ) ਵਾਲਾ। 
ਭਯੋ ਨ ਹੈ ਨਹਿ ਹੂੰ ਕੋ ਐਸੋ। 

ਕਹਿਤ ਸੁਨਤ ਨਿਤ ਗੁਰੁ ਗੁਨ ਗਾਹੈਂ। 
ਪਰਸਪਰੰ' ਸਿਖ ਧਰਮ ਨਿਬਾਹੈਂ ॥ ੭੯॥ 
ਇਤ ਗੁਰੁ ਨਿਤਪ੍ਰਤਿ ਲਾਇ ਦਿਵਾਨੈ। 
ਨਿਜ ਸਿੱਖਨ ਕੀ ਕਰੈਂ ਕਲਯਾਨੈ। 

ਕਬੀ ਸ਼ਿਕਾਰ ਪਹਾਰਨ ਮਾਂਹੀ। 

ਕਬਿ ਨਦਿ ਤਟ' ਮੈਦਾਂਨਨ ਜਾਂਹੀ ॥੮੦॥ 
ਸਾਂਗਾਰਾਣਾ, ਸਿੰਘ ਪ੍ਰਤਾਪ। 

ਜੋਧ ਸ਼ਾਹਿ ਲੌ ਨ੍ਰਿਪ ਅਮਾਪਾ। 

ਭੱਲਨ, ਕਾਲਾ, ਮੋਹਨ, ਬਿਧੀਆ। 

ਭਾਨਾ, ਮੁਹਰੂ, ਜਾਤੀ' ਨਿਧੀਆ ॥੮੧॥ 
ਇਤਯਾਦਿਕ ਸਬਿ ਸੰਗ ਰਹੈ ਹੈਂ। 

ਬਨ ਜੀਵਨ ਹਤ' ਮੁਕਤੀ ਦੈ ਹੈਂ। 
ਬੇਸ਼ੁਮਾਰ ਧਨ ਨਿਤ ਪ੍ਰਤਿ ਆਵੈ। 

ਗੁਰੁ ਖਰਚੈਂ ਸਬਿ ਲੰਗਰ ਲਾਵੈਂ ।੮੨॥ 





710 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਨੰਦ ਕਾਰ ਬੁਲੰਦ ਸੁਛ਼ੰਦ। 
ਐਸ ਮੁਕੰਦ ਚਲੌਦ ਅਦੁੰਦ'। 


ਇਕ ਦਿਨ ਪੁਨ ਗੁਰੁ ਗਏ ਸ਼ਿਕਾਰੈਂ। 
ਰੋਪੜ ਦਿਸ ਕਿਤ ਦੂਰ ਪਧਾਰੈਂ' ॥੮੨੩॥ 
ਜਾਂਨ ਮੁਹੰਮਦ ਖਾਂਨ ਨਵਾਬ। 
ਰੋਪੜ-ਪਤਿ ਅਤਿ ਹੁਤੋ ਖਰਾਬ। 

ਸੋ ਭੀ ਖੇਲਤ ਹੁਤੋ ਸ਼ਿਕਾਰੂ। 

ਭਯੋ ਟਾਕਰਾ ਬਢ ਗਈ ਰਾਰੂ' ॥ ੮੪ ॥ 
ਮਚਜਯੋ ਤੁਫੰਗ' ਖਤੰਗਨ? ਜੰਗ। 

ਕਰੇ ਨਿਸੰਗ ਤੁਰਕ ਅੰਗ ਭੰਗ। 

ਹੂੰ ਕੁਰੰਗ ਸਮ ਭਗੇ ਕੁਰੰਗੇ'। 

ਛੀਨੇ' ਸਿੱਖਨ ਤੁਰੰਗ ਸੁਰੰਗੇ ॥। ੮੫॥ 
ਮਰੇ ਦਸਕ ਜਖਮੀ ਬਹੁ ਭਏ। 

ਮਾਂਨ ਪਠਾਂਨ ਹਾਰ ਘਰ ਗਏ। 

ਦੂਸਰ ਦਿਵਸ ਕੋਟਰੇ ਵਾਰੇ'। 

ਰਹਿਮਤ ਖਾਂਨ, ਖਾਂਨ ਸਰਦਾਰੇ ॥੮੬॥ 
ਖਾਂਨ ਦਲੇਲ, ਅਕਰਮ ਖਾਂ ਆਦਿਕ। 
ਪੁਰ ਬਹਲੋਲ ਕੇਰ ਰਣ ਸਾਧਕ'। 
ਮਾਛੀਵਾੜਿਯੋ, ਬਸੀਓਂ, ਕਿੜੀ। 

ਗਾਂਮ' ਸਘੋਲ, ਮੋਰਡਾ, ਭਿੜੀ ॥੮੭॥ 
ਰੰਗੜ' ਅਏ ਸਯਾਲਬੇ ਕੇਰੇ”। 
ਲਸ਼ਕਰ ਤੁਰਕਨ ਭਯੋ ਬਧੇਰੇ। 
ਰੋਪੜੀਓਂ ਨੇ ਇਕਠੇ ਸਬਿ ਹੀ। 

ਕਰੇ ਹੇਤ ਮੱਦਤ ਨਿਜ ਤਬਿ ਹੀ ॥੮੮॥ 
ਬੰਬ ਬਜਾਇ' ਚਢੇ ਮਿਲਿ ਸਾਰੇ। 

ਗੁਰੁ ਸੋਂ ਲਰਨੇ ਹੇਤ ਪਧਾਰੇ। 

ਪਾਇ ਸਾਰ' ਗੁਰੁ ਕੀਨੀ ਤਯਾਰੀ। 

ਲਈ ਬਟੋਰ' ਚਮੂੰ” ਨਿਜ ਸਾਰੀ ॥੮੯॥ 


'ਇਸ ਤਰ੍ਹਾਂ ਮੁਕਤੀ ਦਾਤਾ ਸਤਿਗੁਰੂ ਹਰਖ ਸੋਗ ਤੋਂ ਰਹਿਤ ਹੋ 
ਕੇ ਅਨੰਦ ਸਹਿਤ (ਏਡੇ) ਵੱਡੇ ਕੰਮ ਨੂੰ ਆਪਣੀ ਇੱਛਾ 
ਅਨੁਸਾਰ ਚਲਾਉਂਦੇ ਹਨ। 


'ਚਲੇ ਗਏ। 


'ਲੜਾਈ ਵਧ ਗਈ। 
'ਬੰਦੂਕਾਂ ਤੇ। “ਤੀਰਾਂ ਦਾ। 


ਖੋਟੇਰੰਗਾਂ ਵਾਲੇ ਹੋ ਕੇ ਹਰਨਾਂ ਵਾਂਗ ਭੱਜ ਗਏ। 
'ਖੋਹ ਲਏ। “ਚ਼ੰਗੇਰੰਗਾਂ ਦੇ ਘੋੜੇ। 


'ਕੋਟਲੇ (ਪਿੰਡ) ਵਾਲੇ। 


'ਮੁਸਲਮਾਨਾਂ ਦੀ ਇਕ ਜਾਤੀ। “(ਪਿੰਡ) ਦੇ। 


'ਧੈਂਸੇ ਵਜਾ ਕੇ। 


'ਖ਼ਬਰ। 
ਇਕੱਠੀ ਕਰ ਲਈ। “ਫ਼ੌਜ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 711 


ਸੁਭਟ ਬਿਕਟ' ਸਬ ਨਿਕਟਿ ਬੁਲਾਏ। 
ਆਯੁੱਧ ਸੰਜੋਏ ਬਖਸ਼ਾਏ। 
ਸੈਫ' ਸਰੋਹੀ? ਕੱਤੇ” ਤੇਗੇ'!। 


ਦੋਧਾਰੈ' ਤਰਵਾਰੈਂ ਬੇਗੇ: ॥ ੯੦॥ 
ਗੁਜਰਾਤੀ' ਸੂਰਤੀ” ਹਲੱਬੀ”। 


ਫੌਲਾਦੀ ਅਸਪਾਦੀ' ਜੁਨੱਬੀ”। 


ਸੇਲ' ਸੈਹਥੀ” ਸਿਪਰ” ਅਪਾਰੇ। 
ਖਪਰੇ' ਤੀਰ ਤੁਕੇ ਅਨਿਆਰੇ” ॥੯੧॥ 


ਭੱਥੇ ਕਠਿਨ ਕੁਵੰਡ' ਸੰਭਾਰੇ। 

ਪਾਂਚ ਕੋਸ ਚਢਿ ਅੱਗੂ ਪਧਾਰੇ। 

ਲਿਯ ਮੁਕਾਬਲਾ ਅਰਿਨ ਸੰਗਾਰੇ'। 
ਮਚਯੋ ਜੰਗ ਭਟਰਣ ਭਬਕਾਰੇ' ॥ ੯੨॥ 
ਤਾਰਾ ਚੰਦ' ਅਰ ਨਾਲਾਗਢੀਆ। 

ਅਏ ਨ੍ਰਿਪ ਗੁਰੁ ਮੱਦਤ ਬਢੀਆ'। 

ਤੀਰ ਤੁਫੰਗਨ ਜੰਗ ਪੁਚੰਡ'। 

ਸੁਭਟ ਰਹੇ ਬਡ ਦੁਹਿਦਿਸ ਮੰਡ' ॥ ੯੨॥ 
ਧੂੰਮ ਧੂਰ ਸੋਂ ਨਭ ਭਰ ਗਯੋ। 

ਨੂਰ ਸੂਰ' ਜਾਰੂਰ ਦਬਯੋ। 
ਪਿਖੀਅਤ ਧੁਖਤ ਪਲੀਤੇ' ਤੋੜੇ?। 


ਜਨ ਜੁਗਨੂੰ ਭਾਦਵ' ਨਹਿ ਥੋੜੇ ॥੯੪॥ 
ਨੀਲੇ ਰੰਗ ਬਾਂਨੇ' ਤ੍ਰਕਾਂਨੇ। 

ਜਨ ਘਨ ਉਮਡਯੋ ਆਇ ਮਹਾਨੇ। 
ਬਰਸੈਂ ਗੋਲੀ ਤੀਰ ਅਪਾਰੈਂ। 

ਗੋਲੇ ਮੇਂਹ ਮੇਘ ਜਨ ਡਾਰੈਂ ॥੯੫॥ 
ਮਾਰ ਮਾਰ ਰਵ' ਸੂਰ ਉਚਰਹੀਂ। 


'ਲੜਾਕੇ ਸੂਰਮੇ। 


'ਸਿੱਧੀ ਤਲਵਾਰ। ?ਸਿਰੋਹੀ ਨਗਰ 'ਚ ਬਣੀ ਹੋਈ ਤਲਵਾਰ। 
ਛੋਟੇ ਖੜਗ, ਜੋ ਚੌੜੇ ਤੇ ਸਿੱਧੇ ਹੁੰਦੇ ਹਨ। (ਅ: ਕਤੀਰ- 
ਕੱਤੇ।) ''ਮੁੜਵੀਆਂ ਚੌੜੀਆਂ ਤੇ ਭਾਰੀਆਂ ਤਲਵਾਰਾਂ। 

'ਖੰਡੇ। “ਇਕ ਪ੍ਰਕਾਰ ਦੇ ਖੰਡੇ। 

ਗੁਜਰਾਤ ਦੇ ਇਲਾਕੇ ਦੀ ਬਣੀ ਤਲਵਾਰ। “ਸੂਰਤ ਸ਼ਹਿਰ ਦੀ 
ਬਣੀ ਹੋਈ ਤਲਵਾਰ। 'ਸ਼ਾਮ ਦੇਸ਼ ਦੇ ਹਲੱਬ ਸ਼ਹਿਰ ਦੀ ਬਣੀ 
ਹੋਈ ਤਲਵਾਰ। 

'ਅਸਪਾਤ ਦੀ ਬਣੀ ਹੋਈ ਤਲਵਾਰ। “ਆਰਮੋਨੀਅਮ ਦੇਸ਼ ਦੇ 
ਜੁਨੱਬ ਸ਼ਹਿਰ ਦੀ ਬਣੀ ਹੋਈ ਤਲਵਾਰ। 

'ਨੇਜ਼ੇ, ਬਰਛੇ। “ਬਰਛੀਆਂ। “ਢਾਲਾਂ। 

ਚੌੜੇ ਫਲਾਂ ਵਾਲੇ ਤੀਰ। “ਕੁੰਡੀਆਂ ਵਾਂਗ ਮੁੜੀਆਂ ਹੋਈਆਂ 
ਮੁਖੀਆਂ ਵਾਲੇ ਤੀਰ। “ਨੋਕਦਾਰ ਤੀਰ। 

'ਕਰੜੇ ਧਨੁਸ਼। 


'ਵੈਰੀਆਂ ਨਾਲ। 
'ਸੂਰਮੇ ਜੰਗ ਵਿੱਚ ਗੱਜੇ। 
'ਕਹਿਲੂਰ ਰਿਆਸਤ ਦਾ ਰਾਜਾ। 
'ਅੱਗੇ ਵਧ ਕੇ। 

'ਤਿੱਖਾ, ਤੇਜ਼। 
'ਸ਼ੁਰੂ ਕਰ ਰਹੇ ਹਨ। 


'ਸੂਰਜ ਦਾ ਚਾਨਣ। 

ਬੰਦੂਕ ਤੇ ਤੋਪ ਨੂੰ ਅੱਗ ਦੇਣ ਵਾਲੀਰੱਸੀ। “ਤੋਪ ਤੇ ਬੰਦੂਕ ਨੂੰ 
ਅੱਗ ਦੇਣ ਦਾ ਡੋਰਾ। 

'ਜਾਣੋ ਭਾਦਰੋਂ ਦੇ ਮਹੀਨੇ ਦੇ ਟਟਹਿਣੇ। 

'ਪੁਸ਼ਾਕੇ। 





712 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋਕਲ ਗਨ ਮਯੁਰ ਜਨ ਰਰਹੀਂ”। ਜਾਣੋਂ ਕੋਇਲਾਂ ਤੇ ਮੋਰ ਬੋਲ ਰਹੇ ਹਨ। 
ਦੀਹ ਦਮਾਂਮੇ' ਢੋਲ ਨਗਾਰੇ। ਵੱਡੇ ਧੌਂਸੇ। 

ਬੱਜਤ ਲੱਜਤ ਸੁਨਿ ਘਨ ਭਾਰੇ ॥। ੯੬॥ 

ਬੀਜ ਬੇਗ ਜਿਮ' ਤੇਗ ਚਮੱਕੈਂ। 'ਤੇਜ ਬਿਜਲੀ ਵਾਂਗ। 
ਕੜ ਕੜਾਕ ਬੰਦੂਕ ਕੜੱਕੈਂ। 

ਭਿੜੈਂ ਭੇੜ ਭਟ' ਕਟ ਕਟ ਡਾਰੈਂ। 'ਸੂਰਮੇ ਜੰਗ ਕਰਦੇ ਹਨ। 
ਬਾਢ ਬਢਤ ਬਾਢੀ ਜਨ ਭਾਰੈਂ! ॥੯੭॥ 'ਜਾਣੋ ਤਰਖਾਣ ਭਾਰੀ ਲੱਕੜਾਂ ਵੱਢਦੇ ਹਨ। 
ਖੰਡੇ ਸਿਪਰਨ ਪਰ' ਇਮ ਪਰਹੀਂ। 'ਢਾਲਾਂ ਉਪਰ। 

ਜਯੋਂ ਬਿਦਾਣ' ਅਹਿਰਣੁ ਪਰ ਢਰਹੀ?। 'ਵੱਡੇ ਹਥੌੜੇ। “ਵਜਦੇ ਹਨ। 
ਬਜੈਂ ਸਾਰ ਸੋਂ ਸਾਰ' ਅਪਾਰੇ। 'ਸ਼ਸਤੁ ਨਾਲ ਸ਼ਸਤੁ। 
ਜਨ ਬਹੁ ਘਾੜ' ਘੜਤ ਠਠਯਾਰੇ ॥ ੯੮ ॥ 'ਭਾਂਡੇ। 

ਬੀਰ ਫਲੰਗ' ਜੰਗ ਮੈਂ ਦੈ ਹੈਂ?। 'ਛ਼ਾਲਾਂ। ਮਾਰਦੇ ਹਨ। 
ਜਨ ਨਟ ਮਿਲਿ ਬਹੁ ਭਰਥੂ ਪੈ ਹੈਂ। 

ਦੀਨ ਮਜਬ ਕਾ ਜੁੱਧ ਵਿਚਰ ਕੈ। 

ਉਧੱਤ' ਹੂੰ ਬਡ ਕ੍ਰੱਧ ਸੁ ਧਰਿ ਕੈ ॥੯੯॥ 

ਅਲੀ ਅਲੀ ਗੁਰੁ ਗੁਰੂ ਅਵਾਜੈਂ। 

ਕਢਤ, ਬਢਤ ਦੁਹਿ ਦਿਸੈਂ ਦਰਾਜੈਂ'। 

ਕਟ ਕਟ ਸੁਟਤ ਅੱਗ ਪਗ ਧਰ ਕੈ। 

ਚਹਿਤ ਜੀਤ ਲਰਹੀਂ ਭਟ ਅਰ ਕੈ ॥੧੦੦॥ 

ਬਢ ਬਢ ਮਰਤ ਸੂਰ ਬਰ ਹੂਰੈਂ। 

ਚਢ ਰਢ ਜਾਤ ਬਿਵਾਂਨਨ ਭੂਰੈਂ। 

ਚਢੀ ਲੋਥ ਪਰ ਲੌਥ ਤਹਾਂ ਹੈ। 

ਮਰੇ ਜ੍ਰਾਨ ਕਿਕਾਂਨ ਮਹਾਂ ਹੈ ॥੧੦੧॥ 

ਘਾਇਲ ਘਨੇ ਹਾਇ ਕਹਿ ਪਾਂਨੀ। 

ਕੋਇ ਨ ਸੁਨ ਹੈ ਤਿਨ ਕੀ ਬਾਨੀ। 

ਲੋਟਤ ਪਰੇ ਡਸੇ ਜਨ ਬਿੱਛੂ। 

ਤੋਂ ਭੀਰਣ ਜੀਤਨ ਕੇ ਇੱਛੂ ॥ ੧੦੨॥ 

ਹੱਥ ਮੱਥ ਸੱਥਲ' ਰੁੰਡ? ਮੁੰਡੂ”। 'ਪੱਟ। ?ਧੜ। “ਸਿਰ। 
ਬਿਖਰੇ ਪਰੇ ਧਰਾ ਪੈ ਝੁੰਡੂ। 

ਜਹਿਂ ਤਹਿੰ ਭਰੇ ਲਹੂ ਕੇ ਛੱਪਰ'। 'ਛੱਪੜ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 713 


ਪੀਵਤ ਕਾਲੀ ਭਰਿ ਭਰਿ ਖੱਪਰ ॥ ੧੦੨ ॥ 

ਭੂਤ ਪ੍ਰੇਤ ਪਿਸਾਚ' ਅਪਾਰੀ। ਮਾਸ ਖਾਣੇ ਜੀਵ। 

ਭੈਰਵਿ ਜੋਗਨਿ ਦੈ ਕਿਲਕਾਰੀ। 

ਕਰ ਕਪਾਲ ਗਰ ਹਾਰ ਆਂਤ ਕੇ'। ਹੱਥ 'ਚ ਖੋਪਰੀਆਂ ਤੇ ਗਲ੍ਹ 'ਚ ਆਂਦਰਾਂ ਦੇ ਹਾਰ ਪਹਿਨਦੀਆਂ 
ਹਨ। 

ਧਰੈ, ਭਰੈਂ ਸੁਰ' ਭਾਂਤਿ ਭਾਂਤਿ ਕੈ ॥੧੦੪॥ (ਗੀਤ) ਗਾਉਂਦੀਆਂ ਹਨ। 

ਗੀਧ' ਸਯਾਲ£ ਸ੍ਹਾਨ” ਕਾਲੋਲੈਂ”'। 'ਗਿਰਝਾਂ। “ਗਿੱਦੜ। 'ਕੁੱਤੇ। ''਼ੁਸ਼ ਹੁੰਦੇ ਹਨ। 

ਬਾਂਛਤ ਖਾਇ ਪਾਇ ਮੁਦ ਬੋਲੈਂ। 

ਤੁਰਕਨ ਕੇ ਸਰਦਾਰਨ ਹੱਲਾ। 

ਕੀਨ ਜੋਰ ਦੈ ਦੀਨ ਥਰਥੱਲਾ' ॥ ੧੦੫ ॥ 

ਤਬਿ ਗੁਰ ਉਰਿ ਰਿਸ ਧਰਿ ਥਿਰ ਹ੍ਹੇ ਕੈ। 

ਤਜੇ ਤੀਰ ਸਮ ਮੇੰਹ ਤਨੈ ਕੈ'। 

ਤਕ ਤਕ ਤੁਰਕਨ ਕੇ ਸਰਦਾਰੂ। 

ਡਾਰੇ ਧਰ ਪਰ ਮਾਰ ਅਪਾਰੂ ॥ ੧੦੬॥ 

ਸਾਂਗੇਰਾਣੇ ਸਿੰਘ ਪ੍ਰਤਾਪੈ। 

ਜੋਧ ਸ਼ਾਹਿ ਬਿਧੀਏ ਲੌ ਖਾਪੈਂ'। 'ਖਪਾਉਂਦੇ ਹਨ। 

ਸੱਤੂਨ ਕੋ ਬਲ ਧਰਿ ਨ੍ਰਿਪ ਕੋਹੀ'। ਪਹਾੜੀ ਰਾਜੇ। 

ਮਾਰਤ ਡਾਰਤ ਧਰ ਪਰ ਸੋਹੀ' ॥੧੦੭॥ 'ਸੁਹਣੇ ਲੱਗਦੇ ਹਨ। 

ਤੀਛਨ ਭੀਛਨ ਈਛਨ ਭਾਰੇ'। ਤਿੱਖੇ, ਭਿਆਨਕ ਤੇ ਭਾਰੇ !ਈਛਨ) ਤੀਰ। 

ਸ਼ੂੰਕਤ ਨਭ ਮੈਂ ਫਿਰੈਂ ਅਪਾਰੇ। 

ਫੁੰਕਤ ਮਨੋ ਸਪੱਛ ਅਹਿ ਕਾਰੇ'। ਖੰਭਾਂ ਵਾਲੇ ਕਾਲੇ ਸੱਪ। 

ਛੂਹੈਂ ਜਾਂਹਿ ਤਿਹ ਪ੍ਰਾਨ ਨਿਕਾਰੇ ॥ ੧੦੮॥ 

ਚੀਰ ਸ੍ਰੀਰ ਜਹਾਨ ਕਿਕਾਂਨਨ। 

ਪਰ ਹੈਂ ਪਾਰ ਡਾਰ ਹੈਂ ਥਾਂਨਨ'। 'ਥਾਂ 'ਤੇ ਹੀ ਸੁੱਟ ਦੇਂਦੇ ਹਨ। 

ਦੈ ਕਰ ਜੋਰ ਗੁਰੂ ਕੇ ਜੋਧਨ। 

ਕਰੇ ਸੱਤੁ ਗਨ ਅਤੀ ਬਿਸੋਧਨ' ॥ ੧੦੯॥ 'ਬਹੁਤੇ ਬੇਹੋਸ਼ ਕਰ ਦਿੱਤੇ। 

ਮਾਂਨ ਹਾਰ ਪਾਛੇ ਭਗ ਚਲੇ। 

ਸਿੱਖਨ ਪਾਛੇ ਪਰ' ਦਲ ਮਲੇ। ਪਿੱਛੇ ਪੈ ਕੇ। 

ਹਾਥ ਕਾਂਨ ਸੌਂ ਗਏ ਲਗਾਈ। 

ਫਿਰ ਨਹਿ ਲਰਿ ਹੈਂ ਗੁਰੁ ਸੋਂ ਆਈ ॥ ੧੧੦॥ 





714 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਾਰ ਮਾਨ ਕੈ ਤੁਰਕ ਗਨ, 

ਅਤਿ ਹੀ ਬਿਪਤਿ ਉਠਾਇ। 

ਸਯਾਪੇ ਭਏ ਮਹਾਂਇ ॥ ੧੧੧॥ 

ਚੌਪਈ: 

ਸਤਿਗੁਰੁ ਫਤੇ ਪਾਇ ਘਰ ਆਏ। 

ਸੁਭਟਨ ਦਏ ਇਨਾਮ ਮਹਾਂਏ। 

ਵੀਚ ਪਹਾਰਨ ਦੇਸਨ ਸਾਰਨ। 

ਸੁਜਸ ਉਚਾਰਨ ਗੁਰੁ ਨਰ ਨਾਰਿਨ ॥ ੧੧੨॥ 

ਜੰਗ ਜੀਤ ਕੀ ਧਾਂਕ' ਬਧੇਰੀ। ਮਸ਼ਹੂਰੀ (ਅ) ਦਬਾ ਦਬ। 

ਪੁਰ ਪੁਰ ਪਰੀ ਭਰੀ ਗੁਰੁ ਕੇਰੀ'। ਹਰ ਸ਼ਹਿਰ ਵਿੱਚ ਗੁਰਾਂ ਦੀ (ਧਾਂਕ) ਚੰਗੀ ਤਰ੍ਹਾਂ ਪੈ ਗਈ। 

ਗੁਰੁ ਜਸ ਸੁਨਿ ਜਨ ਰਾਠ' ਬਹਾਦਰ। 'ਰਾਜਿਸਥਾਨ ਦੀ ਇਕ ਜੱਟ ਜਾਤੀ। 

ਗੁਰੁ ਢਿਗ ਐਹੈਂ ਰੈਹੈਂ ਸਾਦਰ ॥ ੧੧੨ ॥ 

ਦੇਸ ਦੇਸ ਤੈ ਬਹੁ ਸਿੱਖ ਆਵੈਂ। 

ਜੰਗ ਜੀਤ ਸੁਨਿ ਮੋਦ ਬਢਾਵੈਂ। 

ਦਰਸ਼ਨ ਕਰੈਂ ਭੇਟ ਬਹੁ ਦੈ ਹੈਂ। 

ਪਾਇ ਚਾਰ ਫਲ ਘਰੈ ਸਿਧੈ ਹੈਂ ॥੧੧੪॥ 

ਉਤ ਦਿਸ ਦੇਸੀ ਤੁਰਕਨ ਸਾਰਨ। 

ਠੌਰ ਨੌਰ ਕੇ ਮਿਲ ਸਰਦਾਰਨ। 

ਸੂਬੇ ਪਾਸ ਜਾਇ ਸਰਹੰਦੈ। 

ਰੋਏ, ਚਾਹੀ ਮਦਦ ਬੁਲੌਦੈ ॥ ੧੧੫ ॥ 

ਨਾਜ਼ਮ ਆਜ਼ਮ ਹਾਲ ਲਿਖਾਯੋ'। 'ੂਬੇ ਨੇ ਬਹੁਤਾ ਹਾਲ ਲਿਖ ਕੇ। 

ਹਿਤ ਆਗਜਾ ਢਿਗ ਸ਼ਾਹਿ ਪਠਾਯੋ। 

ਪੁਨ ਇਕ ਉਨ ਹੀ ਦਿਨੋਂ ਮਝਾਰੀ। 

ਅਰਬੀ ਪੀਰ ਅਯੋ ਬਡ ਭਾਰੀ ॥ ੧੧੬॥ 

ਹਸਨ ਅਲੀ ਤਿਹ ਨਾਮ ਪਛਾਨੋ। 

ਕਹੈਂ ਪਜਦ ਪੂਰੈ ਕੈਵਾਨੋ'। 'ਉਸ ਨੂੰ (ਪਜਦ) ਅੱਲਾ ਦਾ ਜਿਗਰ ਤੇ (ਪ੍ਰੈ ਕੈਵਾਨੋ) ਸਤਵੇਂ 
ਆਸਮਾਨ ਦਾ ਸਿਤਾਰਾ ਕਹਿੰਦੇ ਹਨ (ਇਹ ਉਸ ਦਾ ਖਿਤਾਬ 
ਸੀ)। 


ਸ਼ਾਹਿ ਜਹਾਂ ਲੌ ਤੁਰਕ ਸੁ ਜੇਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 715 


ਮਾਨੈ ਤਾਂਹਿ ਅਧਿਕ ਹੀ ਤੇਤੇ ॥੧੧੭॥ 

ਕਰਾਮਾਤ ਕਾ ਪੁੰਜ' ਬਖਾਨੈਂ। 'ਸਮੂੰਹ, (ਅ) ਖ਼ਜ਼ਾਨਾ। 

ਸ਼ਾਹਿ ਪੇਸ਼ਵਾਈ ਤਿਹ ਨਾਨੈ'। 'ਅਗਵਾਈ ਕਰਦਾ ਹੈ ਭਾਵ ਅੱਗੋਂ ਲੈਣ ਆਉਂਦਾ ਹੈ। 
ਗੁਰੁ ਜਸੁ ਸੁਨਿ ਸੋ ਗੁਰੁ ਢਿਗ ਆਯੋ। 

ਪੈ ਮਗ ਆਵਤ ਇਮ ਠਹਿਰਾਇਓ ॥ ੧੧੮॥ 

ਤਾਜਾ ਹਲੂਆ' ਸੇਉ ਅਜ਼ੀਮਾ। 'ਕੜਾਹ। “ਵੱਡਾ ਸੇਉ ਦਾ (ਫਲ)। 
ਦੇਹੈਂ ਮੁਝ ਕੋ ਉਠਿ ਤਾਜ਼ੀਮ'। 'ਅਦਬ ਨਾਲ। 

ਤੌ ਮੈਂ ਲਖੋਂ ਅਜ਼ਮਤੀ ਗੁਰੁ ਕੋ। 

ਜਾਂਨੀ ਜਾਨ ਗੁਰੂ ਸਬਿ ਉਰ ਕੋ ॥ ੧੧੯॥ 

ਜੋ ਉਨ ਕਲਪਜੋ ਥਾ ਸਬਿ ਦੀਨੋ। 

ਪੁਨ ਉਨਿ ਸ੍ਰਾਲ ਯਾਹਿ ਬਿਧਿ ਕੀਨੌ। 

ਮਾਲਕ ਪਾਲਕ ਜਗ ਕਾ ਜੋਈ। 

ਹੈ ਕਿ ਨਹੀ ਅਰ ਰਹਿ ਕਹਿ ਸੋਈ' ॥ ੧੨੦॥ 

ਮਿਲ ਹੈ ਕੈਸ ਹੋਇ ਕਿਆ ਸੁਮਰਾ'। 

ਕਿਤਕ ਭੇਦ ਹੈ ਉਸ ਸੈਂ ਤੁਮਰਾ। 

ਪੁਨ ਗੁਰੁ ਉੱਤਰ ਦੀਨੇ ਜੋਈ। 

ਭੁਕਤਿ ਮੁਕਤਿ ਦਾ ਸੁਨ ਲਿਹੁ ਸੋਈ ॥੧੨੧॥ 

ਜਾਂ ਕੇ ਨਾਮ ਅਕਾਲ ਖੁਦਾਇ। 

ਕਰਤਾ ਭਰਤਾ' ਜਗ ਕਾ ਸਾਇ”। 'ਮਾਲਕ। ?ਉਹ। 

ਸਤਿ ਚਿਤ ਆਨੰਦ ਰੂਪ ਅਨੂਪ। 

ਅਹੇ ਅਨਾਦੀ ਪ੍ਰੇਰਕ ਭੂਪ ॥ ੧੨੨ ॥ 

ਨਭ ਜਯੋਂ! ਘਟ ਘਟ ਮਾਂਹਿ ਰਹੈ ਹੈ। ਅਕਾਸ਼ ਵਾਂਗ (ਵਿਆਪਕ)। 
ਅੰਤੁਜਾਂਮੀ ਸੱਤਾ ਦੈ ਹੈ। 

ਸੰਤਨ ਕੀ ਸੰਗਤਿ ਤੈ ਮਿਲ ਹੈ। 

ਭੂਮ ਭੇਦ ਭਵ ਬੰਧਹਿ ਗਿਲ ਹੈ' ॥ ੧੨੨੩॥ 'ਸੰਸਾਰ ਦੇ ਬੰਧਨਾਂ ਨੂੰ ਨਾਸ਼ ਕਰ ਦੇਂਦਾ ਹੈ। 
ਕੈਵਲ ਮੁਕਤੀ ਫਲ ਭਲ ਪੈ ਹੈਂ] 

ਜਾਂ ਕੇ ਦਰਜੇ ਸਾਤ ਕਹੈ ਹੈਂ। 

ਸੁਭ ਇਛਾ ਪਹਿਲੇ ਜਿਹ ਹੈ ਹੈ। 

ਤਜਿ ਦੁਕ੍ਰਿਤ' ਸੁਕ੍ਰਿਤ” ਸੋ ਕੈ ਹੈ! ॥੧੨੪॥ ___ 'ਪਾਪ। 'ਪੁੰਨ। 'ਕਰਦਾ ਹੈ। 
ਅੰਤਹਿ-ਕਰਨ ਸੁੱਧ ਹੂ ਜਾਂ ਤੈ। 





716 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੈ ਬਿਚਾਰਨਾ' ਉਪਜੈ ਤਾਂ ਤੈ। 

ਜਗ ਭੋਗਨ ਤੈ ਹੋਇ ਵਿਰਾਗਾ। 

ਵਿਸ਼ੇ ਵਾਸ਼ਨਾ ਦੈ ਹੈ ਤਜਾਗਾ ॥ ੧੨੫॥ 
ਸੰਗਤਿ ਕਰਤ ਆਰਫਨ ਕੇਰੀ। 

।ਕਟਤ ਮੋਹ ਮਾਯਾ ਕੀ ਬੇਰੀ?। 

ਆਤਮ ਔਰ ਅਨਾਤਮ ਕੇਰੋ'। 

ਹੋਤ ਬਿਵੇਕ ਨੇਕ! ਤਿਹ ਹੇਰੋ ॥ ੧੨੬॥ 
ਪਹੁੰਚੈ ਤਨੂ ਮਾਨਸਾ' ਮਾਂਹੀ। 

ਸਮ' ਦਮ? ਆਦਿ ਕਰੈ ਸੋ ਚਾਹੀ”। 
ਸ਼ਬਦ ਸਪਰਸ ਰੂਪ ਰਸ ਗੰਧੀ। 

ਇਨਿ ਦਿਸ ਤੈ ਜਿਨਿ ਇੰਦੀ ਬੰਧੀ' ॥੧੨੭॥ 
ਬ੍ਰਿਤਿ ਰਖਤ ਅੰਤੁਮੁਖਿ ਮਨ ਕੀ। 

ਫੁਰੈ ਨ ਇੱਛਾ ਤਨ ਧਨ ਜਨ ਕੀ'। 

ਆਨੋ ਜਾਂਮ ਬੰਦਗੀ ਮਾਂਹੀ। 

ਰੈਹੈ ਮਗਨ ਲਗਨ ਲਗਿ ਤਾਂਹੀ ॥ ੧੨੮॥ 
ਸ਼ੌਕ ਜੌਕ ਸੈਂ ਜੁਹਦ” ਕਮੈ ਹੈ। 

ਦੁੰਦ' ਕੁਤਰਕ ਦੂਖ ਸਬਿ ਸੇਹੈ। 

ਸ਼ਰਧਾ ਕਰਿ ਗੁਰੁ ਮੰਤ੍ਰ ਕੇਰਾ। 

ਕਰੈ ਅਭਯਾਸ ਖਾਸ ਬਹੁਤੇਰਾ ॥ ੧੨੯ ॥ 
ਜੋ ਮੁਰਸ਼ਦ' ਕਹਿਯੋ ਦਿਢ ਮਾਨੈ। 

ਰਹੈ ਤਾਹਿ ਪਰ ਹੀ ਸਵਧਾਨੈ। 

ਤਨ ਮਨ ਧਨ ਅਰਪੈ ਗੁਰੁ ਪੈਹੈ। 

ਅਤਿ ਨਿੰਮੁਰਹਿ ਭਗਤਿ ਕਮੈ ਹੈ ॥੧੩੦॥ 
ਮੁਰਦਾ ਹੋਇ ਮੁਰੀਦ ਰਹਾਵੈ'। 

ਗੁਰੂ ਗੋਰ ਮੈਂ' ਤਬੈ ਸਮਾਵੈ। 
ਆਸ਼ਕ' ਜਜੋਂ ਮਸ਼ੂਕ” ਕੋ ਚੈਹੈ। 

ਲੋਭੀ ਧਨ, ਕਾਮੀ ਤਿਯ ਤੈਹੈ' ॥ ੧੩੧॥ 
ਚਾਤਿਕ ਸ੍ਰਾਂਤਿ, ਮੀਨ ਜਲ ਜੈਸੇ'। 


ਪ੍ਰਭ ਕੋ ਮਿਲਨ ਸਿਖ ਚਹਿ ਤੈਸੇ। 


।ਆਤਮ ਗਿਆਨੀਆਂ ਦੀ। “ਬੇੜੀ। 

'ਸੱਤ ਤੇ ਅਸੱਤ ਦਾ। (ਅ) ਚੇਤਨ ਤੇ ਜੜ੍ਹ ਦਾ। 

'ਚੰਗਾ ਨਿਰਣਯ। 

'ਮਨ ਦੇ ਸੰਕਲਪਾਂ ਦਾ ਘੱਟ ਫੁਰਨਾ, ਮਨ ਦੀ ਸੂਖਮ ਦਸ਼ਾ। 
'ਮਨ ਦਾ ਰੋਕਣਾ। “ਇੰਦੀਆਂ ਦਾ ਰੋਕਣਾ। 'ਸ਼ੋਕ ਨਾਲ। 


'ਰੋਕ ਕੇ ਰੱਖੀਆਂ। 


'ਇਸਤ੍ਰੀ ਦੀ (ਫਾ: ਜ਼ੁਨ-ਇਸਤ੍ਰੀ)। 


'ਅਨੰਦ ਨਾਲ। “ਤਪੱਸਿਆ। 
ਦੋ ਵਿਰੋਧੀ ਪਦਾਰਥ, ਹਰਖ ਸੋਗ ਆਦਿ। 


'ਉਸਤਾਦ, ਗੁਰੂ। 


(ਮੁਰੀਦ) ਸਿੱਖ ਮੁਰਦੇ ਵਾਂਗ ਹੋ ਰਹੇ। 
'ਗੁਰਾਂ ਦੀ ਆਗਿਆ ਰੂਪ ਕਬਰ ਵਿੱਚ। 
'ਪ੍ਰੇਮੀ। “ਜਿਸ ਨਾਲ ਪ੍ਰੇਮ ਕੀਤਾ ਜਾਵੇ। 
'(ਤੈਹੈ) ਤਿਵੇਂ ਕਾਮੀ ਪੁਰਸ਼ ਇਸਤ੍ਰੀ (ਚਾਹੁੰਦਾ ਹੈ)। 


ਹੈ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 717 


ਸਹੈ ਕਸੌਟੀ' ਉਤਰੈ ਪੂਰਾ। 

ਤਬਿ ਮੁਰਸ਼ਦ ਹੂੰ ਖੁਸ਼ੀ ਜਰੂਰਾ ॥ ੧੩੨ ॥ 
ਬੁਹਮ ਗਯਾਨ ਉਪਦੇਸ਼ ਦਿਵਢੈ ਹੈ। 

ਨੂਰ ਖੁਦਾਇ ਜ਼ਰੂਰ ਲਖੈ ਹੈ'। 

ਸੁਵਣ ਕਰੈ ਜੋ ਸਮ ਨਿਜ ਜਾਤੀ'। 

ਕਰੈ ਮਨਨ ਬਯਕਤੀ ਸੋ ਭਾਂਤੀ' ॥ ੧੩੩ ॥ 
ਨਿਧਯਾਸਨ ਨਿਜ ਨਾਮ ਸਮਾਨੈ'। 

ਕਰਿ ਹੈ ਪੈ ਹੈ ਪਰਮ ਨਿਧਾਨੈ। 

ਐਸੇ ਸਾਧਨ ਕਰਿ ਹੈ ਜੋਊ। 
ਚ਼ਤਰਥ ਦਰਜਾ ਪੈਹੈ ਸੋਊ ॥ ੧੩੪ ॥ 
ਸਤ੍ਰਾਪਤਿ' ਹੈ ਜਾ ਕੋ ਨਾਮੂ। 

ਜੋ ਹੈ ਫਲ ਕਰਤੱਬਨ ਤਮਾਮੂ'। 

ਜਬਿ ਇਹੁ ਦਰਜਾ ਪ੍ਰਾਪਤ ਭਯੋ। 

ਆਵਾ ਗਵਨ ਭਵਨ ਦੁਖੁ' ਗਯੋ ॥ ੧੩੫ ॥ 
ਨਿਜਾਨੈਦ' ਕੇ ਵੀਚ ਸਮਾਯੋ। 


ਅਪਨੇ ਆਪ ਵਿਖੇ ਪ੍ਰਭੁ ਪਾਯੋ। 
ਨਹਿ ਮਹਿਬੂਬ' ਜੁਦਾ ਕੁਛ ਰਹਜੋ। 
ਜੀਵ ਬ੍ਰਹਮ ਏਕੈ ਹੀ ਲਹਯੋ' ॥੧੩੬॥ 


ਫਲ ਫੁਲ ਪੇਡ' ਬੀਜ ਬਿਸਥਾਰਾ?। 


ਮਾਨੁਖ ਤਨ ਅਰ ਸਾਧਨ ਕੇਰੋ। 
ਹੈ ਫਲ ਭਲ ਏਹੀ ਦਿਢ ਹੇਰੋਂ ॥੧੩੭॥ 
ਭੂਖਨ ਕਨਕ ਲੋਹ ਹਥਯਾਰੈਂ'। 


ਪੁਭ ਸੈਂ ਇਤਨਾ ਫਰਕ ਹਮਾਰੈ। 
ਸੁਪਨਾਵੀ ਤੈ ਸੁਪਨ ਸਿਰਿਸ਼ਟੀ'। 


ਤਯੋਂ ਪੁਭੁ ਤੈ ਇਹੁ ਦੁਨੀਆ ਦ੍ਰਿਸ਼ਟੀ' ॥ ੧੩੮ ॥ 


ਨੀਂਦ ਅਵਿਦਜਯਾ ਕੇ ਬਸ ਜੁਦਾ। 


'ਪਰਖ ਰੂਪ ਕਸਵੱਟੀ। 


'ਖ਼ੁਦਾ ਦੇ ਪ੍ਰਕਾਸ਼ ਨੂੰ ਪ੍ਰਗਟ ਹੀ ਜਣਾ ਦੇਂਦਾ ਹੈ। 

।ਆਪਣੀ ਜ਼ਾਤ ਵਾਂਗ (ਉਪਦੇਸ਼) ਸੁਵਣ ਕਰੇ। 
(ਆਪਣੇ) ਸ਼ਰੀਰ ਦੀ ਤਰ੍ਹਾਂ (ਉਪਦੇਸ਼ ਦਾ) ਮੰਨਣ ਕਰੇ। 
(ਉਪਦੇਸ਼ ਨੂੰ) ਆਪਣੇ ਨਾਮ ਵਾਂਗ ਪੁਪੱਕ ਕਰੇ। 


ਬ੍ਰਹਮ ਗਿਆਨ ਦੀ ਪ੍ਰਾਪਤੀ। 
'ਸਾਰੇ ਕਰਤੱਬਾਂ ਦਾ। 


'ਜੰਮਣ ਮਰਣ ਦੇ ਚੱਕ੍ਹਾਂ ਦਾ ਦੁੱਖ। 
।ਆਪਣੇ ਸਰੂਪ ਦੇ ਅਨੰਦ ਵਿੱਚ। 


'ਜਿਸ ਨਾਲ (ਹੁੱਬ) ਪਿਆਰ ਕਰੀਏ ਭਾਵ ਵਾਹਿਗੁਰੂ। 
'ਜਾਣਿਆ। 

'(ਨੂਰ) ਪ੍ਰਕਾਸ਼ ਨੂੰ (ਜ਼ਹੂਰ) ਪ੍ਰਗਟ ਹੀ (ਹਜ਼ੂਰ) ਨੇੜਿਓਂ 
(ਨਿਹਾਰਾ) ਦੇਖਿਆ। 

'ਦਰੱਖ਼ਤ ਦਾ ਮੁੱਢਲਾ ਭਾਗ। “(ਇਹ ਸਾਰਾ) ਬੀਜ ਦਾ ਹੀ 
ਫੈਲਾਉ ਹੈ। 


(ਜਿੰਨਾ) ਗਹਿਣਿਆਂ ਦਾ ਸੋਨੇ ਨਾਲੋਂ ਤੇ ਹਥਿਆਰਾਂ ਦਾ ਲੋਹੇ 
ਨਾਲੋਂ (ਫ਼ਰਕ ਹੈ)। 
ਸੁਪਨੇ ਵਾਲੇ ਜੀਵ ਤੋਂ (ਜਿਵੇਂ) ਸੁਪਨੇ ਦੀ ਸ੍ਰਿਸ਼ਟੀ (ਪੈਦਾ 


ਹੁੰਦੀ ਹੈ)। 
'ਦਿਸਦੀ ਹੈ। 





718 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਸਤ, ਜਾਗੇ ਇਕ ਹੀ ਮੁਦਾ'। 


ਇਕਰਸ ਆਠ ਪਹਰ ਚਿਤ ਬ੍ਰਿਤੀ। 
ਬੁਹਮਾਤਮ ਜਿਹਰਹਿ ਬ੍ਰਿਤੀ' ॥ ੧੩੯ ॥ 
ਅਠ ਦਸ ਸਿੱਧੀ' ਤਾਂ ਕੇ ਅੱਗੂ। 

ਖਰੀ ਰਹਿਤ ਕਰ ਜੋਰ ਸਮੱਗੂ'। 

ਪੈ ਵਹਿ ਉਨ ਕੋ ਬਰਤਤ ਕਮ ਹੈ”। 


ਮਨ ਮਹਿਬੂਬ ਵਿਖੇ ਰਹਿ ਰਮ ਹੈ ॥੧੪੦॥ 


ਸਬਿ ਕੋ ਅਪਨੇ ਅੰਗ ਨਿਹਾਰਤ। 
ਕਾਹੂੰ ਕੋ ਨਹਿ ਜਜਾਵਤ ਮਾਰਤ”। 


ਪੈ ਜਿਮ ਨਿਜ ਅੰਗਨ ਤੈ ਕਾਮੂ। 

ਜੁਦਾ ਜੁਦਾ ਜਨ ਲੇਤ ਤਮਾਮੂ ॥ ੧੪੧॥ 
ਸਬਿ ਹੀ ਅੰਗ ਸਬਿਨ ਕੋ ਪਯਾਰੇ। 

ਹੈਂ, ਪੈ ਮਸਤਕ' ਅਧਿਕ ਉਦਾਰੈ। 

ਤਯੋਂ ਹੀ ਸੰਤ ਸੇਵਨੇ ਜੋਗੈਂ। 

ਨੀਚ ਨਖੂਨ' ਕਟਤ ਸਬਿ ਲੋਗੇਂ ॥੧੪੨॥ 
ਦਬਿਸਤਾਨ' ਕਿਤਾਬ ਮਝਾਰੀ। 


ਗਾਥਾ ਇਹੁ ਹਮ ਲਿਖੀ ਨਿਹਾਰੀ ॥ ੧੪੨॥ 
ਦੋਹਰਾ: 

ਸੁਨਿ ਉੱਤੁ ਸਤਿਗੁਰੂ ਤੈ, 

ਪੀਰ ਅਧਿਕ ਮੁਦ ਪਾਇ। 

ਗਯੋ ਬੰਦਨਾ ਕਰਿ ਭਲੇ, 


'ਅਵਿਦਿਆ ਰੂਪ ਨੀਂਦ ਦੇ ਵਸ ਹੋਣ ਕਰ ਕੇ ਜੀਵ ਨੂੰ 
ਵਾਹਿਗੁਰੂ ਆਪਣੇ ਆਪ ਤੋਂ ਵੱਖਰਾ ਪ੍ਰਤੀਤ ਹੁੰਦਾ ਹੈ ਪਰ 
ਗਿਆਨ ਅਵਸਥਾ ਵਿੱਚ ਜਾਗ ਪੈਣ ਤੇ ਇਕ ਹੀ ਰੂਪ (ਮੁਦਾ) 
ਮਤਲਬ (ਸਮਝ ਲੈਂਦਾ ਹੈ)। 


'ਟਿਕੀ ਰਹਿੰਦੀ ਹੈ। 

'ਅਠਾਰਾਂ ਸਿੱਧੀਆਂ। 

ਸਾਰੀਆਂ ਹੱਥ ਜੋੜ ਕੇ। 

#ਇਹ ਪੰਜਵੀਂ ਭੂਮਿਕਾ ਹੈ ਜਿਸ ਦਾ ਨਾਮ 'ਅਸੰਸ਼ਕਤਿ' ਹੈ। 
ਇਸ ਦਾ ਅਰਥ ਹੈ ਸਿੱਧੀ ਆਦਿ ਸ਼ਕਤੀਆਂ ਤੋ ਮਨ ਦੀ 
ਉਪ੍ਰਾਮਤਾ। 

'ਮਨ ਪਿਆਰੇ (ਵਾਹਿਗੁਰੂ) ਵਿੱਚ ਮਿਲਿਆ ਰਹਿੰਦਾ ਹੈ। 
#ਇਹ 'ਪਦਾਰਥਾਭਾਵਨੀ' ਨਾਮ ਦੀ ਛੇਵੀਂ ਭੂਮਿਕਾ ਹੈ, ਜਿਸ 
ਦਾ ਮਤਲਬ ਹੈ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਸਾਰੇ ਪਦਾਰਥਾਂ 
ਆਦਿ ਦੀਆਂ ਵਿਚਾਰਾਂ ਦਾ ਮਿਟ ਜਾਣਾ। 


#ਇਸ ਸੱਤਵੀਂ ਭੂਮਿਕਾ ਦਾ ਨਾਮ 'ਤੁਰੀਆ' ਹੈ। ਤੁਰੀਆ ਉਹ 
ਆਤਮਕ-ਅਵਸਥਾ ਹੈ, ਜਿੱਥੇ ਜਾ ਕੇ ਮੈਂ ਤੂੰ ਦੀ ਪੁਤੀਤੀ ਮਿਟ 
ਜਾਂਦੀ ਹੈ। 


'ਮੱਥਾ ਭਾਵ ਸਿਰ। 


'ਨੀਚ ਪੁਰਖ ਨੂੰ ਨਹੁੰਆਂ ਵਾਂਗ। 

'ਮੁਹੰਮਦ ਮੁਹਸਿਨ 'ਫਾਨੀ' ਦੀ ਸੰ: ੧੭੦੨ ਬਿ: ਵਿੱਚ ਲਿਖੀ 
ਇਕ ਕਿਤਾਬ, ਜਿਸ ਵਿੱਚ ਸਿੱਖ ਧਰਮ ਤੇ ਇਤਿਹਾਸ ਸਬੰਧੀ 
ਕਈ ਲੇਖ ਪੜ੍ਹਨ ਯੋਗ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 719 


ਖਾਤੁ ਜਮਾਂ' ਕਰਾਇ ॥੧੪੪॥ 
ਸ਼ਾਹਿ ਪਾਸ ਉਨਿ ਬਹੁਤ ਹੀ, 
ਗੁਰੁ ਕੀ ਮਹਿਮਾਂ ਕੀਨ। 
ਜੋ ਸੁਨ ਕਰਿ ਪਤਸ਼ਾਹਿ ਨੇ, 
ਬੈਰ ਭਾਵ ਤਜ ਦੀਨ ॥੧੪੫॥ 
ਹੁਕਮ ਨ ਸੂਬੇ ਕੋ ਦਯੋ, 
ਗੁਰੁ ਦਿਸ ਅਯੋਂ ਨ ਕਾਇ। 
ਏਤਕ ਗਾਥਾ ਗਾਇ ਅਬਿ, 
ਇਤੀ ਭਯੋ ਇਹੁ ਧਜਾਇ ॥ ੧੪੬॥ 
ਇਤਿ ਸ਼੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਗੁਰੁਦਿੱਤੇ ਜੀ ਕਾ ਪ੍ਰਸੰਗ, ਰੋਪੜ 
ਜੰਗ' ਬਰਨਨੰ ਨਾਮ ਸਤਾਈਸਮੋਂ ਬਿਸ੍ਰਾਂਮ ॥੨੭॥ 





720 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੨੮. (ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਗੁਰਿਆਈ, 
ਸੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣਾ) 


੫ 


ਦੋਹਰਾ: 
ਰਾਮਦਾਸ ਗੁਰੁ ਖਾਸ ਹਰਿ, 
ਦਾਸਨ ਸੁਖਦ ਹੁਲਾਸ'। 


ਮਿ੍‌ਤੁ ਪਾਸ ਕੀ ਤ੍ਰਾਸ ਕੋ, 
ਕਰੈਂ ਨਾਸ ਭਜ ਤਾਸ' ॥੧॥ 


ਗੁਰਜਾਈ ਹਰਿਰਾਇ ਕੋ, 

ਦੈ ਗੁਰੁ ਹਰਿਗੋਬਿੰਦ। 

ਤਜ ਹੈਂ ਤਨ ਜਿਮ ਸੋ ਕਥਾ, 

ਸੁਨੋ ਸ੍ਰੋਤਾ ਬ੍ਰਿੰਦ ॥੨॥ 

ਚੌਪਈ: 
ਕੀਰਤਪੁਰਿ ਕੀਰਤਿ ਪੁਰਿ ਕੈਹੈਂ”। 
ਖਸ਼ਟਮ ਗੁਰੁ ਗਨ ਸਿੱਖਨ ਤਰੈ ਹੈਂ। 
ਨਾਨ੍ਹਾ ਬਿਧਿ ਇਮ ਲੀਲਾ ਕਰਹੀਂ। 
ਜੋ ਸੁਨਿ ਸਿਖ ਗਨ ਭਵਨਿਧਿ' ਤਰਹੀਂ ॥੨॥ 
ਇਕ ਦਿਨ ਉਪਬਨ' ਕਾ ਗੁਰੁ ਸੈਰ। 
ਕਰਤ ਫਿਰਤ ਥੇ ਸਾਨੰਦ ਧੈਰ'। 
ਸੰਗਾਤੀ ਨਾਤੀ' ਬਖਯਾਤੀ। 

ਸੁੰਦੂ ਬਪੁ' ਬਯ? ਬਾਲ ਸੁਹਾਤੀ ॥ ੪॥ 
ਬਾਵਨ ਬਲੀ ਕੇਰ ਬਡ ਜਾਮਾਂ'। 

ਗੁਰ ਹਰਿਰਾਇ ਹੁਤੋ ਅਭਿਰਾਮਾ। 
ਅਤਿ ਸੁਠ ਫੂਲ ਖਿਰੇ ਮਗ ਮਾਂਹੀ। 
ਥੇ, ਜਾਮਾਂ ਲਗ ਟੂਟੇ ਵਾਹੀਂ' ॥੫॥ 
ਸੀ ਗੁਰੁ ਸੁਮੱਤਿ ਸਿਖਾਵਨ ਕਾਜੈਂ'। 
ਕਹਯੋ, ਕਿ ਜਾਮਾ ਪਹਿਨ ਦਰਾਜੈਂ”। 
ਕਯੋਂ ਨ ਸੰਭਾਰ ਸੰਕੋਚ ਚਲੈ ਹੋ। 
ਚਪਲ ਚਾਲ ਚ਼ਲਿ' ਬਿਘਨ ਕਰੈ ਹੋ ॥੬॥ 


'ਸਰੀ ਗੁਰੂ ਰਾਮਦਾਸ ਜੀ ਆਪ ਹਰੀ ਰੂਪ ਹਨ। ਦਾਸਾਂ ਨੂੰ ਸੁਖ 
ਤੇ ਖ਼ੁਸ਼ੀ ਦੇਣ ਵਾਲੇ ਹਨ। 


ਮੌਤ ਦੀ ਫਾਹੀ ਦੇ ਡਰ ਨੂੰ ਨਾਸ ਕਰਦੇ ਹਨ (ਹੇ ਮਨ ਤੂੰ) 
ਤਿਨ੍ਹਾਂ (ਸਤਿਗੁਰਾਂ ਨੂੰ) ਯਾਦ ਕਰ। 


'ਸੰਸਾਰ ਸਮੁੰਦਰ ਤੋਂ। 

'ਬਾਗ਼। 

'ਅਨੌਦ ਤੇ ਧੀਰਜ ਨਾਲ। 

ਨਾਲ ਸੀ ਪੋਤ੍ਹਾ (ਸਰੀ ਹਰਿਰਾਇ ਸਾਹਿਬ ਜੀ)। 

'ਸ਼ਰੀਰ। 2ਉਮਰ। 

'ਬਵੰਜਾ ਕਲੀਆਂ ਦਾ ਵੱਡਾ ਚੋਲਾ। (ਬਲੀ=ਵਲੀ ਭਾਵ ਕਲੀ।) 


'ਉਥੇ ਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਨ ਪਿਤਾਮੈ ਕੇਰ ਸਿਖਾਵਨ'। 

ਜਾਂਮਾ ਕਰ ਸੋਂ! ਕਰਯੋ ਉਠਾਵਨ। 

ਫਿਰ ਕਬਿ ਹੀ ਨਹਿੰ ਛੋਰ ਚਲੇ ਸੋ। 
ਅੰਤ ਪੁਯੰਤ ਨਿਬਹਯੋ ਭਲੇ ਸੋ ॥ ੭॥ 
ਜਿਮ ਸੀ ਅੰਗਦ ਬਡਰੁਜ' ਧਾਰਾ। 
ਖੇਦ' ਸਹਸੋ ਪਰ ਸੋ ਨਹਿ ਟਾਰਾ। 

ਪੁਨ ਗੁਰੁ ਅਮਰ ਤਿਨੋਂ ਕੀ ਸੇਵਾ। 
ਦੁਸਕ੍ਰਿਤ' ਗਹੀ ਸਹੀ ਲਿਯ ਮੇਵਾ ॥੮॥ 
ਇਕ ਦਿਨ ਸੋ ਪੁਨ ਨਿਜ ਗੁਰੁ ਸੰਗੈ। 
ਜਾਤ ਬਰਾਬਰ, ਸੁਨਿ ਪੁਸੰਗੇ। 

ਹਲ ਕਰਿ ਭੁਜ ਗੁਰੁ ਆਗੇ ਗਈ। 
ਸਮਝਯੋ ਅਮਰ ਬਿਅਦਬੀ ਭਈ ॥ ੯॥ 
ਭੁਜ' ਕੋ ਸਜਾ ਏਹੁ ਭੁਗਤਾਈ। 

ਲਯੋ ਕਾਮ ਨਹਿ ਸੋ ਸੁਸਕਾਈ'। 

ਤਿਮ ਗੁਰੁ ਸੱਤਮ ਪੁਣ ਨਿਬਾਹਾ। 
ਜਾਮਾ ਛੋਰਿ ਨ ਚਲੇ ਕਦਾਹਾ ॥ ੧੦॥ 
ਅਲਪ ਉਮਰ ਮੈਂ ਬਡ ਮਤਿ ਪਾਈ। 
ਲਏ ਰਿਝਾਇ ਸੇਵਿ ਜਗ ਸਾਂਈ। 

ਗੁਰੁ ਭੀ ਆਦਰ ਤਿਹ ਬਹੁ ਠਾਨੈਂ। 

ਭਵੈ ਗੁਰੂ ਇਹੁ ਸਬਿ ਅਨੁਮਾਨੈ ॥੧੧॥ 
ਰਸਾਵਲ ਛੰਦ: 
ਕੀਰਤਨ ਕਥਾ ਕਰਾਵੈਂ। 

ਦੈ ਭੇਟਾ ਘਰ ਜਾਵੈਂ। 

ਅਬਦੁਲ ਖਾਂ ਢਾਢੀ ਜਸ ਗੁਰੁ ਕਾ, 
ਜੰਗਨ ਕੀਰਚਿ ਵਾਰੈਂ। 

ਐਸੇ ਰੰਗ ਢੰਗ ਸੋਂ ਉਚਰੈ, 

ਕਾਯਰ ਸੁਨਿ ਰਨ ਪਾਰੈਂ!” ॥੧੨॥ 
ਇਕ ਦਿਨ ਬਾਵਕ ਆਇ ਰਬਾਬੀ, 


'ਦਾਦਾ (ਗੁਰੂ) ਜੀ ਦੀ ਸਿੱਖਿਆ। 
'ਹੱਥ ਨਾਲ। 


'ਰੋਗ। 
'ਕਸ਼ਟ। 


'ਜਿਸ ਦਾ ਕਰਨਾ ਬਹੁਤ ਔਖਾ ਸੀ। 


721 





722 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਢਿਗ ਅਰਜ਼ ਸੁਨਾਈ। 

ਹੇ ਗੁਰੁ ਰਾਵਰ ਕ੍ਰਿਪਾ ਤੇ ਹਮ, 
ਪਾਏ ਸੁਖ ਬਹੁ ਭਾਈ'। 

ਜਿਮ ਲਕਰੀ ਬਾਵਨ ਕੇ ਕਰ ਕੀ', 
ਬਢੀ ਸੰਗ ਉਨ ਹੀ ਕੈ। 

ਪਾਰਸ ਸੰਗ ਲੋਹ ਹੂ ਕੰਚਨ', 
ਚੰਦਨ ਤਰੁ ਹੂ ਨੀਕੈ' ॥੧੩॥ 


ਤਯੋਂ ਗੁਰੂਅਨ ਕੀ ਸੰਗਤਿ ਤੈ ਹਮ, 
ਨੀਚਨ ਲਹੀ ਬਡਾਈ। 

ਅਬਿ ਮਮ ਅੰਤ ਸਮਾ ਨਿਕਟਾਯੋ, 
ਤਜਹੌਂ ਤਨ ਸਹਸਾਈ'। 

ਕਰਿ ਬੰਦਨ ਤਿਹ ਜਾਇ ਸੁਛੰਦਨ' 
ਨਿਜ ਤਨ ਤ੍ਰਿਨ ਜਯੋਂ ਤਜਾਗਾ। 
ਤਿਸ ਕਾ ਸੁਤ ਚਤੁਰਾ ਤਿਸ ਪਾਛੇ, 
ਕੀਰਤਨ ਕਰਨੇ ਲਾਗਾ ॥ ੧੪ ॥ 
ਜਾਤੀ-ਮਲਕ ਪ੍ਰੋਹਤ ਗੁਰ ਕਾ, 
ਇਨ ਹੀ ਦਿਵਸ ਮਝਾਰਾ। 

ਨਿਜ ਸੁਤ ਦਯਾਰਾਮ ਕੋ ਗੁਰੁ ਢਿਗ, 
ਤਜਿ ਪੁਲੋਕ ਪਧਾਰਾ। 

ਲਾਲ ਚੰਦ ਨਿਜ ਸੁਤ ਕੋ ਬਿਧੀਏ, 
ਗੁਰਮਤਿ ਬਿਬਿਧ' ਸਿਖੈ ਕੈ। 
ਸਿੱਖੀ ਬਹੁ ਬਿਰਧੈ ਕੈ ॥੧੫॥ 
ਸੁੰਦਰ ਸ਼ਾਹ ਪੀਰ ਜੋ ਤਹਿ ਥਾ, 
ਗੁਰੁ ਸਿਖੀ ਕਾ ਦ੍ਰੈਸੀ'। 
ਕਰਾਮਾਤ, ਬਾਤਨ ਸੋਂ ਜੀਤ੍ਯੋ, 
ਤਿਸ ਕੋ ਇਨ ਬਿਧਿ ਐਸੀ। 

ਜਾਂ ਤੇ ਉਨਿ ਭੀ ਸਾਦਿਕ' ਸਿਖ ਹ੍ਹ, 
ਗੁਰੁ ਸਿੱਖੀ ਬਿਰਧਾਈ। 


'ਸੋਨਾ। 
'ਜਿਵੇਂ ਚੰਦਨ ਦੀ ਸੰਗਤ ਕਰਨ ਨਾਲ ਦਰੱਖ਼ਤ ਚੰਗਾ ਭਾਵ 
ਚੰਦਨ ਹੋ ਜਾਂਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 723 


ਕੇਤਕ ਦਿਨ ਤਹਿਂ ਰਹਿ ਇਹ ਦੋਊ, 
ਗੁਰ ਪੁਰ ਗਏ ਸਿਧਾਈ ॥੧੬॥ 
ਇਸ ਹੀ ਤੌਰ ਔਰ ਬਹੁ ਸਿੱਖਨ, 
ਗੁਰੁ ਸਨਮੁਖ ਤਨ ਛੋਰੇ। 

ਗੁਰੁ ਪੁਰ ਸੱਚ ਖੰਡ ਬਡਭਾਗੇ, 

ਬਸੇ ਬੰਧ ਭਵ ਤੋਰੇ'। 


ਜਿਸ ਕੋ ਸੁਰ ਨਰ ਮੁਨਿ ਜਨ ਨਯਾਵਤ, 


ਸੋ ਸਰੂਪ ਗੁਰੁ ਕੇਰੋ। 
ਕਯੋਂ ਨ ਕਟੈਂ ਜਗਿ ਫੇਰੋ ॥੧੭॥ 


ਪੁਨ ਗੁਰੁ ਭੀ ਨਿਜ ਨਿਕਟ ਸਮਾਂ ਲਖਿ, 


ਸਿੱਖ ਮਸੰਦ ਬੁਲਵਾਏ। 

ਕੀਰਤ ਬਿਸਤੀਰਤ' ਗੁਰ ਕੀ ਸਬਿ, 
ਕੀਰਤਪੁਰ ਚਲਿ ਆਏ। 

ਦਰਸੈਂ ਗੁਰੁ ਕੋ ਪਰਸੈਂ ਪਗ ਸਿਖ, 
ਹਰਸੈਂ! ਮਨ, ਧਨ ਬਰਸੈਂ”। 
ਕਰਸੈਂ ਫਰਕ ਨ ਹਰ ਸ਼ੈ ਅਰਪਤ, 
ਜੇਤਕ ਲਯਾਵੈਂ ਘਰ ਸੈਂ! ॥੧੮॥ 
ਬੇਸ਼ੁਮਾਰ ਆਮੋਲਕ। 

ਖਰ੍ਹੇਂ ਕਰੈਂ ਅਰਦਾਸ ਮੇਵਰੇ?, 

ਪਰੈ ਬਿੱਤ' ਬਹੁ ਗੋਲਕ। 
ਕੀਰਤਪੁਰ ਕੇ ਚਹੁ ਦਿਸ ਉਤਰੇ, 
ਸਿੱਖ ਕੀਰਤਨ ਕਰਹੀਂ। 

ਕੌਤਕ ਅਨਿਕ ਬਿਥਰਹੀਂ ॥੧੯॥ 
ਗਾਇ ਧਮਾਰ' ਵਾਇ” ਡਫ” ਝਾਂਜੈਂ"', 


੩੩ 


ਰੰਗ ਗੁਲਾਲ' ਉਡੈ ਹੈਂ। 


'ਜਸ ਫੈਲਾਉਂਦੇ ਹੋਏ। 


'ਖ਼ੁਸ਼ ਹੋ ਕੇ। “ਵਰਖਾ ਕਰਦੇ ਹਨ। 
'ਹਰ ਸ਼ੈ, ਹਰ ਚੀਜ਼। 
'ਘਰ ਤੋਂ। 


'ਖੜੇ ਹੋ ਕੇ। “ਅਰਦਾਸੀਏ। 
'ਧਨ। 


ਹੋਲੀ ਦਾ ਗੀਤ। (ਅ) ਚੌਦਾਂ ਮਾਤ੍ਰਾਂ ਦਾ ਇਕ ਤਾਲ। (ਏ) 
ਇਕਰਾਗਣੀ। “ਵਜਾਉਂਦੇ ਹਨ। “ਢੱਡਾਂ। 'ਛੈਣੇ। 

ਲਾਲੇ ਦੇ ਫੁੱਲ ਦੇਰੰਗ ਦਾ ਸਿੰਘਾੜੇ ਆਦਿਕ ਦਾ ਰੰਗੀਨ 
ਆਟਾ। 





724 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੋਦ ਪ੍ਰਮੋਦ' ਬਿਨੋਦ? ਕੁਲਾਹਲਾ, 
ਹਾਸ ਬਿਲਾਸ ਬਦੈ ਹੈਂ। 

ਫਾਗ ਦਯੋਸ' ਗੁਰੁ ਫਰਸ਼ ਕਰਾਏ, 
ਸੁਕਲ ਬਿਤਾਂਨੇ' ਤਾਨੇ। 
ਬਿਛੀ, ਥਟੇ ਉਪਧਾਨੇ' ॥੨੦॥ 
ਬਡ ਮੈਦਾਂਨ ਰਖਾਇ ਲਗਾਯੋ, 
ਗੁਰੂ ਦਿਵਾਂਨ ਮਹਾਨੈ। 

ਧਰੇ ਕਮਲ ਕਰ ਮੈਂ ਕਰ ਨਾਤੀ', 


ਤੀਨੋ ਸੁਤਨ ਸੰਗਾਨੈ। 

ਸਾਂਗਾ' ਜੋਧ? ਪੁਤਾਪ ਸਿੰਘ ਲੌ, 

ਸੋਹਿਤ ਸੁਭਟ ਸੁ ਭੱਲੋ'। 

ਥਿਰੇ ਸਭਾ ਮੈਂ ਆਇ ਜਬੈ ਗੁਰੁ, 
ਆਨੰਦ ਉਦਧਿ ਉਛੱਲੋ' ॥੨੧॥ 


ਤਿਸ ਦਿਸ ਲਾਇ ਰਹੇ ਥੇ ਸਿਖ ਚਖਿ', 
ਚਕਵਨ ਰਵਿ ਜਨ ਦਰਸੇ'। 

ਮਹਿਲ ਮੇਘ ਮੈ ਸੇ' ਗੁਰੁ ਨਿਕਸੇ, 

ਈਦ ਚਾਂਦ ਸੈਂ ਸਰਸੇ'। 

ਥਿਰੇ ਸਿੰਘਾਸਨ ਪਰ ਗੁਰੁ ਸੋਹਿਤ, 

ਜਨ ਸੁਰ ਗਨ ਮੈਂ ਏਂਦੁ। 

ਸਿੱਖ ਚਕੋਰ ਚਖਿ ਇਕ ਟਕ ਦਰਸੈਂ, 
ਪੂਰਨ ਗੁਰੁ ਰਾਕੇਂਦੂ' ॥ ੨੨॥ 

ਲਖਿ ਨਿਜ ਸਿਰਿਸ਼ਟਿ' ਦ੍ਰਿਸ਼ਟਿ ਕ੍ਰਿਪਾ ਕਰਿ, 
ਸੁਧਾ ਬ੍ਰਿਸ਼ਟ' ਗੁਰੁ ਕਰਹੀਂ। 

ਪੁਰਵੈਂ ਮਨੋ ਕਾਮਨੈ ਸਥਿ ਕੀ, 

ਤਾਪ ਸੋਕ ਦੁਖ ਹਰਹੀਂ। 

ਜਨ ਗਨ ਕੌਤਕ ਅਨਿਕ ਦਿਸੈ ਹੈ, 
ਗੁਰੁ ਮੰਦ ਮੰਦ ਮੁਸਕੈ ਹੈਂ। 

ਬਿਦੂਮ ਅਧਰਨ ਮੈਂ ਦੁਤਿ ਦਸਨਨ, 


'ਬਹੁਤਾ ਅਨੰਦ। “ਕੌਤਕ। 'ਡੰਡਰੌਲਾ। 


ਹੋਲੀ ਦੇ ਦਿਨ। 

'ਚਿੱਟੇ ਚੰਦੋਏ। 
'ਪਵਿਤ੍ਰ ਗੱਦੀ ਬਹੁਤ ਚਮਕਦੀ। 
(ਉਪਰ) ਸਿਰਹਾਣੇਰੱਖੇ ਹੋਏ ਹਨ। 


'ਆਪਣੇ ਹੱਥ ਕਮਲ ਵਿੱਚ ਪੌੜ੍ਰੇ (ਸਰੀ ਗੁਰੂ ਹਰਿਰਾਇ ਸਾਹਿਬ 


ਜੀ) ਦਾ ਹੱਥ ਫੜਿਆ ਹੋਇਆ ਹੈ। 


'ਰਾਣਾ ਸਾਂਗਾ। “ਜੋਧਾਰਾਇ ਕਾਂਗੜੇ ਦਾ ਰਾਜਾ। 


'ਚੰਗੇ ਸੂਰਮੇ। 


'ਅਨੰਦ ਦਾ ਸਮੁੰਦਰ ਉੱਛਲ ਪਿਆ। 
'ਨੇਤ੍। 

ਜਾਣੋ ਚਕਵਿਆਂ ਨੇ ਸੂਰਜ ਵੇਖਿਆ। 
ਮਹਿਲਾਂ ਰੂਪ ਬੱਦਲਾਂ ਵਿੱਚੋਂ। 

'ਬਹੁਤੇ (ਮੁਬਾਰਕ)। 


'ਗੁਰਾਂ ਰੂਪ ਪੁੰਨਿਆਂ ਦੇ ਚੰਦ ਨੂੰ। 
ਆਪਣੀ ਰਚਨਾ ਭਾਵ ਸਿੱਖੀ ਜਾਣ ਕੇ। 
'ਅੰਮ੍ਰਿਤ ਦੀ ਬਰਖਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 725 


ਦਾਂਮਨ ਸੀ ਦਮਕੈ ਹੈ' ॥੨੩॥ 


ਭੁਜ ਬਲਵੰਡ ਪ੍ਰਚੰਡ ਸੁੰਡ ਸੀ, 
ਰਿਪ ਅਖੰਡ ਜਿਨ ਖੰਡੇ'। 


ਕੁੰਡਲ” ਲੋਲ ਕਪੋਲਨ ਡੋਲਨ, 


ਬੋਲਨ ਧਰਮ ਸੁ ਮੰਡੇ'। 


ਮੁਕਤਾ ਮਾਲ ਬਿਸਾਲ' ਵਿਡੂਰਯ”, 
ਵਿਚ ਵਿਚ ਲਾਲ ਸੁਹਾਵਤ। 

ਜਨ ਉਡਗਨ ਬਿਬਿਧਿ ਮੁਖ ਸਸਿ ਢਿਗ, 
ਝਲਕਤ ਛਲਕਤ ਭਾਵਤ' ॥ ੨੪ ॥ 


ਕਲਗੀ ਜਿਗਾ ਜਰਾਊ ਰਵਿ ਸੀ', 
ਚਵਰ ਚਾਰੁ ਜੁਗ ਢੁਰਹੀਂ'। 
ਆਵਤ ਹੰਸ ਚੁਗਨ ਜਨ ਮੁਕਤਾ', 
ਧਨਖ ਭੌਂਹ' ਪਿਖਿ ਮੁਰਹੀਂ। 
ਪੋਸ਼ਸ਼ ਬਿਸਦ ਦਿਸਦ ਬਧਪੁ ਸੁੰਦੂ, 
ਥਿਰੇ ਮਨੋ ਸੁਰਰਾਈ'। 

ਕੰਚਨ ਦੰਡੀ ਖਰੇ ਦਹਿਨ ਦਿਸ, 
ਬਾਂਏ ਸੁਭਟ ਮਹਾਂਈ' ॥ ੨੫ ॥ 
ਅੱਗੂ ਸਿੱਖ ਮਸੰਦ ਮੇਵਰੇ', 
ਅਰਣ ਬਰਣ' ਸਬਿ ਸੋਹੈਂ। 
ਥੈਲੇ ਭਰੇ ਅਬੀਰ' ਗੁਲਾਲੀ”, 


ਬੁੱਲ੍ਹਾਂ ਰੂਪ ਮੂੰਗਿਆਂ ਵਿੱਚ ਦੰਦਾਂ ਦੀ ਸੋਭਾ ਬਿਜਲੀ ਵਾਂਗ 
ਚਮਕਦੀ ਹੈ। 


'(ਪੁਚੰਡ) ਹਾਥੀ ਦੀ ਸੁੰਡ ਵਰਗੀਆਂ ਬਲਵਾਨ ਬਾਹਾਂ ਹਨ, 
ਜਿਨ੍ਹਾਂ ਨਾਲ ਨਾ ਮਾਰੇ ਜਾ ਸਕਣ ਵਾਲੇ ਵੈਰੀਆਂ ਨੂੰ ਟੁਕੜੇ 
ਟੁਕੜੇ ਕਰ ਦਿੱਤਾ। 

'ਗੁਰੂ ਜੀ ਦੇ ਕੰਨਾਂ ਵਿੱਚ ਕੁੰਡਲਾਂ ਦੀ ਗੱਲ ਕਵੀ-ਕਲਪਣਾ ਹੀ 
ਜਾਪਦੀ ਹੈ। ਗੁਰੂਬਾਣੀ ਅੰਦਰ ਤਾਂ ਚੰਗੇ ਗੁਣਾਂ ਦੇ ਗਹਿਣੇ 
ਪਾਉਣ ਦਾ ਉਪਦੇਸ਼ ਹੈ- 'ਮਨ ਮੋਤੀ ਜੇ ਗਹਿਣਾ ਹੋਵੈ।' ਨੱਕ 
ਕੰਨ ਛੇਦਨਾ ਗੁਲਾਮਾਂ ਦੀਆਂ ਨਿਸ਼ਾਨੀਆਂ ਹਨ। ਗੁਰੂ 
ਅਨਮਤੀਆਂ ਦੀਆਂ ਲਿਖਤਾਂ ਸਮਝਣਾ ਚਾਹੀਏ। 

'ਸ੍ਰੇਸ਼ਟ (ਸਿੱਖ) ਧਰਮ ਦੇਰਚਣਹਾਰ ਸਤਿਗੁਰਾਂ ਦੇ ਬੋਲਣ ਸਮੇਂ 
ਗੱਲ੍ਹਾਂ 'ਤੇ ਚੰਚਲ ਕੁੰਡਲ ਹਿਲਦੇ ਹਨ। 
ਮੋਤੀਆਂ ਦੀ ਲੌਬੀ ਮਾਲਾ। “ਮਣੀਆਂ। 


'ਜਾਣੌ ਮੁਖ ਰੂਪ ਚੰਦ ਕੋਲ ਅਨੇਕ ਤਰ੍ਹਾਂ ਦੇ ਬਹੁਤੇ ਤਾਰੇ 
ਚਮਕਦੇ ਤੇ ਡਲ੍ਹਕਦੇ ਸੋਹਣੇ ਲੱਗਦੇ ਹਨ। 

'ਸੂਰਜ ਵਰਗੀ। 

'ਸੁੰਦਰ ਚੌਰ ਚੌਹਾਂ ਪਾਸਿਆਂ ਤੋਂ ਝੁਲਦੇ ਹਨ। 

'ਮੋਤੀ। 

'ਭ੍ਰਵੱਟਿਆਂ ਰੂਪ ਧਨੁਸ਼ ਨੂੰ। 


ਚਿੱਟੀ ਪੁਸ਼ਾਕ ਤੇ ਸੁੰਦਰ ਸਰੀਰ (ਐਉਂ) ਦਿਸਦਾ ਹੈ ਜਾਣੋ 
ਇੰਦੂ ਬੈਠਾ ਹੈ। 


ਸੱਜੇ ਪਾਸੇ ਸੋਨੇ ਦੀਆਂ ਚੋਬਾਂ ਵਾਲੇ ਚੋਬਦਾਰ ਅਤੇ ਖੱਬੇ ਪਾਸੇ 
ਬਹੁਤੇ ਸੂਰਮੇ ਖੜੇ ਹਨ। 

'ਅਰਦਾਸੀਏ। 

'ਲਾਲਰੰਗ। 

'ਅਬੀਰ (ਅ: ਅਬੀਰ=ਕਸਤੂਰੀ, ਗੁਲਾਬ, ਕੇਸਰ ਤੇ ਚੰਦਨ 
ਦੀ ਮਿਲਾਵਟ ਤੋਂ ਬਣੀ ਹੋਈ ਇਕ ਤਰ੍ਹਾਂ ਦੀ ਗੁਲਾਲ।) 
ਗ਼ੁਲਾਲ-ਲਾਲੇ ਦੇ ਫੁੱਲ ਦੇਰੰਗ ਦਾ ਸਿੰਘਾੜੇ ਆਦਿ ਦਾ ਰੰਗੀਨ 





726 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਲਤਾ ਕੁਮਿਕੁਮਿ ਕੋ ਹੈ'। 


ਰਹੇ ਉਡਾਇ ਚਲਾਇ ਕੁਮਕੁਮਾ', 


ਤਕ ਤਕ ਪਿਚਕਾ' ਛੋਰਤ। 


ਜਨ ਸੰਧਯਾ ਗੁਰੁ ਪਗ ਲਪਟਾਈ, 


ਘਟਾਂ ਕਿ ਬੂੰਦੈਂ ਡੋਰਤ' ॥੨੬॥ 


ਸਾਜ ਅਵਾਜ ਨਿਕਾਰਤ ਭਰੂਆ', 


ਰਾਗੀ ਰਾਗ ਧਮਾਰੈਂ”। 

ਗਾਵਤ ਭਾਵਤ ਕਰਤ ਹਾਸਰਸ, 
ਕੋ ਕਿਹ ਦੇਵਤ ਗਾਰੈਂ। 

ਸਿੱਖ ਮਸੰਦ ਬਿੰਦ ਗੁਰ ਸੂਰ, 
ਸੰਗ ਉਮੰਗ ਖਿਲੈ ਹੈਂ”। 


ਰੰਗ ਉਲੀਚਤ' ਭੀਚਤ ਪਿਚਕਾ? 


ਅਲਤਾ ਮੂਠ ਚਲੈ ਹੈਂ' ॥ ੨੭ ॥ 
ਸੀ ਜਗ ਕੰਤ ਸੰਤ ਸਿੱਖਨ ਪਤਿ, 
ਖੇਲਤ ਹੋਰੀ' ਆਛੇ। 

ਕਰਤ ਕਲੋਲ' ਲੋਲ ਗਤਿ? ਨਰ ਜਿਮ, 
ਬੋਲਤ ਬੋਲ ਬਿਲਾਛੈ'। 
ਖੋਲ੍ਹਨ ਮੁਖ ਝੋਲਨ ਰੋਲਨ ਕੇ, 
ਡੋਲ੍ਹਨ ਰੰਗ ਝਕਝੋਲਨ'। 


ਬੋਲ ਅਮੋਲਨ ਸੰਗ ਠਨਠੋਲਿਨ, 


ਡੋਲਨ ਅਧਿਕ ਕਲੋਲਨ' ॥ ੨੮ ॥ 


ਸਿੱਖ ਮਸੰਦ ਬ੍ਰਿੰਦ ਪਰਧਾਨੇ', 
ਪਗੇ ਪ੍ਰੇਮ ਹੁਲਸੈ ਕੈ'। 


ਆਟਾ। 

।ਅਲਤਾ-ਲਾਖ ਤੋ' ਬਣੇ ਹੋਏ ਇਕ ਤਰ੍ਹਾਂ ਦੇ ਲਾਲਰੰਗ ਦੀ 
(ਕੁਮਿਕੁਮਿ) ਗੁਲਾਬਦਾਨੀ ਭਰੀ ਹੋਈ ਹੈ। 

'ਲਾਖ ਦੇ ਗੋਲੇ, ਜਿਨ੍ਹਾਂ ਵਿੱਚ ਗੁਲਾਲ ਭਰ ਕੇ ਹੋਲੀ ਦੇ ਮੌਕੇ 
ਚਲਾਈਦੇ ਹਨ। ਇਹ ਇਤਨੇ ਪਤਲੇ ਤੇ ਭੁਰਭੁਰੇ ਹੁੰਦੇ ਹਨ ਕਿ 
ਜ਼ਰਾ ਵੀ ਠੋਹਕਰ ਵਜਣ ਤੋਂ ਫਟ ਜਾਂਦੇ ਹਨ ਤੇ ਗੁਲਾਲ ਖਿਲਰ 
ਜਾਂਦਾ ਹੈ। 

'ਪਿਚਕਾਰੀਆਂ। 


(ਕਿ) ਜਾਣੋ ਬਦਲੀਆਂ ਬੂੰਦਾਂ ਡੋਲ੍ਹਦੀਆਂ ਹਨ। 
'ਸਾਜ਼ ਵਜਾਉਣ ਵਾਲੇ। 
ਇਕ ਰਾਗ ਦਾ ਨਾਮ। 


'ਖੇਡਦੇ ਹਨ। 

'ਪਿਚਕਾਰੀਆਂ ਨੂੰ (ਭੀਚਤ) ਦਬਾ ਕੇਰੰਗ (ਉਲੀਚਤ)। 
2ਛਿੜਕਦੇ ਹਨ। 

'ਸੰਘਾੜੇ ਦੇ ਆਟੇ ਦੀਆਂ ਮੁੱਠਾਂ (ਭਰ ਕੇ) ਚਲਾਉਂਦੇ ਹਨ। 


'ਹੋਲੀ। 
'ਕੌਤਕ। “ਚੰਚਲ ਚਾਲ। 
'ਵਿਲੱਖਣ, ਅਸਚਰਜ। 


'(ਗੁਲਾਲ ਦੇ) (ਰੋਲਨ) ਮਿਲਾਉਣ ਵਾਸਤੇ ਥੈਲਿਆਂ 
(ਝੋਲਿਆਂ) ਦੇ ਮੂੰਹ ਖੋਲ੍ਹਦੇ ਹਨ ਤੇ (ਝਕਝੋਲਨ) ਜ਼ੋਰ ਨਾਲ 
ਝਟਕਾ ਦੇ ਕੇਰੰਗ ਡੋਲ੍ਹਦੇ ਹਨ। 


'ਅਮੋਲਕ ਬਚਨਾਂ ਨਾਲ ਠੱਠਾ ਮਖ਼ੌਲ (ਕਰਦੇ ਹਨ) ਅਤੇ 
ਬਹੁਤੇ ਕੌਤਕਾਂ ਵਿੱਚ (ਡੋਲਨ) ਝੂਲਦੇ ਫਿਰਦੇ ਹਨ। 
'ਬਹੁਤੇ ਮੁਖੀ। 


'ਖ਼ੁਸ਼ ਹੋ ਕੇ ਪ੍ਰੇਮ 'ਚਰੰਗੇ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 727 


ਡਾਰ ਅਬੀਰ ਅਤਰ ਛਿਰਕਾਵਤ, 
ਗੁਰੁ ਪਰ, ਮੋਦ ਬਢੈ ਕੈ। 

ਤਿਨ ਪਰ ਭੀ ਗੁਰੁ ਭਰਿ ਮੁਠਿ ਅਲਤਾ', 
ਲਾਘਵਤਾ ਕਰਿ' ਡਾਰੈਂ। 

ਮੀਂਡੈਂ ਮੁਖ ਡਾਢੀ ਪਰ ਜਬਰਨ', 

ਹਾਸ ਬਿਲਾਸ ਉਚਾਰੈਂ ॥੨੯॥ 

ਮਾਨ ਸੇਯ ਮਹਾਂਨ ਸਿੱਖ ਨਿਜ', 

ਸੰਗ ਉਮੰਗ ਖਿਲੈ ਹੈਂ”। 

ਗੁਰੁ ਸਿੱਖਨ ਕੋ ਮੇਲ ਸੁਹੇਲਾ' 

ਹਲਤ ਪਲਤ ਸੁਖ ਦੈ ਹੈਂ। 

ਤੀਨ ਦਿਵਸ ਨਿਤ ਏਕ ਜਾਂਮ' ਗੁਰੁ, 
ਮੇਲ ਖੇਲ ਇਮ ਕਰ ਕੈ। 

ਤਾਰੇ ਸਿਖ ਅਪਾਰੈਂ ਭਵ ਤੇ, 

ਕ੍ਰਿਪਾ ਦ੍ਰਿਸ਼ਟਿ ਨਿਹਰ ਕੈ ॥੩੦॥ 
ਹੋਲਾ ਮੇਲਾ ਪੂਰਨ ਕਰ ਕੈ, 

ਪੂਰਨ ਗੁਰ ਪੁਨ ਤੂਰਨ । 

ਬਡ ਦਰਬਾਰ ਕਰਯੋ ਦਿਨ ਚਤੁਰਥ, 
ਸਿਖ ਮਸੰਦ ਸੰਪੂਰਨ। 

ਭੇਜਿ ਨਕੀਬ' ਬੁਲਾਏ ਆਏ, 

ਜੇਵਰ ਤੇਵਰ' ਸਜ ਕੈ। 

ਭਾਇਨ ਬਿਬਿਧਿ ਉਪਾਇਨ ਲਯਾਇਨ', 
ਅਰਪਾਇਨ ਹਿਤ ਲਜ ਕੈ' ॥੨੧॥ 
ਇਤ ਗੁਰੁ ਭ੍ਰਿਤਨ' ਫਰਸ਼ ਸਰਸ ਕਰਿ”, 
ਤਨਯੋ ਬਿਤਾਨਾਂ' ਪਾਵਨ। 

ਝਾਲਰ ਜਰੀ ਝਮਕ ਝੁਕ ਝੂਲਤ, 
ਮੁਕਤਾ ਲਰੀ ਸੁਹਾਵਨ'। 


ਜਰੇ ਜਵਾਹਰ ਜਗਮਗਾਤ ਅਤਿ', 
ਕੰਚਨ ਥੰਭ ਬਿਰਾਏ'। 
ਬਡ ਮਸਨੌੰਦ ਅਮੰਦ ਦੀਹ ਦੁਤਿ, 


'ਦੇਖੋ ਬਿਸ੍ਰਾਮ ੨੮ ਦੇ ਅੰਕ ੨੬ ਦੀ ਪੈਰ ਟਿੱਪਣੀ। 
'ਫੁਰਤੀ ਕਰਕੇ। 
'ਜ਼ਬਰਦਸਤੀ ਮੂੰਹ ਅਤੇ ਮੁਖ ਉਪਰ (ਮੀਂਡੈ) ਮਲ ਦੇਂਦੇ ਹਨ। 


'ਮਹਾਨ ਸਿੱਖ ਆਪਣੀ ਕਲਿਆਣ ਮੰਨ ਕੇ। 
!ਖੇਡਦੇ ਹਨ। 
'ਗੁਰਾਂ ਦਾ ਮੇਲ ਸਿੱਖਾਂ ਨੂੰ ਸੁਖਦਾਈ ਹੈ। 


'ਪਹਿਰ। 


'ਬੁਲਾ ਕੇ ਲਿਆਉਣ ਵਾਲਾ ਸੇਵਾਦਾਰ। 
/ਗਹਿਣੇ ਤੇ ਕੱਪੜੇ। 

'ਭਾਵਨਾ ਨਾਲ ਅਨੇਕ ਤਰ੍ਹਾਂ ਦੀਆਂ ਭੇਟਾ ਲਿਆਉਂਦੇ ਹਨ। 
'ਅਰਪਣ ਵਾਸਤੇ [ਲਜ ਕੈ) ਲੱਝ ਕੇ ਭਾਵ ਲੱਭ ਕੇ। 
ਸੇਵਾਦਾਰਾਂ ਨੇ। “ਸੁੰਦਰ ਵਿਛਾਈ ਕਰਕੇ। 

'ਚੰਦੋਆ। 


'ਜਰੀ ਦੀ ਝਾਲਰ ਝੁਕ ਕੇ ਝੂਲਦੀ ਤੇ ਚਮਕਦੀ ਹੈ ਅਤੇ 
ਮੋਤੀ ਦੀਆਂ ੪ ਦੀ ੪. 4 ਹੀ (ਨੀ 

'ਬਹੁਤ ਚਮਕਦੇ ਹਨ। 

'ਸੋਨੇ ਦੇ ਥੰਮ ਭਾਵ ਚੋਬਾਂ ਖੜੀਆਂ ਕੀਤੀਆਂ। 





728 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੁਲੰਦ ਉਪਧਾਂਨ ਸੁਹਾਏ' ॥ ੩੨॥ 


ਤਾਂ ਪਰ ਲਗੋ ਚੰਦੋਆ ਚਮਕਤ, 
ਚਕਿਤ ਚਿੱਤ ਚਖਿ ਦੇਖੈਂ”। 


ਸੁਚ ਮਖਤੂਲ ਮੁਕੈਸ਼ੀ ਝਾਲਰ' 


ਲਾਲਨ ਲਰੀ ਬਿਸੇਖੈਂ”। 
ਪਦਮਰਾਗ ਆਦਿਕ ਮਨਿ ਅਨਗਨ, 
ਜਟਯੋ ਚਾਂਦ ਮਧ ਚਮਕੈ'। 


ਛੱਬਾ ਛੁੱਟਮੋ ਚਿੰਤ ਮਨਿ ਕਾ ਵਿਚ', 
ਨੀਲਮ ਹੀਰੇ ਦਮਕੈਂ! ॥੩੨॥ 

ਕਹਿ ਨ ਸਕੈ ਸਾਰਦ' ਅਹਿ? ਸਬਿ ਛਬਿ” 
ਤਬਿ ਕਬਿ ਕੋਨ ਸੁਨਾਵੈਂ। 

ਰਵਿ ਸਸਿ ਸੰਪਾ ਉਡਗਨ ਸਿਮਟੇ”, 


ਆਖਰ ਇਹੀ ਬਤਾਵੈਂ। 
ਪੁਨ ਗੁਰੁ ਪੁਰਨ ਸਜਿ ਲਵਾਸ' ਸਬਿ, 


ਤੂਰਨ ਆਇ ਥਿਰਾਏ। 

ਤੇਗ ਬਹਾਦਰ, ਸੂਰਜ ਮਲ ਜੀ, 
ਅਨੀਰਾਇ ਸੰਗ ਆਏ ॥ ੩੪ ॥ 

ਬਹੁ ਸਿਤਕਾਰ ਪਿਆਰ ਸੈਂ ਭੁਜ ਗਹਿ', 
ਨਾਤੀ' ਨਿਕਟਿ ਬਿਠਾਏ। 

ਜੇਵਰ ਜੇਵਰ ਜਰੇ ਜ੍ਰਾਹਰ', 
ਤੇਵਰ' ਅੰਗਨ ਸੁਹਾਏ। 

ਉਮਰ ਨਵੀਨ ਮ੍ਰਿਦੁਲ' ਨਿੰਮੂ ਅਤਿ, 
ਸੁੰਦੂ ਸਾਂਤਿ ਸੂਰੂਪੰ। 

ਸਮ ਸਸਿ ਸਦਨ ਅਨੂਪੰ' ॥੩੫॥ 


'ਬਹੁਤੀ ਸੋਭਾ ਵਾਲੀ ਵੱਡੀ ਗੱਦੀ ਚਮਕਦੀ ਹੈ ਤੇ ਉੱਚੇ ਸਰਹਾਣੇ 
ਸੋਹਣੇ ਲੱਗਦੇ ਹਨ। 


'ਅੱਖਾਂ ਨਾਲ ਦੇਖਣ ਵਾਲੇ ਦੇ ਚਿੱਤ ਨੂੰ ਚਕ੍ਰਿਤ (ਹੈਰਾਨ) ਕਰ 
ਦੇਂਦਾ ਹੈ। 

'ਸੁੱਚੇਰੇਸ਼ਮ ਤੇ ਮੁਕੈਸ਼ ਵਾਲੀ ਝਾਲਰ ਹੈ। (ਮੁਕੈਸ਼-ਚਾਂਦੀ ਦੀਆਂ 
ਪਤਲੀਆਂ ਤੇ ਚਪਟੀਆਂ ਤਾਰਾਂ।) 

'ਲਾਲਾਂ ਦੀਆਂ ਬਹੁਤੀਆਂ ਲੜੀਆਂ ਹਨ। 


'ਲਾਲ ਕੰਵਲ ਵਰਗੇਰੰਗ ਦੀਆਂ ਅਣਗਿਣਤ ਮਣੀਆਂ (ਦਾ 
ਬਣਾ ਕੇ) ਜੜਿਆ ਹੋਇਆ ਚੰਦ (ਚੰਦੋਏ ਦੇ) ਵਿਚਕਾਰ 
ਚਮਕਦਾ ਹੈ। 

'ਵਿਚਕਾਰ ਚਿੰਤਾਮਣੀ ਦਾ ਛੱਬਾ ਲਟਕ ਰਿਹਾ ਹੈ। 

'ਚਮਕਦੇ ਹਨ। 

'ਸਰਸੁਤੀ। “ਸ਼ੇਸ਼ ਨਾਗ। “ਸੋਭਾ। 


'ਸੂਰਜ, ਚੰਦੂਮਾ, ਸੰਪਾਤੀ ਤੇ ਬਹੁਤੇ ਤਾਰੇ ਇਕੱਠੇ ਹੋਏ ਹੋਏ 
ਹਨ। (ਸੰਪਾਤੀ- ਸੂਰਜ ਦੇਰਥਵਾਹੀ ਅਰੁਣ ਦਾ ਛੋਟਾ ਪੁੱਤਰ, 
ਜੋ ਜਟਾਯੂ ਦਾ ਛੋਟਾ ਭਰਾ ਸੀ।] 


ਪੁਸ਼ਾਕ ਸਜਾ ਕੇ। 


ਬਾਂਹ ਫੜ ਕੇ। 

ਪੋਤ੍ਰੈ (ਸੂਹੀ ਗੁਰੂ ਹਰਿਰਾਇ ਸਾਹਿਬ ਜੀ ਨੂੰ)। 

'ਜਿਹੜੇ ਗਹਿਣਿਆਂ ਵਿੱਚ ਸੁੇਸ਼ਟ ਜਵਾਹਰ ਜੜੇ ਹੋਏ ਸਨ। 
'ਕਪੜੇ, ਪੁਸ਼ਾਕੇ। 

'ਕੋਮਲ। 


'ਉਪਮਾਰਹਿਤ ਚੰਦ ਦੇ ਘਰ (ਭਾਵ ਮੰਡਲ) ਵਰਗੇ ਗੁਰਾਂ ਦੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 729 


ਪੇਖਿ ਸੁਰੇਸ' ਧਨੇਸ? ਚਕਿਤ ਹੂ”, 
ਗੁਰ ਕੀ ਬਿਭੋ' ਮਹਾਨੰ। 

ਜਨ ਸੁਰ ਸਭਾ ਸਹਿਤ ਮਘਵਾ ਲੌ', 
ਸੋਹਿਤ ਗੁਰੁ ਭਗਵਾਨੰ। 

ਮਤ ਕੋਊ ਮਨ ਮਾਨੈ ਮਿਖਾ', 
ਉਸਤਤਿ ਕਵਿ ਨੈ ਗਾਈ। 

ਅਚਰਜ ਨਹੀ ਸਾਚ ਹੀ ਹੂੰ ਹੈਂ, 
ਜਹਾਂ ਗੁਰੂ ਜਗ ਸਾਂਈ ॥ ੨੬॥ 
ਕੀਰਤਨ ਕਰੈ ਰਬਾਬੀ ਰਾਗੀ, 

ਜੋ ਸੁਨਿ ਗੰਧੂਬ ਚੱਕੈਂ”। 

ਛਰੀ ਜਰਾਵ ਜਰੀ ਗਹਿ ਠਾਂਢੇ, 
ਸੇਵਕ ਨਿਜ ਨਿਜ ਮੌਕੇ”। 


ਜਨ ਗਨ ਗੁਰੁ ਦਿਸ ਦਰਸੈਂ ਇਕ ਟਕ, 


ਪਰਮ ਪ੍ਰੇਮਰਸ ਘੂਟੈਂ'। 


ਪੌਖੈਂ' ਗੁਰੁ ਸੁ ਦ੍ਰਿਸ਼ਟਿ ਕਰਿ ਸਥਿ ਕੋ 
ਸਿੱਖ ਚਾਰ ਫਲ ਲੂਟੈਂ ॥੩੭॥ 

ਪੁਨ ਗੁਰੁ ਭੋਗ ਪਵਾਇ ਸ਼ਬਦ ਕਾ 
ਉਠਿ ਅਰਦਾਸ ਸੁਧੈ ਕੇ। 

ਸੀ ਹਰਿਰਾਇ ਤਈਂ ਨਿਜ ਗਾਦੀ, 
ਉਪਰ ਭਲੇ ਬਿਨੈ ਕੈ। 

ਬ੍ਰਿਧ ਅੰਸ' ਸ੍ਰੀ ਭਾਨੇ ਜੀ ਤੇ, 


ਕੇਸਰ ਤਿਲਕ ਕਰੈ ਕੈ। 
ਪੈਸੇ ਪਾਂਚ ਨਲੇਰ ਏਕ ਧਰਿ, 
ਤੀਨ ਪੁਕ੍ਮਾਂ ਲੈ ਕੈ ॥੩੮॥ 
ਨੌਦਨ ਨੌਦਨ ਤਾਂਈਂ'। 


ਮੁਖ ਦਾ ਬਹੁਤ ਪ੍ਰਕਾਸ਼ ਪ੍ਰਤੱਖ ਹੀ ਚਮਕਦਾ ਹੈ। 
'ਇੰਦੂ। “ਕੁਬੇਰ। “ਹੈਰਾਨ ਹੋ ਜਾਂਦੇ ਹਨ। 
'ਬਿਭੂਤ, ਸੱਮਗ੍ਰੀ। 

'ਇੰਦੂ ਵਾਂਗ। 


'ਝੂਠੀ। 


'ਤੁੱਬਕ ਉਠਦੇ ਹਨ। 


'ਜੜਾਉ ਜੜੀਆਂ ਛਟੀਆਂ (ਭਾਵ ਛੋਟੀਆਂ ਚੋਬਾਂ) ਫੜ ਕੇ 
ਸੇਵਕ ਆਪੋ ਆਪਣੇ ਟਿਕਾਣਿਆਂ 'ਤੇ ਖੜੇ ਹਨ। 


'ਘੁੱਟਾਂ ਭਰਦੇ ਹਨ ਭਾਵ ਮਸਤ ਹੋ ਰਹੇ ਹਨ। 
ਪੁਸੰਨ ਕਰਦੇ ਹਨ। 


'ਬਾਬਾ ਬੁੱਢਾ ਜੀ ਦੀ ਉਲਾਦ ਭਾਵ ਬਾਬਾ ਜੀ ਦਾ ਪੋਤਰਾ ਭਾਈ 
ਸੁਵਣ ਜੀ ਦਾ ਪੁੱਤਰ। 


'ਜਗਤ ਦੇ ਬੰਦਨਾ ਕਰਨ ਯੋਗ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 
ਜੀ ਨੇ) ਆਪਣੇ ਪੁੱਤਰ (ਬਾਬਾ ਗੁਰਦਿੱਤਾ ਜੀ) ਦੇ ਪੁੱਤਰ (ਸ੍ਰੀ 
ਗੁਰੂ ਹਰਿਰਾਇ ਜੀ) ਨੂੰ ਨਮਸਕਾਰ ਕੀਤੀ। 





730 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਲਗੀ ਜਿਗਾ ਅਮੋਲ ਸਿਰੇਪਾ, 
ਦੀਨੇ ਸਹਿ ਗੁਰਜਾਈ। 

ਪੁਨ ਸੁਨਾਇ ਸਬਿ ਕੇ ਗੁਰੁ ਭਾਖਜੋ, 
ਇਨ ਕੋ ਮਮ ਬਪੁ' ਮਾਨਯੋ। 

ਰਾਗ ਰੋਖ ਬਿਨ ਤੀਨੋ ਪੁੱਤਨ, 

ਝਟ ਉਠਿ ਬੰਦਨ ਠਾਨਯੋ ॥ ੩੯ ॥ 
ਪੁਨਾ ਮਸੰਦਨ ਸੇਲੀ' ਟੋਪੀ, 

ਮਾਲਾ ਚੋਲੇ ਦੀਏ। 

ਸੋ ਉਠਾਇ ਹਰਿ ਰਾਇ ਪਾਇ ਤਨ, 
ਅਧਿਭੁਤ ਦੁਤਿ ਯੁਤ ਥੀਏ। 

ਪੁਨ ਭਾਂਨੇ ਅੱਸੂ ਉਮਦਾ' ਕਲਗੀ, 
ਜਿਗਾ ਜਰਾਊ ਅਰਪੇ। 

ਕਲਗੀ ਜਿਗਾ ਦੁਸ਼ਾਲਾ ਸਰ ਹਯ, 
ਜੋਧ ਸ਼ਾਹਿ ਸਮਰੱਪੇ ॥੪੦॥ 

ਲਾਲ ਚੰਦ ਲੌ ਸਿੱਖਨ। 

ਜਥਾ ਸ਼ਕਤਿ ਜ਼ੇਵਰ ਹਯ ਬਸਤ੍ਰ, 
ਮੁਕਤਾ' ਦਏ ਬਿਲੱਖਨ”। 

ਲਗੇ ਅੰਬਾਰ' ਅਪਾਰ ਅੱਗੂ ਗੁਰ, 
ਬੇਸ਼ੁਮਾਰ ਧਨ ਆਯੋ। 

ਸੀ ਹਰਿਰਾਇ ਹਾਥ ਤੈ ਗੁਰੁ ਭੀ, 
ਭ੍ਰਿਤਹਿਂ ਬਹੁਤ ਧਨ ਦਿਯਾਯੋ' ॥ ੪੧॥ 
ਤੋਰ ਦਰਿੱਦੂ ਦਏ ਜਾਚਕਨ', 

ਜੇ ਗੁਰੁ ਸਨਮੁਖ ਆਏ। 

ਪੇਖਿ ਲੋਗ ਨ੍ਿਪ ਅਚਰਜ ਮਾਨੈ, 
ਜਹਾਂ ਜਹਾਂ ਵਹਿ ਜਾਏ। 

ਸੀ ਹਰਿਰਾਇ ਅਗਾਰੀ ਨਿਧਿ ਸਿਧਿ, 
ਸਮੁੱਥਤਾ' ਸਭਿ ਆਈ। 

ਬਦਨ ਸਦਨ ਦੁਤਿ' ਤਤਛਿਨ ਹੋਯੋਂ, 
ਮਦਨ' ਨਿਹਾਰ ਲਜਾਈ ॥੪੨॥ 


ਮੇਰਾ ਸਰੂਪ। 


ਦੇਖੋ ਬਿਸਰਾਮ ੬ ਦੇ ਅੰਕ ੭ ਦੀ ਪੈਰ ਟਿੱਪਣੀ ੨। 


'ਮੋਤੀ। “ਵਿਲੱਖਣ, ਅਨੌਖੇ। 
'ਢੇਰ। 


ਨੌਕਰਾਂ (ਤੇ ਗ਼ਰੀਬਾਂ) ਨੂੰ ਦੁਆਇਆ। 
'ਮੰਗਤਿਆਂ ਦਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) | 


ਬਡ ਉਤਸ਼ਾਹਿ ਉਮਾਹਿ ਪੇਖਿ ਸਿੱਖ, 

ਚਾਹਿਂ ਬਿਦਾ ਸਬਿ ਹੋਏ। 

ਪੈ ਖਸ਼ਟਮ ਗੁਰੁ ਅਬਿ ਤਨ ਤਜ ਹੈਂ, 

ਸਮਝ ਇਹੈ ਦੁਖ ਪੋਏ'। 'ਦੁੱਖ 'ਚ ਪਰੋਏ ਗਏ, ਦੁੱਖ 'ਚ ਵਿੰਨ੍ਹੇ ਗਏ। 

ਆਸਿਖ' ਆਇਸ£ ਸੀਖਯਾ ਗੁਰੁ ਤੈ, 'ਅਸ਼ੀਰਵਾਦ। “ਆਗਿਆ। 

ਲੈ ਸਿਖ ਨਿਜ ਨਿਜ ਪੁਰ ਕੋ। 

ਚਲੇ ਕਹਿਤ ਜਸ ਗੁਰੁ ਕੋ ॥੪੨॥ 

ਪੁਨ ਗੁਰੁ ਅੰਤਹਿ ਪੁਰ' ਜਬਿ ਪਹੁੰਚੇ, 

ਮਰਵਾਹੀ ਰਿਸ ਕੱਢ ਕੈ'। 

ਕਹਜੋ ਪੌਤ ਕੋ ਦਈ ਗੁਰਿਯਾਈ, 

ਲਾਇਕ ਪੁੱਤ੍ੂਨ ਛੱਡ ਕੈ। 

ਬਡ ਪੌਤ੍ਰ ਨੇ ਛਲ ਬਲ ਕਰਿ ਭਲ, 

ਪੁਰ ਕਰਤਾਰ ਸੰਭਾਰਾ। 

ਗੁਰੂ ਗੁੰਥ ਜੀ ਭੀ ਢਿਗ ਰਾਖਯੋ, 

ਜਿਸ ਪਰ ਕਰੈ ਗੁਜਾਰਾ ॥੪੪॥ 

ਜਬਿ ਲਗ ਤੁਮ ਹੋ ਤਬਿ ਲਗ ਹੀ ਹਮ, 

ਇਸ ਪੁਰ ਮਾਂਹਿ ਰਹੈ ਹੈਂ। 

ਪਾਛੇ ਕਰਿ ਹਰਿਰਾਇ ਸ਼ਰੀਕਤ' 

ਛੀਨ ਸਬੀ ਕੁਛ ਲੈਹੈਂ। 

ਤਾਂ ਤੇ ਔਰ ਠੌਰ ਕਿਤ ਹਮਹੂੰ, 

ਜਾਇ ਬਿਰੈ ਹੈਂ ਅਬਿ ਹੀ। 

ਸੁਨਿ ਗੁਰ ਬਹੁ ਧੀਰਜ ਦੈ ਭਾਖ੍ਯੋ, 

ਕਰੋ ਨ ਚਿੰਤਾ ਕਬਿ ਹੀ ॥੪੫॥ 

ਗੁਰੁ ਕਾ ਪੰਥ ਬਢੈ ਬਹੁ ਜਗ ਮੈਂ, 

ਇਨੈਂ ਕਮੀ ਨਹਿ ਕਾਈ। 

ਇਨ ਪੀਛੈ ਬਹੁ ਕਰੈਂ ਗੁਜਾਰਾ, 

ਪੈਹੈਂ ਕਬੀ ਗੁਰਿਜਾਈ”"। "ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਿਆਈ 
ਵੱਲ ਇਸ਼ਾਰਾ ਹੈ। 

ਸੂਰਜ ਮਲ ਕੀ ਸੂਰਜ ਕੇ ਸਮ, 





732 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਸਤਿ' ਬਡ ਪ੍ਰਕਾਸੈ। 'ਉਲਾਦ। 

ਬੈਨ ਐਨ ਸਤ ਪਤਿ ਕੇ ਸੁਨਿ ਮਨਿ, 

ਭਈ ਮੋਦ ਵਹਿ ਖਾਸੈ' ॥੪੬॥ 'ਆਪਣੇ ਆਪ ਵਿੱਚ। (ਅ) ਬਹੁਤ। 

ਪੁਨਾ ਨਾਨਕੀ ਜੀ ਅਵਸਰ' ਪਿਖਿ, ਸਮਾਂ, (ਅ) ਵਿਹਲ। 

ਕਰਿ ਬੰਦਨ ਅਸ ਭਾਖਜੋ। 

ਮਮ ਸੁਤ ਸੂਧ' ਬਿਹਾਰ ਨ ਜਾਨੈ, 'ਸਿੱਧੇ ਸੁਭਾਵ ਵਾਲਾ। 

ਇਸ ਹਿਤ ਤੁਮ ਕਯਾ ਰਾਖ੍ਯੋ। 

ਇਕ ਸੁਤ ਅਟਲਰਾਇ ਮਮ, 

ਤੁਮਰੇ ਕੋਪ ਹੋਨ ਤੈ ਮਰਯੋ। 

ਅਬਿ ਫਿਰ ਹਮੈ ਤੁਮਾਰੇ ਪੀਛੈ, 

ਕਬੈ ਸ੍ਰੀਕਨ ਛਰਯੋ' ॥੪੭॥ 'ਕਦੋਂ ਸ਼ਰੀਕਾਂ ਨੇ ਛੱਡਿਆ। 

ਸੁਨਿ ਘਰਨੀ ਤੈ' ਤਾਨ੍ਹੇ ਬਾਨੀ”, 'ਘਰ ਵਾਲੀ (ਮਾਤਾ ਨਾਨਕੀ ਜੀ) ਤੋਂ। “ਮਿਹਣਿਆਂ ਵਾਲੇ 
ਬਚਨ | 

ਕੁਛ ਰਿਸ ਗੁਰ ਉਰਿ ਆਈ। 

ਤਿਸ ਦਿਸ ਫੈਂਕ' ਰੁਮਾਲ ਹਾਥ ਕਾ, ਸੁੱਟ ਕੇ। 

ਕਹਯੋ ਲੇਹੁ ਗੁਰਜਾਈ। 

ਸਾਥ ਕਲੇਸ਼ ਲਈ ਦੁਖ ਦੈ ਹੈ, 

ਸਿਰ ਲੌ ਦੈਨੋ ਪੈ ਹੈ। 

ਪੈ ਤੁਵ ਨੰਦਨ ਕੇ ਘਰ ਨੰਦਨ, 

ਜਗ ਬੰਦਨ ਬਿਦਤੈ ਹੈ ॥੪੮॥ 

ਅਰਿ ਅਖੰਡ ਬਲਵੰਡੈ'। 'ਤਿੱਖੇ ਜੰਗ ਰਚ ਕੇ ਬਲਵਾਨ ਵੈਰੀਆਂ ਨੂੰ (ਅਖੰਡ) ਲਗਾਤਾਰ 
ਨਾਸ ਕਰੇਗਾ। 

ਧਰਾ, ਅਡੰਡਨ ਡੰਤੈ'। 'ਬਹੁਤੇ ਧੜ ਸਿਰ ਤੇ ਮੂੰਹ ਧਰਤੀ 'ਤੇ ਖਲਾਰ ਦੇਵੇਗਾ ਅਤੇ 
(ਅਡੰਡਨ) ਆਕੀਆਂ ਨੂੰ ਡੰਡ ਦੇਵੇਗਾ। 


ਮੰਤੈ ਨਿਜ ਜਸ ਅੰਡ ਬੁਹਮੰਡੈ, 
ਮਤ ਪਖੰਡ ਗਨ ਖੰਡੈ'। 'ਆੰਡੇ ਦੀ ਸ਼ਕਲ ਦੇ ਬੁਹਮੰਡ ਵਿੱਚ ਆਪਣਾ ਜਸ ਫੈਲਾਵੇਗਾ 
ਅਤੇ ਸਾਰੇ ਪਾਖੰਡੀ ਮੱਤਾਂ ਦਾ ਖੰਡਨ ਕਰੇਗਾ। 


ਮਾਰਤੰਡ ਆਖੰਡਲ ਕੇ ਸਮ, 
ਹਰ ਹੈ ਚੰਡ ਬਰਬੰਡੈ' ॥ ੪੯ ॥ 'ਸੂਰਜ ਤੇ ਇੰਦੂ ਵਾਂਗ ਤਿਖੇ ਤੇ ਬਲਵਾਨ ਹੋਣਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 733 


ਬੀਰ ਬਲੀ ਬਡ ਪੰਥ ਚਲੈ ਹੈ, 

ਖ੍ਰੋ ਹੈ' ਤੁਰਕਨ ਸ਼ਾਹੀ। 

ਮੀਰੀ ਪੀਰੀ ਐ ਜਗ ਗੀਰੀ' 
ਹਿੰਦੁਨ ਹੱਦ ਰਖਾਹੀ'। 

ਗੁਰੁ ਘਰ ਕਾ ਬਡ ਦੀਪਕ ਹ੍ਹੈ ਹੈ, 
ਕਰੈ ਕਮਾਲ ਉਜਾਲਾ'। 

ਪੈ ਤਿਸ ਹੀ ਲੌ ਰਹਿ ਗੁਰ ਗਾਦੀ, 
ਪਾਛੇ ਪੰਥ ਬਿਸਾਲਾ ॥੫੦॥ 
ਇਤਯਾਦਿਕ ਭਾਵਿੱਖਤ ਬਾਚ' ਬਹੁ, 
ਜਬਿ ਗੁਰੁ ਖਸਟਮ ਟੇਰੇ'। 'ਕਹੇ। 
ਪਾਂਹਨ ਲੀਕ ਅਲੀਕ ਨੀਕ ਸਬਿ, 


ਸਚ ਲਖਿ ਨਿਜ ਪਤਿ ਕੇਰੇ'। 'ਪੱਥਰ ਦੀ ਲੀਕ ਵਾਂਗ ਨਾ ਮਿਟਣ ਵਾਲੇ ਆਪਣੇ ਪਤੀ ਦੇ ਚੰਗੇ 
ਤੇ ਸਾਰੇ ਸੱਚੇ ਬਚਨ ਜਾਣ ਕੇ। 


ਸਰੀ ਨਾਨਕੀ ਭਈ ਮੁਦਤ ਸੁਨਿ, 
ਗੁਰੁ ਘਰ ਨਿਸ ਬਸ ਆਛੈ। 


ਆਏ ਬਾਹਰ ਜਾਹਰ ਈਸ਼ਰ, 

ਜਿਨੈ ਜੁਗੀਸ਼ਰ ਬਾਂਛੈ ॥੫੧॥ 

ਪ੍ਰਭੂ ਹੇਤ ਉਧਾਰਨ ਸਿੱਖਨ, 

ਨਰ ਪਰ ਕ੍ਰਿਆ' ਕਰਹੀਂ। 

ਪੂਰਨ ਬ੍ਰਹਮ ਲਖੇ ਗੁਰੁ ਜਿਨ ਦਿਢ, 

ਸੋ ਭਵ ਸਾਗਰ ਤਰਹੀਂ ॥ ੫੨ ॥ 

ਦੋਹਰਾ: 

ਯਾ ਬਿਧਿ ਜਲਧ ਬਵੇਕ' ਗੁਰੁ, 

ਸਮਾਂ ਬਿਤਾਵਨ ਕੀਨ। 

ਪਿਖਿ ਨਿੰਮੀ ਹਰਿਰਾਇ ਪੁਤਿ, 

ਕਰੈਂ ਸਨੇਹ ਨਵੀਨ ॥੫੩॥ 

ਪੁਮਾਰਥ' ਬਿਵਹਾਰ ਸਬਿ, ।ਆਤਮ ਵਿਦਿਆ। 
ਹਸਤਾਮਲ ਸਮਝਾਨ'। ਹੱਥ 'ਤੇਰੱਖੇ ਔਲੇ ਵਾਂਗ (ਪੁਤੱਖ ਕਰਕੇ) ਸਮਝਾਉਂਦੇ ਹਨ। 
ਪੁਨ ਸਿਖ ਗਨ ਪ੍ਰਵਾਰ ਕੋ, 

ਕਰਿ ਬਿਸ਼ੋਕ' ਦੈ ਗਜਾਨ ॥੫੪॥ 'ਸ਼ੋਕਰਹਿਤ। 





734 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋਠਾ ਜੋ ਇਕ ਪ੍ਰਿਥਮ ਹੀ, 

ਪੁਰੀ ਪਤਾਲ ਮਝਾਰ। 

ਰਚ ਰਾਖਜੋ ਥਾ ਤਹਾਂ ਗੁਰੁ, 
ਪਹੁੰਚੇ ਮਨ ਮੁਦ ਧਾਰ ॥੫੫॥ 

ਚੌਪਈ: 

ਸਿਖ ਮਸੰਦ ਸਕਲ ਪ੍ਰਵਾਰੂ। 

ਤਹਿੰ ਪਹੁੰਚੇ ਸਬਿ ਗੁਰੁ ਸੰਗਾਰੂ। 

ਗੁਰ ਕਾ ਗਵਨ ਪੁਲੋਕ' ਵਿਚਰ ਕੈ। 
ਸ਼ੋਕਾਤ੍' ਸਥਿ ਦ੍ਰਿਗਿ ਜਲ ਭਰ ਕੈ ॥੫੬॥ 
ਚਿੱਤਰ ਲਿਖੇ ਸੇ ਗੁਰੈਂ ਨਿਹਾਰੇ'। 


ਦੇਹ ਗੇਹ ਕੇ ਨੇਹ ਬਿਸਾਰੇ'। 

ਲਗੀ ਬ੍ਰਿਤਿ ਸਬਿ ਕੀ ਗੁਰੁ ਮਾਂਹੀ। 
ਬਾਤ ਨ ਕਰੈ ਕੋਇ ਸੰਗ ਕਾਂਹੀ ॥੫੭॥ 
ਪੈ ਮਨ ਹੀ ਮਨ ਸਥਿ ਇਮ ਕੈਹੈਂ”। 
ਮੰਦ ਭਾਗੀ ਹਮ ਸੰਗ ਨ ਜੈਹੈਂ”। 

ਪੁਨ ਗੁਰਿ ਸਭਿ ਪਰ ਦ੍ਰਿਸ਼ਟਿ ਪਸਾਰੀ। 
ਅਪਨੀ ਸ਼ਕਤਿ ਬ੍ਰਿਸ਼ਟਿ' ਕਰਿ ਭਾਰੀ ॥੫੮॥ 
ਬੁਹਮ ਗਯਾਨ ਸਬਿ ਕੇ ਉਰ ਦਯੋ। 
ਜਿਹ ਪੁਤਾਪ ਉਨਿ ਇਹੁ ਦਿਢ ਠਯੋ'। 
ਤੀਨੋਂ ਕਾਲ ਮਿ੍‌ਖਾ' ਜਗ ਅਹੇ। 
ਬੁਹਮਾਤਮ ਸਾਖੀ ਨਿਤ ਰਹੇ' ॥੫੯॥ 


ਤੀਨ ਅਵਸਥਾ ਗਯਾਤਾ ਜੋਈ'। 


ਨਿਸਚੇ ਹਮ ਆਤਮ ਹੈਂ ਸੋਈ। 

ਦੇਹ ਸਬੰਧ ਹਮੈਂ ਕੁਛ ਨਾਹੀ। 

ਜਨਮਜਯੋ ਇਹੁ ਤਨ ਮਰ ਹੈ ਯਾਹੀ ॥੬੦॥ 
ਮਰਣ ਪ੍ਰਾਣ ਬਿਯੋਗ ਕਲਾਪਕ'। 


ਬੁਹਮਾਤਮ ਹਮ ਨਭ ਜਜਯੋਂ! ਬਿਯਾਪਕ। 


'ਪੁਲੋਕ ਜਾਣ ਭਾਵ ਜੋਤੀ ਜੋਤਿ ਸਮਾਉਣ। 

'ਸ਼ੋਕ ਨਾਲ ਵਿਆਕੁਲ। 

'ਗੁਰਾਂ ਨੇ (ਉਹ ਸਾਰੇ) ਲਿਖੀਆਂ ਤਸਵੀਰਾਂ ਵਰਗੇ (ਜੜੇ ਹੋਏ) 
ਦੇਖੇ। 

'ਸ਼ਰੀਰਾਂ ਤੇ ਘਰਾਂ ਦੇ ਮੋਹ ਭੁਲਾ ਦਿੱਤੇ। 


'ਕਹਿੰਦੇ ਹਨ। 
'ਜਾਵਾਂਗੇ। 
'ਵਰਖਾ। 


ਪੱਕਾ (ਨਿਸਚਾ) ਹੋ ਗਿਆ। 


'ਤਿੰਨਾਂ ਅਵਸਥਾਂ (ਜਾਗਤ ਸੁਪਨ ਤੇ ਸਖੋਪਤ) ਦਾ ਜੋ ਜਾਣੂ 
ਹੈ। 


ਦੇਹ ਨਾਲੋਂ ਪ੍ਰਾਣਾਂ ਦਾ ਵਿਛੋੜਾ ਹੀ ਮਰਣਾ ਕਲਪਿਆ ਹੋਇਆ 
ਹੈ। 
'ਅਕਾਸ਼ ਵਾਂਗ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 735 


ਤਨ ਮਿਥਯਾ ਜਢ ਦੁਖਦ ਨਿਹਾਰੋ। 
ਸਤਿ ਚਿਤ ਆਨੰਦਰੂਪ ਹਮਾਰੋ' ॥੬੧॥ 
ਕਟੈ ਨ ਜਰੈ ਨ ਗਰੈ ਕਦਾਂਹੀ'। 

ਜਨਮ ਮਰਨ ਆਤਮ ਮੈਂ ਨਾਹੀ। 

ਯਾਂਹੀ ਤੈ ਗੁਰੁ ਅਰਜਨ ਰਰੈਂ”। 

'ਨਹ ਕਿਛੁ ਜਨਮੈ ਨਹ ਕਿਛੁ ਮਰੈ' ॥੬੨॥ 
ਇਹ ਵਿਚਾਰ ਸਬਿ ਕੋ ਦਿਢ ਭਯੋ। 

ਭਏ ਬਿਸ਼ੋਕ ਸੋਕ ਸਭਿ ਗਯੋ। 

ਪੁਨ ਬਹਿਰੰਤ੍ਰ ਤੈ ਸੋ ਕੋਠਾ'। 

ਲੇਪਨ ਕੀਨ ਸੁਗੰਧਿਤ ਸੋਠਾ' ॥ ੬੩ ॥ 
ਕੁੰਕਮ' ਚੰਦਨ ਅਗਰ? ਕਪੂਰ। 
ਬਿਬਿਧਾ ਅਤਰ ਛਿਰਕਜੋ ਭੂਰਿ। 

ਮਾਲ ਬਿਸਾਲ ਫੂਲ ਲਰਕਾਈ। 

ਫੈਲ ਸੁਗੰਧੀ ਗਈ ਦਿਸਾਈ' ॥੬੪॥ 
ਡਾਰ ਕੁਸਾਸਨ” ਮ੍ਰਿਦੁਲ ਬਿਛੌਨਾ'। 


ਕੀਨ ਘਿਰਿਤ ਦੀਪਕ ਢਿਗ ਤੋਨਾ'। 

ਤਬਿ ਸਤਿਗੁਰੁ ਸੰਗਤਿ ਪਰ ਸਾਰੀ'। 

ਕ੍ਰਿਪਾ ਦ੍ਰਿਸ਼ਟਿ ਬ੍ਰਿਸ਼ਟਿ' ਕਰਿ ਭਾਰੀ ॥੬੫॥ 
ਕਹਯੋ ਕਰੋ ਸਬਿ ਮੰਗਲ ਚਾਰੂ। 

ਪਢੋ ਸ਼ਬਦ ਸਾਨੰਦ ਉਦਾਰੂ। 

ਹਮ ਜੈਹੈਂ ਅਬਿ ਅਪਨੇ ਧਾਮੂੰ। 

ਕਰਯੋ ਨ ਸ਼ੋਕ ਰਰਯੋ ਸਤਿਨਾਮੂ ॥ ੬੬॥ 

ਸੋ ਪ੍ਰ੍‌ਯਿ ਮਮ' ਜੋ ਕਹਯੋ ਕਮਾਵੈ। 

ਅੰਤ ਸਮੇਂ ਸੋ ਗੁਰੁ ਪੁਰ ਪਾਵੈ। 

ਅਸ ਕਹਿ ਦੈ ਕਰਿ ਸਬਿਨ ਦਿਲਾਸਾ'। 


'ਦੇਖ ਲਿਆ ਹੈ। 
'ਉਹ ਆਤਮਾ ਨ ਕੱਟੀਦਾ ਹੈ ਨ ਸੜਦਾ ਹੈ ਨ ਕਦੇ ਗਲ੍ਹਦਾ ਹੈ। 


'ਕਹਿੰਦੇ ਹਨ। 


'ਫੇਰ ਉਹ ਕੋਠਾ ਅੰਦਰੋਂ ਤੇ ਬਾਹਰੋਂ। 
ਸੁੰਦਰ ਸੁਗੰਧੀਆਂ ਨਾਲ। 
'ਕੇਸਰ। 2ਇਕ ਪੁਕਾਰ ਦੀ ਸੁਗੰਧੀ ਵਾਲੀ ਲੱਕੜੀ। 


'ਸਾਰੇ ਪਾਸੀਂ। 

'ਦੱਭ ਦੇ ਆਸਣ ਦਾ ਕੋਮਲ ਵਿਛਾਉਣਾ ਵਿਛਾ ਕੇ। “ਦੱਭ ਦਾ 
ਆਸਣ ਵਿਛਾਉਣਾ ਤੇ ਕੋਲ ਘਿਉ ਦਾ ਦੀਵਾ ਬਾਲਣਾ ਆਦਿ 
ਰੀਤਾਂ ਦਾ ਸੰਬੰਧ ਹਿੰਦੂ ਧਰਮ ਨਾਲ ਹੈ, ਸਿਖ ਧਰਮ ਨਾਲ 
ਨਹੀਂ। ਗੁਰਬਾਣੀ ਅੰਦਰ ਇਨ੍ਹਾਂ ਰੀਤਾਂ ਦਾ ਜ਼ੋਰਦਾਰ ਖੰਡਨ 
ਮਿਲਦਾ ਹੈ ਜਿਵੇਂ ਕਿ 'ਦੀਵਾ ਮੇਰਾ ਏਕੁ ਨਾਮੁ' ਆਦਿ ਤੋਂ 
ਸਪੱਸ਼ਟ ਹੈ। ਸਤਿਗੁਰਾਂ ਸਬੰਧੀ ਅਜਿਹੀਆਂ ਲਿਖਤਾਂ ਮੰਨਣ 
ਯੋਗ ਨਹੀਂ ਹਨ। 

'ਤਿਸ (ਆਸਨ) ਕੋਲ। 

'ਸਾਰੀ ਸੰਗਤ ਉੱਪਰ। 

'ਵਰਖਾ। 





736 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੀਰਜ ਗਯਾਂਨ ਦੀਨ ਨਿਜ ਖਾਸਾ! ॥੬੭॥ 


ਪੁਨਾ ਜੋਧ ਸ਼ਾਹ ਭਾਨੇ ਤਾਂਈਂ। 

ਕਹਯੋ ਸਾਤ ਦਿਨ ਰਹੋ ਇਥਾਂਈਂ। 
ਸਪਤਮ ਦਿਨ ਹਰਿ ਰਾਇ ਕਿਵਾਰੈ”। 
ਖੋਲ੍ਹੇ, ਪੁਨ ਸੋ ਹਮੈਂ ਨਿਹਾਰੈ ॥ ੬੮॥ 
ਇਮ ਕਹਿ ਪੁਭ ਕੋਠੇ ਮੈਂ ਗਏ। 

ਦ੍ਰਾਰ ਕਿਵਾਰ ਅਸੰਜੁਤ ਕਏ'। 

ਬੈਸੇ ਪਦਮਾਸਨ' ਗੁਰੁ ਈਸ਼ਰ। 


ਜੈਸੋ ਕਰਿ ਹੈਂ ਸਿੱਧ ਜੁਗੀਸ਼ਰ ॥। ੬੯॥ 
ਮਨ ਇੰਦੀ ਕੋ ਰੋਕ ਗੁਸਾਂਈਂ। 
ਨਿਜਾਨੰਦ ਮੈਂ ਬ੍ਰਿਤਿ ਟਿਕਾਈ। 

ਜਦੁ ਪਤਿ ਜਿਮ' ਨਿਰਜਨ ਬਨ? ਮਾਂਹੀ। 


ਜਾਇ ਸਮਾਧੀ ਸਾਧੀ ਆਹੀ' ॥ ੭੦॥ 


ਫੋਰ ਕਪਾਰ' ਗਏ ਤਨ ਤਯਾਗੇ ॥ ੭੧॥ 
ਗੁਰੁ ਆਗਵਨ ਸੁਰਨ ਸੁਨਿ ਫੌਰਨ'। 


ਸਜਿ ਬਿਵਾਂਨ ਬਡ ਉਤਸ਼ਵ' ਤੌਰਨ। 
ਬੁਹਮਾਦਿਕ ਮਿਲਿ ਸਬਿ ਤਹਿਂ ਆਏ। 
ਜੈ ਜੈ ਧੁਨਿ ਕਰ ਸੁਮਨ ਬਸਾਏ' ॥ ੭੨॥ 
ਗੁਰੁ ਹਿਤ ਪੁਨ ਬਿਵਾਂਨ ਇਕ ਆਯੋ। 
ਰਵਿ ਸਸਿ ਸੰਪਾ ਜਨ ਸਿਮਟਾਯੋ'। 


ਮਣ ਗਣਰਚਿਤ ਖਚਤ ਜਗਮਗਹੀਂ'। 


'ਆਪਣੇ ਵੱਲੋਂ ਬਹੁਤਾ। 


'ਬੰਦ ਕਰ ਦਿੱਤੇ। 

'ਸੱਜੇ ਪੱਟ 'ਤੇ ਖੱਬਾ ਪੈਰ ਤੇ ਖੱਬੇ ਪੱਟ ਤੇ ਸੱਜਾ ਪੈਰਰੱਖ ਕੇ ਪਿੱਠ 
ਪਿੱਛੋਂ ਹੀ ਹੱਥ ਕਰ ਕੇ ਸੱਜੇ ਹੱਥ ਨਾਲ ਸੱਜੇ ਪੈਰ ਦਾ ਅੰਗੂਠਾ ਤੇ 
ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ ਫੜਨਾ, ਛਾਤੀ ਤੋਂ ਚਾਰ 
ਉੱਗਲ ਦੀ ਵਿੱਥ 'ਤੇ ਠੌਡੀਰੱਖ ਕੇ ਨੱਕ ਦੀ ਨੋਕ ਉਪਰ ਨਿਗਾਹ 
ਜਮਾਉਣੀ। 


'ਕ੍ਰਿਸ਼ਨ ਵਾਂਗ। ਉਹ ਜੰਗਲ ਜਿੱਥੇ ਕੋਈ ਆਦਮੀ ਨਾ ਹੋਵੇ। 
'ਲਾ ਲਈ ਹੈ। 
'ਟਿਕ ਕੇ। 


'ਵੱਡੇ ਤੜਕੇ, ਅੰਮ੍ਰਿਤ ਵੇਲੇ। “ਜਦੋਂ ਸੱਤਵਾਂ ਦਿਨ ਸ਼ੁਰੂ 
ਹੋਇਆ। 

'ਦਸਮ ਦੁਆਰ ਫੋਂੜ ਕੇ। 

ਦੇਵਤਿਆਂ ਨੇ ਗੁਰਾਂ ਦਾ ਆਉਣਾ ਸੁਣ ਕੇ (ਫੌਰਨ) ਬਹੁਤ 
ਛੇਤੀ। 

'ਢੰਗ ਨਾਲ। 


'ਫੁੱਲਾਂ ਦੀ ਬਰਖਾ ਕੀਤੀ। 


ਜਾਣੋਂ ਸੂਰਜ, ਚੰਦ ਤੇ ਸੰਪਾਤੀ ਇਕੱਠੇ ਕੀਤੇ ਹਨ। 
(ਸੰਪਾਤੀ=ਸੂਰਜ ਦੇਰਥਵਾਹੀ ਅਰੁਣ ਦਾ ਛੋਟਾ ਪੁੱਤਰ ਜੋ 
ਜਟਾਯੂ ਦਾ ਭਰਾ ਸੀ।] 

'ਬਹੁਤੀਆਂ ਮਣੀਆਂ (ਰਚਿਤ) ਘੜ ਕੇ (ਖਚਤ) ਜੜੀਆਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਾਲ ਬਿਸਾਲ ਦੀਪ ਸੇ ਜਗਹੀਂ ॥ ੭੩॥ 
ਪੁਤਲੀ ਚਾਰ ਚਵਰ ਕਰ ਲੀਏ'। 

ਕਲਸ ਉਤੰਗ ਪਤਾਕਾ ਥੀਏ'। 
ਬੇਗਵੰਤ ਅਤਿ ਇਛਜਾ ਚਾਰੀ'। 

ਤਾਂ ਪਰ ਗੁਰੂ ਕਰੀ ਅਸਵਾਰੀ ॥ ੭੪ ॥ 
ਗੀਰਬਾਂਨ' ਸਬਿ ਆਨ ਚੁਫੇਰੇ। 

ਜੈ ਜੈਕਾਰ ਉਚਾਰ ਬਧੇਰੇ। 
ਕੁਸਮਾਂਜਲ' ਭਰਿ ਭਰਿ ਬਰਸਾਂਵੈਂ। 
ਕਲਪ-ਤਰੂ' ਫੁਲ ਮਾਲ ਚਢਾਵੈਂ ॥ ੭੫॥ 
ਦੇਵ ਬਧੂਟੀ' ਅੱਗੂ ਨਾਚੈਂ। 

ਕਮਲਾਸਨ ਅਸਤੋਤੂ ਬਾਚੈ'। 

ਜਿਸ ਸੁਰ ਕੇ ਪੁਰ ਮੈਂ ਗੁਰੁ ਜਾਵੈਂ। 

ਦਰਸ ਹੇਤ ਸੋ ਆਗੈ ਆਵੈਂ ॥ ੭੬॥ 
ਧੂਪ ਧੁਖਾਇ ਗੰਧਿ ਮਹਕਾਵੈਂ। 
ਮੰਗਲਚਾਰ' ਉਚਾਰ ਸੁਨਾਵੈਂ। 

ਬਾਰ ਬਾਰ ਆਰਤੀ ਉਤਾਰੈਂ'। 
ਅਭਿਖੇਕੈ' ਜੈ ਧੁਨੀ ਉਚਾਰੈਂ ॥ ੭੭॥ 
ਜਹਿਂ ਲਗ ਪਹੁੰਚਨ ਜਿਹ ਸੁਰ ਸ਼ਕਤੀ। 
ਤਹਿ ਪਹੁੰਚਾਇ ਫਿਰੈਂ ਸਹਿ ਭਗਤੀ'। 
ਬੁਹਮ ਲੋਕ ਵੈਕੁੰਠਹਿਂ ਤੈ ਪਰ'। 

ਥਿਰੇ ਜਾਇ ਗੁਰੁਪੁਰਿ ਮੈਂ ਗੁਰੁ ਵਰ ॥ ੭੮ ॥ 
ਜਹਾਂ ਨ ਮਾਯਾ ਦੁੰਦ' ਬਿਆਪਤ। 

ਇਕ ਰਸ ਪਰਮਾਨੰਦ ਰਹਾਵਤ। 

ਔਰ ਸੁਰਨ ਕੇ ਪੁਰ ਹੈਂ ਜੇਤੇ। 

ਤੀਨ ਦੋਸ਼ ਕਰਿ ਬਿਯਾਪਤ' ਤੇਤੇ ॥ ੭੯॥ 
ਪੁੰਨਯ ਜੱਨਯ ਫਲ ਭੁਗ ਹੂ ਖੀਨੈ'। 

ਅਤਿ ਸਹਿਤਾ' ਕਾ ਦੁੱਖ ਅਤਿ ਪੀਨੈ। 
ਅਰ ਅਸੁਰਨ' ਡਰ ਸਬਿਨ ਰਹਾਈ। 
ਗੁਰੁ ਪੁਰ ਮੈਂ ਯਹਿ ਤੀਨੋ ਨਾਹੀ ॥੮੦॥ 


ਹੋਈਆਂ ਚਮਕਦੀਆਂ ਹਨ। 
'ਚਾਰ ਪੁਤਲੀਆਂ ਦੇ ਹੱਥਾਂ 'ਚ ਚੌਰ ਲਏ ਹੋਏ ਹਨ। 
'ਉੱਚੇ ਕਲਸ ਤੇ ਝੰਡੀਆਂ (ਲਾਈਆਂ ਹੋਈਆਂ) ਹਨ। 


'ਬਹੁਤ ਤੇਜ਼ ਤੇ ਇੱਛਾ ਅਨੁਸਾਰ ਚੱਲਣ ਵਾਲਾ। 


'ਦੇਵਤੇ। 


'ਖ਼ੁਸ਼ੀਆਂ ਦੇ ਗੀਤ। 
'ਪੂਜਾ ਕਰਦੇ ਹਨ। 


'ਇਸਤ੍ਰੀਆਂ ਸਣੇ। 
'ਪਰੇ ਭਾਵ ਅੱਗੇ। 


ਹੀ 


ਦੋ ਵਿਰੋਧੀ ਪਦਾਰਥ ਭਾਵ ਹਰਖ ਸੋਗ ਆਦਿ। (ਅ) ਦੁੱਖ। 


ਦੋਸ਼ਾਂ ਸਹਿਤ ਹਨ। 


'ਪੁੰਨਾਂ ਤੋਂ ਪੈਦਾ ਹੋਏ ਫਲ ਭੋਗਣ ਤੋਂ ਬਾਦ ਨਾਸ ਹੋ ਜਾਂਦੇ ਹਨ। 
ਦੂਜੇ ਦੀ ਮਾਣ ਵਡਿਆਈ ਵੇਖ ਕੇ ਨ ਸਹਾਰਨ ਦਾ ਸੁਭਾਉ। 


ਦੈਂਤਾਂ ਦਾ। 





738 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਹਰਾ: 
ਗੁਰ ਖਸ਼ਟਮ ਗੁਰੁ ਪੁਰਿ ਬਸੇ, ਸੁਰਨ ਰਹੱਸ' 
ਅਤਿ ਕੀਨ। 

ਇਤ ਗੁਰੁ ਤਨ ਯੁਤ ਸਿੱਖਨ ਕੀ, ਗਾਥਾ ਸੁਨੋ 
ਪੁਬੀਨ ॥੮੧॥ 

ਚੌਪਈ: 


ਜਬਿ ਕੋਠੇ ਮਧ ਥੇ ਗੁਰੁ ਗਏ। 

ਸਿੱਖ ਚੁਫੇਰੇ ਥਿਰ ਰਹਿਵਏ'। 'ਬੈਠੇ ਰਹੇ। 

ਭਜਨ ਕੀਰਤਨ ਕਰਤ ਗੁਜਾਰੇ। 

ਛੈ ਦਿਨ, ਸਾਤਮ ਦਿਵਸ ਸਕਾਰੇ' ॥੮੨॥ ਸੱਤਵੇਂ ਦਿਨ ਸਵੇਰੇ (ਅੰਮ੍ਰਿਤ ਵੇਲੇ)। 

ਅਰੁਣ ਬਰਣ ਨਭ' ਚਮਕ ਬਿਵਾਂਨਨ। 'ਅਕਾਸ਼ ਦਾ ਲਾਲਰੰਗ। 

ਪਿਖਿ, ਜੈ ਧੁਨਿ ਸੰਖਨ ਸੁਨਿ ਕਾਨਨ। 

ਬੁਧਿਵਾਂਵਨ ਸਿੱਖਨ ਦਿਢ ਜਾਨਾ। 

ਗੁਰੁ ਸਹਿ ਸੁਰਨ' ਗਏ ਅਸਮਾਨਾ ॥੮੨॥ 

ਸੀ ਹਰਿਰਾਇ ਨ੍ਹਾਇ ਹੂ ਤਯਾਰੈ। 

ਜਪੁਜੀ ਪਾਠ ਕੀਨ ਥਿਰ ਦ੍ਰਾਰੈ'। 

ਖੁਲ੍ਹੇ ਕਿਵਾਰ ਆਪ ਹੀ ਜਬੈ। 

ਗੁਰੁ ਤਨ ਪਿਖਯੋ ਪ੍ਰਾਨ ਬਿਨੁ ਤਬੈ ॥੮੪॥ 

ਥਿਰੇ ਕੁਸਾਸਨ ਪੈ ਪਦਮਾਸਨਾ। ਦੱਭ ਦੇ ਆਸਣ 'ਤੇ ਪਦਮ ਆਸਣ ਲਾ ਕੇ ਬੈਠੇ ਸਨ। 
ਲਗੇ ਕੰਧ ਸੋਂ ਕੰਧ ਸ੍ਰਾਸ ਨ'। ਕੰਧ ਨਾਲ ਮੋਢੇ ਲੱਗੇ ਹੋਏ ਸਨ ਪਰ ਸਰੀਰ ਵਿੱਚ ਸਾਹ ਨਹੀਂ 


ਸਨ। 

ਸੀ ਹਰਿਰਾਇ ਜਾਇ ਪਗ ਬੰਦੇ। 

ਗੁਰੁ ਸੁਤ, ਭਾਨਾ, ਜੋਧ, ਮਸੰਦੇ ॥ ੮੫॥ 

ਸਤਲੂਜ ਜਲ ਮੰਗਵਾਇ ਨ੍ਰਵਾਏ। 

ਸੁਠ ਬਿਵਾਂਨ ਪਰ ਧਰਿ ਪੰਢਾਏ'। 

ਗੁਰੁ ਪਤਨੀ ਜੁਗ ਸਹਿ ਤਿਯ ਔਰੈਂ। 

ਆਈ ਦ੍ਰਿਗਿ ਜਲ ਡਾਰਤ ਗੌਰੈਂ ॥੮੬॥ 

ਖੁਲ੍ਹੇ ਕੇਸ ਤਨ ਤਾੜਤ' ਕੂਕੈਂ”। 'ਸ਼ਰੀਰ ਨੂੰ ਕਸ਼ਟ ਦੇਂਦੀਆਂ ਹਨ। “ਸਤਿਗੁਰ ਦੇ ਮਹਲ ਅਤੇ 

ਰੁ ਹੋਰ ਗੁਰਸਿੱਖ ਇਸਤ੍ਰੀਆਂ ਗੁਰਮਤਿ ਸਿਧਾਂਤ ਤੋਂ ਜਾਣੂ ਅਤੇ 

ਗੁਰਬਾਣੀ ਦੇ ਉਪਦੇਸ਼ਾਂ ਦੀਆਂ ਭਲੀ ਭਾਂਤ ਧਾਰਨੀ ਸਨ। ਉਨ੍ਹਾਂ 
ਵੱਲੋਂ ਅਜਿਹਾ ਕਰਨਾ ਸੰਭਵ ਨਹੀਂ ਹੋ ਸਕਦਾ। ਉਨ੍ਹਾਂ ਨੂੰ ਇਹ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 739 


ਤੁਕਾਂ ਚੰਗੀ ਤਰ੍ਹਾਂ ਕੰਠ ਸਨ ਕਿ 'ਮਤ ਮੈ ਪਿਛੈ ਕੋਈ ਰੋਵਸੀ ਸੋ 
ਮੈ ਮੂਲਿ ਨ ਭਾਇਆ ॥" 

ਤੁਮ ਬਿਨ ਜਗ ਸੁਖ ਪਾਤ ਅਲੁਕੈਂ'। 'ਅਕਾਸ਼ 'ਚੋਂ ਅੰਗਿਆਰਾਂ ਦੇ ਡਿੱਗਣ ਵਾਂਗ ਹਨ। 

ਦਰਸ਼ਨ ਬੰਦਨ ਕਰਿ ਬਿਸਮੋਹੈਂ”। 'ਹੈਰਾਨ ਹੁੰਦੀਆਂ ਹਨ। 

ਮੁਖ ਕੀ ਕਾਂਤਿ' ਜਿਯਤ ਸਮ ਸੋਹੈ ॥੮੭॥ 'ਚਮਕ। 

ਪਸ਼ਮੰਬਰ' ਪਾਟੰਬਰ? ਪਾਏ। 'ਪਸ਼ਮ ਦੇ ਬਸਤ੍ਰ। “ਰੇਸ਼ਮ ਦੇ ਬਸਤੂ। 

ਉਪਰ ਫੂਲ ਸਮ੍ਹਾਲ ਬਸਾਏ'। ।(ਸਮ੍ਹਾਲ) ਸੰਭਾਲ ਕੇ ਭਾਵ ਚੰਗੀ ਤਰ੍ਹਾਂ ਉਪਰ ਫੁੱਲਾਂ ਦੀ ਵਰਖਾ 


ਕੀਤੀ। 
ਜੈ ਜੈ ਧੁਨਿ ਸੰਗਤ ਨੇ ਕਰੀ। 
ਇਕ ਦਿਸ ਅਖਿਲ ਚਮੂੰ' ਗੁਰੁ ਖਰੀ: ॥੮੮॥ _ 'ਸਾਰੀ ਫੌਜ। “ਖੜੀ ਹੈ। 
ਰੋਵਨ ਕਰਤ ਭਰਤ ਬੜੁ ਸ੍ਾਸੈਂ'। ਵੱਡੇ ਸਾਹ ਭਰਦੇ ਹਨ ਭਾਵ ਹਾਹੁਕੇ ਲੈਂਦੇ ਹਨ। 
ਕਹੈਂ ਕੌਨ ਪੁਰਵੈ' ਹਮ ਆਸੈਂ। ਪੂਰੀਆਂ ਕਰੇਗਾ। 
ਭਈ ਭੀਰ ਸਬਿ ਫੂਲ ਬਸਾਵੈਂ। 
ਨਿਕਟਿ ਹੋਇ ਬੰਦਨ ਕਰਿ ਜਾਵੈਂ ॥੮੯॥ 
ਮਿਲਿ ਭਲ ਸਿੱਖਨ ਸੁਤਨ ਮਸੰਦੈਂ। 
ਲਯੋ ਬਿਵਾਂਨ ਉਠਾਇ ਬੁਲੋਦੈ। 
ਸੀ ਹਰਿਰਾਇ ਸੁ ਚਵਰ ਢੁਰਾਵੈਂ। 
ਧਨ ਗਨ ਕੰਚਨ' ਫੂਲ ਬਸਾਵੈਂ ॥ ੯੦॥ 
ਚਲੇ ਰਬਾਬੀ ਗਾਵਤ ਆਗੇ। 
ਪਾਵੈਂ ਧਨ ਜਹਿਂ ਪੌੜੀ ਲਾਗੇ। 
ਚੰਦਨ ਚਿਖਾ ਬੁਲੌਦ ਚਿਨਾਈ। 
ਤਾਂ ਪਰ ਧਰਿ' ਲਕਰੀ ਬਹੁ ਪਾਈ ॥੯੧॥ (ਗੁਰਾਂ ਦਾ ਸ਼ਰੀਰ ਉੱਪਰ) ਰੱਖ ਕੇ। 
ਸੂਰਜ ਮਲ ਜਬਿ ਅਗਨੀ ਦੀਨੀ। 
ਕੂਕੈਂ ਨਿਸਰੀ' ਸਬਿ ਕੀ ਪੀਨੀ”। 'ਨਿਕਲ ਗਈਆਂ। “ਬਹੁਤੀਆਂ। 
ਪਾਯਕ' ਸੁਭਟ ਰੁਦਨ ਬਹੁ ਕਰਹੀਂ। 'ਦਾਸ। 
ਕਹੈਂ ਸਰਨ ਹਮ ਕਾਂ ਕੀ ਫਰਹੀਂ ॥੯੨॥ 
ਹੇ ਗੁਰ ਤੁਮ ਬਿਨ ਕੌਨ ਹਮਾਰੀ। 
ਸੁਧ ਲੈਹੈ ਕੈਹੈ' ਪੁਤਿਪਾਰੀ। 
ਪੁਨੈ ਪ੍ਰਤਾਪ ਸਿੰਘ ਨ੍ਰਿਪ ਹੇਰਾ'। 
ਅਬਿ ਰਖਕ ਕੋ ਰਹਸੋ ਨ ਮੇਰਾ ॥ ੯੨੩॥ 





740 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਹਿ ਕਰਿ ਤੁਰਕ ਦੂਖ ਬਡ ਦੈ ਹੈਂ। 

ਉਸ ਜੀਵਨ ਤੈ ਮਰਨ ਭਲੈ ਹੈ। 

ਤਾਂ ਤੇ ਚਲੌਂ ਗੁਰੂ ਕੈ ਸੰਗੈ। 

ਅਸ ਵਿਚਾਰ ਉਰਿ ਧਾਰਿ ਉਮੰਗੈ ॥ ੯੪॥ 
ਛਾਰ ਮਾਰ ਵਿਚ ਚਿਖਾ ਸੁ ਪਯੋ। 

ਗੁਰੁ ਪਗ ਪਰ ਧਰਿ ਮੁਖ ਜਰ ਗਯੋ। 

ਤਿਮ ਹੀ ਕੂੱਦਯੋ ਸਾਂਗਾਰਾਨਾ। 

ਗੁਰੁ ਬਿਨ ਜੀਵਨ ਦੁਖਦ ਪਛਾਨਾ ॥ ੯੫॥ 
ਸਿੱਖ ਏਕ ਪ੍ਰੇਮੀ ਹਰਿਦਿੱਤਾ। 

ਤਿਨ ਭੀ ਜਰ ਕਰਿ ਗੁਰੁ ਸੰਗ ਲਿਤਾ। 
ਔਰ ਕਿਤਕ ਰਜਪੂਤਨ ਤਬੈ। 

ਕਸਦ' ਕੀਨ ਕੂਦਨ ਕਾ ਜਬੈ ॥ ੯੬॥ 
ਗੁਰੁ ਹਰਿਰਾਇ ਪੁਨਾ ਸਬ ਬਰਜੇ। 

ਜੋਧ ਆਦਿ ਸੁਭਟੋਂ ਨੇ ਤਰਜੇ'। 

ਅਰੁ ਗੁਰੁ ਭੁਜ ਖੁਦ ਉਨ ਕੀ ਗਹੀ। 


ਦੈਂਹ ਨ ਤੁਰਕੈਂ ਬਾਨੀ ਕਹੀ" ॥੯੭॥ 


'ਤਾੜੇ। 


“ਰਾਜਪੂਤ ਰਾਜਾ ਪ੍ਰਤਾਪ ਸਿੰਘ ਤੇ ਰਾਣਾ ਸਾਂਗਾ ਅਤੇ ਭਾਈ 
ਹਰਿਦਿੱਤਾ ਆਦਿ ਕੁਝ ਪ੍ਰੇਮੀ ਵਿਅਕਤੀਆਂ ਦਾ ਗੁਰਾਂ ਦੇ 
ਸ਼ਰੀਰ ਨਾਲ ਚਿਖਾ ਵਿੱਚ ਪੈ ਕੇ ਸੜ ਜਾਣ ਦਾ ਪ੍ਰਸੰਗ ਹੋਰ 
ਕਿਸੇ ਸਿਖ ਇਤਿਹਾਸਕਾਰ ਨੇ ਨਹੀਂ ਲਿਖਿਆ। ਇਹ 
ਗਿਆਨੀ ਜੀ ਦੀ ਨਵੀਨ ਖੋਜ ਸਮਝਣੀ ਚਾਹੀਦੀ ਹੈ। ਪਰ 
ਮੁਸਲਮਾਨ ਲੇਖਕ ਮੁਹੰਮਦ ਮੁਹਸਿਨ 'ਫਾਨੀ' ਨੇ ਆਪਣੀ 
ਕਿਤਾਬ ਦਬਿਸਤਾਨੇ ਮਜ਼ਾਹਬ ਵਿੱਚ ਦੋ ਵਿਅਕਤੀਆਂ ਦੇ 
ਚਿਖਾ 'ਚ ਪੈ ਕੇ ਸੜ ਜਾਣ ਦਾ ਪ੍ਰਸੰਗ ਲਿਖਿਆ ਹੈ। ਪਹਿਲੇ ਦਾ 
ਨਾਮ ਰਾਜਾ ਰਾਮ ਜੋ ਸਤਿਗੁਰਾਂ ਦਾ ਸੇਵਾਦਾਰ ਸੀ ਤੇ ਦੂਜਾ 
ਸਤਿਗੁਰਾਂ ਦੇ ਜਵਾਈ ਦਾ ਸੇਵਕ ਇਕ ਜੱਟਾਂ ਦਾ ਮੁੰਡਾ 
ਲਿਖਿਆ ਹੈ। (ਦੇਖੋ ਸਿਖ ਰੈਫ੍ਰੰਸ ਲਾਇਬ੍ਰੇਰੀ ਅੰਮ੍ਰਿਤਸਰ 
ਫ਼ਾਰਸੀ ਹੱਥ-ਲਿਖਤ ਪੁਤੀ ਨੰ: ੬੪੬/੧੧੨., ਸਫ਼ਾ ੮੩) 


"ਕਪਾਲ ਕ੍ਰਿਆ ਕਰਨੀ ਅਤੇ ਕੱਖ ਤੋੜਨੇ ਆਦਿ ਦਾ ਗੁਰਮਤਿ 
ਰਹੁ-ਰੀਤ ਨਾਲ ਕੋਈ ਸੰਬੰਧ ਨਹੀਂ, ਸਗੋਂ ਮਨਮਤ ਹੈ। ਕੋਈ 
ਅਜਿਹਾ ਕਰਨਾ ਅਣਬਣ ਗੱਲ ਹੈ। ਅਜਿਹੇ ਕਥਨ ਮੰਨਣ ਯੋਗ 
ਨਹੀਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 741 


ਰੋਦਨ ਕਰੈਂ ਸਿਖ ਗਨ ਗੂਰੈਂ'। 

ਹੇ ਪ੍ਰਭੁ ਕੌਨ ਕਾਮਨਾ ਪੂਰੇ ॥ ੯੮॥ 

ਤਥਾ ਮਸੰਦ ਬੁਲੰਦ ਰੁਵੈਂ ਹੈਂ। 

ਕੋ ਸਿਤਕਾਰ ਹਮਾਰ ਕਰੈ ਹੈ'। 

ਦਾਸੀ ਦਾਸ ਦੇਸ ਪ੍ਰਵਾਰੂ। 

ਰੋਇ ਕਹੈਂ ਕੋ ਹਮੈਂ ਸੰਭਾਰੂ ॥ ੯੯॥ 

ਜਨ ਕਰੁਨਾ ਰਸ ਡਾਰਯੋ ਡੇਰਾ। 

ਗੁਰੁ ਬਯੋਗ ਤੈ ਕਸ਼ਟ ਬਧੇਰਾ। 

ਭਾਨੇ ਸਾਹਿਬ ਸਬਿ ਸਮਝਾਏ। 

ਗੁਰੁ ਜੀਵਤ ਸਦ ਅੰਗ ਸੰਗਾਏ ॥੧੦੦॥ 

ਸ਼ਰਧਾ ਧਰਿ ਸਿਮਰੈ ਜੋ ਜਹਾਂ। 

ਪੁਰਵੈਂ ਗੁਰੁ ਸ਼ਰਧਾ ਤਿਹ ਤਹਾਂ। 

ਸ਼ਕਤਿ ਬੁਲੌਦ ਜਗਤ ਜਿਨ ਕਾਦਰ'। 'ਿਨ੍ਹਾਂ ਨੇ ਜਗਤ ਨੂੰ (ਕਾਦਰ) ਪੈਂਦਾ ਕੀਤਾ ਹੈ। 

ਗੁਰੁ ਸਦ ਹੀ ਹੈਂ ਹਾਦਰ ਨਾਦਰ' ॥੧੦੧॥ 'ਕੋਲ ਪ੍ਰਗਟ ਹਨ। 

ਔਰ ਲੋਗ ਜਗ ਕੇ ਹੈਂ ਜੈਸੇ। 

ਸਤਿਗੁਰੁ ਕੋ ਨ ਲਖੋ ਤੁਮ ਤੈਸੇ। 

ਤਾਂ ਤੇ ਸ਼ੋਕ ਕਰੋ ਨਹਿਂ ਕੋਊ। 

ਸੀ ਗੁਰੁ ਸਦਾ ਸਹਾਯਕ ਹੋਊ ॥ ੧੦੨॥ 

ਪੁਨ ਹਰਿਰਾਇ ਗੁਰੂ ਸਮਰੱਥ। 

ਹੈ ਸਿਰ ਪਰ ਤੁਮਰੇ ਜਿਨਿ ਹੱਥ। 

ਲੋਕ ਪ੍ਰਲੋਕ ਅਰਥ' ਪੁਮਾਰਥਾ। 'ਮਾਇਆ ਦੀ ਇੱਛਾ। ਮੁਕਤੀ ਦੀ ਇੱਛਾ। 

ਪੁਰਵੈਂ'' ਤੁਮਰੇ ਸਬੈ ਸ੍ਰਾਰਥ” ॥੧੦੨॥ 'ਪੂਰੀਆਂ ਕਰਨਗੇ। “ਸਾਰੀਆਂ ਲੋੜਾਂ। 

ਇਮ ਸਭਿਹਨ ਕੋ ਧੀਰਜ ਦਯੋ। 

ਕਰਿ ਇਸ਼ਨਾਨ ਪੁਸ਼ਾਦ ਬਰਤਯੋ ॥ ੧੦੪ ॥ 

ਦੋਹਰਾ: 

“ਸੋਲਾਂ ਸਏ ਪਚਾਂਨਵੇ “ਕਵੀ ਜੀ ਨੇ ਆਪਣੀ ਲਿਖਤ ਤਵਾਰੀਖ਼ ਗੁਰੂ ਖ਼ਾਲਸਾ ਛਾਪਾ 
ਪੱਥਰ ਦੇ ਪੰਨਾ ੩੪੯ ਉੱਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 
ਦੇ ਜੋਤੀ ਜੋਤਿ ਸਮਾਉਣ ਦਾ ਸੰਮਤ ਇਉਂ ਲਿਖਿਆ ਹੈ: 'ਚੇਤ 
ਸੁਦੀ ੫ ਸ਼ੁਕਰਵਾਰ ਨੌ ਘੜੀ ਰਾਤ ਗਈ ਸੰਮਤ ੧੭੦੧ ਨੂੰ 
ਕੀਰਤਪੁਰ ਵਿੱਚ ਜੋਤੀ ਜੋਤਿ ਸਮਾਏ। 

'ਸੰ: ੧੬੯੫ ਬਿ: ਮਹੀਨਾ ਚੇਤ ਦੀ ਚਾਨਣੇ ਪੱਖ ਦੀ ਪੰਜਵੀਂ 





742 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਗੁਬਿੰਦ ਗੁਰ ਤਨ ਤਜਜੋ, 
ਸਿੱਧ ਜੋਗਿਨ ਸਮ ਸਾਚ ॥੧੦੫॥ 
ਲੌਕਕ ਬੈਦਕ ਰੀਤਿ ਸਬਿ, 
ਕਰੇ ਜੱਗਯ ਬਡ ਦਾਂਨ। 
ਸੀ ਸਪਤਮ ਗੁਰੁ ਗੁਰੁ ਭਏ, 
ਪੁਨ ਕਾਯਮ ਉਨਿ ਥਾਂਨ' ॥੧੦੬॥ ਉਨ੍ਹਾਂ ਦੇ ਥਾਂ (ਗੁਰਤਾ-ਗੱਦੀ) 'ਤੇ ਬੈਠ ਗਏ। 
ਕੀ ਪੂਰਨ ਕਹਿ ਗਾਥ। 
ਪੂਰਨ ਭਯੋ ਧਕਾਇ ਯਹਿ, 
ਟੇਕ ਸਪੂਰਨ ਮਾਥ' ॥੧੦੭॥ 'ਪੂਰਾ ਮੱਥਾ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਾਨ ਸਿੰਘ ਵਿਰਚਿਤੇ 'ਖਸਟਮ ਗੁਰੁ ਕਾ ਜੋਤੀ ਜੋਤਿ 
ਸਮਾਵਨ' ਪੁਸੰਗ ਬਰਨਨੰ ਨਾਮ ਅਠਾਈਸਮੇਂ ਬਿਸਹਾਮ ॥੨੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 743 


੨੯. (ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਕਥਾ- ਆਰੰਭ) 


੫ 


ਦੋਹਰਾ: 
ਗੁਰੁ ਅਰਜਨ ਅਰਜਨ ਤਰੂ, 
ਅਰਜਨ ਜਸ ਵਿਸਤਾਰਾ'। 


ਅਰਜਨ ਬਾਨੀ ਗ੍ਰੰਥ ਕਿਯ, 
ਪੋਤ ਹੇਤ ਭਵ ਪਾਰ' ॥੧॥ 


ਤੁਵ ਪਾਦਰੁਬਿੰਦ ਮਲਿੰਦ ਰਹੌਂ'। 


ਨਹਿ ਚਾਹਤ ਔਰ ਗਯਾਨ ਹਰੀ, 
ਗੁਨ ਰਾਵਰ ਕੇ ਨਿਸ ਦਯੋਸ ਕਹੌਂ। 
ਬਿਘਨਾ ਤਮ ਰੈਨ ਕੁਹੂ ਹਿਤ ਸੂਰ, 
ਤੁਮੈਂ ਨਭ ਮੋਂ ਉਰਿ ਵਾਸ ਲਹੌਂ”। 


ਮਨ ਕੇ ਗਨ ਮੰਦ ਮਨੋਰਥ ਜੇ, 
ਉਡਗੱਨ ਨਿਸਾਚਰ ਬ੍ਰਿੰਦ ਦਹੋਂ! ॥੨॥ 


ਗੁਰੁ ਸੱਤਮ ਕੀ ਸੁਨ ਲੇਹੁ ਕਥਾ, 

ਨਰ ਸੱਤਮ' ਕਾਂਨ ਲਗਾਇ ਮਨੈ। 
ਸ਼ਰਧਾ ਭਗਤੀ ਬਿਸਵਾਸ ਯੁਤੈ, 

ਸੁਨਿ ਕੈ ਗੁਨਿ ਕੈ ਧਰਿ ਹੈਂ ਜੁ ਮਨੈ। 
ਤਿਨ ਕੋ ਸੁਤ ਦਾ ਬਿਤ ਦਾ ਹਿਤ ਦਾ, 
ਚਿਤ ਦਾ ਕਿਤ ਦਾ ਨਿਤ ਦਾਇ ਘਨੈ'। 


ਫਲ ਚਾਰ ਉਦਾਰ ਦਤਾਰ ਵਿਚਾਰ, 


'ਸੀ ਗੁਰੂ ਅਰਜਨ ਦੇਵ ਜੀ (ਅਰਜਨ ਤਰੂ) ਕਲਪ ਬ੍ਰਿੱਛ 
(ਵਾਂਗ ਕਾਮਨਾ ਪੂਰੀਆਂ ਕਰਨ ਵਾਲੇ ਹਨ ਉਨ੍ਹਾਂ ਦਾ) 
(ਅਰਜਨ) ਉੱਜਲ ਜਸ ਫੈਲ ਰਿਹਾ ਹੈ। 


ਸੰਸਾਰ ਸਮੁੰਦਰ ਤੋਂ ਪਾਰ ਕਰਨ ਲਈ (ਪੋਤ) ਜਹਾਜ਼ ਰੂਪ 
ਅਤੇ ਅਰਜਨ ਦੇ ਬਾਣਾਂ (ਵਰਗੀ ਅਮੋਘ) ਬਾਣੀ ਦਾ ਗ੍ਰੰਥ 
ਸਾਹਿਬ ਉਚਾਰਨ ਕੀਤਾ ਹੈ। 


'ਸੁਖਾਂ ਦੇ ਬੱਦਲ, ਮੁਕਤੀ ਦਾਤੇ, ਦੁੰਦ (ਦੋ ਵਿਰੋਧੀ ਭਾਵਾਂ) ਤੋਂ 
ਰਹਿਤ, ਹੇ ਸਤਿਗੁਰੂ ਜੀ ! (ਕਿਰਪਾ ਕਰੋ ਕਿ ਮੈਂ) ਤੁਹਾਡੇ 
ਚਰਨਾਂ ਕੰਵਲਾਂ ਦਾ ਭੌਰਾ (ਬਣਿਆ) ਰਹਾਂ। 


'ਬਿਘਨਾ ਰੂਪ (ਕੁਹੂ) ਮੱਸਿਆ ਦੀ ਅਨ੍ਹੇਰੀਰਾਤ ਨੂੰ (ਦੂਰ 
ਕਰਨ) ਵਾਸਤੇ (ਆਪਣੇ) ਹਿਰਦੇ ਦੇ ਅਕਾਸ਼ ਵਿੱਚ ਤੁਹਾਡਾ 
ਸੂਰਜ (ਵਾਂਗ) ਵਾਸ ਲਵਾਂ। 


'ਬਹੁਤੇ ਤਾਰਿਆਂ ਤੇ ਉੱਲੂਆਂ (ਵਰਗੇ) ਮਨ ਦੇ ਜੇਹੜੇ ਬਹੁਤੇ 
ਮਾੜੇ ਸੰਕਲਪ ਹਨ (ਉਨ੍ਹਾਂ) ਸਾਰਿਆਂ ਨੂੰ ਸਾੜ ਦਿਆਂ। 


'ਹੇ ਸਰੇਸ਼ਟ ਪੁਰਸ਼ੋ। 


'(ਇਹ ਕਥਾ) ਉਨ੍ਹਾਂ ਨੂੰ ਪੁੱਤਰ, ਧਨ, ਪ੍ਰੇਮ, ਚਿੰਤਨ 


(ਸਿਮਰਨ) ਤੇ ਕੀਰਤੀ (ਜਸ) ਨੂੰ ਹਮੇਸ਼ਾਂ ਬਹੁਤਾ ਦੇਣ ਵਾਲੀ 
ਹੈ। 





744 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁ ਧਾਰ ਲਹੈਂ ਹਰਿ ਗਜਾਨ ਭਨੈ' ॥੩॥ 


ਮਾਘ ਸੁਦੀ ਰਵਿਵਾਰ ਤੁਯੋਦਸ, 

ਸੰਮਤ ਖੋੜਸ ਸੈ ਜੁ ਸਤਾਸੀ'। 

ਧਰ' ਭਾਰ ਉਤਾਰਨ ਹੇਤ ਲਯੋ, 
ਅਵਤਾਰ ਹਰੀ ਹਰਿਰਾਇ ਅਨਾਸੀ'। 
ਦਏ ਬਰ ਰੰਕ ਕਰੇ ਨ੍ਰਿਪ ਰਾਸੀ'। 
ਇਹੁ ਭੀਮ ਭਵਾਂਬੁਧ' ਪਾਰ ਕਰੇ ਜਨ, 
ਕੋਟਿਨ ਕੋਟਿ ਅਤੋਟ ਜਗਯਾਸੀ' ॥੪॥ 
ਲਰਕਾਪਨ ਮੈਂ ਜਪ ਤਾਪਨ ਮੈਂ ਲਗਿ, 
ਆਪਨ ਪੌ ਦਿਢ ਕੀਨ ਸਹੀ'। 

ਗੁਰੁ ਦੇਵ ਪਿਤਾਮਹਿ' ਕੀ ਕਰਿ ਸੇਵ, 
ਅਤੀ ਬਧਵੀ' ਪਦਵੀ ਸੁ ਲਹੀ। 

ਸਬਿ ਰੀਤਿ ਪੁਨੀਤ ਪ੍ਰਤੀਤਿ ਸੁ ਨੀਤਿ, 
ਪੁਰਾ ਗੁਰੂਆਂਨ ਸਮਾਨ ਗਹੀ'। 


ਅਸਲੋਂ" ਇਕ ਜੋਤ ਰੁ ਜਾਤਿ ਵਹੀ, 
ਬਦਲੀ ਇਕ ਦੇਹ ਪੁਸ਼ਾਕ ਯਹੀ' ॥੫॥ 
ਸ਼ਕਤੀ ਭਗਤੀ ਜਗਤੀ ਭਰ ਪੂਜ, 
ਗਿਆਤ ਸੁਹਾਤ ਬਖਯਾਤ ਵਹੀ'। 


ਭਟ ਭੀਰ ਚਮੂੰ ਢਿਗ ਆਯੁਧ ਜਦੱਪਿ, 
ਨਾਹਿ ਕਭੀ ਪਰ ਰਾਰ ਚਹੀ'। 

ਸਬਿ ਕੇ ਕਰ ਮਾਲ ਗਹਾਇ ਦਈ, 
ਪਲ ਖਾਵਨ ਘਾਵਨ ਜੀਵ ਨਹੀ'। 


ਸਿਖ ਸੰਗਤ ਆਮਦਨੀ ਅਧਿਕੈ, 
ਰਹਿਂ ਸ਼ਾਂਤਿ ਸਰੂਪ ਅਨੂਪ ਮਹੀ' ॥੬॥ 


ਗਿਆਨ ਸਿੰਘ ਕਹਿੰਦਾ ਹੈ ਕਿ ਸ੍ਰੇਸ਼ਟ ਚਾਰ ਫਲਾਂ ਦੇ ਦਾਤੇ 
(ਵਾਹਿਗੁਰੂ ਜੀ) ਨੂੰ (ਇਸ ਕਥਾ ਦੀ) ਸ੍ਰੇਸ਼ਟ ਵੀਚਾਰ ਦੁਆਰਾ 
(ਉਹ ਹਿਰਦੇ ਵਿਚ) ਧਾਰਨ ਕਰ ਲਈਦਾ ਹੈ। 


'ਮਾਘ ਸੁਦੀ ੧੩, ਦਿਨ ਐਤਵਾਰ, ਸੰਮਤ ੧੬੮੭ ਬਿ:। 
'ਧਰਤੀ ਦਾ। 

ਨਾਸ ਤੋਂ ਰਹਿਤ ਹਰੀ (ਵਾਹਿਗੁਰੂ ਜੀ) ਨੇ। 

'ਅਨੌਖੇ, ਅਸਚਰਜ। 

'ਵਰ ਦੇ ਕੇ ਬਹੁਤੇ ਕੰਗਾਲ ਰਾਜੇ ਕਰ ਦਿੱਤੇ। 
'ਭਿਆਨਕ ਸੰਸਾਰ ਸਮੁੰਦਰ। 

ਵਾਹਿਗੁਰੂ ਜੀ ਨੂੰ ਜਾਨਣ ਦੀ ਇੱਛਾ ਵਾਲੇ। 


।ਆਪਣੇ ਆਪ ਸਰੂਪ ਨੂੰ ਪੱਕੀ ਤਰ੍ਹਾਂ ਪ੍ਰਤੱਖ ਕਰ ਲਿਆ। 
'ਦਾਦੇ ਦੀ। 
'ਵੱਡੀ। 


'ਸਾਰੀ ਪਵਿੱਤ੍ਰ ਰੀਤੀ, ਨਿਸਚਾ, ਚੰਗੀ ਨੀਤੀ ਪਹਿਲੇ ਗੁਰਾਂ 
ਵਾਂਗ ਗ੍ੁਹਿਣ ਕੀਤੀ। 

'ਅਸਲ ਵਿੱਚ। 

'ਇਹ ਦੇਹ ਰੂਪ ਪੁਸ਼ਾਕ। 


!ਉਹੀ (ਪਹਿਲਿਆਂ ਸਤਿਗੁਰਾਂ ਵਾਲੀ) ਸ਼ਕਤੀ, ਭਗਤੀ ਅਤੇ 
ਜਗਤ ਭਰ ਦੀ ਪੂਜਾ ਤੇ ਗਿਆਤ (ਗਿਆਨ ਸ਼ਕਤੀ) ਪ੍ਰਗਟ 
ਹੀ ਸੋਭ ਰਹੀ ਹੈ। 

'ਲੜਾਈ ਦੀ ਇੱਛਾ ਨਹੀਂ ਕੀਤੀ। 


'ਸਾਰਿਆਂ ਦੇ ਹੱਥਾਂ 'ਚ ਮਾਲਾਂ ਫੜਾ ਦਿੱਤੀਆਂ (ਅਤੇ ਕਿਹਾ 
ਕਿ) ਮਾਸ ਨਹੀਂ ਖਾਣਾ ਤੇ ਜੀਵ ਨਹੀਂ ਮਾਰਨੇ। 


'ਧਰਤੀ (ਵਾਂਗ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 745 


ਨਿਤ ਜਾਮ ਨਿਸਾ ਰਹਿਤੀ ਜਗ ਕੈ, 
ਕਰਿ ਸੋਚ ਇਸ਼ਨਾਨ ਬਿਧਾਂਨ ਵਰੈਂ”। 


ਪਦਮਾਸਨ ਸਾਧ ਕੁਸਾਸਨ ਪੈ, 
ਨਿਰਵਾਸਨ ਹੋਇ ਸਮਾਧਿ ਧਰੈਂ”। 


ਨਿਜ ਰੂਪ ਪੁਮਾਤਮ ਆਤਮ ਸੈਂ, 

ਮਨ ਕੋ ਲਿਵ ਲੀਨ ਬਿਲੀਨ ਕਰੈਂ”। 
ਪਰਮਾਨੰਦ ਕੋ ਰਸ ਲੇਤ ਭਲੇ, 

ਤਨ ਕੋ ਫਲ ਜੋ ਗਨ ਗ੍ਰੰਥ ਰਰੈਂ! ॥ ੭॥ 
ਇਤ ਗਾਇਕ' ਆਇ ਕਰੈਂ ਭਜਨਾਯਨ”, 


ਲਾਯਨ ਵਾਰ' ਸੁਨਾਯਨ ਸਿੱਖੈਂ। 

ਬਹੁ ਬਾਜਤ ਬਾਦ' ਮ੍ਰਿਦੰਗ ਉਪੰਗਾ:, 
ਰਬਾਬ ਸਰੰਦਨ ਕੀ ਧੁਨਿ ਤਿਖੈਂ। 

ਗਨ ਨੌਬਤ ਦ੍ਰਾਰ ਝਰੈਂ' ਸਦ ਹੀ, 
ਸੁਰ ਸੰਗ ਨਫਰੀਨ' ਮੇਲ ਵਰਿਖੈਂ”। 
ਸੁਨਿ ਜੋ ਸਬਿ ਕੋ ਅਤਿ ਪੇਯ' ਲਗੈ, 
ਉਰਿ ਪ੍ਰੇਮ ਜਗੈ ਸਿੱਖ ਹੂ ਬੂਹਮ ਪਿਥੈਂ' ॥੮॥ 
ਗੁਰੁ ਹੋਤ ਪੁਭਾਤ ਸਮਾਧਿ ਤਜੈਂ, 

ਸੁਚ ਨੀਕ ਉਸਨੀਕ' ਸਜੈਂ ਮੁਦ ਦਾਏ। 
ਸਭਿ ਅੰਗਿ ਅਦੂਖਨ' ਭੂਖਨ ਧਾਰ, 
ਪੁਸ਼ਾਕ ਸੁ ਪਾਕ ਸੁਗੰਧਿ ਲਗਾਏ। 

ਸੂਤ ਕੁੰਡਲ" ਲੋਲ ਅਮੋਲ ਕਪੋਲਨ, 


ਪੈ ਲਰਕੈਂ ਸਥਜੇ ਝਲਕਾਏ'। 


ਸਸਿ ਪੈ ਜੁਗ ਓਰ ਉਭੈ ਰਵਿ ਮਾਨਹੁ, 
ਪਾਨ ਅਮੀਂ ਹਿਤ ਹੈਂ ਠਹਿਰਾਏ' ॥੯॥ 


'ਨਿੱਤ ਇਕ ਪਹਿਰਰਾਤ ਰਹਿੰਦੀ ਤੋਂ ਜਾਗ ਕੇ ਸੌਚ (ਮੈਦਾਨ 
ਜਾਣ ਤੋਂ ਮਗਰੋਂ ਦੀ ਪਵਿੱਤਰਤਾ) ਕਰ ਕੇ (ਬਿਧਾਨ) ਨੇਮ ਨਾਲ 
(ਵਰੈਂ) ਸੇਸ਼ਟ ਇਸ਼ਨਾਨ ਕਰਦੇ ਹਨ। 


'ਘਾਹ ਦੇ ਆਸਣ ਤੇ ਪਦਮਾਸਨ ਲਾ ਕੇ ਵਾਸ਼ਨਾ ਤੋਂ ਰਹਿਤ ਹੋ 
ਕੇ ਸਮਾਧੀ ਲਾਉਂਦੇ ਹਨ। 


'ਲਿਵ ਲਾ ਕੇ ਚੰਗੀ ਤਰ੍ਹਾਂ ਲੀਨ ਕਰਦੇ ਹਨ। 


'ਸ਼ਰੀਰ ਧਾਰਨ ਦਾ ਜੋ ਫਲ ਬਹੁਤੇ ਗ੍ਰੰਥ ਕਹਿੰਦੇ ਹਨ। 

'ਰਾਗੀ। “ਭਜਨ ਦੇ ਘਰ (ਸਾਧ ਸੰਗਤ ਵਿੱਚ ਆ ਕੇ 
ਕੀਰਤਨ)। 

'ਆਸਾ ਦੀ ਵਾਰ। 


'ਵਾਜੇ (ਸਾਜ) ਵਜਦੇ ਹਨ। “ਨਸਤੂੰ ਨਾਮ ਦਾ ਵਾਜਾ। 


'ਵਜਦੀਆਂ ਹਨ। 

'ਸ਼ਹਿਨਾਈ, ਫੂਕ ਨਾਲ ਵਜਾਉਣ ਵਾਲਾ ਇਕ ਵਾਜਾ। “ਬਹੁਤ 
ਚੰਗੀ ਤਰ੍ਹਾਂ। 

'ਪਿਆਰਾ। 

'ਸਿੱਖ ਹੋ ਕੇ ਬ੍ਰਹਮ ਨੂੰ ਵੇਖ ਲੈਂਦੇ ਹਨ। 


'ਪਵਿੱਤ੍ਰ ਤੇ ਚੰਗੀ ਦਸਤਾਰ। 
'ਦੋਸ਼ਾਂ ਤੋਂ ਰਹਿਤ ਅੰਗਾਂ ਵਿੱਚ। 


ਦੇਖੋ ਬਿਸਰਾਮ ੨੮ ਦੇ ਅੰਕ ੨੪ ਦੇ “ ਨਿਸ਼ਾਨ ਦੀ ਪੈਰ 
ਟਿੱਪਣੀ। 

ਜਦੋਂ ਕੰਨਾਂ ਵਿੱਚ (ਪਾਏ ਹੋਏ) ਅਮੋਲਕ ਤੇ ਸੁੰਦਰ ਕੁੰਡਲ 
ਗਲ੍ਹਾਂ ਉਪਰ ਹਿਲਦੇ ਹਨ ਤਾਂ ਸਬਜ਼ੇ (ਹਰੇਰੰਗ ਦੇਰਤਨ) 
ਚਮਕਦੇ ਹਨ। 


'ਜਾਣੌ ਚੰਦ ਦੇ ਉਪਰ ਦੋਹੀਂ ਪਾਸੀਂ ਦੋ ਸੂਰਜ ਅੰਮ੍ਰਿਤ ਪੀਣ 
ਲਈ ਠਹਿਰੇ ਹੋਏ ਹਨ। 





746 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਲਗੀ ਸਿਰਪੇਚ ਜਿਗਾ ਜਬਰੈਂ, 
ਸੁ ਜਰਾਵ ਜਵਾਹਰ ਜੋਤਿ ਦਿਪਾਏ'। 


ਮੁਕਤਾ ਗਜ ਮਾਲ ਬਿਸਾਲ ਵਿਡੂਰਯ 
ਭਾਂਤਿ ਅਨੇਕਨ ਨੂਰ ਲਸਾਏ'। 


ਉਰਧ ਪੁੰਡਰ' ਸੇਲੀ ਗਰੈਂ?, 


ਸੁ ਕਪੂਰਨ ਮਾਲ ਕਰੈਂ' ਜੁ ਫਿਰਾਏ। 

ਕੰਧ ਕੁਵੰਡ ਕਨੋਰ' ਅਸੀ ਗਰ”, 

ਖੰਜਰ ਮੰਜ' ਸੁ ਪੇਟੀ ਸੁਹਾਏ ॥੧੦॥ 
ਪੁਰ ਅੰਤਹਿ ਤੈ' ਗੁਰੂ ਆਵਤ ਜੋ, 

ਤੁਰਿ ਅੱਗਰ ਕੰਚਨ ਦੰਡਨ ਵਾਰੇ'। 

ਬਾਦ' ਬਜੈਂ ਬਹੁ ਮੰਗਲ ਮੈ, 

ਜਸ ਭਾਟ ਨਕੀਬ' ਅਜੀਬ ਉਚਾਰੇ। 

ਹੇਤ ਦਿਦਾਰ ਅਪਾਰ ਥਿਰੇ, 

ਨਰ ਨਾਰਿ ਖਰੇ ਤਕਹੀਂ ਗੁਰੁ ਦ੍ਰਾਰੇ'। 
ਸਸਿ ਈਦ' ਗੁਰੈਂ ਪਿਖਹੀਂ ਝੁਕਹੀਂ, 

ਕਿਤ ਕੋ ਕਰਵੈਂ ਲਖਹੀਂ' ਸਿਖ ਭਾਰੇ ॥੧੧॥ 
ਕਲਧੌਂਤ' ਸਿੰਘਾਸਨ ਨੀਲਮ ਹੀਰ, 
ਮਨੀਨ ਖਚਜਯੋ ਸਮ ਸੂਰ ਦਿਪੈ ਹੈ'। 
ਥਿਰਹੀਂ ਗੁਰੁ ਇੰਦਰ ਸੀ ਛਬਿ ਛੇਹੈ'। 
ਸੇਵਕ ਚੌਰ ਮੁਠਾ ਬਿਜਨਾ' 

ਕਰਹੀਂ, ਹਰਹੀਂ ਮਦ ਸ਼ਾਹਿਨ ਸ਼ੈਹੈਂ। 
ਪੇਖਿ ਬਿਭੋ' ਮਰਯਾਦ ਸਭਾ ਗੁਰੁ 

ਕੀ, ਸੁਰ ਕੀ ਧਰਮਾਂ ਭਿ ਲਜੈ ਹੈ' ॥੧੨॥ 
ਜੋਤ ਉਦੋਤ ਅਕੋਤ ਦਿਪੈ ਮੁਖਿ, 


'ਦਸਤਾਰ ਉਪਰ (ਸਜਾਈ ਹੋਈ) ਕਲਗੀ ਤੇ ਜਿਗ੍ਹਾ ਵਿੱਚ ਜੜੇ 
ਹੋਏ ਜ਼ਬਰਦਸਤ ਜਵਾਹਰਾਤਾਂ ਦੀ ਜੋਤ ਚਮਕ ਰਹੀ ਹੈ। 


'ਹਾਥੀਆਂ ਦੇ ਮੋਤੀਆਂ ਦੀ ਲੈਬੀ ਮਾਲਾ ਵਿੱਚ ਅਨੇਕ ਤਰ੍ਹਾਂ 
ਦੀਆਂ (ਵਿਡੂਰਯ) ਮਣੀਆਂ ਦਾ ਪ੍ਰਕਾਸ਼ ਚਮਕ ਰਿਹਾ ਹੈ। 
'ਵੈਸ਼ਨਵਾਂ ਦਾ ਖੜਾ ਤਿਲਕ ਜੋ (ਪੁੰਡਰ) ਗੰਨੇ ਦੀਆਂ ਤਿੰਨ 
ਖੜੀਆਂ ਪੋਰੀਆਂ ਦੀ ਸ਼ਕਲ ਦਾ ਹੁੰਦਾ ਹੈ। “ਗਲ ਵਿੱਚ ਸੇਲੀ 
ਹੈ। (ਸੇਲੀ-ਕਾਲੀ ਉੱਨ ਜਾਂਰੇਸ਼ਮ ਦੀ ਗੁੰਦੀ ਹੋਈਰੱਸੀ ਜਿਸ 
ਨੂੰ ਫਕੀਰ ਸਿਰ ਉਪਰ ਪੱਗ ਜਾਂ ਟੋਪੀ ਦੇ ਉਪਰ ਦੀ ਬੰਨ੍ਹਦੇ ਹਨ 
ਜਾਂ ਜਨੇਊ ਵਾਂਗ ਗਲ ਵਿੱਚ ਪਹਿਨ ਲੈਂਦੇ ਹਨ। 

'ਹੱਥ ਵਿੱਚ। 

'ਮੋਢੇ ਤੇ ਕਰੜਾ ਧਨੁਸ਼। “ਗਲ ਵਿੱਚ ਤਲਵਾਰ। 

'ਉੱਜਲ। 

ਮਹਿਲਾਂ ਤੋਂ। 

ਸੋਨੇ ਦੀਆਂ ਚੋਬਾਂ ਵਾਲੇ (ਚੋਬਦਾਰ) ਅੱਗੇ ਤੁਰਦੇ ਹਨ। 

'ਵਾਜੇ। 

'ਰਾਜਿਆਂ ਦੇ ਅੱਗੇ ਅੱਗੇ ਬੋਲਣ ਵਾਲੇ। 


ਗੁਰਾਂ ਦੀ ਤਰਫ਼। 

।ਈਦ ਦੇ ਚੰਦ (ਵਾਂਗ)। 

'ਚਕਵੇ (ਵਾਂਗ) ਸੂਰਜ ਹੀ ਜਾਣਦੇ ਹਨ। 
'ਸੋਨੇ ਦਾ। 

'ਸੂਰਜ ਵਾਂਗ ਚਮਕਦਾ ਹੈ। 


'ਸੋਭਾ ਹੋ ਰਹੀ ਹੈ। 

'ਪੱਖਾ। 
'ਸ਼ਹਿਨਸ਼ਾਹਾਂ ਦਾ ਹੰਕਾਰ ਦੂਰ ਕਰਦੇ ਹਨ। 
'ਬਿਭੂਤੀ, ਸਮੱਗ੍ਹੀ। 

'ਦੇਵਤਿਆਂ ਦੀ ਸਭਾ ਵੀ ਸ਼ਰਮਿੰਦਾ ਹੋ ਰਹੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 747 


ਖੋਤ ਪੁਭਾ ਮਦ ਬਾਲ ਰਵੈ ਹੈਂ'। 


ਦੋ ਕਰ ਜੋਰਿ ਖਰੀ ਰਹਿੰ ਅੱਗਰ, 
ਸਿੱਧ ਦਸੋਂ-ਅਠ ਨਿੱਧਿ ਨਵੈ ਹੈਂ। 

ਹੁੰਦ ਪਗੈੱ ਪਰਸੈਂ ਹਰਸੈ ਹੈਂ। 

ਚੰਦ ਅਮੰਦ' ਗੁਰੂ ਮੁਖਿ ਓਰ, 

ਚਕੋਰਨ ਜਯੋਂ ਸਭਿ ਹੀ ਦਰਸੈ ਹੈਂ ॥੧੩॥ 
ਦੇਵਨ ਕੋ ਗੁਰੁ ਜਜੋਂ ਸੁਰ ਬ੍ਰਿੰਦ 

ਵਿਖੈ, ਸਸਿ ਪੂਰਨ ਤਾਰਨ ਮਾਂਹੀ। 

ਸੁਰ ਝੁੰਡਨ ਮਾਂਹਿ ਅਖੰਡਲ' ਆਹੀ। 
ਸੂਰ ਜਿਵੈਂ ਨਵ ਹੀ ਗੂਹ ਮੈਂ, 

ਰਤਨੋ ਮਧ ਚਿੰਤ ਮਨੀ ਵਰ ਚਾਹੀ'। 
ਪਾਰਸ ਬਾਵਨ ਜਯੋਂ', ਤਿਮ ਸਿਖਨ 
ਮੈਂ, ਹਰਿਰਾਇ ਗੁਰੂ ਛਬਿ ਛਾਂਹੀ' ॥ ੧੪॥ 
ਸੰਗਤਿ ਕੋ ਉਪਦੇਸ਼ਤ ਨੀਤ, 

ਸਪ੍ਰੀਤਿ ਪੁਤੀਤਿ ਭਜੋ ਸਤਿਨਾਮੈਂ। 
ਕਾਮ ਕ੍ਰੋਧ ਮਦਾਦਿ ਵਿਕਾਰ 

ਤਜੋ, ਨ ਸਜੋ' ਕਬਹੂੰ ਬਦਕਾਮੈਂ। 

ਨਾਹਿ ਚੁਰਾਵਨ ਕਾਂਹਿ ਕਰੋ ਕੁਛ, 
ਨਿੰਦ ਬਿਬਾਦ ਬਿਖਾਦ ਹਰਾਮੈਂ”। 

ਮਾਤ ਪਿਤਾ ਗੁਰਦੇਵਹਿ ਸੇਵ, 

ਅਭੇਵ' ਕਰੋ ਭਗਤੀ ਸੁਖਧਾਮੈਂ ॥। ੧੫॥ 
ਵਿਸ਼ਿਆਨ ਵਿਖੇ ਇਸ ਕੋ ਨਹਿ ਹਾਰੋ। 
ਕੂਰ ਪਦਾਰਥ ਸ੍ਰਾਰਥ' ਜੇ, 
ਪ੍ਰਮਾਰਥ' ਹੀਨ ਨਿਰਾਰਥ ਧਾਰੋ। 

ਪਾਂਇ ਪਰੋ ਸੁਭ ਸੰਤਨ ਕੇ, 


/(ਗੁਰਾਂ ਦੇ) ਮੁਖ ਦੀ ਜੋਤ ਦਾ (ਅਕੋਤ) ਬੇਅੰਤ ਪੁਕਾਸ਼ ਚਮਕ 
ਰਿਹਾ ਹੈ (ਉਹ) ਸਵੇਰ ਦੇ ਸੂਰਜ ਦੀ ਸੋਭਾ ਦੇ ਹੰਕਾਰ ਨੂੰ (ਵੀ) 
ਨਾਸ ਕਰ ਰਿਹਾ ਹੈ। 


'ਇੰਦੂ। 

'ਚੰਗੀ ਲਗਦੀ ਹੈ। 

ਜਿਵੇਂ (ਪੱਥਰਾਂ ਵਿੱਚ) ਪਾਰਸ (ਤੇ ਬ੍ਰਿੱਛਾਂ ਵਿੱਚ) ਚੰਦਨ। 
'ਸੋਭਾ ਪਾਉਂਦੇ ਹਨ। 


'ਨ ਕਰੋ। 
'ਝਗੜਾ ਕਰਨਾ ਅਤੇ ਕਿਸੇ ਦਾ ਦਿਲ ਤੋੜਨਾ ਹਰਾਮ ਸਮਝੋ। 


'ਇਕਰਸ, ਲਗਾਤਾਰ। 





748 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਦ-ਕਾਮ' ਕਰੋ ਨਿਸਕਾਮ ਅਪਾਰੋ। 
ਪਾਵਨ ਪੋਤ' ਗਹੋ ਸਤ-ਸੰਗਤਿ, 
ਆਪ ਤਰੋ ਪਿਤਰੈਂ ਨਿਜ ਤਾਰੋ ॥ ੧੬॥ 
ਯਾਵਤ' ਹੈ ਪੁਪੰਚ ਬਿਰੰਚ” ਰਚਜੋ, 
ਤਤ ਪੰਚਨ ਕੇਰ ਪਸਾਰੋ। 

ਸੂਖਮ ਬੂਲ ਚਰਾਚਰ' ਕੋ, 


ਨਿਜ ਆਤਮਰੂਪ ਅਨੂਪ ਨਿਹਾਰੋ। 
ਆਤਮ ਸੱਤ ਅਸੱਤ ਅਨਾਤਮ', 

ਮੱਤ ਸੁਮੱਤਿ' ਇਹੈ ਦਿਢ ਧਾਰੋ। 
ਆਤਮ ਬ੍ਰਹਮ ਅਭੇਦ ਵਿਚਾਰੋ ॥ ੧੭॥ 
ਨਾਮ ਜਪੋ ਬੁਹਮ ਗਜਾਨ ਥਪੋ', 

ਭਗਤੀ ਹਰਿ ਕੀ ਗੁਰੁ ਕੀ ਦਿਢ ਪਾਰੋ। 
ਕੰਚਨ ਭੂਖਨ ਜਜੋਂ' ਜਗ ਕੋ, 
ਪਰਮਾਤਮ ਰੂਪ ਅਨੂਪਮ ਧਾਰੋ। 

ਜੀਵਨ ਕੋ ਨਹਿ ਥੀਵਨ' ਜਿਉਂ ਦੁਖ, 
ਤੈਸ ਅਜੀਵਨ ਕੈ ਨਿਜ ਪਾਰੋ'। 


ਤਾਂ ਮਧ ਤੈ ਦਸਵੰਧ ਗੁਰੂ ਹਿਤ, 

ਦੇਤ ਰਹੋਂ ਤੁ ਗਹੋ ਸੁਖ ਸਾਰੋ ॥। ੧੮॥ 
ਵਾਹਿਗੁਰੂ ਹਰਿ ਵਾਹਿਗੁਰੂ, 
ਨਿਤ ਸਾਸਹਿ ਸਾਸ ਜਪੋ ਮਨ ਲਾਈ। 
ਲੋਕ ਪੁਲੋਕਨ ਕੋ ਜੁ ਵਿਸ਼ੇ ਸੁਖ, 

ਯਾਂਹਿ ਲਖੋ ਨਿਸਚੈ ਦੁਖਦਾਈ। 

ਹੋ ਨਿਰਵਾਸ' ਭਲੇ ਇਨ ਤੇ, 

ਚਿਤ ਕੀ ਬ੍ਰਿਤਿ ਅੰਤਰਿ ਲੇਹੁ ਟਿਕਾਈ। 
ਗਯਾਨ ਗਹੋ ਨਿਸਚੈ ਭਗਤੀ, 


ਵਰਤੋ ਨਿਰਵੇਦਹਿ' ਬੇਦ ਅਲਾਈ ॥ ੧੯॥ 


ਸੀਖ ਹਮਾਰੀ ਭਲੇ ਸੁਨਿ ਕੈ, 


'ਚੰਗਾ ਕੰਮ। 
'ਪਵਿੱਤ੍ਰ ਜਹਾਜ਼। 


ਜਿਥੋਂ ਤੱਕ। “ਬ੍ਰਹਮਾ ਨੇ। 


'(ਚਰ) ਤੁਰਨ ਫਿਰਨ ਵਾਲੇ ਜੀਵ ਤੇ (ਅਚਰ) ਇਕ ਥਾਂ ਖੜੇ 
ਰਹਿਣ ਵਾਲੇ ਜੀਵ। 


ਆਤਮਾ ਤੋਂ ਵੱਖਰਾ (ਸੰਸਾਰ)। 
'ਬੁੱਧੀ ਵਿੱਚ ਸਿੱਖਿਆ। 

ਧਾਰੋ। 

ਸੋਨੇ ਦੇ ਗਹਿਣਿਆਂ ਵਾਂਗ। 

'ਨ ਹੋਣ। 


ਉਸੇ ਤਰ੍ਹਾਂ ਦੇ (ਅਜੀਵਨ) ਰੁਜ਼ਗਾਰ ਨਾਲ ਆਪਣੇ ਆਪ ਦੀ 
ਪਾਲਣਾ ਕਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 749 


ਮੁਨਿ ਕੈ' ਨਿਧਜਾਸਨ? ਜੋ ਸਿੱਖ ਕੈ ਹੈ। 'ਮੰਨਣ ਕਰਕੇ। 'ਪ੍ਰਪੱਕ। “ਕਰੇਗਾ। 
ਨੇਮ ਸਪ੍ਰੇਮ ਕਰੈ ਸਤ ਸੰਗਤਿ, 

ਰੰਗਤ ਮੈ' ਮਨ ਕੋ ਰੰਗ ਲੈ ਹੈ। (ਗਿਆਨ ਦੀ) ਰੰਗਣ ਵਿਚ। 
ਤਾਂਹਿ ਸਖਯਾਤ ਭਵੈ' ਬ੍ਰਹਮ ਗਯਾਨ, ਪ੍ਰਤੱਖ ਹੋ ਜਾਂਦਾ ਹੈ। 

ਮਹਾਂਨ ਕਲਯਾਨ ਨਿਦਾਂਨ' ਸੁ ਪੈ ਹੈ। 'ਅੰਤ ਨੂੰ। 
ਜੀਵਨ ਭੋਗ ਸੁਖੈਨ, 'ਸੁਖੈ-ਪਦ- 

ਅਚੁਤ'', ਅੰਤਹਿ ਜਾਇ ਸੁ ਲੈਹੈ ॥੨੦॥ 'ਨਾਸ ਤੋਂ ਰਹਿਤ ਤੇ ਅਗਿੜ ਪਦਵੀ। 
ਐਸ ਗੁਰੂ ਨਿਤ ਬੈਸ ਸਿੰਘਾਸਨ, 

ਦਾਸਨਿ ਰਾਸਿਨ' ਆਸ ਪੁਰੈ ਹੈਂ। 'ਸਾਰੀਆਂ। 

ਐ ਬਿਬਿਧਾ' ਬਿਵਹਾਰ ਸੁਧਾਰਨ 'ਅਨੇਕ ਤਰ੍ਹਾਂ ਦੇ। 

ਕਾਰਨ, ਬੈਨ ਉਚਾਰਨ ਕੈ ਹੈਂ। 

ਸਿੱਖਨ ਕੋ ਪਰਖਾਰਥ' ਸ੍ਰਾਰਥ 'ਉੱਦਮ। 

ਅ ਪਰਮਾਰਥ ਨੀਕ ਦਿਢੈ ਹੈਂ। 

ਦੈ ਸੁਕਟੈਂ' ਉਪਦੇਸ਼ ਹਮੇਸ਼, 'ਮਾਲਾ ਫੇਰਨ ਦਾ। 

ਬਸ਼ੇਸ਼ ਕਲੇਸ਼ ਅਸ਼ੇਸ਼' ਕਟੈ ਹੈਂ ॥੨੧॥ 'ਸਾਰੇ। 

ਕਬਿਤ : 

ਬੈਨ ਗੁਰੁ ਐਨ ਧਾਰਿ ਸਿੱਖ ਸਬਿ ਹੀ ਉਦਾਰ, 

ਅਰਪ ਅਪਾਰ ਭੇਟ ਚਾਰ ਫਲ ਪਾਇ ਹੈਂ। 

ਏਤਨੈ ਮੈਂ ਸੂਪਕਾਰ' ਆਇ ਗੁਰੁ ਕੌ ਜੁਹਾਰ”, 

ਭਯੋ ਤਯਾਰ ਲੰਗਰ ਉਚਾਰ ਫਿਰ ਜਾਇ ਹੈਂ। 

ਗੁਰੂ ਆਪ ਜਾਇ ਅਰਦਾਸ ਕਰਵਾਇ ਪੁਨ, 

ਧੌਂਸ ਬਜਵਾਇ ਗਰੀਬ ਗੁਰਬੈਂ ਦਿਵਾਇ ਹੈਂ। 

॥੨੨॥ 

ਗੁਰੂ ਕਾ ਪੁਸ਼ਾਦ-ਸੀਤ' ਸਿੱਖ ਪਾਇ ਜਗ ਜੀਤ, _ 'ਸੀਤ ਪੁਸ਼ਾਦ-ਛਕਣ ਤੋਂ ਬਚਿਆ ਪੁਸ਼ਾਦ। 
ਜਮ ਤੈ ਅਭੀਤ ਹੋਇ' ਨੀਤ ਸੁਖੁ ਪਾਇ ਲੈ”। ਨਿਰਭੈ ਹੋ ਕੇ। “ਪਾ ਲੈਂਦੇ ਹਨ। 
ਗੁਰੂ ਜਾਇ ਨਿਜ ਧਾਂਮ ਪਲੈਘ ਪੈ ਸੁਖਧਾਮ, 

ਕਰਿ ਹੈਂ ਅਰਾਮ ਸਿਖ ਨਿਜ ਠਾਂਮ ਜਾਇ ਲੈ'। __'ਆਪੋ ਆਪਣੇ ਥਾਵਾਂ ਤੇ ਜਾ ਕੇ। 
ਢਰੇ ਦਿਨ ਫੇਰ ਗੁਰੁ ਸੋਚ ਇਸ਼ਨਾਨ ਕਰਿ, 





750 


ਆਯੁਧ ਪੁਸ਼ਾਕ ਧਰਿ ਭਟਨ ਸੰਗਾਇ ਲੈ। 
ਬਜਵਾ ਨਗਾਰਨ ਸਧਾਰਨ ਸ੍ਹਾਰਨ ਲੈ', 

ਝਾਰਨ ਪਹਾਰਨ ਮਝਾਰਨ ਅਵਾਇ ਲੈ' ॥ ੨੨॥ 
ਬਾਉਰੈ' ਸੁ ਲਗਵਾਇ ਜੀਵਨ ਗਹਾਇ ਲੇਤ, 


ਮਾਰਨੇ ਨ ਦੇਤ ਆਪ ਮਾਰਤ ਨ ਕਾਂਹਿ ਹੈਂ। 
ਕੇਤਕ ਸੁਭੱਟ ਝੱਟ ਪੱਟ ਅਸ ਕੋ ਧਵਾਇ, 
ਗਹਿਤ ਹਰਾਇ ਪਾਢੇ' ਮਿਗ ਬ੍ਰਿਕ? ਚਾਹਿ ਹੈੱ”। 


ਕਰ ਪਰ ਬਾਜ ਧਾਰਿ ਹੋਇ ਬਾਜ ਪੈ' ਸਵਾਰ, 
ਨਿਤ ਹੀ ਸ਼ਿਕਾਰ ਗੁਰੁ ਇਮ ਹੀ ਕਰਾਹਿ ਹੈਂ। 
ਜੀਵਤ ਗਹਾਇ ਲਯਾਵੈਂ ਏਕ ਘੇਰ ਮੈਂ! ਰਖਾਵੈਂ', 
ਕੋਊ ਨਾਂਹਿ ਕਾਂਹਿ ਘਾਵੈ' ਬੈਰ ਸੋ ਤਜਾਹਿ ਹੈਂ 
॥੨੪॥ 

ਬਾਘ' ਬ੍ਰਿਕ ਮ੍ਰਿਗ ਸਸੇ? ਰੀਛ ਰੋਜ ਪਾਢੇ ਬਸੇ“, 
ਕਕੜੈਲ' ਤੀਤਰਾਦਿ ਏਕ ਠਾਂ ਰਹੇਤ ਹੈ। 

ਜਥਾ ਜੋਗ ਭੋਜਨ ਦਿਲਾਵੈਂ ਗੁਰੁ ਸਬਿ ਹੀ ਕੋ, 
ਕੋਊ ਦਿਨ ਰਾਖ ਫੇਰ ਛੋਰ ਬਨ ਦੇਤ ਹੈਂ। 

ਲੋਕ ਦੇਖ ਦੇਖਿ ਰੈਹੈਂ ਤੱਜਬ ਬਿਸੇਖ, 

ਐ ਹੈ ਦੂਰੋਂ ਚਲਿ ਪੇਖਿ ਕੈ ਹੈਂ ਗੁਰੂ ਕਲਾ ਕੇਤੁ 
ਹੈਂ”। 

ਸਾਂਝ ਸਮੇਂ ਕੀਰਤਨ ਰਹਿਰਾਸ ਅਰਦਾਸ 

ਸੁਨਿ, ਗੁਰੁ ਜਾਂਹਿ ਘਰ ਤੌਰ ਇਸ ਨੇਤ' ਹੈਂ 
॥੨੫॥ 

ਐਸੇ ਹੀ ਬਿਹਾਰ ਗੁਰੁ ਘਰ ਕੋ ਅਪਾਰ ਨਿਤ, 
ਚਲਤ ਸੁਖੈਨ ਐਨ ਬਿਬਿਧ ਪੁਕਾਰ ਸੋ। 

ਸਿੱਖ ਏਕ ਐ ਹੈਂ ਏਕ ਜੈ ਹੈਂ ਬਡ ਭੀਰ ਰੈਹੈ, 

ਭੇਟ ਬੇਸ਼ੁਮਾਰ ਦੈ ਹੈਂ ਪੈ ਹੈਂ ਫਲ ਚਾਰ ਸੋ 

ਭਾਈ ਭਾਨਾ ਨਿਜ ਸੁਤ ਸੁਵਣ ਕੋ ਸੌਂਪ ਗੁਰੈਂ, 
ਜਾਇ ਨਿਜ ਘਰ ਗਯੋ ਸੂਰਗ ਸਿਧਾਰ ਸੋ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਆਮ (ਸਾਰਿਆਂ) ਅਸਵਾਰਾਂ ਨੂੰ ਨਾਲ ਲੈ ਕੇ। 

ਖੁੱਲ੍ਹੇ ਫਿਰਦੇ ਹਨ। 

'ਹਰਨਾਂ ਨੂੰ ਫਸਾਉਣ ਦੀਆਂ ਜਾਲੀਆਂ। “ਜਿਉਂਦਿਆਂ ਨੂੰ ਹੀ 
ਪਕੜ ਲੈਂਦੇ ਹਨ। 


'ਪਾੜ੍ਹੇ _(ਪਾੜ੍ਹਾ-ਭੂਰੇਰੰਗ ਦਾ ਦੋ ਫੁੱਟ ਉੱਚਾ ਹਰਨ।) 
2ਬਘਿਆੜ। “ਸ਼ੋਕ ਨਾਲ। 
ਘੋੜੇ ਉੱਪਰ। 


'ਵਾੜੇ ਵਿੱਚ 
'ਮਾਰਦਾ। 


'ਸ਼ੇਰ। “ਸਹੇ। “ਬਾਜ਼ ਦੀ ਕਿਸਮ ਦੇ ਸ਼ਿਕਾਰੀ ਪੰਛੀ। 
'ਪਹਾੜੀ ਹਰਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 751 


ਮਾਤ ਮਰਵਾਹੀ ਭੀ ਇਨੋ ਹੀ ਦਿਨ ਮਾਹੀ, 

ਸਚ ਖੰਡ ਨਿਜ ਪਤਿ ਪਾਹੀ ਗਈ ਹੀ ਪਧਾਰ ਸੋ: 'ਉਹ ਆਪਣੇ ਪਤੀ (ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ) ਪਾਸ 
॥੨੬॥ ਤਾ 
ਸੀ ਮਾਤ ਨਾਨਕੀ ਭੀ ਨਿਜ ਸੁਤ ਸਾਦਰ ਲੈ, 

ਤੇਗ ਜੂ ਬਹਾਦਰ ਸਮੇਤ ਬਿੱਤ ਭੂਰ ਹੈ'। 'ਬਹੁਤੇ ਧਨ ਸਣੇ। 
ਨਿਜ ਪਤਿ ਹੂੰ ਕੇ ਸਤਿ ਬੈਨ ਐਨ ਧਾਰਿ ਉਰਿ, 

ਜਾਇ ਕੇ ਬਕਾਲੇ ਗਾਂਮ ਬਸੀ ਕਿਤ ਦੂਰ ਹੈ। 

ਗਿਰਦ ਨਿਵਾਹੀ' ਸਿੱਖ ਸੇਵ ਕਰੈ ਤਾਹੀਂ ਪਿਖਿ, _'ਆਲੇ ਦੁਆਲੇ ਦੇ। 
ਮਸਤ ਰਹਾਹੀ ਸੁਤ ਵਾਂਹੀ ਕਲਾ ਪੂਰ ਹੈ। 

ਅਨੀਰਾਇ ਬ੍ਰਿਤਿ ਬੁਹਮ ਮੈਂ ਲਗਾਇ ਨਿਤ ਰਹੇ, 

ਸੂਰਜ ਮੱਲ ਚਤਰ ਸਬੈ ਹੀ ਭਾਂਤਿ ਰੂਰ ਹੈ 

॥੨੭॥ 

ਭਗਤੂ , ਜਗਤੂ, ਰੂਪਾ, ਹੀਰਾ, ਬੀਰਾ, ਬਹਿਲੋ। 

ਕੰਮ ਕਾਰ ਕਰੈਂ ਰਾਸਿ' ਨਿਜ ਨਿਜ ਪਹਿਲੋ। 

ਭਗਤੂ ਕਰਾਵੈ ਖੇਤੀ ਕਾਮਜੋਂ ਤੈ ਲਾਇ ਹੇਤੀ', 

ਰੋਟੀ ਚੁਕਵਾਇ ਛੇਤੀ ਖ੍ਹਾਇ ਜਾਇ ਸਹਿਲੌ'। 

ਏਕ ਦਿਨ ਕਾਮਜੋਂ ਨੇ ਚਹਯੋ ਘ੍ਰਿਤ ਕਹਯੋ ਇਮ, 

ਰੁੱਖੀ ਰੋਟੀ ਖੈਹੈਂ ਤੋ ਕਮੈਹੈਂ ਹਮ ਕਹਿ ਲੌ' 

॥੨੮॥ 

ਫੇਰੂ ਨਾਮ ਖੱਤ੍ਰੀ ਥਾ ਏਕ ਲੈਮੇ ਦੇਸ ਕੇਰੋ, 

ਗੁਰੂ ਕੇ ਦਰਸ ਹਿਤ ਆਇ ਰਹਸੋ ਵਹਿੰਹੀ। 

ਬੇਚੇ ਜਾਇ ਪਿੰਡਨ ਮੈਂ ਫੇਰੇ ਫਿਰ ਰਹਿਹੀ। 

ਭਗਤੂ ਕਰਾਤ ਕਾਰ ਜਹਾਂ ਕੁਦਰਤ ਨਾਰ', 

ਆਯੋ ਵਹਿ ਚਾਏ' ਭਾਰ ਜਾਤ ਮਗ ਤਹਿੰਹੀ। 

ਘ੍ਰਿਤ ਹੁਤੋ ਕੁਪੀ ਮਾਹਿ ਸੌਦਾ ਬੇਚ ਲਯਾਯੋ ਵਾਹਿ, 

ਭਗਤੂ ਜੀ ਤਾਂ ਤੇ ਚਾਹਿ' ਲੀਓ ਘ੍ਰਿਤ ਕਹਿੰਹੀ 

॥੨੯॥ 





752 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਮਯਾਂ ਕੋ ਦੀਓ ਇਨੈ ਮਨ ਇਛ ਲੀਓ ਤਿਨੈ, 
ਭਾਈ ਖੁਸ਼ ਥੀਓ' ਕਹਜੋ ਦਾਮ ਦੈਹੌਂ ਫੇਰ ਸੋ। 
ਕੁੱਪੀ ਥੀ ਸੋ ਭਰੀ ਬੱਧ ਰਹਜੋ ਘਿ੍‌ਤ ਥੋਰੋ ਮੱਧ, 
ਫੇਰੂ ਕਹਯੋ ਤੋਲ ਬੱਧ ਲੈ ਹੋ ਮੋਲ ਢੇਰ ਸੋ। 
ਫਜ਼ਰੇ' ਨਿਹਾਰੀ ਜਬੈ ਤੋਲਬੇ ਕੀ ਧਾਰੀ ਮਨਿ, 
ਭਰੀ ਪਰੀ ਪਾਈ ਕਰਾਮਾਤ ਬਡ ਹੇਰ ਸੋ। 
ਗਯੋ ਭਾਈ ਪਾਸ ਗਹੇ ਪਾਇ ਕਹਜੋ ਤਾਸ, 
ਲਾਜ ਗੁਰੂ ਹੀ ਰਖਤ ਖਾਸ' ਭਗਤਨ ਕੇਰ ਸੋ 
॥੩੦॥ 

ਗੁਰੂ ਪਾਸ ਲਯਾਇ ਕੈ ਸੁਨਾਇ ਕੈ ਪ੍ਰਸੰਗ ਸਬਿ, 
ਭਾਈ ਭਗਤੂ ਨੇ ਤਾਂ ਕੋ ਸਿਖ ਬਨਵਜੋ ਹੈ। 

ਤਾਂ ਦਿਨ ਤੇ ਫੇਰੂ ਗੁਰੂ ਲੈਗਰ ਕੀ ਸੇਵ ਗਹੀ, 
ਕੇਤਕ ਬਰਸ ਮਾਂਹਿ ਸਹੀ' ਸਿਖ ਭਜੋ ਹੈ। 
ਗੁਰੂ ਹਰਿਰਾਇ ਮੋਦ ਪਾਇ ਤਾਂਹਿ ਦੀਨੋ ਵਰ, 
ਲੈਗਰ ਅਟੋਟ ਪੰਥ ਤੇਰੋਂ ਚਲੇ ਕਹਜੋ ਹੈ। 


ਤਾਂ ਪਰ ਮਸੰਦ ਕੈ ਕੈ' ਸਿਰੇਪਾਉ ਦੈ ਕੈ ਤਾਹਿੰ, __'ਕਰਕੇ, ਬਣਾ ਕੇ। 
ਲੋਮੇ' ਨੱਕੇ ਦੇਸਨ ਕੀ ਕਾਰ ਪੈ ਪਨਜੋ ਹੈ” 'ਲੋਮਾ-ਪਿਸ਼ਾਵਰ ਅਟਕ ਆਦਿ ਦੇ ਇਲਾਕੇ ਦਾ ਉੱਤਰ ਪੱਛਮੀ 


ਦੇਸ਼। (ਅ) ਰਾਵੀ ਤੇ ਬਿਆਸ ਦੇ ਵਿਚਕਾਰਲਾ ਦੇਸ਼। “ਨੱਕਾ- 
ਲਾਹੌਰ ਤੋ' ਦੱਖਣ, ਰਾਵੀ ਤੇ ਸਤਲੁਜ ਦੇ ਵਿਚਕਾਰ ਦਾ ਦੇਸ਼। 
“ਦਸਵੰਧ ਲੈਣ ਲਈ ਭੇਜਿਆ। 

ਪ੍ਰਗਨੇ ਚੂਹਣੀ ਕੇ ਜਾਇ ਮੁਹਣੀ ਮੂਰਤਿ ਸਾਇ', _ 'ਉਹ (ਭਾਈ ਫੇਰੂ ਜੀ)। 

ਗਾਂਮ ਮੌੜ ਮੀਏਂ ਕੇ ਰਹਾਇ ਧਾਮ ਪਾਇ ਕੈ। 

ਲੈਗਰ ਲਗਾਯੋ ਬਿਦਤਾਯੋ ਗੁਰੂ ਕੋ ਮਸੰਦ, 

ਬਿਰਧਾਯੋ ਸਿੱਖੀ ਕੋ ਸ਼ੁ ਦੇਸ ਮੈਂ ਰਹਾਇ ਕੈ। 

ਹਰ ਸਾਲ ਨਿਜ ਨਾਲ ਸੰਗਤਿ ਬਿਸਾਲ ਲਜਾਇ, 

ਦਿਲਵਾਵੈ ਬਹੁ ਮਾਲ ਗੁਰੂ ਪਾਸ ਆਇ ਕੈ। 

ਗੁਰੂ ਜਯੋਂ ਗੁਬਿੰਦ ਮ੍ਰਿਗਿੰਦ ਤੈ ਬੁਲਿੰਦ ਪਦ, 

ਪਾਯੋ ਹੈ ਸਨੰਦ' ਸੋ ਸੁਨੈਹੋਂ ਤਹਿੰ ਜਾਇ ਕੈ 

॥੩੨॥ 

ਅਬਿ ਔਰ ਸੁਨੋ ਗਾਥ ਹਿਤ ਸਾਥ ਗੁਰੂ ਕੇਰ, 

ਸ਼ਾਹਿਜਹਾਂ ਸੰਗ ਜਯੋਂ ਨਿਸੰਗ ਮੇਲ ਹੈ ਭਯੋ। 


੨੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 753 


ਬਡਾ ਪੂਤ ਦਾਰਾ ਤਾਂਹ ਹੁਤੋ ਅਤਿ ਪਿਆਰਾ 

ਵਾਂਹਿ, 

ਵਾਲ ਸ਼ੇਰ ਮੂਛ ਕਾ ਨੌਰੰਗੇ ਖੁਲਵਾ ਦਯੋ। 

ਭਯੋ ਸੁ ਬਿਮਾਰ ਰਹੇ ਬੈਦ ਬਲ ਲਾਇ ਹਾਰ, 

ਦਿਨ ਦਿਨ ਭਾਰ ਸੋ ਲਚਾਰ' ਹੋਤ ਹੀ ਗਯੋ। ਉਹ ਬਹੁਤਾ ਦੁਖੀ। 

ਕਹਸੋ ਤੌ ਤਬੀਬਨ' ਜੇ ਹਰੜ ਨਸੀਬ ਹੋਇ? 'ਹਕੀਮਾਂ ਨੇ। “ਪ੍ਰਾਪਤ ਹੋਵੇ। 

ਬੀਸ ਤੋਲੇ, ਏਕ ਦਾਨਾ ਲੌਂਗ ਮਾਸੇ ਕੋ ਥਾਯੋ! 'ਹੋਵੇ। 

॥ ੩੩ ॥ 

ਸੁਨਿ ਕਰਿ ਬਾਦਸ਼ਾਹਿ ਕੀਨ ਸੋ ਤਲਾਸ਼' ਚਾਹਿ?, _'ਢੁੰਡ, ਭਾਲ। “ਲੋੜ ਸਮਝ ਕੇ। 

ਦੇਸ ਦੇਸ ਮਾਂਹਿ ਤੈ ਸੁਦਾਗਰੋਂ ਕੇ ਪਾਹਿ ਹੈਂ। 

ਸਾਤ ਹੀ ਵਲਾਇਤ ਕੈ' ਸ਼ਾਹਿਨ ਕੋ ਪਠਯੋ ਲਿਖਿ, 'ਮੁਲਕਾਂ ਦੇ। 

ਜਹਾਂ ਜਹਾਂ ਪੈਦਾ ਹੋਤ ਪਠੇ ਨਰ ਤਾਂਹਿ ਹੈਂ। 

ਕਹੂੰ ਭੀ ਨਾ ਦੋਈ ਪਾਏ ਹਾਰ ਫਿਰ ਲੋਗ ਆਇ, 

ਪੀਰ ਕਸ਼ਮੀਰ ਵਾਰੇ ਕਹਸੋ ਢਿਗ ਸ਼ਾਹਿ ਹੈ। 

ਗੁਰੂ ਹਰਿਰਾਇ ਪਾਸ ਦੋਈ ਚੀਜ ਏਹੀ ਖਾਸ, 

ਔਰ ਗਜ ਮੋਤੀ ਜੋਤੀ' ਸੁੰਦੁ ਮਹਾਂਹਿ ਹੈ ॥੩੪॥ 

ਮੁਲਾਕਾਤ ਮੇਰੀ ਜਬਿ ਹੋਈ ਥੀ ਨਿਹਾਰੇ ਤਬਿ, 

ਐਸੇ ਬਡ ਤੋਫੇ ਸਬਿ ਗੁਰੂ ਘਰ ਮਾਂਹਿ ਹੈਂ। 

ਉਨ ਕੇ ਮੁਰੀਦ ਹੈਂ ਅਪਾਰੇ ਅਤਿ ਪ੍ਰੇਮ ਵਾਰੇ, 

ਸ਼ਾਹਿਨ ਦੁਲੌਭ' ਤੋਫੇ ਲਾਇ ਦੇਤ ਤਾਂਹਿ ਹੈਂ। __'ਜੋ ਬਾਦਸ਼ਾਹਾਂ ਨੂੰ ਔਖੇ ਲੱਭਦੇ ਹਨ। 

ਗਏ ਸਰੀ ਨਾਨਕ ਜੀ ਅਨਿਕ ਬਲਾਯਤੋਂ' ਮੈਂ, 

ਮਿਲੇ ਸੋ ਨਜ਼ਰ' ਤੋਫੇ ਤਿਨ ਕੋ ਤਹਾਂਹਿ ਹੈਂ। 'ਭੇਟਾ। 

ਜਾਹਰੀ ਜਹਾਨੀ ਮਾਯਾ ਬਾਤਨੀ ਇਮਾਨੀ ਕੇਰ', _ 'ਸੰਸਾਰ ਦੀ ਪ੍ਰਤੱਖ ਮਾਇਆ ਅਤੇ ਅੰਦਰੂਨੀ ਧਰਮ (ਭਾਵ 
ਦੈਵੀ ਗੁਣਾਂ) ਦੀ ਮਾਇਆ ਦੇ। 

ਗੁਰੂ ਹਰਿਰਾਇ ਸਹੀ ਸਾਚੇ ਪਾਤਿਸ਼ਾਹਿ ਹੈੱ 

॥੩੫॥ 

ਫਿਰਸੋ ਮੈਂ ਭੀ ਦੇਸ ਦੇਸ ਪੀਰ ਐਂ ਫਕੀਰ ਵੇਸ', _'ਚੰਗੇ। 

ਪੇਖੇ ਹੈਂ ਅਸੇਸ' ਪੈ ਨ ਏਸ ਸਮ ਕੋਇ ਹੈ। 'ਸਾਰੇ। 

ਉਮਰਾਵ ਕੋਊ ਖਾਸ ਭੇਜੋ ਅਬਿ ਗੁਰੂ ਪਾਸ, 

ਖੁਸ਼ੀ ਕਰਿ ਲਯਾਵੈ ਰਾਸ' ਕਾਂਮ ਜਾਂ ਤੇ ਹੋਇ ਹੈ। _'ਠੀਕ, ਪੂਰਾ। 





754 


ਪੀਰ ਤੈ ਤਰੀਫ਼ ਸੁਨਿ ਸ਼ਾਹਿ ਖੁਸ਼ੀ ਹੋਇ ਪੁਨ, 
ਪਠਜਯੋ ਉਮਰਾਵ ਗੁਨਿ ਜਾਇ ਤਿਨੈ ਜੋਇ ਹੈ'। 
ਝੁਕ ਕੈ ਸਲਾਂਮ ਕੀਨ ਤੋਫੇ ਧਨ ਭੇਟ ਦੀਨ, 
ਸ਼ਾਹਿ ਕੀ ਅਰਜ਼ ਪੀਨ ਕੀਨ ਦੀਨ ਹੋਇ ਹੈ 
॥੨੩੬॥ 

ਸ਼ਾਹਿ ਜੋ ਮੁਰਾਸਲਾ ਪਠਾਯੋ' ਸੋ ਪਢਾਯੋ, ਤਾ ਮੈਂ 
ਲਿਖਵਾਯੋ ਲੀਜੀਏ ਸਲਾਂਮ ਮਮ ਸੌ ਗੁਨੈ। 

ਜ਼ਾਤਿ ਰੱਬ ਕੀ ਫਕੀਰ ਪਾਕ ਰੋਸ਼ਨ ਜ਼ਮੀਰ' ਤੁਮ, 
ਬੇਨਜ਼ੀਰ' ਪੀਰਨ ਕੇ ਪੀਰ ਹਮ ਹੈਂ ਸੁਨੈ। 

ਬਾਬਰ ਪੈ ਮੇਹਰ ਕੈ ਸ੍ਰੀ ਗੁਰੂ ਨਾਨਕ ਜੂ, 

ਭੰਗ ਕੇ ਬਦਲ” ਸ਼ਾਹੀ ਸਾਤ ਬਖਸ਼ੀ ਉਨੈ। 


ਦੀਓ ਬਰ ਢਰਿ' ਅੰਗਦ ਹਿੰਮਾਉਂ ਤਾਂਈ, 

ਅਮਰ ਗੁਰੂ ਥੇ ਢਰੇ ਅਕਬਰ ਪੈ ਪੁਨੈ ॥ ੨੭ ॥ 
ਰਾਮਦਾਸ ਅਰਜਨ ਪਾਸ ਖਾਸ' ਜਾਇ ਸ਼ਾਹਿ, 
ਮਨ ਇੱਛ ਕਾਂਮ ਰਾਸਿ' ਰਾਸ? ਕੀਏ ਹੈਂ ਵਰੋ”। 
ਪਦਰ' ਹਮਾਰੇ ਕੇ ਪਜਾਰੇ ਰਖਵਾਰੇ ਭਏ, 

ਜਾਨ ਜੁ ਅਪਾਰੇ ਗੁਰੁ ਛੀਂਵੇਂ ਦੁਖ ਹੈਂ ਦਰੋਂ। 

ਜਦੀ ਮੈਹੂੰ ਦੂਤ ਉਤ ਹਾਸਦੋਂ ਕੇ' ਕਹੇ ਕੈਹੂੰ”, 
ਪਠੀ ਫੌਜ ਤੈਹੂੰ' ਪੈ ਨ ਬੈਰ ਕੀਨ ਹੈ ਖਰੋ। 

ਘਰ ਗੁਰੂਆਨ ਕਾਂਨ ਸੁਨਾ ਮੈਂ ਕਲਪ ਤਰੁ, 

ਤਾਂ ਤੇ ਨਿਜ ਬ੍ਰਿਦ' ਸੰਭਾਰ ਆਪ ਭੀ ਢਰੋ 
॥੩੮॥ 

ਤੋਫੇ ਤੀਨ ਪੀਨ ਆਪ ਪਾਸ ਜੋ ਨਵੀਨ ਬਡ, 
ਬਖਸ਼ੀਏ ਚੀਨ' ਹੇਤ ਪਰ ਉਪਕਾਰ ਹੈ। 

ਐਸੀ ਭਾਂਤਿ ਬਾਤ ਬਹੁ ਸ਼ਾਹਿ ਕੀ ਬਖਯਾਤ ਸੁਨਿ, 
ਤੋਫੇ ਤੀਨ ਜਾਤ' ਦਏ ਗੁਰੂ ਯੌਂ ਵਿਚਾਰ ਹੈ। 

ਏਕ ਮਾਂਗੇ ਸ਼ਾਹਿ ਦੂਜੇ ਦਾਰਾ ਸਤਸੰਗੀ ਆਹਿ, 
ਜਾਂਹਿ ਹੇਤ ਚਾਹਿ ਵਾਹਿ ਕੀਨ ਉਪਚਾਰ ਹੈਂ”। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੱਤ ਭੇਜਿਆ। 


ਪਵਿੱਤਰ ਤੇ ਪ੍ਰਕਾਸ਼ ਦਿਲ ਵਾਲੇ ਹੋ। 

।ਉਪਮਾ-ਰਹਿਤ। 

ਦੇਣ ਬਾਰੇ ਵਿਸਥਾਰ ਸਹਿਤ ਦੇਖੋ ਬਿਸ੍ਹਾਮ ੧੨ ਦੇ ਅੰਕ ੧੨੫ 
ਦੀ " ਨਿਸ਼ਾਨ ਦੀ ਟਿੱਪਣੀ। 

'ਕ੍ਰਿਪਾਲੂ ਹੋ ਕੇ। 

।ਆਪ। 

'ਸਾਰੇ। “ਪੂਰੇ। “ਚੰਗੇ। 

'ਪਿਤਾ। 


ਮੂਰਖ ਤੇ ਈਰਖਾਲੂ (ਦੂਤ) ਚੁਗਲਾਂ ਦੇ। “ਜੇ ਕਦੀ। 
'ਤਾਂ ਵੀ। 


'ਸੁਭਾਵ, ਧਰਮ। 


'ਜਾਣ ਕੇ। 
'ਤਿੰਨ ਕਿਸਮਾਂ ਦੇ। 


'ਜਿਸ ਕਾਰਨ ਕਰ ਕੇ (ਗੁਰੂ ਜੀ) ਵੀ ਉਸ (ਦਾਰਾ ਸ਼ਕੋਹ) ਦਾ 
ਇਲਾਜ ਕਰਨਾ ਚਾਹੁੰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੂਝੇ ਗੁਨ ਸਿੱਖਨ ਤੋ ਕਹਯੋ ਗੁਰੁ ਹਰੜ ਏ, 

ਸਿੰਧੁ ਮੇਂ ਸੈਂ ਲਯਾਯੋ ਥਾ ਧਨੰਤੁ ਅਵਤਾਰ ਹੈ 
॥੩੯॥ 

ਚੌਦਾਂ ਸਰਸਾਹੀ' ਤੋਲ ਦੁਲਭ ਅਮੋਲ ਗੁਨ, 


ਹਾਥ ਮੈਂ ਗਹਾਇ ਤੋ ਜਲਾਬ ਲਗ ਜਾਇ ਹੈ। 
ਮਲ ਕੀ ਨ ਅੰਸ ਰੈਹੈ ਉਦਰ ਬਿਕਾਰ' ਜੈਹੈ, 
ਸ਼ੇਰ ਮੂਛ ਬਾਰ ਸੂਈ ਸਾਰ ਲੌ ਗਿਰਾਇ ਹੈ'। 


ਏਕ ਮਾਸਾ ਲੌਂਗ ਏਹੈ ਹਾਜਮਾ ਕਰੈ ਹੈ ਅਤਿ, 
ਕੁੱਵਤ' ਬਢੈਹੈ ਨਾਰਿ ਬੀਸ ਲੌ ਭੁਗਾਇ ਹੈ। 
ਗਜ ਮੋਤੀ ਏ ਅਮੋਲ ਚਮਕ ਦਮਕ ਲੋਲ', 
ਤੋਲਾ ਇਕ ਤੋਲ ਗੋਲ ਔਰ ਕੋਲ ਨਾਇ ਹੈ' 
॥੪੦॥ 

ਆਦਿ ਗੁਰੁ ਖੰਡ ਬੁਹਮੰਡ ਫਿਰੇ ਜੌ ਅਖੰਡ': 
ਐਸੇ ਬਲਵੰਡ' ਤੋਫੇ ਝੁੰਡ” ਆਏ ਤਬਿ ਹੈਂ। 
ਸਿੰਧਨ' ਸੁਰਿੰਦਨ? ਨਰਿੰਦਨ” ਮੁਨਿੰਦਨਾ', 
ਜਛਿੰਦਨ' ਫਨਿੰਦਨ? ਸੁ ਭੇਟ ਦੀਂ ਅਲੱਭ ਹੈਂ] 
ਗੁਰੂ ਘਰ ਮਾਂਹਿ ਨ ਪ੍ਰਵਾਹਿ ਕਾਂਹਿ ਚੀਜ਼ ਨੀਜ਼' 
ਦੀਨ ਦੁਨੀਆਵੀ ਬਡ ਦੌਲਤ ਸੁਲੱਭ ਹੈਂ। 

ਲੈ ਕੇ ਉਮਰਾਵ ਗਯੋ ਪੇਖਿ ਸ਼ਾਹਿ ਖੁਸ਼ੀ ਭਯੋ, 
ਦਾਰਾ ਕਾ ਇਲਾਜ ਕਯੋ ਗਯੋ ਰੋਗ ਸਭ ਹੈ 
॥੪੧॥ 

ਕਰੇ ਬਡ ਦਾਂਨ ਸ਼ਾਹਿ ਜਲਸੇ ਖੁਸ਼ੀ ਕੇ ਚਾਹਿ', 
ਸ਼ੁਕਰੀਆ ਭੇਟ ਗੁਰੂ ਪਾਹਿ ਪਠ ਹੈ ਦਯੋ। 
ਬਾਦ ਚੰਦ ਮਾਹਿ ਕੇ' ਸ਼ਕੋਹਿ ਦਾਰਾ ਹੋਹਿ ਖੁਸ਼, 
ਲੌਪੁਰ ਕੋ ਜਾਤ ਗੁਰੂ ਪਾਸ ਆਤ ਹੈ ਭਯੋ। 
ਬਸਨ ਅਤੋਲ' ਅਸੂ ਆਯੁਧ ਅਮੋਲ ਬਡ, 
ਜ਼ੇਵਰ ਜਰਾਊ ਧਨ ਭੇਟ ਬਹੁ ਹੈ ਦਯੋ। 

ਹਾਥ ਜੋਰ ਨਾਇ ਸਿਰ ਬੈਠ ਢਿਗ ਕਹਯੋ ਫਿਰ, 


122 


'ਇਕ ਤੋਲ ਜੋ ਦੋ ਤੋਲੇ ਜਾਂ ਸੇਰ ਕੱਚੇ ਦਾ ਸੋਲਵਾਂ ਹਿੱਸਾ ਹੁੰਦਾ 
ਸੀ। 


'ਪੇਟ ਦਾ ਵਿਗਾੜ। 
'ਸ਼ੇਰ ਦੀ ਮੁੱਛ ਦਾ ਵਾਲ ਅਤੇ ਲੋਹੇ ਦੀ ਸੂਈ ਤੱਕ (ਨੂੰ ਬਾਹਰ) 
ਕੱਢ ਦੇਂਦੀ ਹੈ। 


'ਤਾਕਤ। 
'ਚੰਚਲ। 
'ਨਹੀਂ ਹੈ। 


'ਲਗਾਤਾਰ। 

'ਬਲ ਦੇਣ ਵਾਲੇ। “ਬਹੁਤੇ। 

ਸਮੁੰਦਰਾਂ ਨੇ। “ਇੰਦ੍ਹਾਂ ਨੇ। “ਰਾਜਿਆਂ ਨੇ। 'ਵੱਡੇ ਮੁਨੀਆਂ ਨੇ। 
'ਕੁਬੇਰਾਂ ਨੇ। “ਸ਼ੇਸ਼ ਨਾਗਾਂ ਨੇ। 

'ਪੁਨਾ, ਫੇਰ। 





756 


ਆਪ ਕਰਿ ਕ੍ਰਿਪਾ ਬਚਾਇ ਮੁਝ ਕੋ ਲਯੋ 
॥੪੨॥ 
ਕਾਰਣ' ਕਰੀਮ” ਆਪਰਾਜ਼ਕ” ਰਹੀਮ'' ਬਡ 


ਭੀਮ ਭਵ ਰੋਗ ਕੇ ਹਕੀਮ ਕੀਮਗਰ ਹੋ'। 
ਕਾਮਲ' ਕਬੀਰ? ਬੇਨਜ਼ੀਰ” ਬੀਰ ਧੀਰ, ਨੀਰ 
ਸਿੰਧ ਜਯੋਂਰੀ ਭੀਰ' ਪੀਰ ਪੀਰਨ ਕੇ ਸਰ ਹੋ?। 
ਆਰਫ' ਫਕੀਰ ਵਰ? ਰੌਸ਼ਨ ਜ਼ਮੀਰਾਂ, 

ਪਰ ਪੀਰ ਭੀਰ ਹਰ' ਕੀਰ ਕੋ ਅਮੀਰ ਕਰਿ ਹੋ। 


ਅਜ਼ਮਤ ਸੀਮ ਬੀਮ ਗਾਰਕ ਗਨੀਮ ਭੀਮ, 
ਪਾਰਕ ਯਤੀਮਨ ਫਹੀਮ ਧੀਮ ਤਰ ਹੋ' ॥੪੨॥ 


ਫਜ਼ਲ' ਅਲਾਹਿ ਕੋ ਮਹਾਂਹਿ ਹੋਇ ਜਾਂਹਿ ਪਰ, 
ਸਿਦਕ ਰਖਾਇ ਥਾਰੀ ਬੰਦਗੀ ਉਠਾਯ ਹੈ'। 
ਬੁਗਜ' ਬਖੀਲੀ” ਪਸ ਗੈਬਤ” ਸੋਹਬਤ ਬਦ'', 
ਹਸਦ ਹਰਨ ਹਿਤ ਕਸਦ ਰਖਾਯ ਹੈ'। 

ਤਜ ਕੈ ਸ਼ਰਾਰਤ ਗੁਜ਼ਾਰਤ' ਟਹਿਲ ਜੋਇ, ਬੂਝਨ 
ਬੁਝਾਰਤ ਤਜਾਰਤ ਕਮਾਯ ਹੈ?। 

ਦੈ ਕੈ ਤਨ ਮਨ ਧਨ ਮੁਰਦਾ ਮੁਰੀਦ ਬਨਿ', 

ਗੁਰੂ ਗੋਰ ਮੈਂ! ਸਮਾਇ ਤੌ ਪਰਮਪਦ ਪਾਇ ਹੈ 
॥੪੪॥ 

ਗੁਰੂ ਮੇਰੋ ਮੀਆਂ ਮੀਰ ਆਰਫ' ਫਕੀਰ ਪੀਰ, 
ਅੱਗਤਾ' ਜੰਜੀਰ ਕਟੀ ਜਾਂਹਿ ਕੀ ਕ੍ਰਿਪਾਹਿ ਤੈ। 
ਕੀਓ ਮੈਂ ਅਭਯਾਸ ਖਾਸ ਹੋਇ ਜਗ ਤੈ ਉਦਾਸ, 
ਰੋਕ ਮਨ ਇੰਦੀ ਰਾਸਿ' ਬਡ ਉਤਸ਼ਾਹਿ ਤੈ। 
ਪਾਂਚ ਤਤ ਕੋ ਬਿਥਾਰ ਜਿਤਕ ਸੰਸਾਰ ਏਹੁ, 

ਪਚੀਸ ਪੁਕ੍ਰਿਤ ਵਿਚਾਰ ਚੀਨ ਚਾਹਿ ਤੈ'। 


ਦੇਸ ਕਾਲ ਵਸਤੁ ਜੀਵ ਈਸ ਕੋ ਸਮੱਸਤਿਰੂਪ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਗਤ ਦੇ ਪੈਦਾ ਕਰਨ ਵਾਲੇ। “ਕਿਰਪਾਲੂ। “ਰੋਜ਼ੀ ਦੇਣ ਵਾਲੇ। 
'ਦਇਆਲੂ। 

'ਜੰਮਣ (ਮਰਨ) ਦੇ ਭਿਆਨਕ ਰੋਗ ਦੇ ਰਸਾਇਣੀ ਹਕੀਮ ਹੋ। 
'ਪੂਰਨ। “ਵੱਡੇ। “ਉਪਮਾਰਹਿਤ। 

'ਸਮੁੰਦਰ ਦੇ ਪਾਣੀ ਵਾਂਗ ਡੂੰਘੇ ਹੋ। “ਪੀਰਾਂ ਦੇ ਸ਼੍ਰੋਮਣੀ ਪੀਰ ਹੋ। 
'ਗਿਆਨ ਵਾਨ। 'ਸਰੇਸ਼ਟ। “ਪ੍ਰਕਾਸ਼-ਆਤਮਾ। 

'ਪਰਾਇਆਂ ਦੀ ਪੀੜਾ ਤੇ ਭੀੜਾ (ਮੁਸੀਬਤ) ਨੂੰ ਦੂਰ ਕਰਨ 
ਵਾਲੇ ਹੋ। “ਕੰਗਾਲਾਂ ਨੂੰ। 


'(ਬੀਮ) ਭਾਰੀ ਕਰਾਮਾਤ ਦੀ ਹੱਦ, ਭਿਆਨਕ ਵੈਰੀਆਂ ਨੂੰ 
ਵਾਲੇ ਗਿਆਨਵਾਨ ਹੋ। 

'ਬਖਸ਼ਸ਼। 

'ਤੁਹਾਡੀ ਭਗਤੀ ਕਰਦਾ ਹੈ। 

'ਵੈਰ। “ਚੁਗਲੀ। “ਪਿੱਠ ਪਿੱਛੇ ਨਿੰਦਾ ਕਰਨੀ। ਬੁਰੀ ਸੰਗਤ। 
।ਈਰਖਾ ਨੂੰ ਨਾਸ ਕਰਨ ਵਾਸਤੇ ਇਰਾਦਾਰੱਖਦਾ ਹੈ। 

'ਕਰਦਾ ਹੈ। “ਗਿਆਨ ਨੂੰ ਸਮਝਣ ਰੂਪ ਵਪਾਰ ਦੀ ਕਮਾਈ 
ਕਰਦਾ ਹੈ। 

ਮੁਰਦੇ ਵਾਂਗ ਸੇਵਕ ਬਣ ਕੇ। 

'ਗੁਰਾਂ ਦੀ ਆਗਿਆ ਰੂਪ ਕਬਰ ਵਿੱਚ। 


'ਗਿਆਨਵਾਨ। 
ਅਗਿਆਨਤਾ ਦੀ। 


'ਸਾਰੀਆਂ। 


ਪੱਚੀ ਪ੍ਰਕ੍ਰਿਤੀਆਂ ਦੀ ਵੀਚਾਰ ਦੁਆਰਾ (ਬੜੇ) ਸ਼ੌਕ ਨਾਲ 
ਜਾਣਿਆ ਹੈ। 
'ਸਾਰਾ ਰੂਪ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਂਚ ਕੋਸ਼' ਅਸਤਿ ਪਰੇ ਆਤਮ ਹੈ ਯਾਹਿ ਤੈ? 
॥੪੫॥ 


ਬੇਦ ਭੇਦ ਚੀਨ ਕੀਨ ਫਾਰਸੀ ਉਪਨਿਸ਼ਦ, 
ਪਠੇ ਖਟ ਗੁਰੂ ਦ੍ਰਾਰ ਪ੍ਰਸਥਾਨ ਤੀਨ ਮੈਂ'। 


ਆਰਫ ਫਕੀਰ ਰਿੰਦ' ਜੇਤਕ ਤੁਰਕ ਹਿੰਦੂ, 
ਬਿਦਤ ਬ੍ਰਹਮ ਬਿੰਦ' ਤਿਨੈ ਸੰਗ ਕੀਨ ਮੈਂ। 
ਯਾਹੀ ਤੈਂ ਤੁਰਕ ਜੋ ਹੈਂ ਕਾਫਰ ਕਹਿਤ ਮੋ ਹੈਂ, 
ਸਗ ਜੇ ਸ਼ਰ੍ਹਾ ਕੇ ਹੋਹੈਂ ਭੌਹੈਂ ਭਰੇ ਕੀਨ ਮੈਂ'। 


ਐ ਪੈ ਮਨ ਸਾਂਤਿ ਨਾਂਹਿ ਭਯੋ ਥਿਰ ਬ੍ਰਹਮ ਮਾਂਹਿ, 
ਤਾਂਹੀ ਤੈ ਤੁਮਾਰੇ ਪਾਹਿ ਆਯੋ ਚਾਹਿ ਚੀਨ ਮੈਂ! 
॥੪੬॥ 

ਐਸੇ ਸੁਨਿ ਤਾਂ ਕੋ ਸੂਵਾਲ ਗੁਰੂ ਜੀ ਮੇਹਰ ਨਾਲ, 


ਉੱਤੁ ਰਸਾਲ' ਦਯੋ ਸਹਿਤ ਮਸਾਲ ਹੈ?। 

ਜੈਸੇ ਜੰਗ ਜੁਰੇ ਮੁਰੇ ਸੁਭੱਟ ਪਿਛਾਂਹਿ ਨਾਹਿ, 
ਸਤੀ ਚਢਿ ਚਿਖਾ ਪੈ ਨ ਘਰ ਕੋ ਸੰਭਾਲ ਹੈ। 
ਰਾਗ ਪੈ ਕੁਰੰਗ ਐ ਭੁਜੰਗ ਜਯੋਂ ਉਮੰਗ ਆਇ, 
ਦੀਪ ਪੈ ਪਤੰਗ ਅੰਗ ਦੈ ਨਿਸੰਗ ਡਾਲ ਹੈ। 
ਤੈਸੇ ਸ਼ੌਕ ਠਾਨ ਕੈ, ਜਹਾਂਨ ਜਾਨ ਕੁਰਬਾਨ, 
॥੪੭॥ 

ਬਿਨਾ ਨਿਰਵੇਦ ਚੱਸ ਪੂਰਨ ਗੁਰੂ ਕੇ ਵੱਸ, 
ਬੇਦ ਕੋ ਰਹੱਸ ਕੱਸ ਪੱਸ ਨ ਸਕਾਇ ਹੈ'। 


ਆਤਮ ਅਨਾਤਮ ਪ੍ੁਮਾਤਮ ਬਿਵੇਕ ਏਕ, 
ਅਨੂੰ ਵਿਤ੍ਰੇਕ ਬਿਨ ਸ੍ਰਾਤਮ ਨ ਪਾਇ ਹੈ'। 


ਤੀ 


'ਪੰਜ ਪੜਦੇ (ਅੰਨਮਯ, ਪ੍ਰਾਣਮਯ, ਮਨੋਮਯ, ਵਿਗਿਆਨ 
ਮਯ ਤੇ ਅਨੰਦ ਮਯ)। “ਅਸਤੀ (ਭਾਂਤੀ ਤੇ ਪ੍ਰਿਯ) ਰੂਪ 
ਆਤਮਾ ਇਨ੍ਹਾਂ (ਸਾਰਿਆਂ) ਤੋਂ ਪਰੇ ਹੈ। 


(ਮੈਂ) ਵੇਦਾਂ ਦੇ ਭੇਦ ਨੂੰ ਜਾਣਿਆਂ, ਉਪਨਿਸ਼ਦਾਂ ਦਾ ਫ਼ਾਰਸੀ 
ਵਿੱਚ ਉਲੱਥਾ ਕੀਤਾ, ਛੇ (ਸਾਸਤ) ਗੁਰਾਂ ਦੁਆਰਾ ਪੜ੍ਹੇ (ਅਤੇ 
ਅਗੋਂ ਇਨ੍ਹਾਂ ਤਿੰਨਾਂ ਦਾ) (ਪੁਸਥਾਨ) ਵਿਸਥਾਰ ਕੀਤਾ। 
'ਆਜ਼ਾਦ ਖਿਆਲ। 


'ਬੂਹਮ ਨੂੰ ਜਾਨਣ ਵਾਲੇ ਮਸ਼ਹੂਰ ਸਨ। 


'ਜੇਹੜੇ ਸ਼ਰ੍ਹਾ ਦੇ ਕੁੱਤੇ ਹਨ (ਉਹ) (ਕੀਨ) ਦੁਸ਼ਮਣੀ 'ਚ ਭਰੇ 
ਹੋਏ (ਭੌਹੈਂ) ਭੋਂਕਦੇ ਹਨ। 


ਮੈਂ (ਇਹ) ਜਾਣ ਕੇ ਤੇ ਇੱਛਾ ਕਰ ਕੇ ਆਇਆ ਹਾਂ। 


'ਸੁੰਦਰ। “ਦ੍ਰਿਸ਼ਟਾਂਤ ਸਹਿਤ। 


'ਵੈਰਾਗ ਦੀ (ਚੱਸ) ਰੰਗਤ ਤੋਂ ਬਿਨਾਂ ਅਤੇ ਪੂਰਨ ਗੁਰਾਂ ਦੇ 
ਅਧੀਨ (ਆਗਿਆਕਾਰ) ਹੋਏ ਤੋਂ ਬਿਨਾਂ ਵੇਦਾਂ ਦੇ ਸਿਧਾਂਤ ਨੂੰ 
(ਕੱਸ) ਕੋਈ ਪੁਰਸ਼ ਵੀ (ਪੱਸ) ਦੇਖ ਨਹੀਂ ਸਕਦਾ। 


'ਇਕ ਪ੍ਰਮਾਤਮਾ ਦੀ ਵਿਚਾਰ (ਅਤੇ) ਆਤਮਾ ਦੇ (ਅਨੂ) 
ਸੰਜੋਗ (ਤੇ) ਅਨਾਤਮ (ਜੜ੍ਹ) ਦੇ (ਵਿਤ੍ਰੇਕ) ਵਿਜੋਗ ਤੋਂ ਬਿਨਾ 
ਆਪਣੇ ਆਤਮਾ ਨੂੰ ਨਹੀਂ ਪਾਈਦਾ ਹੈ। 





758 


ਭੂਮ ਭੇਦ ਖੇਦ ਛੇਂਦ ਸ਼ਾਂਤਿ ਅਵਿਦਾਤਿ ਮਾਂਹਿ, 
ਜੌ ਪੈ ਚਿੱਤ ਬ੍ਰਿੱਤ ਨਿੱਤ ਬਿੱਤਿ ਹੀ ਚਹਾਇ ਹੈ'। 


ਤਵ ਤੁਮ ਨਵ ਅਭਯਾਸ ਖਾਸ ਗਹੋ ਉਰਿ, 
ਨਚਕੇਤਾ' ਪੁਤਿ ਰਿਖਿ ਆਰੁਣੀ? ਜੋ ਗਾਇ ਹੈ 
॥੪੮॥ 

ਮੱਖਕਾ ਇਕੱਤਰ ਕਰੈਂ ਮਧੂ ਰਸ ਬਹੁ ਤਰ੍ਹ', 

ਜੁਦਾ ਨਾ ਦਿਖਾਈ ਪਰੈ ਫੇਰ ਜੈਸ ਕੋਇ ਹੈ'। 


ਤੈਸੇ ਬੁਹਮ ਮੈਂ ਬਿਲੀਨ ਹੋਇ ਹੈਂ ਸਖੋਪੋਤਿ ਮੈਂ”, 
ਜੋਇ ਨਾਹਿ ਕੋਇ' ਹਮ ਬੂਹਮ ਮੈਂ ਮਿਲੋਇ ਹੈ। 
ਸਾਗਰ ਕੀ' ਨਦੀ ਜਦਿ ਸਾਗਰ? ਮੈਂ ਜਾਤ, 
ਰਤਨਾਕਰ ਸਮਾਤ ਹਮ ਜਾਨੈ ਨਾਂਹਿ ਸੋਇ ਹੈਂ। 
ਐਹੈ ਜੀਵ ਬ੍ਰਹਮ ਤੈ ਸਮੈਹੈ ਜਾਇ ਤਹਾ ਤਿਮ, 

ਐ ਪੈ 'ਹਮ ਬ੍ਰਹਮ ਹੈੱ' ਨ ਗਯਾਨ ਤਿਨੈ ਹੋਇ ਹੈ 
॥੪੯॥ 

ਸੂਕ ਜਾਤ ਸਾਖਾ ਸੋਇ ਜੀਵ ਛੋਰ ਜਾਤ ਜੋਇ, 
ਜਗਤ ਰੁ ਦੇਹਨ ਮੈਂ ਏਹ ਤਯੋਂ ਚਿਤੰਨ ਹੈ'। 


ਪਹਿਲੇ ਨਯਾਰੀ ਥੀ ਨ ਹੋਤ ਫੇਰ ਅੰਨ ਹੈ'। 


ਕੋਰੀ ਡਰੀ ਨੂਣ ਕੀ ਜਯੋਂ ਪਰੀ ਵਾਰਿ ਵਾਰਿ 
ਹੋਤਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜੇ ਕਰ (ਅਵਦਾਤ) ਸੁੰਦਰ ਸ਼ਾਂਤੀ ਵਿੱਚ ਚਿੱਤ ਦੀ ਬ੍ਰਿਤੀ ਨੂੰ 
ਟਿਕਾਉਣਾ ਚਾਹੁੰਦੇ ਹੋ ਤਾਂ (ਖੇਦ) ਦੁਖਦਾਈ ਭ੍ਰਮ ਤੇ ਭੇਦ ਨੂੰ 
(ਛੇਦ) ਕੱਟ ਦਿਉ। 


ਇਕ ਰਿਖੀ ਦਾ ਨਾਮ। “ਉਦਿਆਲਕ ਰਿਖੀ। 


(ਸ਼ਹਿਦ ਦੀਆਂ) ਮੱਖੀਆਂ ਬਹੁਤ ਤਰ੍ਹਾਂ ਦੇਰਸ ਇਕੱਤਰ ਕਰ ਕੇ 
(ਮਧੂ) ਸ਼ਹਿਦ (ਬਣਾਉਂਦੀਆਂ ਹਨ) ਜਿਸ ਤਰ੍ਹਾਂ ਫੇਰ ਕੋਈ ਵੀ 
ਰਸ ਵੱਖਰਾ ਨਹੀਂ ਦਿਸਦਾ। 


'ਪਾਣੀ। ?ਸਮੁੰਦਰ। 


'ਜਿਹੜੇ (ਦਰੱਖਤ ਨੂੰ) ਜੀਵ ਛੱਡ ਜਾਂਦਾ ਹੈ ਉਸ ਦੀਆਂ 
ਟਾਹਣੀਆਂ ਸੁੱਕ ਜਾਂਦੀਆਂ ਹਨ ਤਿਵੇਂ (ਦਰੱਖਤ ਦੇ ਜੀਵ ਵਾਂਗ) 
ਜਗਤ ਅਤੇ ਦੇਹਾਂ ਵਿੱਚ ਚੇਤਨ ਬ੍ਰਹਮ ਹੈ। 


(ਜਿਵੇਂ) (ਬਿੰਬ) ਸੂਰਜ (ਤੋਂ ਉਸਦਾ) (ਪ੍ਰਤਿਬਿੰਬ) ਅਕਸ 
(ਵਖਰਾ ਨਹੀਂ ਹੁੰਦਾ) ਤਿਵੇਂ ਵਿਚਾਰ ਕੇ ਨਿਸਚਾ ਕਰੋ ਕਿ 
ਬ੍ਹਮ ਤੋਂ ਜੀਵ ਕੁਝ ਥੋੜੇ ਮਾਤ੍ਰ ਵੀ ਵਖਰਾ ਨਹੀਂ ਹੈ। 


ਜਿਵੇਂ (ਸੇਂਧਵ) ਸਮੁੰਦਰ ਦੀ (ਖਿਲ) ਝੱਗ (ਜਲ ਚੋਂ ਪੈਦਾ ਹੋ 
ਕੇ ਫੇਰ) ਜਲ ਵਿੱਚ ਹੀ ਸਮਾ ਜਾਂਦੀ ਹੈ, ਨ ਉਹ ਪਹਿਲਾਂ (ਜਲ 
ਤੋਂ) ਵਖਰੀ ਸੀ ਤੇ ਨ ਹੀ ਫੇਰ ਵੱਖ ਹੁੰਦੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਿਕਨੀ ਨ ਹੋਇ ਤਜੋਂ ਭਯੋ ਅਗਯਾਨ ਮੰਨ ਹੈ' 
॥੫੦॥ 


ਬੀਜ ਮਾਂਹਿ ਬਟ, ਪਤ ਸੁਤ ਮੈਂ ਅਘਟ ਠਟ, 


ਮ੍ਰਿਤਕਾ ਮੈਂ ਘਟ ਮਟ ਮ੍ਰਿਤਕਾ ਸਰੂਪ ਹੈ'। 


ਭੂਖਨ ਅਨੇਕ ਏਕ ਕੰਚਨ ਅਨੂਪ' ਹੈ। 


ਤੈਸੇ ਹੀ ਜਗਤ ਜੋ ਦਿਖੱਤ ਹੈ ਨਾਨੱਤ ਅੱਤਿ', 
ਬ੍ਰਹਮ ਹੈ ਨ ਨਯਾਰੋ ਜੌ ਬਿਚਾਰੌ, ਚਿੱਤ ਖੂਪ ਹੈ। 
ਐਸੇ ਸੁਨਿ ਅਭਯਾਸ ਭਯੋ ਦਾਰਾ ਮੋਦ ਖਾਸ', 
ਨਿਜਾਨੈਦ ਮਾਂਹਿ ਮਨ ਭਯੋ ਸਾਂਤਿ ਰੂਪ ਹੈ 
॥੫੧॥ 

ਓਐੰ ਸ੍ਰੀ ਵਾਹਿਗੁਰੂ ਪਾਇ ਗੁਰੁ ਮੰਤਰ', 


ਸੁਤੰਤਰ ਅਭਯਾਸ ਸ੍ਹਾਸ ਸ੍ਹਰਾਸ ਕੀਨ ਮੰਨਯ ਹੈ”। 


ਸਥਿ ਮੈਂ ਨਿਹਾਰਯੋ ਬੁਹਮ ਭੂਮ ਕੁਮ ਛੋਰਿ, 
ਗਹਜੋ ਸੁਕ੍ਰਮ ਸੁਧੁਮ ਮਗ ਭਗਤੀ ਅਨੌਨਯ' ਹੈ। 
ਭੂਖਨ ਕਨਕ ਜਿਮ ਲੋਹ ਹੈ ਅਨਿਕ ਰੂਪ, 
ਤਨਕ ਨ ਔਰ ਤਿਮ ਬਿਨਾ ਬੁਹਮ ਅੰਨਯ ਹੈ'। 


759 


(ਕੋਰੀ) ਬਿੰਧਿਆਈ ਤੋਂ ਬਿਨਾਂ ਲੂਣ ਦੀ ਡਲੀ ਪਾਣੀ ਵਿੱਚ ਪੈ 
ਕੇ ਪਾਣੀ (ਦਾ ਰੂਪ) ਹੀ ਹੋ. ਜਾਂਦੀ ਹੈ (ਪਰ ਲੂਣ ਦੀ) 
ਬਿੰਧਿਆਈ ਵਾਲੀ (ਡਲੀ) ਪਾਣੀ ਨਹੀਂ ਹੋ ਸਕਦੀ ਤਿਵੇਂ ਮਨ 
ਅਗਿਆਨ ਦੀ ਚਿਕਨੱਤ ਕਰ ਕੇ (ਬ੍ਰਹਮ ਰੂਪ ਨਹੀਂ ਹੋ 
ਸਕਦਾ)। 


'ਬੀਜ ਵਿਚੋਂ (ਪੈਦਾ ਹੋਇਆ) ਬੋਹੜ (ਬੀਜ ਦਾ ਹੀ ਰੂਪ ਹੈ), 
ਸੂਤ ਵਿਚੋਂ (ਅਘਟ) ਇਕਰਸ (ਠਟ) ਬਣਿਆ ਹੋਇਆ 
(ਪਟ) ਕਪੜਾ (ਸੂਤ ਦਾ ਹੀ ਰੂਪ ਹੈ ਅਤੇ) ਮਿੱਟੀ ਚੋਂ 
(ਬਣਿਆ ਹੋਇਆ) ਘੜਾ ਤੇ ਮਕਾਨ ਵੀ ਮਿਟੀ ਦਾ ਹੀ ਸਰੂਪ 
ਹੈ। 


'ਜਿਵੇਂ ਲੋਹੇ ਚੋਂ ਬਣੇ ਹੋਏ ਹਥਿਆਰ (ਲੋਹੇ ਦਾ ਹੀ ਰੂਪ ਹਨ), 
ਪਾਣੀ ਦੀ ਧਾਰ ਚੋਂ (ਬਣੇ ਹੋਏ) (ਬੀਚੀ) ਲਹਿਰਾਂ ਤੇ ਬੁਲਬੁਲੇ 
(ਪਾਣੀ ਦਾ ਹੀ ਰੂਪ ਹਨ), ਇਕੇ ਸੁੰਦਰ ਸੋਨੇ ਦੇ (ਬਣੇ ਹੋਏ) 
ਅਨੇਕਾਂ ਗਹਿਣੇ (ਸੋਨੇ ਦਾ ਹੀ ਸਰੂਪ) ਹਨ। 

'ਬਹੁਤਾ (ਨਾਨੱਤ) ਅਨੇਕ ਤਰ੍ਹਾਂ ਦਾ। 


'ਬਹੁਤ ਅਨੰਦ। 


'(ਓਅੰ) ਅਕਾਲ ਪੁਰਖ ਦਾ (ਸ੍ਰੀ) ਸੋਭਾ ਵਾਲਾ ਨਾਮ ਵਾਹਿਗੁਰੂ 
ਗੁਰਮੰਤੂ ਪਾ ਕੇ। 

“ਕਈਆਂ ਸੱਜਣਾਂ ਨੂੰ ਇਹ ਭੁਲੇਖਾ ਲਗ ਸਕਦਾ ਹੈ ਕਿ ਸ਼ਾਇਦ 
ਦਾਰਾ ਸ਼ਕੋਹ ਨੂੰ ਗੁਰਾਂ ਨੇ 'ਓਐੰ ਸ੍ਰੀ ਵਾਹਿਗੁਰੂ' ਹੀ ਗੁਰ ਮੰਤੁ 
ਦਿੱਤਾ ਹੈ ਪਰ ਭਾਈ ਗੁਰਦਾਸ ਜੀ ਨੇ ਗੁਰ ਮੰਤੁ ਬਾਰੇ ਸਾਰੇ ਸ਼ੰਕੇ 
ਦੂਰ ਕਰ ਦਿੱਤੇ ਹਨ। ਉਹ ਲਿਖਦੇ ਹਨ ਕਿ: ਵਾਹਿਗੁਰੂ ਗੁਰ 


ਮੰਤਰ ਹੈ ਜਪਿ ਹਉਮੈ ਖੋਈ। (ਵਾਰ ੧੩ ਪਉੜੀ ੨) 
।ਆਪਣੇ ਇਸ਼ਟ ਤੋਂ ਬਿਨਾਂ ਦੂਜੇ ਨੂੰ ਨ ਮੰਨਣਾ। 


'ਜਿਵੇਂ ਸੋਨੇ ਦੇ ਗਹਿਣੇ ਤੇ ਲੋਹੇ (ਦੇ ਹਥਿਆਰ) ਅਨੇਕ ਤਰ੍ਹਾਂ 
ਦੇ (ਹੁੰਦਿਆਂ ਹੋਇਆਂ ਵੀ ਸੋਨੇ ਤੇ ਲੋਹੇ ਤੇ) ਥੋੜੇ ਜਿਹੇ ਵੀ ਹੋਰ 
(ਵਖਰਾ ਸਰੂਪ) ਨਹੀਂ ਹੁੰਦੇ ਤਿਵੇਂ ਬ੍ਰਹਮ ਤੋਂ ਬਿਨਾਂ (ਅੰਨਯ) 
ਹੋਰ (ਜਿੰਨਾ ਵੀ ਸੰਸਾਰ ਦਾ ਪਸਾਰਾ ਹੈ ਉਹ ਬਹਮ ਤੋਂ ਵਖਰਾ 





760 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਸ ਵੇਸ ਹੀਨ' ਪੁਮੇਸ ਮੈਂ ਨਿਵੇਸ ਕਰਿ, 

ਸਾਂਤਿ ਪਦ ਪਾਇ ਭਯੋ ਦਾਰਾ ਜੋਗ ਧੰਨਯ ਹੈ 
॥੫੨॥ 

ਚਢਤ ਝਟਤਰੰਗ ਪਾਹੈ ਪਟੈ ਬੇਸ ਹੈ'। 


ਪਾਰਸ ਬਨੈ ਹੈ ਜੇਮ ਲੋਹ ਕੋ ਖਾਲਸ ਹੇਮ, 
ਬਾਰਸ਼ ਤੇ ਖਾਰਸ ਜਯੋਂ ਧੂਰ ਨਾ ਰਹੇਸ ਹੈ'। 


ਕੀਟ ਕੌ ਭ੍ਰਿੰਗੀ ਤਜੋਂ ਦੁਅੰਗੀ ਗੁਰੂ ਨਿਜ ਰੂਪ, 
ਸਾਧਨ ਸਪੰਨ ਸਿਖ ਤਾਂਈ ਕਰੈਂ ਏਸ ਹੈੱ”। 


ਰਹੀ ਨਾ ਕਲੇਸ਼ਨ ਅਸ਼ੇਸ਼ਨ' ਕੀ ਲੇਸ ਹੈ? 
॥੫੩॥ 

ਜੈਸੇ ਚਲਵੱਯਾ ਤੀਰ ਬੇਧਤ' ਨਿਸ਼ਾਨਾ ਧੀਰ, 
ਭਰੀ ਗਾਡੀ ਜਾਤ ਚੀਰਿ ਧਰਤੀ ਖੁਭਾਇ ਹੈ'। 
ਜੈਸੇ ਛੇਤੀ ਮੇਘ ਝਰੀ' ਖੇਤੀ ਕੋ ਕਰੈ ਹੈ ਹਰੀ, 
ਚਾਤ੍ਰਿਕ ਐਂ ਸੀਪ ਕੋ ਸ੍ਹਾਂਤਿ' ਸ਼ਾਂਤਿ ਦਾਇ ਹੈ। 
ਸ਼ਕਤਿ ਅੰਬੋਹ' ਸੀ ਗੁਰੁ ਤੈ ਦਾਰਾ ਸ਼ਕੋਹ, 

ਆਨੰਦ ਸੰਦੋਹ ਹੋਹ' ਗਯੋ ਬਿਦਾ ਪਾਇ ਹੈ। 
ਜਨਕ, ਸਿਖਰ ਧੂਜ ਦਾਈ' ਕੇ ਮਨਿੰਦ” ਦਾਰੇ, 
ਕਾਰਬਾਰ ਸ਼ਾਹੀ ਕੇ ਸੰਭਾਰੇ ਸਾਰੇ ਜਾਇ ਹੈ 
॥੫੪॥ 

ਦਾਰੇ ਕਾ ਪੁਸੰਗ ਸੁਨਿ ਔਰ ਜਗਯਾਸੀ' ਚੰਗ, 
ਆਵੈਂ ਗੁਰੂ ਪੈ ਉਮੰਗ ਸਤ ਸੰਗ ਕਰਿ ਹੈਂ। 

ਪਾਇ ਗਯਾਨ ਗੌਰ' ਔਰ ਭਗਤੀ, ਨਿੰਮੁ ਤੌਰ”, 


ਉ ਵੇਂ ਫੁੱਕਿ ੪. ਹੋਸ ੪. ੨ ੪. ਨੂੰ 084 ਿ 


(ਚੰਦਨ) ਕਰ ਦੇਂਦਾ ਹੈ ਅਤੇ ਪਾਹ ਦੇਣ ਨਾਲ ਬਸਤੁ ਨੂੰ ਛੇਤੀ 
(ਬੇਸ) ਸੁੰਦਰਰੰਗ ਚੜ੍ਹ ਜਾਂਦਾ ਹੈ। 


'ਜਿਵੇਂ ਪਾਰਸ ਲੋਹੇ ਨੂੰ ਖਾਲਸ ਸੋਨਾ ਬਣਾ ਦੇਂਦਾ ਹੈ ਅਤੇ 
ਬਾਰਸ਼ (ਪੈਣ) ਨਾਲ (ਖਾਰਸ) ਜਵਾਹਾਂ ਤੇ ਧੂੜ ਨਹੀਂਰਹਿੰਦੇ। 


'ਜਿਵੇਂ (ਇਕ ਖਾਸ ਕਿਸਮ ਦੇ) ਕੀੜੇ ਨੂੰ ਭ੍ਰਿੰਗੀ (ਆਪਣਾ 
ਰੂਪ ਕਰ ਲੈਂਦੀ ਹੈ ਤਿਵੇਂ (ਦੁਅੰਗੀ) ਦੋਹਾਂ ਲੋਕਾਂ ਵਿੱਚ ਪੱਖ 
ਕਰਨ ਵਾਲੇ ਗੁਰੂ ਸਾਧਨਾ ਸਹਿਤ ਸਿੱਖ ਨੂੰ ਏਸ ਤਰ੍ਹਾਂ 
(ਆਪਣਾ ਰੂਪ) ਕਰ ਲੈਂਦੇ ਹਨ। 


'ਸਾਰਿਆਂ। 'ਥੋੜੇ ਮਾਤ (ਹੋਂਦ)। 


'ਵਿੰਨ੍ਹਦਾ ਹੈ। 

'ਖ਼ੁੱਭ ਕੇ। 

'ਬੱਦਲ ਦੀ ਝੜੀ। 

ਰਾਤੀ ਬੂੰਦ। 

'ਸ਼ਕਤੀਆਂ ਦੇ ਇਕੱਠ। 
'ਪੂਰਨ ਅਨੰਦ ਹੋ ਕੇ। 

'ਇਕ ਬ੍ਰਹਮ ਗਿਆਨੀਰਾਜਾ। “ਵਾਂਗ। 


'ਮੁਕਤੀ ਦੀ ਇੱਛਾ ਵਾਲੇ। 


'ਵੱਡਾ, ਬਹੁਤਾ। “ਢੰਗ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 761 


ਜਾਇ ਨਿਜ ਨਿਜ ਨੌਰ ਮਹਿਮਾਂ ਉਚਰ ਹੈਂ। 

ਧੁੰਮ' ਦੇਸ ਦੇਸਨ ਸੁ ਪਰੀ” ਦਰਵੇਸ਼ਨ ਮੈਂ, 'ਮਸ਼ਹੂਰੀ। “ਪੈ ਗਈ, ਹੋ ਗਈ। 
ਆਵੈਂ ਬਹੁ ਭੇਸਨ' ਅਸੇਸਨ ਉਧਰ ਹੈਂ”। ਖਾਂ ਦੇ। ਗੁਰੂ ਜੀ) ਸਾਰਿਆਂ ਦਾ ਉਧਾਰ ਕਰ ਦੇਂਦੇ ਹਨ। 
ਰੰਗਤ ਅਜੀਬ ਸਤਸੰਗਤ ਕੀ ਰੈਨੀ ਮਾਂਹਿ', 'ਮੱਟੀ ਵਿੱਚ। 

ਆਵੈ ਜੋਊ ਚਾਹਿ ਤਾਹਿ ਗੁਰੂ ਜੀ ਸੁਧਰ ਹੈ 

॥੫੫॥ 

ਦੋਹਰਾ: 

ਚਰਿਤ ਕਰਤ ਸ੍ਰੀ ਸਤਿਗੁਰੂ, 

ਦਾਸਨ ਭਰਤ' ਸੁ ਆਸ। 

ਇਕ ਦਿਨ ਇਕ ਸਿਖ ਗੁਰੂ ਪੈ, 

ਕੀਨੀ ਇਮ ਅਰਦਾਸ ॥੫੬॥ 

ਚੌਪਈ: 

ਹੇ ਗੁਰੁ ਸਿਖ ਗ੍ਰੀਬ ਜੋ ਹੋਹੈ। 

ਬਨੈ ਸੇਵ ਤਿਸ ਤੈ ਨਹਿ ਕੋਹੈ। 

ਗੁਸਯੋ ਗ੍ਰਿਸਤ ਧੰਧਜੋਂ ਮਾਂਹੀ। 

ਸਤ ਸੰਗਤ ਭੀ ਕਰਿ ਨ ਸਕਾਹੀ ॥੫੭॥ 

ਐਸੇ ਸਿੱਖਨ ਕੀ ਜਯੋਂ ਮੁਕਤੀ। 

ਹੋਇ, ਕਹੋ ਸੀ ਗੁਰੁ ਸੋ ਯੁਕਤੀ। 

ਸੁਨਿ ਗੁਰੁ ਕਹਯੋ ਸਹਿਤ ਜੋ ਭਗਤੀ। 

ਸੇਵੈ ਸੰਤਹਿ ਜਸ ਹੂੰ ਸ਼ਕਤੀ ॥੫੮॥ 

ਸੰਤਨ ਮੁਖਿ ਤਿਸ ਕਾ ਜਬ ਦਾਨਾ। 

ਪਰ ਹੈ, ਕਰਿ ਹੈ ਸੰਪਤਿ ਨਾਨਾ'। 'ਅਨੇਕ ਤਰ੍ਹਾਂ ਦੀ ਸਮੱਗ੍ਰੀ। 
ਤਾਂ ਪਰ ਸੁਨੋ ਸਾਖ' ਇਕ ਕੈਹੈਂ। ਗਵਾਹੀ, ਸਾਖੀ। 

ਪੁੰਨ ਜਨਕ' ਜੋ ਬ੍ਰਿਧ? ਸੁਨੈ ਹੈਂ ॥੫੯॥ ਪੁੰਨਾ ਨੂੰ ਪੈਦਾ ਕਰਨ ਵਾਲੀ। “ਬਜ਼ੁਰਗ। 
ਅਤੀ ਦਾਰਿਦੀ' ਥਾ ਇਕ ਗ੍੍‌ਹੀ। 'ਬਹੁਤ ਗ਼ਰੀਬ। 

ਸਦਾ ਦੀਨ' ਸੋ ਰਿਣੀ? ਰਹੇਹੀ। ਦੂਖੀ। “ਕਰਜ਼ਾਈ। 

ਜੋੜਾ ਚਟਕਾ' ਤਿਸ ਘਰ ਰਹਿਹੀਂ। 'ਚਿੜੇ ਚਿੜੀ ਦਾ ਜੋੜਾ। 
ਤਾਂਹਿ ਦੁਖੀ ਪਿਖਿ ਸੋ ਦੁਖੁ ਲਹਿਹੀਂ ॥੬੦॥ 

ਵਹਿ ਭੀ ਥੇ ਪੂਰਬ ਸਿਖ ਸਿਖਨੀ। 

ਪੰਖੀ ਭਏ ਦੋਸ਼ ਕਿਤ ਧਿਖਨੀ'। 





762 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੂਰਬ ਜਨਮ ਗਯਾਤ ਤਿਨ ਆਹੀ। 

ਯਾਂ ਤੇ ਰੀਤਿ ਗਹੀ ਉਨਿ ਯਾਹੀ ॥੬੧॥ 

ਉਸ ਕੈ ਘਰ ਤੈ ਚੁਕ ਚੁਕ ਦਾਨੇ। 

ਧਰਮ ਸਾਲ ਢਿਗ ਹੁਤੀ ਮਹਾਂਨੇ। 

ਤਹਿੰ ਸੰਤਨ ਕੇ ਲੰਗਰ ਮਾਂਹੀ। 

ਪਾਵੈ ਸੋ ਨਿਤ ਪ੍ਰਤਿ ਤਹਿੰ ਚਾਹੀ ॥੬੨॥ 

ਤਹਿ ਤੈ ਸੰਤ ਮੁਸਾਫਰ ਖਾਵੈਂ। 

ਉਸ ਕੀ ਸੰਪਤਿ' ਬਧਤੀ ਜਾਵੈ। 

ਜਦਯਪਿ ਧਨੀ ਹੋਇ ਉਨਿ ਭਾਰਾ। 

ਗਹਯੋ ਕੁਮਾਰਗ ਬਡ ਹੱਕਾਰਾ ॥ ੬੩ ॥ 

ਤੌ ਭੀ ਸੰਤਨ ਕੇ ਮੁਖ ਦਾਨਾ। 

ਪਰੈ, ਬਢੈ ਸੁਖ ਸੰਪਤਿ ਨਾਨਾ। 

ਲੋਗ ਕਹੈਂ ਇਹੁ ਪਾਪੀ ਭਾਰੀ। 

ਕਿਮ ਸੰਪਤਿ ਇਸ ਬਢੈ ਅਪਾਰੀ ॥੬੪॥ 

ਪੁਨ ਉਨ ਨਿਜ ਗੁਹ ਨਯੋ ਰਚਯੋ। 

ਖੋਇ ਆਲ੍ਹਣਾ ਉਨ ਕਾ ਦਯੋ। 

ਰਹੇ ਆਲ੍ਹਣਾ ਪੁਨ ਵਹਿ ਪਾਈ। 

ਨਾਹਿ ਰਚਨ ਉਨ ਦਯੋ ਤਿਨਾਈ' ॥੬੫॥ 'ਤਿਨਾ (ਘਰ ਵਾਲਿਆਂ) ਨੇ। 
ਆਖਰ ਉਸ ਕੀ ਪਿਖਿ ਬਦਨੀਤੀ। 

ਗਹੀ ਰੀਤਿ ਬਿਪ੍ਰੀਤਿ' ਅਭੀਤੀ”। 'ਉਲਟਾ। “ਨਿਰਭੈ ਹੋ ਕੇ। 
ਧਰਮਸਾਲ ਸੰਤਨ ਕੇ ਦਾਂਨੇ। 

ਨਿਤ ਪ੍ਰਤਿ ਲਜਾਇ ਉਠਾਇ ਮਹਾਂਨੇ ॥੬੬॥ 

ਡਾਰੈਂ ਵੀਚ ਰਸੋਈ ਤਾਂ ਕੇ। 

ਸੰਪਤਿ ਘਟੀ ਅੰਨ ਵਹਿ ਖਾ ਕੇ। 

ਭਯੋ ਦਾਰਿਦੀ ਪੁਨ ਵਹਿ ਜਬ ਹੀ। 

ਆਯੋ ਸ਼ਰਣ ਗੁਰੂ ਕੀ ਤਬ ਹੀ ॥੬੭॥ 

ਗੁਰ ਉਪਦੇਸ ਸੁਦੇਸ ਦਿਢਾਯੋ। 

ਜਥਾ ਸ਼ਕਤਿ' ਪੁੰਨ ਕਰਨ ਲਗਾਯੋ। 'ਸ਼ਕਤੀ ਅਨੁਸਾਰ। 
ਭੂਮ ਕੁਕਰਮ ਅਧੁਮ ਪਰਿਹਾਰਾ'। 'ਪਾਪ ਨਾਸ ਕੀਤਾ। 
ਭੇਦ ਖੇਦ' ਸਭਿ ਖੇਦ” ਨਿਕਾਰਾ ॥ ੬੮॥ 'ਦੁੱਖ। “ਖਦੇੜ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 763 


ਭੁਕਤਿ ਮੁਕਤਿ ਕਾ ਕਿਯ ਅਧਿਕਾਰੀ। 

ਸੁਖ ਸੰਪਤਿ ਬਖਸ਼ੀ ਤਹਿੰ ਸਾਰੀ ॥੬੯॥ 

ਦੋਹਰਾ: 

ਨਦਰੀ ਨਦਰਿ ਨਿਹਾਲ ਗੁਰੁ, 

ਕਰਿ ਪੁਤਿਪਾਲ ਬਿਸਾਲ। 

ਸੰਸੇ ਸ਼ੋਕ ਜਵਾਲ' ॥ ੭੦॥ ਘਟਾ ਦੇਂਦੇ ਹਨ, ਨਾਸ ਕਰ ਦੇਂਦੇ ਹਨ। 

ਅਜਗਰਿ ਨਿਰਖਜੋ ਭਾਰਿ'। 'ਭਾਰੀ ਸੱਪ ਵੇਖਿਆ। 

ਚਿਪਟੇ ਚੀਟੇ ਚੀਟਿਕਾ', 'ਕੀੜੇ ਕੀੜੀਆਂ ਚਿੰਬੜੇ ਹੋਏ। 

ਤਾਂ ਕੋ ਖਾਹਿ ਅਪਾਰ ॥ ੭੧॥ 

ਚੌਪਈ: 

ਪਟਕਤ ਪੁੰਛ ਸੁ ਫਟਕਤ ਤਨੈ'। /ਪੂਛ ਨੂੰ ਜ਼ੋਰ ਨਾਲ ਧਰਤੀ ਤੇ ਮਾਰਦਾ ਹੈ ਤੇ ਸਰੀਰ ਨੂੰ ਛੰਡਦਾ 
ਲੂ ਹੈ। 

ਤਰਫਤ ਲਿਟਤ ਬਯਾਕੁਲ ਘਨੈ। 

ਉਲਟੈ ਪੁਲਟੈ ਦੁਖੀ ਕਮਾਲਾ। 

ਕੀਟਨ ਕਟਿ ਕੀਏ ਛਿਦੂ ਕਰਾਲਾ' ॥ ੭੨ ॥ 'ਭਿਆਨਕ ਮੋਰੀਆਂ। 

ਦਯਾ ਧਾਰਿ ਗੁਰੁ ਬਾਂਨ ਪਰਿਹਾਰਾ। 

ਅਰਧ ਚੰਦੁਕਾਕਾਰ ਉਦਾਰਾ'। 'ਅੱਧੇ ਚੰਦ ਦੀ ਸ਼ਕਲ ਦਾ ਸ੍ਰੇਸ਼ਟ (ਤੀਰ)। 

ਕਟਜੋ ਮੂੰਡ ਅਜਗਰ ਕਾ ਜਬਹੀ। 

ਸੁਰਪੁਰ ਚਲਯੋ ਜਾਨ' ਚਢਿ ਤਬ ਹੀ ॥੭੩॥ __ 'ਸਵਾਰੀ ਤੇ। 

ਪਿਖਿ ਸਿੱਖਨ ਚਕ੍ਰਿਤ ਹ੍ਹੇ ਬੂਝਜੋ। 

ਹੇ ਗੁਰੁ ਕਹੋ ਕੌਨ ਇਹੁ ਹੂਜਯੋ'। 'ਹੈਸੀ। 

ਕਹਯੋ ਗੁਰੂ ਇਹੁ ਪੂਰਬ ਪੰਡਿਤ। 

ਹੁਤੋਂ ਮਹੰਤ ਪਖੰਡੀ ਲੌਡਤ' ॥ ੭੪ ॥ 

ਦੰਭ ਦਿਖਾਇ ਅਚੰਭ ਬਿਸੇਸੈਂ'। 

ਜਨ ਪਰਿਤਾਰਣ ਕਰੇ ਆ ਸੇਸੈਂ”। 

ਸਿਖ ਸੇਵਕ ਨਿਜ ਕਰੇ ਅਪਾਰਾ। 

ਠਗ ਠਗ ਜਗ ਖਾਯੋ ਇਨ ਭਾਰਾ ॥ ੭੫॥ 

ਲੋਲਪ' ਲੋਭੀ ਬਿਸ਼ਯਨ ਲੈਪਟ”। 





764 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥੋਰੇ ਪਫਯਨ ਕੋ ਦੈ ਸੰਕਟ। 
ਅਹੰਬ੍ੁਹਮ' ਕਹਿ ਰਿਦੇ ਨ ਧਾਰੈ। 

ਪ੍ਰੇਮ ਭਗਤਿ ਨਹਿ ਨਿਜ ਪੁਣ ਪਾਰੈ ॥ ੭੬॥ 

ਆਖਰ ਤਨ ਤਜਿ ਇਹ ਗਤ! ਪਾਈ। 

ਸੇਵਕ ਚੀਟੇ ਭਏ ਸੁ ਆਈ। 

ਭਲਾ ਨ ਕੀਨ ਲੀਨ ਧਨ ਜਿਨ ਤੈ। 

ਪਾਵਤ ਕਸ਼ਟ ਕਟਾਵਤ ਤਿਨ ਤੈ ॥ ੭੭॥ 

ਦੁਖੀ ਦੇਖ ਉਪਜੀ ਮੁਹਿ ਦਾਯਾ'। 'ਦਯਾ। 
ਪੁਨ ਇਨ ਹਮਰਾ ਦਰਸ਼ਨ ਪਾਯਾ। 

ਯਾਂ ਤੇ ਹਤ' ਗਤਿ ਉਤਮ? ਦੀਨੀ। 'ਮਾਰ ਕੇ। “ਕੈਵਲ ਮੁਕਤੀ। 
ਸੁਨਿ ਸਿੱਖਨ ਦਿਢ ਧਰਿ ਉਰਿ ਲੀਨੀ ॥ ੭੮॥ 

ਦੋਹਰਾ: 

ਬੁਹਮ ਗਯਾਨ ਦਿਢ ਬਿਨਾ ਜੋ, 

ਕਾਚੇ ਗੁਰੂ ਕਹਾਹਿਂ। 

ਅੰਤਹਿ ਨਰਕ ਪਚਾਹਿਂ' ॥ ੭੯॥ 


ਸ਼ਰਧਾ ਧਰਿ ਭੂਰੋ ॥।੮੦॥ 
ਧਯਾਵੈ ਉਰਿ ਗੁਰੁ ਮੂਰਤੀ, 

ਮੁਖਿ ਮੰਤੁ ਉਚਾਰੈ। 

ਧਰੈ ਧਯਾਨ ਨਿਤ ਗੁਰੂ ਕਾ, 
ਪੂਜਾ ਬਿਸਤਾਰੈ'। 

ਇਕ ਦਿਨ ਵੀਚ ਧਯਾਨ ਕੇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਰਿ ਪ੍ਰੇਮ ਬਧੇਰੇ। 

ਗਹੇ ਚਰਨ ਨਿਜ ਕਰਨ ਸੋ”, 'ਹੱਥਾਂ ਨਾਲ। 
ਗੁਰੁ ਕੇ ਦਿਢ' ਹੇਰੇ: ॥੮੧॥ 'ਪੱਕੀ ਤਰ੍ਹਾਂ। “ਦੇਖ ਕੇ। 
ਟਿਕੀ ਬਿਤਿ ਗੁਰ ਰੂਪ ਮੈਂ, 

ਦਿਢ ਲਗੀ ਸਮਾਧੀ। 

ਸਿੰਧੁ ਬਿੰਦੁ' ਜਜੋਂ, ਲੈ ਭਯੋ, 'ਸਮੁੰਦਰ ਵਿੱਚ ਬੂੰਦ ਵਾਂਗ। 
ਮਨ ਛੋਰਿ ਉਪਾਧੀ। 

ਥਿਰੇ ਸਿੰਘਾਸਨ ਇਤ ਗੁਰੂ, 

ਨਹਿਂ ਚਰਨ ਹਿਲਾਏ। 

ਸੂਪਕਾਰ' ਕਰਿ ਬੇਨਤੀ, 

ਪੁਨ ਪੁਨ ਫਿਰ ਜਾਏ ॥੮੨॥ 

ਗੁਰੁ ਬਿਨੁ ਲੈਗਰ ਨਾਂ ਬੂਤੈ, 

ਦਿਨ ਥੋਰ ਰਹਾਵਾ। 

ਪਿਖਿ ਸਬਿ ਸਿਖ ਬਿਸਮੈ ਭਏ, 

ਗੁਰੁ ਅੰਗ ਨ ਹਲਾਵਾ। 

ਗੁਰੁ ਸਮਝੈਂ ਜੇ ਪਗੁ ਹਲੈ, 

ਗੋਂਦਾ ਅਕੁਲੈ ਹੈ'। 

ਤੀਨ ਜਾਮ' ਯੋ ਹੀ ਬਿਤੇ, 

ਨਹਿ ਹਲੈ ਚਲੈ ਹੈ ॥੮੩॥ 

ਜਬਿ ਸਮਾਧਿ ਉਨ ਉਤ' ਤਜੀ, 

ਇਤ ਗੁਰੁ ਉਠਿ ਤਬਿ ਹੀ। 

ਭੋਜਨ ਕੀਨੋ ਆਪ ਜੋ, 

ਬਰਤਯੋ ਪੁਨ ਸਭਿ ਹੀ। 

ਦੁਤੀ ਦਿਵਸ ਦੀਵਾਂਨ ਮੈਂ 

ਸਿੱਖਨ ਜਬਿ ਬੂਝੀ। 

ਤਿਨੈ ਨਿਸ਼ੰਕੈ ਕਰਨ ਕੋ, 

ਗੁਰੁ ਗਾਈ ਗੂਝੀ' ॥।੮੪॥ 

ਸਿਖ ਗੁਰੈਂ ਬਿਸਾਲੂ। 

ਕਹੈਂ ਗੁਰੂ ਸਮ ਗੁਰੂ ਹੀ, 


765 





766 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੈਂ ਕੋਮਲ ਦਯਾਲੂ। 
ਪ੍ਣ-ਪਾਲ ਸ਼ਰਣਾਗਤੈ, 
ਸਮਰਥੁ ਬਪੁ' ਈਸਰ। 'ਸਰੂਪ। 
ਤ੍ਰਿਕਾਲਗ' ਸੁਬਗਜ੍ਰ” ਹੈਂ 'ਤਿੰਨਾਂ ਸਮਿਆਂ ਦੇ ਗਿਆਤਾ। “ਸਾਰਿਆਂ ਦੇ ਗਿਆਤਾ। 
ਨਿੱਤ ਧੇਯ ਮੁਨੀਸਰ' ॥ ੮੫॥ 'ਵੱਡੇ ਮੁਨੀਆਂ ਦੇ ਧਿਆਨ ਕਰਨ ਜੋਗ। 
ਸਮਾਂ ਪਾਇ ਸਿਖ ਕਾਬਲੀ, 
ਜਬਿ ਅਏ ਮਹਾਂਨੇ। 
ਅਨਗਨ ਧਨ ਉਨਿ ਭੇਟ ਦੈ, 
ਪਗ ਗੁਰੂ ਗਹਾਂਨੇ'। 
ਦੂਧ ਪੂਤ ਧਨ ਧਾਂਮ ਤੀ', 
ਫਲ ਭਲ ਸਭਿ ਪਾਏ। 
ਈਹਾਂ ਕੇ ਸਿਖਨ ਉਨੈਂ, 
ਬੂਝੀ ਗਥ ਸਾਏ' ॥੮੬॥ 
ਮਾਸ ਪੱਖਯ ਦਿਨ ਕਹਿ ਵਹੀ, 
ਪੁਨ ਉਨ ਇਮ ਗਾਯੋ। 
ਉਸ ਦਿਨ ਗੌਂਦਾ ਜਾਮ ਤੋ, 
ਮਧ ਧਜਾਂਨ ਰਹਾਯੋ। 
ਸਿਖਨ ਕੇ ਸੰਸੇ ਨਸੇ, 
ਸ਼ਰਧਾ ਬਡ ਬਾਢੀ। 
ਪਗੇ' ਧਯਾਨ ਗੁਰੁ ਪਗਨ ਮੈਂ? 'ਰੰਗੇ ਗਏ। “ਚਰਨਾਂ ਵਿੱਚ। 
ਯੁਤ ਭਗਤੀ ਗਾਢੀ ॥੮੭॥ 
ਦੋਹਰਾ: 
ਗੁਰੁ ਸਿਖਨ ਅਰੁ ਗੁਰਨ ਕੀ, 
ਗਾਥਾ ਅਪਰ ਅਪਾਰ। 
ਜੋ ਸਰਧਾ ਧਰਿ ਸਿਖ ਸੁਨੈ, 
ਸੋ ਉਤਰੈ ਭਵ ਪਾਰ ॥੮੮॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਸੱਤਮ ਗੁਰੂ ਕਾ ਸੱਤਮ ਪ੍ਰਸੰਗ' 
ਬਰਨਨੰ ਨਾਮ ਉਨੱਤੀਸਮੋਂ ਬਿਸੁਾਮ ॥੨੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 767 


੩੦. [ਦਾਰਾ ਸ਼ਕੋਹ ਤੇ ਰਾਮਰਾਇ ਜੀ ਦਾ ਪੁਸੰਗ) 


ਦੋਹਰਾ: 

ਤਾਦਾਤਮ ਆਨਾਤਮਾਂ, 

ਕਲਪਤ ਜਾਮੈ ਧਾਰ'। 

ਜਗਦਾਤਮ ਪੁਮਾਤਮਾਂ, 
ਆਤਮ ਲਖਿ ਪਰ ਪਾਰ' ॥੧॥ 
ਚੌਪਈ! 

ਸਤੱਮ ਗੁਰੁ ਉਰਿ ਧਰਿ ਕਰਿ ਸਤੱਮ'। 
ਸਤੱਮ ਗਾਬ ਸਾਥ ਹਿਤ ਅਤੱਮ'। 
ਤਮ ਅਗਯਾਨ ਹਾਰਕ ਰਵਿ ਰਿਸ਼ਮੇ”। 


ਰਿਸ਼ਮੇਂ ਰਸੇ ਨ ਫਸੇ ਜੁ ਬਿਸਮੇ' ॥੨॥ 


ਬਿਸਮੇ ਹੋਹਿਂ, ਨ ਜੋਹਿਨ ਜਮ ਹੈ'। 

ਜਮ ਹੈਂ ਜਿਨ ਉਰਿ ਗੁਨ ਗੁਰੁ ਰਮ ਹੈ'। 

ਰਮ ਹੈ ਸੁਮਤਿ ਧਯਾਨ ਹਰਿ ਤਿਨ ਕੇ'। 
ਤਿਨਕੇ ਸਮ ਜਗਿ ਸੁਖ ਸਬਿ ਜਿਨ ਕੇ' ॥੩॥ 
ਜਿਨ ਕੇ ਜਨਮ ਗਏ ਤੇ ਗੁਰਪੁਰ'। 

ਪੁਰ ਸ਼ਕਤੀ ਭਗਤੀ ਤਿਨ ਉਰ ਫੁਰ'। 

ਫੁਰਤ ਨਾ ਫੁਰਨਾ ਤਿਨ ਅਨ ਕੋ' ਹੈ। 

ਕੋਹੈ ਸਮ ਥਿਤ' ਚਿਤ ਤਿਨ ਕੋ ਹੈ ॥੪॥ 


੮੩੩ .=੩੩੩ ੨੩੩ 


ਕੋਹੈ ਹੋਹੈ ਲਗੈ ਨ ਤਰਕੈਂ'। 


ਤਰ ਕੈ ਪਾਰ ਭਵਾਂਬੁਧ ਪਰ ਕੈ'। 


'ਜਿਸ _(ਬੁਹਮ) ਵਿੱਚ (ਅਨਾਤਮ) ਜੜ੍ਹ ਸੰਸਾਰ ਦਾ 
(ਤਦਾਤਮ) ਉਹੋ ਜੇਹਾ ਰੂਪ ਹੀ ਕਲਪਿਆ ਹੋਇਆ ਹੈ। 


'ਉਸ ਜਗਤ ਦੇ ਆਤਮਾ ਰੂਪ ਪ੍ਰਮਾਤਮਾ ਨੂੰ ਆਪਣਾ ਆਪ ਰੂਪ 
ਜਾਣ ਕੇ (ਸੰਸਾਰ ਸਮੁੰਦਰ ਤੋਂ) ਪਾਰ ਪੈ ਜਾ। 


'ਸ਼ਰਧਾ। 

'ਬਹੁਤੇ ਪ੍ਰੇਮ ਨਾਲ (ਸਤੱਮ) ਸੱਚੀ ਕਥਾ (ਕਹਿੰਦਾ ਹਾਂ)। 
'(ਇਹ ਕਥਾ) ਅਗਿਆਨ ਦੇ ਅਨ੍ਹੇਰੇ ਨੂੰ ਸੂਰਜ ਦੀਆਂ ਕਿਰਨਾਂ 
ਵਾਂਗ ਨਾਸ ਕਰਨ ਵਾਲੀ ਹੈ। 

'ਜਿਹੜੇ (ਪੁਰਸ਼) (ਰਿਸ਼ਮੇ) ਥੋੜੇ ਜੇਹੇ ਵੀ (ਕਥਾ ਵਿੱਚ) 
(ਰਸੇ) ਪ੍ਰੇਮੀ ਹੋਏ ਹਨ ਉਹ ਵਿਸ਼ਿਆਂ ਵਿੱਚ ਨਹੀਂ ਫਸਦੇ। 
(ਅ) ਜਿਹੜੇ (ਬਿਸ ਮੇਂ) ਸੰਸਾਰ ਵਿੱਚ ਫਸੇ ਹੋਏ ਹਨ ਉਹ 
ਗੁੱਸੇ ਵਿੱਚ ਲੀਨ ਨਹੀਂ ਹੁੰਦੇ। 

'(ਉਹ) ਅਸਚਰਜ ਰੂਪ ਹੋ ਜਾਂਦੇ ਹਨ (ਉਨ੍ਹਾਂ ਨੂੰ) ਜਮ ਨਹੀਂ 
ਤੱਕ ਸਕਦੇ। 

'ਜਿਨ੍ਹਾਂ ਦੇ ਹਿਰਦੇ ਵਿੱਚ ਚੰਗੇ ਗੁਣ ਪੈਂਦਾ ਹੁੰਦੇ ਹਨ ਉਹ ਗੁਰਾਂ 
ਦਾ (ਜਸ) ਉਚਾਰਨ ਕਰਦੇ ਹਨ। 

'ਤਿਨਾਂ ਦੀ ਸੁੇਸ਼ਟ ਮਤਿ ਵਿੱਚ (ਰਮ) ਵਿਆਪਕ ਹਰੀ ਦਾ 
ਧਿਆਨ (ਪ੍ਰਾਪਤ) ਹੈ। 

'ਜਿਨ੍ਹਾਂ ਦੇ (ਹਿਰਦੇ ਵਿੱਚ) ਸਾਰੇ ਜਗਤ ਦੇ ਸੁਖ ਕੱਖ ਵਾਂਗ 
ਹਨ। 

'(ਉਹ ਪੁਰਸ਼ ਆਪਣੇ) ਜਨਮ ਨੂੰ ਜਿੱਤ ਕੇ ਸੱਚ ਖੰਡ ਚਲੇ 
ਗਏ। 

'ਤਿਨ੍ਹਾਂ ਦੇ ਹਿਰਦੇ ਸ਼ਕਤੀ ਤੇ ਭਗਤੀ ਨਾਲ (ਫੁਰ) ਛੇਤੀ ਭਰ 
ਗਏ। 

'ਹੋਰ ਕੋਈ (ਅਨ) ਕਾਮ ਆਦਿ ਦਾ। 

'ਪਹਾੜ ਵਾਂਗ ਟਿਕਿਆ ਹੋਇਆ ਹੈ। 

(ਤਰਕੈਂ) ਤਰਕਾਂ (ਚੋਭਵੀਆਂ ਨੁਕਤਾ ਚੀਨੀਆਂ ਤੇ (ਕੋਹੈ) 
ਕ੍ਰੋਧ ਦੇ (ਹੋਹੈ) ਧੱਕੇ ਨਹੀਂ ਲਗਦੇ। 

'ਤਰ ਕੇ ਸੰਸਾਰ ਸਮੁੰਦਰ ਉਪਰੋਂ ਪਾਰ ਪੈ ਜਾਂਦਾ ਹੈ। 





768 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰ ਕੈ ਪ੍ਰੀਤੀ' ਗੁਰਨ ਚਰਨ ਮੈਂ। '(ਪਰ) ਵਿਸ਼ੇਸ਼ ਪ੍ਰੀਤੀ ਕਰਕੇ। 

ਰਨ ਮੈਂ ਭਟ ਜਯੋਂ ਨਟ ਨਟਪਨ ਮੈਂ! ॥੫॥ 'ਜਿਵੇਂ ਸੂਰਮਾ ਜੰਗ ਵਿੱਚ ਅਤੇ ਨਟ ਨਾਟਕ (ਤਮਾਸ਼ੇ) ਵਿੱਚ 
(ਪੀਤੀ ਕਰਦਾ ਹੈ)। 

ਪਨ ਮੈਂ ਮਨ ਦਿਢ ਰਹਿ ਸਤਵਾਦੀ'। (ਜਿਨ੍ਹਾਂ ਦਾ) ਮਨ ਸਤ ਵਕਤਾ ਹੋ ਕੇ (ਗੁਰੂ ਦੀ) (ਪਨ) 
ਉਸਤਤ ਵਿੱਚ ਰਹਿੰਦਾ ਹੈ। 

ਵਾਦੀ ਜੀਤ ਮੀਤ ਸੁਖ ਸ਼ਾਦੀ'। (ਉਹ) ਵਿਰੋਧੀਆਂ ਨੂੰ ਜਿੱਤ ਕੇ ਮਿਨ੍ਹਾਂ ਨੂੰ ਸੁਖ ਤੇ ਖੁਸ਼ੀ ਦੇਂਦੇ 
ਹਨ। 

ਸਾਦੀ ਸੁਧੀ ਬਾਨੀ ਵਾਲਨ'। /(ਐਸੇ) ਸਿਧੀ ਸਾਦੀ ਕਵਿਤਾ ਵਾਲਿਆਂ (ਗੁਰਸਿਖਾਂ ਦੀਆਂ)। 

ਵਾਲਿਨ ਲਗਤ ਪਯਾਰੀ ਚਾਲਨ' ॥ ੬ ॥ (ਚਾਲਨ) ਰੀਤੀਆਂ (ਵਾਲਿਨ) ਬਾਲਕਾਂ ਭਾਵ ਜਗਿਆਸੂਆਂ 
ਨੂੰ ਪਿਆਰੀਆਂ ਲਗਦੀਆਂ ਹਨ। 

ਚਾਲ ਨ ਲਵਨ ਕਵਿਨ ਮੋ ਪੈ ਹੈ'। (ਇਵੇਂ ਹੀ) ਮੇਰੇ ਪਾਸ ਕਵੀਆਂ (ਵਰਗੀ) (ਚਾਲਰੀਤੀ) 
(ਲਵਨ) ਆਟੇ 'ਚ ਲੂਣ ਵਾਂਗ ਭਾਵ ਥੋੜੇ ਮਾਤ੍ਹ ਵੀ ਨਹੀਂ ਹੈ। 


ਪੈ ਹੈ ਨਿਸਚੇ ਸਿਖਨ ਸੁਹੈ ਹੈ। 

ਹੈ ਹੈ ਜ਼ੇਵਰ ਜੈਸ ਕੁਸੁੰਦਰ'। ਜੋ ਸੁੰਦਰ ਨ ਹੋਵੇ। 

ਸੁੰਦਰ ਰਤਨ ਜਟਜੋ ਬਡ ਅੰਦਰ ॥ ੭ ॥ 

ਪ੍ਰੇਮੀ ਗੁਰੁ ਸਿਖ ਜਉਹਰੀ ਜੇ ਹੈਂ। 

ਗੁਰੁ ਗੁਨ ਗਾਹਕ ਆਦੇ ਤੇ ਹੈੱ”। 'ਉਹ (ਮੇਰੀ ਕਵਿਤਾ ਰੂਪ ਗਹਿਣੇ ਦਾ) ਆਦਰ ਕਰਨਗੇ। 


ਯਾਂ ਤੇ ਬੰਦਨ ਕਰਿ ਗੁਰੁ ਸਿੱਖਨ। 

ਲਿਖਨ ਹੇਤ ਚਲੈਹੋਂ ਲਿੱਖਨ' ॥੮॥ 'ਲੇਖਣੀ, ਕਲਮ। 

ਸਿਦਕੀ ਸਿੱਖ ਗੁਰੂ ਕੇ ਪਯਾਰੇ। 

ਸੁਨੋ ਗਾਥ ਗੁਰੁ ਕੇਰ ਉਦਾਰੇ। 

ਇਕ ਦਿਨ ਗੁਰੂ ਦੀਵਾਂਨ ਮਝਾਰੀ। 

ਥਿਰੇ ਸਿੰਘਾਸਨ ਪਰ ਸੁਖਕਾਰੀ ॥ ੯॥ 

ਮਘਵਾ ਸਮ ਸੁਰ ਸਿੱਖਨ ਕੇ ਮੱਧ'। ਦੇਵਤਿਆਂ ਰੂਪ ਸਿੱਖਾਂ ਵਿੱਚ ਇੰਦੂ ਵਾਂਗ। 
ਉਡਗਨ ਮੈਂ ਸਸਿ ਪੁਨਯੋਂ ਤੈ ਬੱਧ'। 'ਤਾਰਿਆਂ ਵਿੱਚ ਪੁੰਨਿਆਂ ਦੇ ਚੰਦ ਤੋਂ ਵੀ ਵਧ ਕੇ। 
ਤਾਂ ਦਿਨ ਹੁਤੋ ਬਿਸਾਖੀ ਮੇਲਾ। 

ਗੁਰੁ ਸਿੱਖਨ ਕੋ ਸੁਖਦ ਸੁਹੇਲਾ' ॥ ੧੦॥ 'ਆਸਾਨੀ ਨਾਲ ਸੁਖ ਦੇਣ ਵਾਲਾ। 
ਲਾਖਹੁੰ ਸਿੱਖ ਮਸੰਦ ਬਿੰਦੈਂ। 

ਪਰਸੈਂ ਪਗ ਦਰਸੈਂ ਸੁਖਕੰਦੈਂ। 

ਅਰਪ ਉਪਾਇਨ' ਪਾਇਨ ਅੱਗਰ। 

ਪਾਇਨ ਫਲ ਭਲ ਇਛਤ ਸਮੱਗਰ ॥ ੧੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਗੇ ਅੰਬਾਰ' ਅਪਾਰ ਸੁ ਵਸਤੈਂ। 
ਬੇਸ਼ੁਮਾਰ ਧਨ ਅਯੋ ਸਮੱਸਤੈ”। 

ਜੈ ਜੈਕਾਰ ਸੰਗਤਾਂ ਕਰਹੀਂ। 

ਧੰਨ ਗੁਰੂ ਹਰਿਰਾਇ ਉਚਰਹੀਂ ॥ ੧੨॥ 
ਫੈਲਯੋ ਦੇਸ ਦੇਸ ਜਸ ਗੁਰੁ ਕਾ। 

ਮਨੋਂ ਮਾਲਤੀ ਚਾਂਦਨਿ ਬੁਰਕਾ'। 


ਹਿੰਦੂ ਤੁਰਕ ਫਕੀਰ ਗ੍੍‌ਹੀ'। 

ਦਰਸੈਂ ਆਇ ਸਰਸ' ਫਲ ਲੇਹੀਂ ॥੧੨॥ 
ਨਾਮੁ ਭਗਤ-ਗਿਰ ਸੰਤ ਗੁਸਾਂਈ'। 
ਪਰਸਨ' ਚਲਜੋ ਹਿੰਗਲਾ ਮਾਈ”। 


ਤਿਨ ਸੌ ਸਾਠ ਫਕੀਰ ਸੰਗਾਤੀ। 

ਇਕ ਤੈ ਏਕ ਅਧਿਕ ਬਿਖਯਾਤੀ ॥ ੧੪॥ 
ਅਜ਼ਮਤ ਸੁਜਸ ਗੁਰੂ ਕਾ ਸੁਨ ਕੈ। 

ਆਯੋ ਦਰਸ਼ਨ ਹਿਤ ਇਮ ਗੁਨ ਕੈ। 

ਰੂਪ ਚਤੁਰ ਭੁਜ' ਨਿਜ ਦਿਖਰੈ ਹੈਂ। 
ਗਰਮਾਂ ਗਰਮ ਕੜਾਹੁ ਛਕੈ ਹੈਂ ॥੧੫॥ 
ਲੈ ਲੈ ਨਾਮ ਜਿ ਸਬਿਨਿ ਦਿਲੈ ਹੈਂ। 

ਤੌ ਹਮ ਹਰਿ ਬਪੁ' ਗੁਰੈਂ ਲਖੇ ਹੈਂ”। 

ਇਹੁ ਉਰਿ ਧਰਿ ਜਬਿ ਗੁਰੁ ਢਿਗ ਆਯੋ। 
ਰੂਪ ਚਤੁਰ ਭੁਜ ਹਰਿ ਗੁਰੁ ਪਾਯੋ' ॥ ੧੬॥ 
ਗੁਰੁ ਪੁਸ਼ਾਦ' ਗਰਮ ਮੰਗਵਾਯੋ। 

ਸਬਿ ਕੋ ਨਾਮ ਬੁਲਾਇ ਦਿਲਾਯੋ। 

ਪਿਖਿ ਅਜ਼ਮਤ ਸਿਖ ਹੋਵਨ ਚਹਿ ਕੈ। 


ਕਹਯੋ ਪਦਮ ਪਦ' ਗੁਰੁ ਕੇ ਗਹਿ ਕੈ ॥੧੭॥ 


ਜੈਸੇ ਸੁਨੇ ਤੈਸ ਹੀ ਹੇਰੇ। 
ਬੂਝਯੋ ਗੁਰੂ ਕਿਤ ਜਾਤ ਅਗੇਰੇ। 


769 


'ਜਾਣੋ ਮਾਲਤੀ (ਫੁੱਲੀ ਹੋਈ ਨੇ ਚੰਦ ਦੀ) ਚਾਨਣੀ ਦਾ ਲਿਬਾਸ 


(ਪਹਿਨਿਆ ਹੋਇਆ ਹੈ)। 
'ਗੂਹਸਤੀ। 

'ਬਹੁਤਾ। 

'ਗੁਸਾਈਂ (ਭੇਖ ਦਾ) ਸੰਤ ਸੀ। 


ਛੋਹਣ, ਯਾਤ੍ਹਾ ਕਰਨ। “ਹਿੰਗਲਾਟ ਵਿੱਚ ਨਿਵਾਸ ਕਰਨ 
ਵਾਲੀ ਦੇਵੀ। (ਹਿੰਗਲਾਟ- ਹਿੰਗੋਲ ਨਦੀ ਦੇ ਕੰਢੇ ਲਾਸਾ 
ਬੇਲਾਰਾਜ ਅੰਦਰ ਇਕ ਦੇਵੀ ਦਾ ਮੰਦਰ ਜੋ ਮੇਕਰਾਨ ਸਾਹਿਲ 
ਉੱਤੇ ਹਿੰਗਲਾ ਪਰਬਤ ਦੇ ਸਿਰੇ ਤੇ ਹੈ ਜਿੱਥੇ ਸਤੀ ਦੇਵੀ ਦਾ 


ਤਾਲੂਆ ਡਿੱਗਿਆ ਦਸਦੇ ਹਨ। 


'ਚਹੁੰ ਬਾਹਾਂ ਵਾਲਾ ਭਾਵ ਵਿਸਨੂੰ। 


'ਹਰੀ ਦਾ ਸਰੂਪ। “ਜਾਣਾਂਗੇ। 


'ਵਿਸ਼ਨੂੰ ਦਾ ਚਤੁਰ ਭੁਜ ਰੂਪ ਗੁਰਾਂ ਨੇ ਬਣਾ ਲਿਆ। 
'ਕੜਾਹ ਪੁਸ਼ਾਦ। 





770 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਾਥ ਜੋਰਿ ਗਿਰ-ਭਗਤ ਸੁਨਾਈ। 

ਪਰਸਨ ਜੈਂਹੁ ਹਿੰਗੁਲਾ ਮਾਈ ॥ ੧੮॥ 

ਗੁਰੂ ਕਹਸੋ ਜੇ ਦੇਵੀ ਦਰਸੋ। 

ਈਹਾਂ ਹੀ, ਤੌ ਫਿਰ ਕਯਾ ਕਰ ਸੋ। 

ਕਹਯੋ ਭਗਤ ਗਿਰ ਜੇ ਇਮ ਹ੍ਹੈ ਹੈ। 

ਤੌ ਹਮ ਸਬਿ ਤੁਵ ਸਿਖ ਬਨ ਜੈਹੈਂ ॥੧੯॥ 

ਕਹੋ ਗੁਰੂ ਸ੍ਰੀ ਨਾਨਕ ਦੇਹਰੇ। 

ਜਾਵਹੁ ਦਰਸੋ ਬਡੇ ਸਵੇਹਰੇ। 

ਗੁਰੁ ਸੁਤ ਸੀ ਚੰਦ ਸਤ ਬ੍ਰਿਧੈਂ'। 'ਵਡੀ (ਸਤ) ਉਮਰ ਵਾਲੇ ਹਨ। 
ਭਏ ਹਮਾਰੇ ਅਤੀ ਸਮਿਰਿਧੈਂ' ॥੨੦॥ 'ਬਹੁਤ ਵੱਡੀ ਸਮੱਗ੍ਹੀ ਵਾਲੇ। 
ਮਿਹਰ ਚੰਦ ਗੁਰੁ ਅੰਸ ਜੁ ਵਹਾਂ। 

ਸੱਮੂਥ ਦਈ ਉਸੈ ਉਨ ਮਹਾਂ। 

ਹਰਿ ਦਰਸ਼ਨ ਤੁਮ ਪਾਯੋ ਈਹਾਂ। 

ਦੁਰਗਾ ਪਿਖਿ ਸਿਖ ਹੋਵਹੁ ਤੀਹਾਂ' ॥੨੧॥ 

ਆਸਯ' ਮਾਂਨ ਭਗਤ ਗਿਰ ਤਬ ਹੀ। 

ਗਯੋਂ ਜਮਾਤ ਸਹਿਤ ਤਹਿ ਜਬ ਹੀ। 

ਬਡੀ ਫਜ਼ਰ' ਦੁਰਗਾ ਕੇ ਦਰਸ਼ਨ। 

ਪਾਏ, ਆਈ ਦੇਹਰਾ ਪਰਸਨ ॥ ੨੨॥ 

ਮਿਹਰ ਚੰਦ ਤੈ ਮੰਤ੍ਰ ਲਯੋ। 

ਹਟ ਕਰਿ ਫੇਰ ਗੁਰੂ ਢਿਗ ਅਯੋ। 

ਆਵਤ ਪਿਖਿ ਗੁਰੁ ਬਚਨ ਉਚਾਰੇ। 

ਆਉ ਭਗਤ ਭਗਵਾਨ ਪਯਾਰੇ ॥ ੨੩ ॥ 

ਦਰਗਹਿ ਭਯੋ ਪ੍ਰਵਾਨ ਤੂੰ ਅਹੇ। 

ਇਹੁ ਸੁਨਿ ਉਨਿ ਗੁਰੁ ਕੇ ਪਗ ਗਹੇ। 

ਉਮਕਜਯੋ' ਪੇਮ ਦ੍ਰਿਗਨ ਜਲ ਛਾਯੋ। 'ਉਛਲਿਆ। 

ਗਦ ਗਦ ਗਿਰਾ ਰੁਮਾਂਚ ਉਠਾਯੋ' ॥ ੨੪ ॥ 'ਕੰਠਰੁਕ ਗਿਆ ਤੇਰੋਮ ਖੜੇ ਹੋ ਗਏ। 
ਪ੍ਰੇਮ ਬਿਬਸ ਅਤਿ ਸ਼ਰਧਾ ਉਰ ਕੇ। 

ਛੋਤੈ ਨਾਂਹਿ ਪਦਮ ਪਦ ਗੁਰੁ ਕੇ। 

ਇਕ ਛੌਰੈ ਤਬਿ ਦੂਸਰ ਫਰਹੀ। 

ਕੋ ਆਂਖਿਨ ਪਰ ਕੋ ਸਿਰਿ ਧਰਹੀ ॥ ੨੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੀਤ ਪ੍ਰਸ਼ਾਦ ਗੁਰੂ ਕਾ ਪੁਨ ਛਕ। 
ਬੁਹਮਾਨੰਦ ਵਿਖੇ ਸਬਿ ਗੇ ਛਕ। 
ਸਿਖੀਰੀਤਿ ਗੁਰੂ ਤੈ ਸਿੱਖੀ। 

ਗੁਰੁ ਮੂਰਤਿ ਨਿਜ ਨਿਜ ਉਰਿ ਲਿੱਖੀ ॥੨੬॥ 
ਗੁਰੁ ਘਰ ਕੇ ਸੋ ਸੰਤ ਉਦਾਸੀ। 

ਭਏ ਨੀਕ ਸਾਦਕ' ਸੁਖਰਾਸੀ। 

ਤਬਿ ਤੈ ਭੇਖ ਉਦਾਸਿਨ ਮਾਂਹੀ। 

ਜਟਾਂ ਬਿਭੂਤਿ ਜੰਜੀਰ ਚਲਾਹੀ ॥ ੨੭ ॥ 
ਬਿਦਾ ਪਾਇ ਵਹਿ ਗੁਰ ਤੇ ਗਏ। 

ਨਿਜ ਨਿਜ ਡੇਰਨ ਜਾਇ ਬਿਰਏ। 
ਦਸਮ ਗੁਰੂ ਲੌ ਤੌਰ ਮਸੰਦਨ'। 

ਆਵਤ ਰਹੇ ਗੁਰਹਿਂ ਸੋ ਬੰਦਨ ॥ ੨੮ ॥ 
ਦੋਹਰਾ: 

ਮਘਾ ਦੇਸ ਪੂਰਬ ਵਿਖੇ, 

ਗੁਰੁ ਸਿੱਖੀ ਪੁਨ ਕੀਨ। 


ਪੰਥ ਪ੍ਰਦਰਸ਼ਨ' ਮੈਂ ਲਿਖੀ, 


ਐਡੀਸ਼ਨ ਦੇ ਪੰਨਾ ੯੫੪ ਤੇ 'ਭੇਖ ਪੁਭਾਕਰ' 
ਲਿਖਿਆ ਹੈ ਇਹ ਪੁਸਤਕ ਹੁਣ ਨਹੀਂ ਮਿਲਦੀ। 
ਬਾਦ ਵਿੱਚ ਤਵਾਰੀਖ ਗੁਰੂ ਖਾਲਸਾ ਦੇ ਪੰਜਵੇਂ 
ਭਾਗ ਪੰਥ ਖਾਲਸਾ ਵਿੱਚ ਇਸ ਨੂੰ ਸ਼ਾਮਲ ਕਰ 
ਦਿੱਤਾ ਸੀ। 

ਅਧਿਕ ਗਾਥ ਲਿਹੁ ਚੀਨ ॥੨੯॥ 

ਕਬਿਤ: 

ਕੇਤਕ ਦਿਵਸ ਪਾਇ ਮਾਝੇ ਕੇ ਸਿੱਖਨ ਆਇ, 
ਪਾਸ ਗੁਰੂ ਹਰਿਰਾਇ ਬਿਨੈ ਬਹੁ ਗਾਇ ਹੈਂ। 


771 


'ਗਿਆਨੀ ਜੀ ਲਿਖਤ ਇਕ ਪੁਸਤਕ, ਜਿਸ ਦਾ ਨਾਮ ਸ੍ਰੀ ਗੁਰੂ 
ਪੰਥ ਪ੍ਰਕਾਸ਼ ਦੀ ਅੰਮ੍ਰਿਤਸਰ 





772 


ਕੀਜੀਏ ਨਿਹਾਲ ਉਸ ਦੇਸ ਕੋ ਨਿਹਾਲ' ਭਲੇ, 
ਕਿਰਸਾਂਨ ਮਾਲੀ ਪਾਲੀ ਭੂਪਤਿ ਕੇ ਭਾਇ ਹੈਂ' 
॥੩੦॥ 

ਮਾਨ ਕੈ ਅਰਜ਼ ਗੁਰੁ ਫਰਜ਼ ਸਮਝ ਨਿਜ, 

ਸਿੱਖਨ ਗਰਜ਼ ਹਿਤ ਪੂਰਨ ਕਰਨ' ਹੈ। 

ਚਲੇ ਪੁਰ ਕੀਰਤ ਤੈ ਗੁਰੁ ਪੁਰ ਕੀਰਤਿ', 
ਅਮੀਰਤ ਸਸੈਨ ਬਿਸਤੀਰਤ ਵਰਨ ਹੈ'। 


ਸਤਲੁਜ ਪਾਰ ਨਿਜ ਸੈਨ ਕੋ ਉਤਾਰ ਫਿਰ, 
ਤਰੇ ਆਪ ਤਰਨੀ ਪੈ ਤਾਰਨ ਤਾਰਨ ਹੈ'। 


ਸਿੱਖਨ ਸਵਰ' ਆਯੋ ਜਵਰ ਖਵਰ? ਪਾਇ, 
ਔੜ' ਮੈਂ ਅੱਭੂ ਮਾਨੋ ਅਭਰ ਭਰਨ ਹੈ” ॥੩੧॥ 


ਗੁਰੁ ਪੁਮੇਸ ਦੇਸ ਦ੍ਰਾਬੇ ਮੈਂ ਬਿਸੇਸ' ਸਿੱਖ, 
ਤਾਰੇ ਹੈ ਅਸੇਸ' ਪੈ ਕਲੇਸ ਸੇਸ ਹਰ ਕੈ”। 


ਪੂਨਾ ਕਰਤਾਰ ਪੁਰ ਰੂਪ ਕਰਤਾਰ ਗੁਰੁ, 

ਥਿਰ ਕੁਛ ਦਿਨ ਫੁਰ' ਪਾਰ ਬਜਾਸ ਪਰ ਕੈ?। 
ਤਾਰ ਕੈ ਸੁ ਦੇਸ ਐ ਉਧਾਰ ਕੈ ਸਿੱਖਨ ਵੇਸ' 

ਟਾਰ ਕੈ ਅਸੇਸ ਦੁੰਦ' ਦੋਖਿਨ ਬਿਦਰ ਕੈ?। 

ਮੇਘ ਨਦੀ ਹੰਸ ਚਾਲ ਕ੍ਰਿਪਾ ਦ੍ਰਿਸ਼ਟਿ ਬ੍ਰਿਸਿਟ' 
(ਨਾਨ, 

ਕੀਓ ਹੈ ਨਿਹਾਲ ਦੇਸ ਉਪਦੇਸ਼ ਕਰ ਕੈ ॥ ੩੨ ॥ 
ਜਾਇ ਰਾਮਦਾਸ ਪੁਰ ਸੁਧਾਸੁਰ ਨ੍ਹਾਇ ਗੁਰੁ, 
ਬੰਦਿ' ਹਰਿਮੰਦਰ ਪ੍ਰਸ਼ਾਦ ਬਰਤਾਯੋ ਹੈ। 

ਉੱਤਰ ਕੀ ਓਰ ਖਿਸ ਤਾਲ ਹੁਤੋ ਤਾਲ ਬਹੁ', 


ਮਦਤ ਬਿਸਾਲ ਲਾਇ ਤਯਾਰ ਕਰਵਾਯੋ ਹੈ। 
ਦਰਵਾਰ' ਅੰਦਰ ਲਗਾਇ ਦਰਵਾਰ£ ਨਿੱਤ, 
ਸਿੱਖਨ ਦਿਦਾਰ ਦੈ ਸੰਸਾਰ ਤੈ ਤਰਾਯੋ ਹੈ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਦੇਖ ਕੇ। 
'ਰਾਜੇ ਦੀ ਤਰ੍ਹਾਂ। 


'ਸਿੱਖਾਂ ਦੀ ਇੱਛਾ ਪੂਰੀ ਕਰਨ ਵਾਸਤੇ। 

'ਜਸ ਨਾਲ ਭਰੇ ਹੋਏ (ਗੁਰੂ ਜੀ)। 

/(ਜਿਨ੍ਹਾਂ ਦੀ) ਸਰਦਾਰਾਂ ਸਣੇ ਫ਼ੌਜ ਵੱਡੇ ਵਿਸਥਾਰ ਵਾਲੀ 
ਕਹੀਦੀ ਹੈ। 


'ਤਾਰਨ ਲਈ (ਤਰਨ) ਜਹਾਜ਼ ਰੂਪ ਸਤਿਗੁਰੂ ਜੀ (ਤਰੀ) 
ਬੇੜੀ ਤੇ (ਚੜ੍ਹ ਕੇ) ਆਪ (ਤਰੇ) ਪਾਰ ਲੌਘੇ। 

'ਸਬਰ, ਸੰਤੋਖ। “ਜ਼ਬਰਦਸਤ ਖ਼ਬਰ। 

'ਬਰਖਾ ਦਾ ਅਭਾਵ, ਸੋਕਾ। “ਬੱਦਲ। 'ਖਾਲੀਆਂ ਨੂੰ ਭਰਨ 
(ਆਇਆ) ਹੈ। 

'ਬਹੁਤੇ। 


'ਸਾਰੇ। “ਸਾਰੇ ਕਲੇਸ਼ ਮੇਟ ਕੇ। (ਸੇਸ-ਅਸੇਸ ਦਾ ਸੰਖੇਪ- 
ਸਾਰੇ)। 


'ਛੇਤੀ। “ਹੋ ਕੇ। 

'ਚੰਗੀ ਤਰ੍ਹਾਂ। 

'ਸਾਰੇ ਦੁੱਖ। “ਦੋਸ਼ਾਂ ਨੂੰ ਨਾਸ ਕਰਕੇ। 
'ਵਰਖਾ। 


।ਨਮਸਕਾਰ ਕਰੇ। 


'ਪਹਾੜ ਦੀ ਤਰਫ ਦਾ ਸ੍ਰੋਵਰ ਦਾ ਬਹੁਤਾ (ਹਿੱਸਾ) ਟੁੱਟ ਫੁੱਟ 
ਗਿਆ ਸੀ। (ਖਿਸਤਾਲ=ਖਸਤਹ ਹਾਲ=ਦੁੱਟੀ ਫੁੱਟੀ ਹਾਲਤ 
ਵਿੱਚ।) 


'ਸ੍ਰੀ ਹਰਿਮੰਦਰ ਸਾਹਿਬ ਦੇ। “ਦੀਵਾਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 773 


ਭੇਟ ਦੈ ਬੁਲਿੰਦ' ਫਲ ਪੈਹੈਂ ਮਨ ਭਾਯੋ ਹੈ 

॥੩੩॥ 

ਕਈ ਮਾਸ ਵਾਸ ਕਰਿ ਸਿੱਖਨ ਕੀ ਆਸ ਭਰ', 

ਗੁਰੂ ਸੁਖ ਰਾਸਿ ਤਰੁ ਕਲਪ ਸਮਾਂਨ ਹੈਂ। 

ਚਲ ਕੈ ਤਹਾਂ ਤੈ ਫਿਰ ਤਾਰਨ ਤਰਨ ਗੁਰੁ, 

ਤਾਰਨ ਤਰਨ ਜਾਇ ਕੀਨ ਇਸ਼ਨਾਨ ਹੈ। 

ਦਰਵਾਰਿ ਜਾਇ ਕਰਿ ਬੰਦਨ ਦਰਸ ਪਾਇ, 

ਸਾਤ ਦਿਨ ਲੌ ਬਿਰਾਇ ਮੋਦ ਮਨ ਮਾਨ ਹੈ। 

ਤਹਾਂ ਤੈ ਖੰਡੂਰ ਆਇ ਦੂਸਰੇ ਗੁਰੂ ਕੀ ਜਾਇ', __'ਜਗ੍ਹਾ, ਅਸਥਾਨ। 
ਪ੍ਰਸ਼ਾਦ ਭੇਟ ਦਾਇ ਸਾਸਾਂਟਾਂਗ ਠਾਨ ਹੈ' ॥ ੩੪॥ _'ਅੱਠਾਂ ਅੰਗਾਂ ਸਹਿਤ (ਨਮਸਕਾਰ) ਕੀਤੀ। 
ਧੂਰਿ ਮੁਖ ਲਾਇ ਦੀਪ ਘ੍ਰਿਤ ਜਗਾਇ ਕੈ, 

ਸੁਗੰਧਿ ਮਹਕਾਇ ਮਾਲ ਸੁਮਨ' ਚਢਾਇ ਕੈ। 'ਫੁੱਲਾਂ ਦੀ ਮਾਲਾ। 
ਪਕਵਾਂਨ ਪਕਵਾਇ ਗੁਰੂ ਅੰਸ ਕੋ ਖੁਲਾਇ, 

ਸਿਤਕਾਰ ਭੇਟ ਦਾਇ ਜਥਾ ਜੋਗ ਭਾਇ ਕੈ'। 'ਜੈਸਾ ਜੋਗ ਸੀ ਪੇਮ ਕੀਤਾ। 


ਫੇਰ ਸੈਨ' ਸਿੱਖਨ ਛਕਾਇ ਕਰਿ ਜਾਚਕਨਾ, 'ਫੌਜ। “ਮੰਗਤਿਆਂ ਨੂੰ। 
ਰਾਤ ਜਾਗਾ ਕਰਵਾਯੋ ਭਜਨ ਕਰਾਇ ਕੈ। 

ਆਇ ਕੈ ਗੋਇੰਦਵਾਲ ਪੁਨਾ ਇਸੀ ਢਾਲ ਗੁਰੁ, 

ਕੀਨ ਹੈ ਬਿਸਾਲ ਚਾਲ' ਅਤਿ ਹੁਲਸਾਇ ਕੈ 'ਰੀਤੀ। 


॥੩੫॥ 

ਕੀਨ ਇਸ਼ਨਾਨ ਸੀ ਬਾਉਲੀ ਸੁਪਾਂਨ', 'ਪਉੜੀਆਂ (ਉੱਪਰ)। 
ਸਬਿਧਾਂਨ' ਜਪਜੀ ਕੇ ਪਾਠ ਠਾਂਨ? ਮਨ ਮਾਂਨ ਹੈ। _'ਥਿਧੀ ਸਹਿਤ। “ਕੀਤੇ। 
ਜਦਯਪਿ ਥੇ ਗੁਰੂ ਅਵਤਾਰ ਸਮੁੱਥ ਪ੍ਰਭੂ, 

ਕਰਮ ਕਰਨ ਤੈ ਨ ਚਹਿਤ ਕਲਯਾਨ ਹੈ। 

ਤਦਯਪਿ ਸੁ ਮਰਯਾਦ ਸਿੱਖਨ ਸਿਖਾਵਨ ਕੋ, 

ਜਪ ਤਪ ਦਾਨ ਬ੍ਰਤ ਕਰਤ ਬਿਧਾਂਨ ਹੈ। 

ਜੈਸੇ ਪਢੇ ਪੰਡਿਤ ਭੀ ਬਾਲਕ ਪਢਾਵਨ ਕੋ 

ਲਿਖਤ ਬਰਾਖਰੀ ਮੁਹਾਰਨੀ' ਬਖਾਂਨ ਹੈ ॥ ੩੬॥ _ 'ਮਾਤ੍ਹਾ ਸਹਿਤ ਬਾਰਾਂ ਅੱਖਰਾਂ ਦੀ ਮੁਹਾਰਨੀ। 
ਜੱਗ ਕਰਵਾਇ ਪਕਵਾਨ ਬਿਬਧਾਇ', 'ਅਨੇਕ ਤਰ੍ਹਾਂ ਦੇ। 
ਗੁਰੁ ਅੰਸ ਕੋ ਛਕਾਇ ਬਹੁ ਕੀਨ ਸਿਤਕਾਰ ਹੈ। 





774 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਰ' ਪਾਇ ਨਰ ਮਾਈ ਸੰਗਤੈਂ ਅਪਾਰ ਆਈ, 

ਗਿਰਦ ਨਿਵਾਈ ਤੈ' ਚਢਾਈ ਭੇਟ ਭਾਰ ਹੈ। 

ਸਬਿ ਕੋ ਛਕਾਯੋ ਪੁਸ਼ਾਦਿ ਅਹਿਲਾਦ ਸਹਿ', 

ਐ ਹੈ ਏਕ ਜੈ ਹੈ ਧਨ ਦੈ ਹੈ ਬੇਸ਼ੁਮਾਰ ਹੈਂ। 

ਗੁਰੂ ਸੈਨ ਕੋ ਦਿਲੈ ਹੈਂ ਬਾਕੀ ਲੈਗਰ ਲਗੇ ਹੈਂ, 

ਕੁਛ ਜਾਚਕਨ ਦੈ ਹੈਂ ਪੈ ਹੈਂ ਗੋਲਕ ਵਿਚਾਰ ਹੈਂ 

॥੩੭॥ 

ਕੀਰਤਨ ਕਥਾ ਜਥਾ ਰੁਚੀ ਕਰਵਾਹਿਂ ਤਥਾ, 

ਸਿੱਖਨ ਕੋ ਪਥਾ' ਮੋਖ ਭੋਗਦ ਦਿਢਾਇ ਹੈਂ। 

ਤਬੈ ਦੂਤ ਆ ਉਚਾਰਾ ਆਵਤ ਸ਼ਕੋਹ ਦਾਰਾ', 

ਸ਼ਾਹਿਜ਼ਾਦਾ ਜੰਗ ਹਾਰਾ ਭਗਜੋ ਖੌਫ ਖਾਇ ਹੈ। 

ਬੂਝਯੋ ਗੁਰੁ ਭਯੋ ਕੈਸ ਤਬੈ ਤਿਨ ਕਹਯੋ ਐਸ, 

ਸ਼ਾਹਿ ਜਹਾਂ ਦਯੋ ਤਾਂਹਿ ਤਖਤ ਬਿਠਾਇ ਹੈ। 

ਕਾਰਵਾਰ ਸ਼ਾਹੀ ਸਾਰਾ ਜਬੈ ਇਸ ਕੌ ਸੰਭਾਰਾ, 

ਨੌਰੰਗ ਫਸਾਦ ਭਾਰਾ ਕੀਨ ਤਬੈ ਆਇ ਹੈ 

॥੩੮॥ 

ਦੂਜੇ ਦੋਊ ਭਾਈ ਉਨ ਲਏ ਸੋ ਮਿਲਾਈ ਸੰਗਿ, 

ਕਸਮ ਕੁਰਾਨ ਚਾਈ' ਮੈਂ ਨ ਸ਼ਾਹੀ ਚਾਹਿ ਹੈਂ। 

ਏਕ ਬਨੋ ਮੀਰ' ਦੂਜੋ ਹੂਜੀਓ ਵਜ਼ੀਰ ਧੀਰ, 

ਮੈਂ ਤੋਂ ਹੈ ਫਕੀਰ ਮੱਕੇ ਜਾਇ ਕੈ ਰਹਾਹਿ ਹੋਂ। 

ਕਾਫਰ ਹੈ ਭਯੋ ਦਾਰਾ ਹਿੰਦੂ ਮਤ ਧਾਰਾ ਇਨ, 

ਤਜ ਕੈ ਕੁਰਾਨ ਬੇਦ ਪਢਤ ਸਰਾਹਿ ਹੈਂ'। (ਉਨ੍ਹਾਂ ਨੂੰ ਹੀ) ਸਲਾਹੁੰਦਾ ਹੈ। 

ਮਾਰਨੋ ਸਵਾਬ' ਸੋਉ ਦਹਿਰੀਆ? ਭਯੋ ਜੋਉ, 'ਮੁੰਨ। “ਨਾਸਤਕ (ਅ: ਦਹਰੀ=ਨਾਸਤਕ=ਰੱਬ ਤੇ ਪ੍ਰਲੋਕ ਨੂੰ 
ਨ ਮੰਨਣ ਵਾਲਾ। ) 

ਐਸੇ ਦਿਢ ਠਾਨ ਤੀਨੋ ਲਰੇ ਆ ਅਗਾਹਿ ਹੋਂ 

॥੩੯॥ 

ਤੀਨ ਰੋਜ ਮਾਚਯੋ ਜੰਗ ਖੂੰਨ ਭਿਗੇ ਤਾਜੀ ਤੰਗ', __'ਘੋੜਿਆਂ ਦੇ ਤੰਗ। 

ਮੁਗਲ ਪਠਾਨ ਰਜਪੁਤ ਅੰਗ ਦੈ' ਲਰੇ। 'ਪੱਖ ਕਰਕੇ। (ਅ) ਸਹਾਇਤਾ ਦੇ ਕੇ। 

ਤੋਪਨ ਕੀ ਤੜਾ ਭੜੀ' ਤੁਪਕਨ ਬਾੜ ਝੜੀ”, 'ਤੜਭੜੀ ਦੀ ਆਵਾਜ਼। “ਬੰਦੂਕਾਂ ਦੇ ਇਕੱਠੇ ਵਾਰ ਹੋਏ। 

ਲੋਥ ਪਰ ਲੋਥ ਚੜ੍ਹੀ ਪੜੀ' ਕਟ ਹੈਂ ਪਰੇ?। 'ਪਈ ਹੈ। “(ਸੂਰਮੇ) ਕੱਟੇ ਪਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਰਕਤ' ਸਾਰ” ਗੋਲੀ ਤੀਰਨ ਕੀ ਮਾਰ ਪਰੇ, 
ਸਾਵਨ ਕੇ ਮੇਂਹ ਮੇਘ' ਪੇਖਿ ਲਾਜ ਹੈਂ ਖਰੇ”। 
ਖਾਯੋ ਥਰਥੱਲਾ ਧਰਾ ਨਾਵ ਜਜਯੋਂ ਅਵੱਲਾ', 

ਦਿਲ ਸਬਹੂੰ ਕਾ ਹੱਲਾ ਅੱਲਾ ਅੱਲਾ ਬੋਲ ਹੈਂ ਭਰੇ' 
॥੪੦॥ 

ਫੀਲ' ਧੈ ਸੇ ਕੂਦ ਦਾਰਾ ਚਢਜਯੋ ਅੱਸ੍ਹ ਯੌ 
ਵਿਚਾਰਾ, 

ਹੱਲਾ ਕਰਵੈਹੂੰ ਭਾਰਾ ਮੈਂ ਹੂੰ ਆਗੈ ਜਾਇ ਕੈ। 

ਸੈਨ ਨੇ ਨਿਹਾਰਾ ਮਨ ਧਾਰਾ ਦਿਢ ਮਰਜੋ ਦਾਰਾ, 
ਔਰ ਨਾ ਵਿਚਾਰਾ ਭਾਗ ਪਰੀ ਦਹਿਲਾਇ ਕੈ'। 
ਫੇਰ ਕੌਨ ਸੁਨੇ ਕਾਂਹਿ ਏਕ ਆਗੇ ਏਕ ਜਾਂਹਿ, 
ਨੌਰੰਗ ਲਖਾਹਿ ਫਤੇ ਸੂਜੇ ਕੋ ਗਹਾਇ ਕੈ'। 


ਦੂਸਰੇ ਕੋ' ਮਰਵਾਇ ਆਗਰੇ ਕਿਲੇ ਮੈ ਆਇ, 
ਸ਼ਾਹਿਜਹਾਂ ਥਾ ਤਹਾਂਇ' ਕੈਦ ਕੀਓ ਭਾਇ ਕੈ? 


॥੪੧॥ 

ਹੁਤੋ ਸੋ ਲਚਾਰ' ਐ ਬੀਮਾਰ ਬੂਢਾ ਭਾਰ? ਭਯੋ, 
ਕਯੋ ਨਾ ਲਿਹਾਜ ਜਰਾ ਨੌਰੰਗ ਨੇ ਬਾਪ ਕੋ। 
ਕਸਮ ਕੁਰਾਨ ਕੋ ਚਲਾਨ ਠਾਨ ਸਿੰਧੁ ਮਾਂਹਿ' 
ਕੌਲ ਤੇ ਕਰਾਰ ਡਾਰ ਦਏ ਕੂਪ ਆਪ ਕੋ'। 
ਛਲ ਬਲ ਸਾਥ ਬਾਪ ਬੀਰਨ ਕੋ' ਕੈਦ ਥਾਪਿ”, 
ਸ਼ਾਹੀ ਲਈ ਹਾਥਿ ਕਾਮ ਕਰਿ ਲੀਨੋ ਆਪ ਕੋ। 
ਦੇਖੋ ਕਰਤਾਰ ਕੀਨ ਕਲਿਜੁਗ ਕੈਸੋਂ ਪੀਨ', 
ਬੇੜਾ ਬੂਡਯੋ' ਧਰਮ ਕਾ ਪਾਰ ਪਰਯੋ ਪਾਪ ਕੋ 
॥੪੨॥ 

ਜੇਤਕ ਸੋ ਬਿਨਾ ਢਿੱਲੀ ਆਵਤ ਲਗਾਇ ਹੈ'। 
ਸੰਗ ਮੈ ਸ੍ਹਾਰ ਹੈਂ ਜਰਾਰ' ਪਾਂਚਕ ਹਜਾਰ, 
ਭਲਕੇ ਬਜਾਸ ਪਾਰ ਹੋਇ ਇਤ ਆਇ ਹੈ। 


775 


'ਚਲਦੇ ਹਨ। “ਸ਼ਸਤ੍। 

'ਵਰ੍ਹਦੇ ਬੱਦਲ। “ਬਹੁਤੇ ਸ਼ਰਮਿੰਦੇ ਹੁੰਦੇ ਹਨ। 

'ਧਰਤੀ ਨੇ ਬੇੜੀ ਵਾਂਗ ਅਣੌਖਾ ਹਿਲੋਰਾ ਖਾਧਾ। 

'ਜੰਗ ਵਿੱਚ। (ਭਰ=ਜੰਗ। ਨਿਰੁਕਤ ਵਿੱਚ ਲਿਖਿਆ ਹੈ ਕਿ 
ਜਿੱਤਣ ਵਾਲੇ ਨੂੰ ਧਨ ਤੇ ਜਸ ਨਾਲ ਭਰ ਦੇਂਦਾ ਹੈ ਇਸ ਕਰੇ 


ਜੰਗ ਦਾ ਨਾਮ ਭਰ ਹੈ। ) 
'ਹਾਥੀ। “ਘੋੜੇ ਤੇ। 


'ਡਰ ਕੇ। 


'ਔਰੰਗਜ਼ੇਬ ਨੇ ਆਪਣੀ ਫਤਹ ਜਾਣ ਕੇ (ਆਪਣੇ ਭਰਾ) 
ਸ਼ੁਜਾਅ ਨੂੰ ਪਕੜ ਲਿਆ। 
'ਦੂਜੇ (ਭਰਾ ਮੁਰਾਦ ਬਖਸ਼) ਨੂੰ। 


'ਓਥੇ ਸੀ। “( ਆਪਣੀ) ਮਨ ਮਰਜ਼ੀ ਨਾਲ। 
'ਦੁਖੀ। “ਬਹੁਤਾ। 
'ਸਮੁੰਦਰ ਵਿੱਚ ਭੇਜ ਦਿਤਾ। 

'ਖੂਹ ਦੇ ਪਾਣੀ ਵਿੱਚ। 

ਭਰਾਵਾਂ ਨੂੰ। “ਕਰਕੇ। 

'ਤਕੜਾ, ਕਰੜਾ। 


ਡੁੱਬ ਗਿਆ। 


'(ਆਪਣੇ ਨਾਲ) ਲਈ ਆਉਂਦਾ ਹੈ। 
'ਲੜਾਕੇ। 





776 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੀਛੇ ਲਸ਼ਕਰ ਬੇਸ਼ੁਮਾਰ ਐਹੇ ਨੌਰੰਗ ਕੋ, 

ਗਹਿਨੇ ਕੇ ਹੇਤ ਕਿਤ ਰਹਿਨੇ ਨ ਦਾਇ ਹੈ। 

ਦੂਜੇ ਦਿਨ ਦਾਰਾ ਖਾਸ' ਆਯੋ ਚਲਿ ਗੁਰੂ ਪਾਸ, 

ਬਦਨ ਪ੍ਰਸੰਨ ਜਾਸ ਗਯਾਨ ਦਮਕਾਇ ਹੈ' 

॥੪੩॥ 

ਦੋਹਰਾ: 

ਮੁਕਤਿ ਭੁਗਤਿ ਦਾਨੀ ਗੁਰੂ, 

ਮਾਨੀ' ਮੁਨਿੰਦ ਨਰਿੰਦ। ਮੰਨਣ ਯੋਗ। 

ਸਭਾ ਸੁਰਿੰਦ ਸਮਾਨ' ਸਜਿ, 'ਇੰਦੂ ਵਾਂਗ। 

ਬੈਠੇ ਰੂਪ ਗੁਬਿੰਦ ॥ ੪੪॥ 

ਚਿਦਾਨੰਦ ਸੰਦੋਹ ਕੋ' 'ਸੰਦੋਹ) ਸੰਪੂਰਨ (ਸਤਿ) ਚਿੱਤ ਅਨੰਦ (ਸਰੂਪ ਸਤਿਗੁਰਾਂ) 
ਨੂ। 

ਬੰਦਯੋ ਦਾਰਾ ਸ਼ਕੋਹ। 

ਦੁੰਦ' ਦੋਖ ਨਹਿ ਸ਼ੋਕ ਜਿਹ, 

ਕਿੰਚਤ ਕੋਹ' ਨ ਮੋਹ ॥ ੪੫॥ 

ਚੌਪਈ: 

ਕਿਸ਼ਤੀ' ਪਾਂਚ ਜ੍ਰਾਹਰ ਕੇਰੀ। 

ਦਿਪਤ' ਜੋਤਿ ਜਿਨ ਕੇਰ ਬਧੇਰੀ। 

ਜ਼ੇਵਰ ਆਯੁਧ ਬਸਨ ਅਤੋਲੇ। 

ਲੋਲ' ਤੁਰੰਗ ਸੁਰੰਗ ਅਮੋਲੇ ॥ ੪੬ ॥ 

ਅਰਪਿ ਅਕੋਰ' ਪਦਮ ਪਦ ਪਰਸੇ। 

ਮਾਨ ਸਰੋਵਰ ਸੇ ਗੁਰ ਦਰਸੇ। 

ਸਿੱਖ ਸੰਤ ਜਹਿਂ ਹੱਸ ਅਪਾਰੇ। 

ਸਦ ਗੁਨ ਮੁਕਤਾ' ਗ੍ਰਾਹਕ ਭਾਰੇ ॥ ੪੭ ॥ 'ਚੰਗੇ ਗੁਣਾਂ ਦੇ ਮੋਤੀਆਂ ਦੇ। 

ਬੈਠਯੋ ਨਿੰਮ੍ਰਿ ਹੂੰ ਤਹਿਂ ਦਾਰਾ। 

ਜ਼ੇਵਰ ਜਬਰ ਜ੍ਰਾਹਰ ਜਰੇ। 

ਜੋਤਿ ਜਗਮਗੈ ਅੰਗਨਿ ਧਰੇ ॥ ੪੮॥ 

ਰਾਗਰੋਖ' ਬਿਨੁ ਦਿਢ ਬ੍ਰਹਮ ਗਜਾਨੀ। 

ਮਾਨਤ ਨਾਂਹਿ ਲਾਭ ਕੁਛ ਹਾਨੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 777 


ਸੁਖ ਅਜੰਨਯ' ਗਹਿ ਬਦਨ ਪੁਸੰਨ। 
ਜੈਸ ਜੁਗੀਸ਼ ਮੁਨੀਸ਼ ਅਨੰਨ' ॥੪੯॥ 
ਸਮ ਪੁਹਿਲਾਦ ਤੁਰਕ ਕੁਲ ਮਾਂਹੀ। 
ਮਰੁ ਥਲ ਮੈਂ! ਜਿਮ ਸੁਰਤਰੁ ਆਹੀ। 
ਕਾਕਨ ਕੁਲ ਸੁਤ ਕੋਕਲ ਜੰਨਾ'। 


ਬੰਸ ਬਕਨ ਮੈਂ ਹੰਸ ਉਪੰਨਾ' ॥੫੦॥ 
ਪਰਮਾਰਥ ਮੈਂ ਪੀਤਿ ਲਗਾਈ। 

ਜਨਮ ਮਰਨ ਕੀ ਚਿੰਤ ਮਿਟਾਈ। 
ਬਿਸ਼ੇ ਬਾਸ਼ਨਾ ਦੁਰਮਤਿ ਛੋਰੀ। 

ਫਾਂਸੀ ਸ਼ਰ੍ਹਾ ਸਿੰਧੁ ਮਹਿ ਬੋਰੀ' ॥੫੧॥ 
ਸਤਿ ਸੰਗਤਿ ਮੈਂ ਪਰਮ ਪ੍ਰੀਤੀ। 

ਸਤ ਪ੍ਰਤੱਗ' ਗੁਨੱਗ? ਬਿਨੀਤੀ”। 


ਕਰ ਸਿਤਕਾਰ ਗੁਰੂ ਤਬਿ ਟੇਰਾ'। 
ਜੰਗ ਪੁਸੰਗ ਸੁਨਯੋ ਸਬਿ ਤੇਰਾ ॥੫੨॥ 


ਕਹੋ ਚਿਤ ਮੈਂ ਅਬਿ ਕਯਾ ਆਹੀ। 

ਜੇ ਚਾਹਤ ਦੁਨੀਆਂ ਕੀ ਸ਼ਾਹੀ। 

ਤੌ ਹਮ ਨਿਜ ਸਹਿ ਸੈਨ ਮੁਰੀਦੈਂ। 

ਲੈ ਕਰਿ ਲਰ ਹੈਂ ਬੋਲਿ ਸ਼ਹੀਦੈਂ' ॥੫੨॥ 
ਅਰ ਦਰਗਾਹਿ ਵੀਚ ਕਰਿ ਅਰਜੀ। 
ਸ਼ਾਹੀ ਲੈ ਦਿੰਹ ਜੇ ਤੁਹਿ ਮਰਜੀ। 

ਸੁਨਿ ਗੁਰ ਕੇ ਬਚ ਸੁਖਦ ਅਮੋਲੇ। 

ਜਨ ਭਵ ਤਾਰਕ ਪੋਤ ਅਲੋਲੇ' ॥ ੫੪ ॥ 


ਦਾਰੇ ਕਹਯੋ ਜੋਰਿ ਕਰ ਦੋਹੀ'। 
ਰਾਵਰ ਜੈਸ ਕਹੋ ਤਸ ਹੋਹੀ। 

ਜੇ ਤੁਮ ਚੀਟੀ ਕਰ ਸਿਰ ਧਰਿ ਹੈਂ। 
ਸੋ ਸਮੁੱਥ ਹੈ ਸਾਗਰ ਤਰ ਹੈ ॥੫੫॥ 
ਚਹੋ ਮਸ਼ਕ' ਤੇ ਸੈਲ? ਤੁੜੈ ਹੋ। 

ਅਜੈ ਪੂਤ ਤੈ ਗਜੈ ਢਹੈ ਹੋ'। 


।ਆਤਮਕ ਸੁਖ। 
'ਇਕ ਪ੍ਰਮੇਸ਼ਰ ਦੀ ਲਗਨ ਵਾਲੇ। 


ਮਾਰੂ ਧਰਤੀ ਵਿੱਚ। 

ਜਿਵੇਂ ਕਾਵਾਂ ਦੀ ਕੁਲ ਵਿੱਚ ਕੋਇਲ ਦਾ ਪੁੱਤਰ ਪੈਦਾ ਹੋ ਗਿਆ 
ਹੈ। 

'ਬਗਲਿਆਂ ਦੀ ਬੰਸ ਵਿੱਚ ਹੰਸ ਪੈਦਾ ਹੋ ਗਿਆ ਹੈ। 


'ਡੋਬ ਦਿੱਤੀ। 


'ਪੂਣ ਪੂਰਾ ਕਰਨ ਵਾਲਾ। “ਗੁਣਾਂ ਦਾ ਗਿਆਤਾ। “ਨਿੰਮੂਤਾ 
ਵਾਲਾ। 
'ਕਿਹਾ। 


'ਜਾਣੋ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਤੇ ਨ ਡੋਲਣ ਵਾਲੇ 
ਜਹਾਜ਼ ਹਨ। 
'ਦੋਨੋ ਹੱਥ ਜੋੜ ਕੇ। 


'ਮੱਛਰ। “ਪਹਾੜ। 
'ਬਕਰੀ ਦੇ ਪੁੱਤਰ ਤੋਂ ਹਾਥੀ ਨੂੰ ਢਹਾ ਸਕਦੇ ਹੋ। 





778 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੈ ਮੈਂ ਚਹਿਤ ਨ ਦੁਨੀਆਂ ਸ਼ਾਹੀ। 

ਸੰਸੇ ਸ਼ੋਕ ਅਧਿਕ ਜਿਸ ਮਾਂਹੀ ॥੫੬॥ 

ਪ੍ਰਵਿਰਤੀ ਦੁਖ ਦੋਖਨ ਖਾਨੀ। 

ਲਖੋ ਨਵਿਰਤੀ ਸੁਖਦ ਮਹਾਨੀ। 

ਤਪ ਫਲ ਨਰ ਜਗਰਾਜ ਕਮੈ ਹੈ। 

ਨਰਕ ਹਕੂਮਤ ਤੈ ਪੁਨ ਪੈ ਹੈ ॥੫੭॥ 

ਤਾਂ ਤੇ ਤੁਮ ਜੋ ਕਿਰਪਾ ਕਰ ਕੈ। 

ਬਖਸ਼ੀ ਪਤਿਸ਼ਾਹੀ ਮੁਹਿ ਢਰ ਕੈ'। 

ਸਾਤ ਵਲਾਇਤ ਕੀ ਜੁ ਹਕੂਮਤ। 

ਤਿਸ ਆਗੈ ਸਬਿ ਦੁਖਦ ਖਸੂਮਤ' ॥ ੫੮ ॥ 

ਯਮ' ਇੰਦੁ ਬਿਧਿ? ਲੌ ਜੇ ਹਾਕਮ। 

ਤੀਨ ਦੋਖ ਕਰਿ ਗੁਸਤ ਸਦਾਕਮ'। 

ਬੁਹਮ ਗਯਾਨੀ ਕੀ ਪਤਿਸ਼ਾਹੀ। 

ਸਮ ਨਹਿਂ ਦੂਸਰ ਕੋ ਜਗ ਮਾਂਹੀ ॥੫੯॥ 

ਅਚੁਤ' ਅਨੁਪਮ? ਸੁਖ ਜਿਸ ਕੇਰਾ। 'ਅਗਿੜ, ਨਾਸ-ਰਹਿਤ। “ਉਪਮਾ-ਰਹਿਤ। 

ਇਕ ਰਸ ਸਦਾ ਅਖੰਡ ਬਧੇਰਾ। 

ਮਾਯਕ' ਦੁੰਦ? ਦੋਖ ਹੈਂ ਜੇਤੇ। 'ਮਾਇਆ ਕਰਕੇ। 'ਦੁੱਖ। 

ਬਯਾਪਤ ਤਹਾਂ ਨ ਕਿੰਚਤ ਤੇਤੇ ॥ ੬੦ ॥ 

ਸੁਖ ਸਰੂਪ ਆਤਮ ਇਕ ਹੱਗੇ। 

ਬਾਕੀ ਦੁਖਦ ਅਨਾਤਮ' ਪੱਯੇ। 'ਆਤਮਾ ਤੋਂ ਉਲਟ, ਜੜ੍ਹ। 

ਜਗ ਸੁਖ ਜਿਤਕ ਲੋਗ ਜੁਗ ਕੇਰੇ'। 'ਦੋਹਾਂ ਲੋਕਾਂ ਦੇ। 

ਆਤਮ ਸੁਖ ਕਰਿ ਲਿਪੇ ਸੁ ਹੇਰੇ ॥੬੧॥ 

ਜਯੋਂ ਕੰਦਲੇ' ਪਰ ਕੰਚਨ ਝਮਕਤ”। 'ਚਾਂਦੀ ਦਾ ਪੱਤ੍ਰਾ ਜਿਸ ਉਪਰ ਸੋਨਾ ਚੜ੍ਹਿਆ ਹੋਇਆ ਹੋਵੇ। 
2ਸੋਨਾ ਚਮਕਦਾ ਹੈ। 

ਤਯੋਂ ਸਬਿ ਪਰ ਆਤਮ ਸੁਖ ਚਮਕਤ। 

ਇਸ ਸ਼ਾਹੀ ਕਾ ਜੋ ਪਾਤਿਸ਼ਾਹਿ। 

ਬੁਹਮਾਦਿਕ ਪੁਸੰਸੈਂ ਤਾਹਿ ॥।੬੨॥ 

ਤਾਂ ਤੇ ਕ੍ਰਿਪਾ ਕਰੋ ਅਬਿ ਏਹੀ। 

ਔਰ ਨ ਸ਼ਾਹੀ ਚਹਿ ਚਿਤ ਕੇਹੀ' ॥ ੬੩॥ 

ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 779 


ਔਰ ਏਕ ਕ੍ਰਿਪਾ ਕਰੋ, 

ਸੈਨ ਨੁਰੰਗੇ ਤਾਂਇ। 

ਇਕ ਦਿਨ ਰੋਕਹੁ ਘਾਟ ਪੈ, 

ਮੈਂ ਲਖ ਜੈਹੁਂ ਅਗਾਇ' ॥੬੪॥ ਹਂ ਅੱਗੇ ਲੈਘ ਜਾਵਾਂ। 

ਮਾਂਨ ਬੈਨ ਗੁਰ ਐਨ ਨਿਜ, 

ਸੈਨ ਪਠੀ ਬਰ ਘਾਟ'। (ਘਾਟ ਉੱਪਰ। 

ਦਾਰੂ ਗੋਲੀ ਤੋਪ ਲੌ, 

ਸੌਪ ਗੁਰੈਂ ਨਿਜ ਠਾਟ' ॥੬੫॥ ਹਿਰ 
ਸਪਕ। 

ਚੌਪਈ: 

ਦਾਰਾ ਲੌਪੁਰ ਓਰ' ਪਧਾਰਾ। ਲਾਹੌਰ ਦੀ ਤਰਫ਼। 

ਗੁਰੂ ਘਾਟ ਪਰ ਡੇਰਾ ਡਾਰਾ। 

ਸੇਵਕ ਜਨ ਦੇਸੀ ਮਿਲ ਭਾਰੇ। 

ਲਸ਼ਕਰ ਗੁਰੁ ਢਿਗ ਭਯੋ ਅਪਾਰੇ ॥ ੬੬ ॥ 

ਪਾਰ ਹੋਨ ਹਿਤ ਨੌਕਾ' ਸਾਰੀ। 

ਗੁਰੂ ਮੰਗਾਈ ਦੈ ਧਨ ਭਾਰੀ। 

ਉਤ ਤੈ ਲਸ਼ਕਰ ਸ਼ਾਹੀ ਆਯੋ। 

ਉਨ ਭੀ ਪਾਰ ਉਤਰਨਾ ਚਾਹਯੋ ॥੬੭॥ 

ਵਹਿ ਮਾਂਗੈਂ ਯਹਿ ਦੇਵਹਿਂ ਨਾਹੀ। 

ਬਢੀ ਪਰਸਪਰ ਰਾਰ ਮਹਾਂਹੀ। 

ਦੇਸੀ ਲੋਗਨ ਕਾ ਝਲਕਾਰਾ। 

ਗੁਰ ਢਿਗ ਜਬਿ ਉਨਿ ਅਧਿਕ ਨਿਹਾਰਾ 

॥੬੮॥ 

ਬਦਰ ਦੀਨ ਉਮਰਾਵ ਨੁਰੰਗੀ। 

ਸੋਚੀ ਬਾਤ ਪੁਨਾ ਇਮ ਚੰਗੀ। 

ਜੇ ਹਮ ਗੁਰੁ ਸੋ ਇਹਾਂ ਲਰੈ ਹੈਂ। 

ਤੌ ਦਾਰਾ ਕਿਤ ਦੂਰ ਲਖੈ ਹੈ' ॥੬੯॥ 

ਫਿਰ ਵਹਿ ਹਮਰੇ ਹਾਥ ਨ ਐ ਹੈ। 

ਸ਼ਾਹੀ ਕੋਪ ਵਿਖੇ ਹਮ ਪੈ ਹੈ”। 

ਇਹੁ ਵਿਚਾਰ ਗੁਰੁ ਪੈ ਸਰਦਾਰੂ। 





780 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਠ ਕਰਿ ਠਟਯੋ' ਐਸ ਇਕਰਾਰੂ ॥ ੭੦ ॥ 

ਪਹਿਲੇ ਆਪ ਪਾਰ ਹੈ ਆਵੈਂ। 

ਪਾਛੇ ਹਮ ਫਿਰ ਅਗੁ ਸਿਧਾਵੈਂ। 

ਮਾਨ ਗੁਰੂ ਇਕ ਦਿਵਸ ਮਝਾਰੀ। 

ਸਨੇ ਸਨੇ ਨਿਜ ਸੈਨ ਉਤਾਰੀ ॥ ੭੧॥ 

ਆਏ ਦੇਸ ਦ੍ਰਾਬੇ ਮਾਂਹੀਂ। 

ਨੁਰ ਮਹਿਲ ਆਦਿਕ ਬਹੁ ਠਾਂਹੀਂ। 

ਉਤ ਉਤ੍' ਕੀਰਤ ਪੁਰ ਆਏ। '(ਰਸਤੇ 'ਚ) ਉਤਰਦੇ ਉਤਰਦੇ, ਠਹਿਰਦੇ ਠਹਿਰਦੇ। 
ਨਿਜ ਦਾਸਨ ਕੀ ਆਸ ਪੁਰਾਏ ॥ ੭੨॥ 

ਆਠ ਪਹਰ ਇਮ ਲਸ਼ਕਰ ਸ਼ਾਹੀ। 

ਰੁਕ ਕਰਿ ਉਤ੍ਯੋ ਪਾਰ ਜਬਾਹੀ'। 

ਦਾਰਾ ਪਹੁੰਚਯੋ ਵੀਚ ਲਹੌਰੈਂ। 

ਦੌਲਤ ਤਹਿ ਤੈ ਲੀਨੀ ਗੌਰੈਂ! ॥ ੭੨॥ 

ਬਾਕੀ ਸਬੀ ਖਜ਼ਾਨਾ ਸ਼ਾਹੀ। 

ਦਯੋ ਲੁਟਾਇ ਗ੍ਰੀਬੈਂ ਚਾਹੀ। 

ਪਾਂਚ ਹਜ਼ਾਰ ਸ੍ਰਾਰ ਸੰਗਾਨਾ। 

ਸਿੰਧ ਦੇਸ ਕੀ ਓਰ ਪਯਾਨਾ ॥ ੭੪॥ 

ਸਿੰਧੀ ਥੇ ਅਮੀਰ ਤਬਿ ਜੋਈ। 

ਮਦਤਗਾਰ ਭਯੋ ਨਹਿ ਕੋਈ। 

ਪਾਛੇ ਪਾਛੇ ਲਸ਼ਕਰ ਸ਼ਾਹੀ। 

ਦਾਰਾ ਅੱਗੂ ਅੱਗੂ ਫਿਰਾਹੀ ॥ ੭੫ ॥ 

ਆਖਰ ਦਾਰੇ ਐਸ ਵਿਚਾਰਾ। 

ਕਬਿ ਲੌ ਮੈ ਅਸ ਫਿਰੋਂ ਅਵਾਰਾ'। 'ਸੁਸਤ, ਨਿਕੰਮਾ। 
ਲੋਗਨ ਕੋ ਦੁਖ ਹੋਵਤ ਭਾਰਾ। 

ਤਾਂ ਤੈ ਜਗ ਤੈ ਲਹੋਂ ਕਿਨਾਰਾ ॥ ੭੬॥ 

ਜੈਸੇ ਚੀਲ' ਮਾਸ ਕੋ ਗੈਹੈ”। ਇੱਲ। ਪਕੜ ਲੈਂਦੀ ਹੈ। 
ਆਨ ਤੁੰਡ ਤੈ ਮੁੰਡ ਤੁੜੈ ਹੈ'। ਹੋਰ (ਇੱਲਾਂ) ਦੀਆਂ ਚੁੰਝਾਂ ਨਾਲ ਆਪਣਾ ਸਿਰ ਤੁੜਾਉਂਦੀ 


ਤਜ ਕੈ ਪਲ' ਭਲ ਸੋ ਸੁਖ ਭਜ ਹੈ?। 
ਲਜ ਹੈ! ਹਮੈ ਤਿਮੈਂ ਹੀ ਸਜ ਹੈ? ॥ ੭੭॥ '(ਜੇ ਨ ਛੱਡਿਆ ਤਾਂ) ਸਾਨੂੰ ਸ਼ਰਮਸਾਰ ਹੋਣਾ ਪਵੇਗਾ। (ਇੱਲ 
ਦੇ ਮਾਸ ਛੱਡਣ ਵਾਂਗ ਸਾਨੂੰ) ਤਿਵੇਂ ਹੀ (ਕਰਨਾ) ਸਜਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 781 


ਭਜ ਹੈ ਆਤਮ, ਸੁਖ ਲਹਿ ਅਜ ਹੈ'। 

ਅਜ ਹੈ ਵਕਤ ਲਹੈਂ ਸੁਖੁ ਰਜ ਹੈ। 

ਅਸ ਵਿਚਾਰ ਦੌਲਤ ਥੀ ਜੇਤੀ। 

ਦਈ ਸੰਗੀਅਨ ਕੋ ਬੰਡ ਤੇਤੀ ॥ ੭੮ ॥ 

ਕੁਛ ਜਰ' ਏਕ ਨਫਰ£ ਲੈ ਘੋੜਾ। 

ਤਜਿ ਸਬਿ ਕੋ ਏਕਲ ਕਿਤ ਦੌੜਾ। 

ਪੁਨ ਵਹਿ ਸਥਿ ਕੁਛ ਦੈ ਕੈ ਨਫਰੈਂ। 

ਲੀਨੀ ਆਪ ਫਕੀਰੀ ਸਫਰੈਂ! ॥ ੭੯ ॥ 

ਹੋਇ ਮੋਦ ਜਨ ਧਨ ਬਹੁ ਲੈ ਕੈ। 

ਧੈ ਕੈ ਗਏ ਧਾਮ ਨਿਜ ਭੈ ਕੈ। 

ਲਸ਼ਕਰ ਸ਼ਾਹੀ ਦੇਹਲੀ ਆਯੋ। 

ਦਾਰਾ ਨਾਹਿ ਉਨੈ ਕਿਤ ਪਾਯੋ ॥੮੦॥ 

ਦਾਰਾ ਏਕਲ ਫਿਰਤ ਅਵਾਰਾ। 

ਵੀਚ ਅਫਗਾਨਸਤਾਨ ਪਧਾਰਾ। 

ਧਾਰਾ ਹਰਖ ਸ਼ੋਕ ਉਰਿ ਨਾਹੀ। 

ਨਿਜਾਨੈਦ ਮੈ ਮਗਨ ਰਹਾਹੀ ॥੮੧॥ 

ਸਹਿਜੇ ਮਿਲੇ ਖਾਇ ਸੌ ਲੈ ਹੈ। 

ਨਿਜ ਹਿਤ ਸ੍ਰਾਲ ਨ ਕਾਂਹਿ ਕਰੈ ਹੈ। 

ਕਈ ਕਈ ਦਿਨ ਛੁਧਤ' ਰਹੈ ਹੈ। ਕੁੱਖਾ। 

ਸੀਤ' ਵਾਤ” ਸਿਰ ਆਤਪ ਸੈਹੈ! ॥੮੨॥ 'ਠੰਡ। “ਹਵਾ। 'ਧੁੱਪ ਸਹਾਰਦਾ ਹੈ। 
ਬਦਨ ਹੁਤੋ ਨਵਨੀਤਿ ਸਮਾਨੋ'। 'ਚਿਹਰਾ ਮੱਖਣ ਵਰਗਾ (ਕੋਮਲ) ਸੀ। 
ਪਗ ਚਲਨੋ ਅਤਿ ਕਠਿਨ ਠਿਕਾਨੇ'। 'ਪੈਰਾਂ ਨਾਲ ਚੱਲ ਕੇ ਟਿਕਾਣੇ ਤੇ (ਪਹੁੰਚਣਾ) ਬਹੁਤ ਔਖਾ ਸੀ। 
ਤੌ ਭੀ ਮਨ ਆਨੰਦ ਰਹਾਵੈ। 

ਮਿੱਥਯਾ ਤਨੁ ਧਨੁ ਜਗ ਦਰਸਾਵੈ ॥੮੩॥ 

ਜਹਿ ਜਹਿੰ ਜਾਇ ਲੋਕ ਨਿਰਖੈ ਕੈ'। 

ਚਮਕ ਦਮਕ ਬਡਰੂਪ ਪਿਖੈ ਕੈ। 

ਕਹੈਂ ਅਮੀਰ ਸ਼ਹਿਨਸ਼ਾਹ ਕੋਈ। 

ਕੈਰ ਸਾਇਨੀ, ਸਿੱਧ ਕਿ ਹੋਈ ॥੮੪॥ 

ਝਲਕਤ ਮੁਖ ਪੈ ਨੂਰ ਇਲਾਹੀ। 

ਇਹੁ ਪੈਕੰਬਰ ਹੈ ਕੋ ਆਹੀ। 





782 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਬਿ ਕੀ ਸੁਨੈ, ਨ ਇਹੁ ਕੁਛ ਕੈ ਹੈ। 
ਮਸਤ ਸਮਸਤ ਰੈਨ ਦਿਨ' ਰੈਹੈ ॥੮੫॥ 
ਇਕ ਦਿਨ ਲਾਗੀ ਭੂਖ ਮਹਾਂਏ। 

ਖਰੇ ਹਰੇ ਥੇ ਚਨੇ' ਸੁ ਖਾਏ। 

ਭਏ ਨ ਹਜ਼ਮ ਦਰਦ ਬਹੁ ਭਯੋ। 

ਤੌ ਭੀ ਨਿਸਚਾ ਨਾਹਿ ਡੁਲਯੋ ॥੮੬॥ 
ਪੁਨ ਇਕ ਦਿਨ ਹਿਤ ਅੰਨ ਪਕਾਵਨ। 
ਦਾਰਾ ਲਾਗਯੋ ਆਗ ਮਚਾਵਨ। 

ਮਾਰੀ ਫੂਕ ਖਾਕ ਉਡਿ ਦਾਢੀ'। 

ਪਰੀ, ਜਰੀ ਕੁਛ ਰਹੀ ਸੁ ਡਾਢੀ' ॥੮੭॥ 
ਲੋਗਨ ਪੇਖਿ ਭਰੇ ਦ੍ਰਿਗ ਨੀਰਾ। 

ਕਹੇਂ ਅਹੇ ਕੋਊ ਯਾਹਿ ਅਮੀਰਾ। 

ਜਗਜੋ ਸ਼ੌਕ ਕੈ ਬਿਪਤਾ ਮਾਂਹੀਂ। 

ਭਯੋ ਫਕੀਰ ਧੀਰ ਬਡ ਆਹੀ ॥੮੮॥ 
ਨੌਰੰਗ ਇਸ਼ਤਿਹਾਰ ਕੀਯ ਜਾਰੀ। 


ਇਕ ਹਜ਼ਾਰ ਦੀਨਾਰ' ਉਚਾਰੀ। 


ਗੈਹੈ' ਦਾਰੇ ਕੋ ਸੋ ਲੈ ਹੈ। 


ਫੈਲੀ ਬਾਤ ਏਹੁ ਜਗ ਮੈ ਹੈ ॥੮੯॥ 
ਇਕ ਦਿਨ ਦਾਰਾ ਹੁਜਰੇ' ਮਾਹੀ। 

ਪਢਿ ਨਿਵਾਜ ਥਾ ਬੈਠਾ ਆਹੀ। 

ਇਸ ਦਿਸ ਪਿਖਿ ਇਕ ਕਾਜੀ ਪਾਜੀ'। 
ਦਾਰਾ ਸਮਝ ਇਸੇ ਭਯੋ ਰਾਜੀ ॥੯੦॥ 
ਹਾਕਮ ਕੋ ਲਜਾਇ ਪਕਰਾਯੋ। 

ਉਨਿ ਨੌਰੰਗ ਕੇ ਪਾਸ ਪੁਚਾਯੋ। 

ਨੌਰੰਗ ਭਯੋ ਖੁਸ਼ੀ ਮਨ ਮੈ ਹੈ। 

ਫਤੁਵਾ ਮੌਲਵੀਆਂ ਤੈ ਲੈ ਹੈ ॥੯੧॥ 
ਦਾਰੇ ਕੌ ਫਿਰ ਕਤਲ ਕਰਾਯੋ। 

ਦੁਸ਼ਟਨ ਕੇ ਉਰਿ ਤ੍ਰਾਸ ਨ ਆਯੋ ॥੯੨॥ 


੫ 


ਦੋਹਰਾ: 
ਬਾਦਸ਼ਾਹਿ ਬਾਦੀ' ਮਹਾਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 783 


ਹੋਯੋ ਔਰੰਗ ਜੇਵ। 

ਗਹੀ ਦੁਸ਼ਟ ਯੋਂ ਟੇਵ' ॥੯੩॥ 
ਸ੍ਰੈਯਾ: 

ਮੰਦਰ ਹਿੰਦੁਨ ਕੇ ਗਿਰਵਾਇ, 
ਚਿਨਾਇ ਦਈ ਤਿਨ ਨੌਰ ਮਸੀਤੈਂ। 
ਭਾਂਤਿ ਅਨੇਕਨ ਕੀ ਕਰਿ ਕਿੱਲਤ', 
ਜੋਰ ਜਨਾਇ ਬਢਾਇ ਅਨੀਤੈ”। 
ਟਿਕਟ', ਜੇਜੀਆ, ਡੰਡ ਬਿਧਾ ਬਹੁ”, 


ਯਾ ਹਿਤ ਹਿੰਦੁਨ ਪੈ ਧਰਿ ਦੀਤੇ। 

ਜਾਂ ਕਰਿ ਹੋਈ ਸੁ ਤੰਗ ਮਹਾਂ, 

ਖੁਦ ਹੀ ਮੁਸਲੇ ਬਨਿ ਜਾਇ ਸਭੀਤੇ' ॥ ੯੪ ॥ 
ਪੂਜਨ ਦੇਵਨ, ਸੇਵਨ ਤੀਰਥ, 

ਖੇਵਨ' ਜੱਗਰੁ ਹੋਮ ਹਟਾਏ। 


ਬੇਦ ਪੁਰਾਨ ਕਥਾ ਸੁ ਜਥਾਰਥ', 

ਨਾ ਕਰਨੀ ਸੁਨਨੀ ਕਿਤ ਪਾਏ। 

ਕੋ, ਨ ਅਕੁਤ' ਅਛੁਤ” ਰਹਾਏ। (ਅਕੂਤ) ਨਿੰਦਾ ਤੋਂ ਰਹਿਤ। “ਛੋਹਣ ਤੋਂ ਰਹਿਤ। 
ਲਾਹਿ ਸਵਾ ਮਣ ਤੱਗ' ਨਿਤਾ ਪ੍ਰਤਿ, 'ਜਨੇਊ। 

ਹਾਕਮ ਸ਼ਾਹਿ ਕੇ ਪਾਸ ਪੁਚਾਏਂ ॥੯੫॥ 

ਰੱਖਕ ਹਿੰਦ ਨ੍ਰਿੰਦ ਬ੍ਰਿੰਦ ਜੁ 

ਥੇ', ਨਹਿੰ ਜਿੰਦ ਕਿਸੀ ਮੱਧ ਛੋਰੀ। 'ਸਾਰੇਰਾਜੇ ਜੋ ਹਿੰਦੂਆਂ ਦੇਰਾਖੇ ਸਨ। 

ਮਾਰਿ ਬਿਰਾਦਰ' ਪਾਦਰ? ਕੈਦ 'ਭਰਾ। 2ਪਿਉ। 

ਕਰੇ, ਦੁਖ ਨਾਦਰ' ਦੀਨ ਨ ਥੋਰੀ। 'ਅਣੌਖੇ, ਵੱਡੇ। 

ਨੇਮ ਧਰੰਮ ਜਿ ਅਹਿਦ-ਪਿਮਾਨ', 'ਪ੍ਤੱਗਿਆ ਦੇ ਨਿਯਮ (ਅ) ਇਕਰਾਰ-ਨਾਮੇ। 
ਸੁਗੰਦ ਕੁਰਾਨ ਭਿ ਸਿੰਧਹਿ ਬੋਰੀ'। 'ਸਮੁੰਦਰ ਵਿੱਚ ਡੋਬ ਦਿੱਤੀ। 

ਹਾਸਦ', ਹਿੰਦੁਨ ਕੋ ਦੁਖਦਾ, 'ਈਰਖਾਲੂ। 

ਨਹਿੰ ਬਾਸ਼ਦ' ਸ਼ਾਹਿ ਦੁਤੀ ਜਗਿ ਖੋਰੀ£ ॥ ੯੬॥ _ 'ਨਹੀਂ ਹੋਇਆ। “ਵੈਰ ਭਾਵਰੱਖਣ ਵਾਲਾ। 
ਬਡ ਪੀਰ ਫਕੀਰ ਅਮੀਰ ਬਰਿੰਦਨ' 'ਬਹੁਤਿਆਂ ਨੇ। 





784 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿੰਦ ਹਿਤੈ ਹਿੰਦੁ ਧਰਮ ਦਏ'। 


ਤੁਰਕਾ ਬਨਿ ਖੋਇ ਇਮਾਂ ਝੁਰਕਾ' 
ਬੁਰਕਾ ਸਿਰ ਲਾਨ੍ਹਤ ਧਾਰ ਗਏ। 
ਗੁਰ ਤੇਗ ਬਹਾਦਰ ਸੇ ਸਿਰ ਸਾਦਰ 
ਦੈ', ਜਸ ਨਾਦਰ ਧਰਮ ਲਏ”। 


ਸਿਰਮੱਦ ਬਿਹੱਦ ਵਲੀ ਬਧ ਭੌਂ', 


ਇਮ ਔਰ ਘਨੇ ਭਵ ਪਾਰ ਪਏ ॥੯੭॥ 
ਲਾਖਹੁਂ ਲੋਗਨ ਕੋ ਨਿਜ ਦੀਨ, 

ਸਜੋਰ ਤਰਵਾਰ ਮਨਾਇ ਦਿਖਾਰਾ। 
ਨਾਹਿੰ ਕਬੂਲ ਕਰਯੋ ਜਿਸ ਨੇ, 

ਵਹਿ ਧਾਰ ਤਰਵਾਰ ਕੇ ਘਾਟ ਉਤਾਰਾ। 
ਆਰਯ ਕੋਟਿਕ ਖਾਰਯ ਹੋਇ', 

ਭਏ ਮੁਸਲੇ ਤਬਿ ਹਰੈ ਅਤਿ ਖ੍ਹਾਰਾ। 


ਹੇਤ ਦੁਨੀ ਨਿਜ ਦੀਨ ਬਢਾਇ ਕੇ, 

ਨੌਰੰਗ ਨੌਰੰਗ' ਖੂਬ ਖਿਲਾਰਾ ॥ ੯੮ ॥ 
ਦੋਹਰਾ: 

ਕਾਜੀ ਪਾਜੀ ਮੌਲਵੀ, 
ਹਾਸਦ ਪੀਰ ਫ਼ਕੀਰ। 

ਸੁਨਿ ਗੁਰ ਸੁਜਸ ਸੁ ਜਰਤ ਥੇ', 

ਦੁਸ਼ਟ ਪੁਸ਼ਟ' ਬੇਪੀਰ ॥ ੯੯ ॥ 
ਕਬਿਤ : 

ਸਤਿਗੁਰ ਸੂਰ ਨੂਰ ਤੇਜ ਪ੍ਰਤਾਪ ਭੂਰ, 
ਕੁਮਦੀ ਕੁਮਤੀ ਕੂਰ ਪੇਖਿ ਸਕੁਚਾਇ ਹੈਂ'। 


ਬਯਾਕੁਲ ਚਕੋਰ ਚੋਰ ਪੇਚਕ ਪਖੰਡੀ ਹੋਰ, 
ਪਥਕ ਸਜਨ ਕੰਜ ਖਿਰੇ ਹੀ ਰਹਾਇ ਹੈੱ”। 


'ਜਿੰਦ (ਰੱਖਣ) ਵਾਸਤੇ ਹਿੰਦੂ ਧਰਮ ਦੇ ਦਿੱਤਾ ਭਾਵ ਤੁਰਕ 
ਬਣ ਗਏ। 
'ਧਰਮ ਗਵਾ ਕੇ ਝੂਰਦੇ ਹਨ। 


'ਬੇਫਿਕਰੀ ਨਾਲ ਸਿਰ ਦੇ ਕੇ। ਅਅਣੌਖਾ ਜਸ (ਤੇ ਹਿੰਦੂ) ਧਰਮ 
(ਦੋਨੋਂਰੱਖ) ਲਏ। 
'ਸਰਮੱਦ (ਫ਼ਕੀਰ ਵਰਗੇ) ਬਹੁਤੇ ਵਲੀ (ਰੱਬ ਦੇ ਪਿਆਰੇ) 


ਮਾਰੇ ਗਏ। 


(ਕਰੋੜਾਂ ਆਰੀਏ (ਹਿੰਦੂ ਧਰਮ) ਤੋਂ ਖਾਰਜ ਹੋ ਕੇ। 


'ਨੁਰੰਗੇ ਨੇ (ਜ਼ੁਲਮ ਦਾ) ਨਵਾਂਰੰਗ। 


'ਸੜਦੇ ਸਨ। 
'ਵੱਡੇ ਦੁਸ਼ਟ। 


'ਸਤਿਗੁਰਾਂ ਰੂਪ ਸੂਰਜ ਦਾ ਪੁਤਾਪ ਰੂਪ ਬਹੁਤਾ (ਤੇਜ) ਪ੍ਰਕਾਸ਼ 
ਵੇਖ ਕੇ ਖੋਟੀਆਂ ਮੱਤਾਂ ਰੂਪ ਕਮੀਆਂ ਤੇ ਝੂਠ (ਰੂਪ ਅਨ੍ਹੇਰਾ) 
ਸੁੰਗੜ ਜਾਂਦੇ ਹਨ। 


'ਚੋਰਾਂ ਰੂਪ ਚਕੋਰ ਤੇ ਹੋਰ ਪਖੰਡੀਆਂ ਰੂਪ ਉੱਲੂ ਬੇਹੋਸ਼ ਹੋ ਜਾਂਦੇ 


ਹਨ ਅਤੇਰਾਹੀਆਂ ਤੇ ਕੰਵਲਾਂ ਵਰਗੇ ਸਜਨ (ਸਿੱਖ) ਖਿੜੇ ਹੀ 
ਰਹਿੰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 785 


ਏਕ ਦਿਨ ਅਕਸਰ' ਮਤਸਰ ਵਸ ਪਰ, 
ਹਰੈ ਨਰਾਜੀ' ਕਾਜੀ ਪਾਜੀ? ਮੌਲਵੀਓਂ ਜਾਇ ਹੈ। 
ਮਿਲ ਬਹੁ ਦੁਗਲੀ ਕੇ' ਮੁਗ਼ਲੀ ਕੇ ਸ਼ਾਹਿ ਪਾਸ”, 


ਉਗਲੀ ਚੁਗ਼ਲੀ ਖਾਸ ਤੁਗ਼ਲੀ ਬਢਾਇ ਹੈ' 


॥੧੦੦॥ 


ਗੁਰੂ ਹਰਿਰਾਇ ਪੀਰ ਹਿੰਦੁ ਕੇ ਫ਼ਕੀਰ, 

ਐਂ ਅਮੀਰ ਬੇਨਜ਼ੀਰ' ਜਗ ਪੂਜ ਬਖਯਾਤ ਹੈਂ। 
ਸੈਨ ਐਨ' ਪਾਸ ਹੈ ਜਰਾਰ? ਧਨ ਬੇਸ਼ੁਮਾਰ, 
ਦੇਵਤ ਮੁਰੀਦ ਜਗ ਸਾਰ' ਬਹੁ ਭਾਂਤਿ ਹੈਂ। 
ਕਰਾਮਾਤ ਦਿਖਰਾਤ ਜੈਸ ਭਾਂਤਿ ਚਾਹੈ ਕੋਊ, 
ਚੌਰ ਕਰਵਾਤ ਸਾਚੋ ਸ਼ਾਹਿ ਕਹਿਲਾਤ ਹੈਂ। 

ਰੱਖਤ ਸ਼ਾਹੀ ਤੈ ਉਗ੍ਹਾਹੀ ਕਰਿ ਖਾਹੀ ਵਾਹੀ', 
ਆਪ ਸ਼ਾਹੀ ਹੁਕਮ ਕੋ ਨਾਹੀਂ ਸੋ ਕਮਾਤ ਹੈਂ 
॥੧੦੧॥ 

ਦਾਰਾ ਜਬ ਭਯੋ ਥਾ ਲਚਾਰਾ ਐ ਬਿਮਾਰਾ ਭਾਰਾ, 
ਇਨ ਹੀਂ ਦੁਆਈਂ ਦੈ' ਬਚਾਈ ਜਾਨ ਤਾਹਿ ਕੋ। 
ਫੇਰ ਜਬਿ ਭਾਗਯੋ ਪੀਛੇ ਲਸ਼ਕਰ ਲਾਗਜੋ ਸ਼ਾਹੀ, 
ਯਾਹੀ ਨੈ ਮਦਤ ਦੀਨ ਰੋਕ ਲੀਨ ਰਾਹਿ ਕੋ। 
ਦਾਰਾ ਕੋ ਪਯਾਰਾ ਭਾਰਾ ਸਮਝਯੋ ਉਦਾਰਾ' ਉਨਿ, 
ਮਨ ਮੈ ਨ ਧਾਰਾ ਡਰ ਜਰਾ ਭਰ ਸ਼ਾਹਿ ਕੋ। 

ਉਨ ਕੌ ਬੁਲੱਯੇ ਕਰਾਮਾਤ ਦੇਖ ਲੱਯੇ, 

ਪਾਛੇ ਦੀਨ ਮਨਵੱਯੇ ਹੱਯੇ ਕਾਮ ਬਡ ਲਾਹਿ ਕੋ 
॥੧੦੨॥ 

ਹਿੰਦੁ ਕੇ ਮਲਾਹਿ ਭਾਰੇ ਪੇਸ਼ਵਾ' ਹੈ ਵਾਹਿ, 

ਹੀ। 

ਖੁਦ ਹੀ ਕਬੂਲ ਦੀਨ ਇਸਲਾਮ ਕੈ ਹੈਂ” ਪੀਨ”, 
ਔਰੰਗ ਭੀ ਮਾਨ ਲੀਨ ਸਾਚ ਚੀਨ ਤਬਿ ਹੀ। 
ਜਾਲਮ ਖਾਂ ਉਮਰਾਇ ਪਠਜਯੋ ਫੌਜ ਦੈ ਮਹਾਂਇ, 


'ਬਹੁਤੀ। ਈਰਖਾ ਦੇ ਵਸ ਹੋ ਕੇ। 

'ਗੁੱਸੇ ਹੋ ਕੇ। “ਝੁਨਿਆਂ। 

ਵੇਸਵਾ ਦੇ ਪੁੱਤਰਾਂ ਨੇ। “ਮੁਗ਼ਲੀ ਦੇ ਪੁੱਤਰ (ਨੁਰੰਗੇ) ਬਾਦਸ਼ਾਹ 
ਕੋਲ। 

'(ਤੁਗਲੀ) ਗਲਤੀ ਕਰਾਉਣ ਲਈ ਵਧਾ ਕੇ ਖਾਸ ਚੁਗਲੀ 
(ਉਗਲੀ) ਕੀਤੀ। (ਅ: ਤੁਗ਼ਲੀਤੁ ਦਾ ਸੰਖੇਪ ਤੁਗਲੀ। 
ਤੁਗ਼ਲੀਤੁ=ਗ਼ਲਤੀ ਵਿੱਚ ਪਾਉਣਾ।) 


'ਬੇਮਿਸਾਲ। 
'ਚੰਗੀ ਫ਼ੌਜ। “ਲੜਾਕੀ। 
'ਸਾਰੇ ਜਗਤ ਦੇ। 


'ਉਹ ਖਾਂਦਾ ਹੈ। 


'ਅਸੀਸਾਂ ਦੇ ਕੇ, ਅਰਦਾਸਾਂ ਕਰਕੇ। (ਅ) ਦਵਾਈਆਂ ਦੇ ਕੇ। 


'ਨਫੇ ਵਾਲਾ। 


'ਗੁਰੂ, ਆਗੂ। 


'ਕਰ ਲੈਣਗੇ। “ਪੱਕੀ ਤਰ੍ਹਾਂ 





786 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਰਕ ਮਜਲ ਆਇ ਉਤ੍ਰਯੋ ਸੋ ਜਬਿ ਹੀ। 

ਮਾਸ ਕੱਚਾ ਖਾਯੋ ਗਯੋ ਸੂਲ ਉਠਿ ਸੋਊ ਮੁਯੋ, 

ਫੌਜ ਮਾਂਹਿ ਹੈਜ਼ਾ ਪਯੋ ਭਾਗੀ ਪਾਛੇ ਸਬਿ ਹੀ 

॥੧੦੩॥ 

ਦੂੰਦੇ ਖਾਂ ਦਸ ਹਜ਼ਾਰੀ ਪਠਯੋ ਫੇਰ ਜੌ ਕੰਧਾਰੀ, 

ਫੌਜ ਲੈ ਅਪਾਰੀ ਚਢਿ ਸੋਊ ਜਬ ਹੈ ਅਯੋ। 

ਸੱਯਦ ਥੇ ਬੈਰੀ ਤਾਂ ਕੇ ਚਾਰਕ ਮਜਲ ਆ ਕੇ, 

ਸੋਯੋ ਹੋਯੋ ਸੁਟਯੋ ਘਾ ਕੇ' ਪਾ ਕੇ ਫਤੇ ਸੋ ਗਯੋਟ। __'ਮਾਰ ਕੇ ਸੁੱਟ ਦਿੱਤਾ। “ਭਾਵ ਮਰ ਗਿਆ। 

ਫੇਰ ਏਕ ਔਰ ਚਰ੍ਹਯੋ ਸੋ ਭੀ ਹੈ ਲਚਾਰ ਮਰ੍ਯੋ 

ਗੁਰੁ ਇਤ ਸੁਨਿ ਰਰਯੋ' ਬਾਬੇ? ਬਰ ਥਾ ਦਯੋ। ਕਿਹਾ। “ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ। 

ਤੁਮ ਪਰ ਜੋ ਚਢੈ ਹੈ ਆਗ ਭੂਤ ਜਜੋਂ ਬਿਲੈ ਹੈ', __ 'ਭੁਤਾਂ ਦੀ ਅੱਗ ਵਾਂਗ ਛਪ ਜਾਵੇਗਾ। 

ਸੋਊ ਹੋਤ ਜੈ ਹੈ, ਬਾਚ' ਗੁਰੂ ਸਾਚ ਹੈ ਭਯੋ 'ਬਚਨ। 

॥੧੦੪॥ 

ਫੇਰ ਕਾਂਹਿ ਸ਼ਾਹਿ ਪਾਹਿ ਕਹਜੋ ਜੇ ਹੈ ਤੁ ਚਾਹਿ, 

ਤੌ ਹੈ ਰਾਹਿ ਗੁਰੁ ਕੇ ਅਧੀਨਗੀ ਬੁਲਾਵ ਕੋ'। 'ਗੁਰੂਆਂ ਨੂੰ ਬੁਲਾਉਣ ਦਾ ਰਾਹ ਅਧੀਨਗੀ ਹੈ। 

ਸੋਈ ਬਾਤ ਪਾਤਿਸ਼ਾਹਿ ਮਾਨ ਬਿਨੈ ਬਹੁ ਠਾਨ, 

ਲਿਖ ਮਾਨ ਪੱਤਰ ਪਠਾਯੋ ਉਮਰਾਵ ਕੋ। 

ਆਇ ਉਮਰਾਇ ਸੁਖ ਸਦਮ' ਗੁਰੂ ਕੇ ਚੂੰਮੇ, ਸੁੱਖਾਂ ਦੇ ਘਰ। 

ਕਦਮ ਪਦਮ' ਲੀਏ ਛਦਮ ਸੁਭਾਵ ਕੋ?। 'ਚਰਨ ਕੰਵਲ। “ਕਪਟ ਵਾਲੇ ਸੁਭਾਵ ਨਾਲ। 

ਦੀਨੀ ਅਰਦਾਸਿ' ਅਰਦਾਸਿ ਹੋਇ ਸ਼ਾਹਿ ਦਿਸੋਂ _'ਭੇਟਾ। 

ਕੀਨੀ ਅਰਦਾਸਿ ਭੀਨੀ ਵਰ ਦਾਸ ਭਾਵ ਕੋ! 'ਬਹੁਤੇ ਦਾਸਾ ਭਾਵ 'ਚ ਭਿੱਜੀ ਬੇਨਤੀ ਕੀਤੀ ਹੈ। 
॥੧੦੫॥ 

ਗੁਰੁ ਸਰਬੱਗ' ਤੱਗ” ਤ੍ਰਿਕਾਲੱਗ” ਕਹਯੋ ਤਾਹਿ, __'ਸਾਰਿਆਂ ਦੇ ਜਾਣੂ। “ਤੱਤ ਦੇ ਗਿਆਤੇ। “ਤਿੰਨਾਂ ਸਮਿਆਂ ਦੇ 
== <& <& ੦ <& ਜਾਣੁ। 

ਛਲ ਬਲ ਕਾਹਿ ਸ਼ਾਹਿ ਹਮ ਸੋਂ ਕਮਾਤ ਹੈ। 

ਹਮਰੇ ਨ ਕੋਈ ਬੈਰੀ, ਮੀਤਿ ਰੀਤਿ ਚੀਤਿ ਲਖੋ!, _'(ਸਾਡੀ) ਰੀਤੀ ਮਿਤ੍ਰਾਂ ਵਾਲੀ ਹੈ ਚਿੱਤ ਵਿੱਚ ਜਾਣੋ। 

ਸੁਰਤਰੁ ਸਮ ਫਲ ਨੀਤ ਹੂੰ ਕੋ ਪਾਤ ਹੈ'। 'ਕਲਪ ਬ੍ਰਿਛ ਵਾਂਗ (ਅਪਣੀ) ਨੀਅਤ ਦਾ ਫਲ ਪਾਉਂਦਾ ਹੈ। 

ਖਾਨ ਪਾਨ ਡੇਰਾ ਕਰਵਾਇ ਤਾਂਹਿ ਪੁਨਾ ਗੁਰੁ, 

ਸੋਢੀ ਬੇਦੀ ਭੱਲੇ ਸਿਖ ਮਾਸੰਦ ਬਖਯਾਤ ਹੈ। 

ਬੁਲਵਾਇ ਭਾਇ ਯੂਤ ਬੁਝੇ' ਕਹੇ ਕੌਨ ਉਤ”, ਪ੍ਰੇਮ ਨਾਲ ਪੁੱਛਿਆ। ਓਥੇ (ਦਿੱਲੀ, ਬਾਦਸ਼ਾਹ ਨੁਰੰਗੇ ਪਾਸ) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮ ਮੈਂ ਸਪੁੱਤ ਨੁੱਤ ਜੋਗ ਤਿਤ ਜਾਤ ਹੈ! 
॥੧੦੬॥ 

ਸਵਾ ਜਾਂਮ ਦਿਨ ਲਗਜਯਾਂ ਬਿਨਾ ਤੁਰਕ ਨਾ 
ਪਿਥੈਂ”। 

ਤਾਂ ਤੈ ਹਮਰੋ ਨ ਜਾਨ ਬਨੈ ਤਿਸ ਥਾਨ, 

ਕੋਊ ਪਠੀਏ ਪਛਾਨ ਜੋ ਸੁਜਾਨ ਤੁਮ ਕੋ ਦਿਥੈ। 
ਬਾਤਨ ਰਿਝਾਇ ਕਰਾਮਾਤ ਦਿਖਰਾਇ, 

ਜੈਸ ਬਨੈ ਤੈਸ ਭਾਇ ਨੀਕ ਦਾਇ ਸ਼ਾਹਿ ਕੋ 
ਸਿਥੈ'। 

ਸੁਨਿ ਸਬਿ ਹੀ ਨੈ ਗੁਨਿ' ਕਹਯੋ ਧੁਨਿ” ਆਪ 
ਬਿਨੁ, 

ਕੌਨ ਐਸੇ ਕਾਮ ਪੁਨ ਕਰਿ ਸਕ ਹੈ ਤਿਥੈ' 
॥੧੦੭॥ 

ਸੋਚਤ ਥੇ ਤਹਾਂ ਸਥਿਰਾਮ-ਰਾਇ ਆਯੋ ਤਬਿ, 
ਜੋਤਿ ਭਾਲ' ਰਹੀ ਫਬ ਮਾਨੋਂ ਰਵੀ ਬਾਲ£ ਹੈ। 
ਗੁਰੁ ਪਗ ਬੰਦਿ ਥਿਰਯੋ ਆਸਨ ਹੁਤਾਸਨ ਸੋਂ”, 


ਢੰਗ ਪਾਕ ਸਾਸਨ ਸੋਂ ਅੰਗਨ ਬਿਸਾਲ ਹੈ'। 


ਹਾਥ ਜੋਰਿ ਨਾਇ ਮਾਥ' ਬੂਝਯੋ ਹਿਤ ਸਾਥ ਨਾਥ, 
ਕੌਨ, ਬਾਤ ਐਸੀ ਜਾਂ ਪੈ ਸੋਚਤ ਬਿਸਾਲ ਹੈ। 
ਸਯਾਨਨ ਸੁਨਾਯੋ ਤੁਰਕੇਸ ਨੈ ਬੁਲਾਯੋ, 

ਗੁਰੈਂ ਹਾਲ ਸਮਝਾਯੋ ਪੁਤਗੱਜਾ ਕੋ ਕਮਾਲ ਹੈ' 
॥੧੦੮॥ 

ਬ੍ਰਿੰਦ ਗੁਰੂ ਜਾਦੇ' ਬ੍ਰਿਧ ਸਿੱਖ ਸਬਿ ਲਾਇਕੈ”। 
ਕਯੋਂ ਨ ਕੋਊ ਜਾਤ ਉਤਪਾਤ ਕੋ ਚਰਨ', 

ਕਾਹਿ ਹੇਰਤ ਧਰਨਿ ਸੋਚ ਤ੍ਰਾਸ ਕੋ ਬਢਾਇ ਕੈ। 
ਬੇਦੀ ਏਕ ਬ੍ਰਿਧ ਨੈ ਨਿਵੇਦੀ' ਬਾਤ ਕਹਯੋ ਤੁਮ, 


767 


ਤੁਹਾਡੇ ਵਿਚੋਂ ਉਪਮਾ ਯੋਗ ਸੁਪੁੱਤੁ ਤਿਸ ਥਾਂ ਕੌਣ ਜਾਂਦਾ ਹੈ। 


(ਇਹ ਤਾਂ) ਤੁਹਾਨੂੰ (ਪੂਤਿਭਿਗਯਾ) ਪਹਿਲਾਂ ਹੀ ਗਿਆਨ ਹੈ 
ਕਿ ਅਸਾਂ ਪਹਿਲੇ ਹੀ ਪੁਣ ਕੀਤਾ ਹੋਇਆ ਹੈ ਕਿ ਸਵਾ ਪਹਿਰ 
ਦਿਨ ਚੜ੍ਹੇ ਤੋਂ ਬਿਨਾਂ ਤੁਰਕ ਨੂੰ ਨਹੀਂ ਦੇਖਦੇ। 


'ਜਿਸ ਤਰ੍ਹਾਂ ਬਣ ਸਕੇ ਓਸੇ ਤਰ੍ਹਾਂ ਹੀ ਬਾਦਸ਼ਾਹ ਨੂੰ ਚੰਗੀ 
ਸਿੱਖਿਆ ਦੇਵੇ। 
'ਵਿਚਾਰ ਕੇ। “ਬੋਲ ਕੇ ਕਿਹਾ। 


'ਔਖੇ। 


ਮੱਥੇ ਤੇ “ਸਵੇਰ ਦਾ ਸੂਰਜ। 

'ਗੁਰਾਂ ਦੇ ਚਰਨਾਂ ਤੇ ਨਮਸਕਾਰ ਕਰ ਕੇ (ਹੁਤਾਸਨ) ਅਗਨੀ 
ਦੇਵਤੇ (ਸੋਂ) ਵਾਂਗ ਆਸਨ ਤੇ ਬੈਠ ਗਿਆ। 

'(ਜਿਸ ਦੇ) ਅੰਗਾਂ ਦਾ ਬਹੁਤਾ ਢੰਗ (ਪਾਕ ਸਾਸਨ) ਇੰਦੂ 
ਵਰਗਾ ਹੈ। 

'ਸਿਰ ਨਿਵਾ ਕੇ। 


'ਪੂਣ ਦਾ (ਕਮਾਲ) ਪੂਰਨ ਹਾਲ ਸਮਝਾਇਆ। 


'ਗੁਰਾਂ ਦੇ ਸਾਹਿਬਜ਼ਾਦੇ। “ਯੋਗ। 


'ਉਪੱਦੂ ਮੇਟਣ (ਲਈ)। 


'ਬੇਨਤੀ ਨਾਲ। 





7868 
ਕਯੋਂ ਨ ਸੋਚ ਛੇਦੀ ਬਨੋ ਭੇਦੀ ਤਾਂਹਿਂ ਜਾਇ ਕੈ'। 
ਗੁਰੂ ਕੇ ਬੁਲੰਦ ਫਰਜ਼ੰਦ ਕੰਦ ਆਨੰਦ ਹੋ', 

ਜੀਤਿ ਤੁਰਕਿੰਦ ਹੂਜੈ ਹਿੰਦੁ ਸੁਖ ਦਾਇਕੈ' 
॥੧੦੯॥ 

ਬੋਲਯੋ ਰਾਮਰਾਇ ਮੋਦ ਦਾਇ ਐ ਨਸਾਇ ਸੋਚ, 
ਮੈਹੂੰ ਜੈਹੂੰ ਬਿਨਾ ਦੇਰ ਨੈਕ' ਗੁਰੁ ਜੌ ਕਹੈਂ। 

ਹੋਹਿਂ ਜੌ ਸਹਾਇ ਗੁਰੁ ਕੋ ਹੈ ਤੁਰਕ ਰਾਇ ਤਬਿ, 
ਯਾਹਿ ਕੇ ਪਿਤੰਦਰ ਪਿਕੰਬਰ ਕੋ ਜਾ ਗਹੈ”। 

ਜਾਂ ਕੈ ਸੀਸ ਧਾਰੈਂ ਹਾਥ ਹੂ ਹੈ ਸਮਰੱਥ ਸੋ, 
ਅਕੱਥ ਕੋ ਕਥੱਯਾ ਐ ਦਿਖੱਯਾ ਪੱਥ ਕੋ ਵਹੈ'। 
ਸਸਕ ਤੈ ਸ਼ੇਰ ਤੁੜਵੈਹੈਂ ਮਸ਼ਕ ਤੈ ਮੇਰੁ', ਬਖ਼ਸ਼ ਤੈ 
ਯਾ ਕੈ ਕੌਨ ਬਾਤ ਜੋ ਨ ਹੋ ਅਹੈ? ॥ ੧੧੦॥ 


ਘਾਇਕ ਬਿਘਨ ਤੂ ਬਿਨਾਯਕ ਸੌਂ ਹੋਂ ਵਰੈ'। 


ਤਾਂ ਪਰ ਬਿਨੀਤ ਪੁਤੀਤਿ ਨੀਤਿ ਪ੍ਰੀਤਿ ਯੂਤ', 
ਹੇਰ ਗੁਰੁ ਨਿਜ ਸੁਤ ਤਾਈਂ' ਕਹਜੋ ਯੋ ਭਰੈਂ”। 
ਜਾਹੁ ਤੁਰਕੇਸ ਪੈ ਧਜਾਇ ਜਗਤੇਸ ਗੁਰੈਂ 

ਹਮ ਭੀ ਪੁਰਵੇਸ ਬੇਸ' ਤੇਰੀ ਜੀਹ ਪੈ ਕਰੈਂ। 

ਜੋਊ ਕੈਹੈਂ ਹੋਹੈ ਸੋਊ ਪੈਹੈ ਦੇਰ ਨਾਹਿ ਕੋਊ, 
ਜੋਗ ਯਾ _ਅਜੋਗ ਹੋਊ ਲੋਗ ਅਪਰੈਂ ਪਰੈ” 
॥੧੧੧॥ 

ਕਰੀਓ ਪੁਪੰਚ' ਨਾਹਿ ਡਰੀਓ ਨ ਰੰਚ? ਤਾਂ ਤੈ”, 
ਬਚਨ ਤੁਮਾਰ ਨਾ ਬਿਰੰਚ' ਫੇਰ ਸੱਕ ਹੈ। 
ਸ਼ਾਹਿ ਕੀ ਖੁਸ਼ਾਮਦ ਖੁਸ਼ੀ ਕੇ ਹੇਤ' ਮਤ ਕਿਤ”, 
ਗੁਰੂ ਮਤ ਬਾਨੀ ਕੇ ਬਰਖਿਲਾਫ' ਬੱਕ ਹੈਂ। 
ਐਸੇ ਬਹੁ ਭਾਵਨ ਸਿਖਾਵਨ ਸੁਹਾਵਨ ਦੈ', 
ਧਾਰ ਮੱਥ ਹੱਥ ਸਮਰੱਥ ਕੀਨ ਫੱਕ ਹੈ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਥੇ ਜਾ ਕੇ ਤੇ ਭੇਤੀ ਹੋ ਕੇ ਕਿਉਂ ਨਹੀਂ (ਸੋਚ) ਚਿੰਤਾ ਨੂੰ 
ਕੱਟਣ ਵਾਲੇ ਬਣਦੇ। 

'ਗੁਰਾਂ ਦੇ ਵੱਡੇ ਪੁੱਤ੍ਹ ਆਨੰਦ ਦੇ ਬੱਦਲ ਹੋ। 

'ਨੁਰੰਗੇ ਨੂੰ ਜਿੱਤ ਕੇ ਹਿੰਦੂਆਂ ਲਈ ਸੁਖ ਦੇਣ ਵਾਲੇ ਹੋਵੋ। 


'ਥੋੜ੍ਹਾ ਜਿਹਾ। 


।ਏਸ ਦੇ ਦੂਜੇ ਪਿਉ ਪੈਗੰਬਰ ਨੂੰ ਵੀ ਜਾ ਪਕੜਾਂਗੇ। 
(ਪਿਤੰਦੁ=ਪਿਤ=ਅੰਤਰ=ਹੋਰ ਪਿਉ, ਦੂਜਾ ਪਿਉ। ) 


੨7੭ ਤੁ 


'ਨ ਕਹੀ ਜਾਣ ਵਾਲੀ ਗੱਲ ਨੂੰ ਕਹਿਣ ਵਾਲਾ ਅਤੇਰਸਤਾ 
ਦਿਖਾਉਣ ਵਾਲਾ (ਵਹੈ) ਉਹ ਹੋ ਜਾਂਦਾ ਹੈ। 

'ਸਹੇ ਤੋਂ ਸ਼ੇਰ ਅਤੇ ਮੱਛਰ ਤੋਂ ਸੁਮੇਰ (ਪਰਬਤ) ਤੁੜਵਾ ਸਕਦੇ 
ਹਨ। (ਉਹ) ਕਿਹੜੀ ਗਲ ਹੈ ਜੋ ਇਨ੍ਹਾਂ ਦੀ ਬਖ਼ਸ਼ਸ਼ ਨਾਲ 
ਨਹੀਂ ਹੋ ਸਕਦੀ। 


'ਤੂੰ ਬਿਘਨਾਂ ਨੂੰ ਨਾਸ ਕਰਨ ਵਾਲਾ ਗਣੇਸ਼ ਨਾਲੋਂ ਵੀ ਸ੍ਰੇਸ਼ਟ 
ਹੋਵੇਂ। 

'ਤਦੋਂ ਵਿਸ਼ੇਸ਼ ਨਿੰਮੂੁਤਾ, ਭਰੋਸੇ, ਨੀਤੀ ਅਤੇ ਪ੍ਰੀਤੀ ਸਹਿਤ। 
'ਗੁਰਾਂ ਨੇ ਆਪਣੇਂ ਪੁੱਤਰ ਨੂੰ ਦੇਖ ਕੇ। “ਭਲੀ ਤਰ੍ਹਾਂ। 


'ਚੰਗੀ ਤਰ੍ਹਾਂ। 


ਯੋਗ ਹੋਵੇ ਜਾਂ ਅਯੋਗ ਹੋਵੇ (ਅਤੇ ਭਾਵੇਂ) (ਅਪਰੈਂ) ਇਸ ਲੋਕ 
(ਵਿੱਚ ਹੋਵੇ ਤੇ ਭਾਵੇਂ) (ਪਰੈ) ਪੁਲੋਕ (ਵਿਚ ਹੋਵੇ)। 

'ਛ਼ਲ। “ਥੋੜ੍ਹਾ ਜਿਹਾ ਵੀ। “ਤਿਸ (ਨੁਰੰਗੇ) ਤੋਂ। 

'ਬੂਹਮਾ। 

'ਵਾਸਤੇ। “ਮਤਾਂ ਕਿਤੇ। 

'(ਤੂੰ) ਉਲਟ ਬੋਲ ਪਵੇਂ। 

ਬਹੁਤੇ ਪ੍ਰੇਮ ਨਾਲ ਸੋਹਣੀਆਂ ਸਿਖਿਆਵਾਂ ਦੇ ਕੇ। 

'ਸਿਰ ਤੇ ਹੱਥਰੱਖ ਕੇ (ਫੱਕ) ਛੇਤੀ ਹੀ ਸ਼ਕਤੀਵਾਨ ਕਰ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮਰਾਇ ਪਾਇ ਸਿੱਧ' ਸ਼ਕਤਿ ਅਬਿੱਧ”, 

ਸਥਿ ਗੋਪ ਪੁਸਿੱਧ', ਭਯੋ ਨਿਡਰ ਬਿਸ਼ੱਕ ਹੈ 
॥੧੧੨॥ 

ਮਾਤ ਪਿਤ ਹੂੰ ਤੈ ਪਾਇ ਆਸਿਖ' ਆਇਸਾ”, 
ਹ੍ਹੰ ਕੈ ਤਸਾਰ ਅਸ੍ਹਾਰ ਰਥ ਚਲੱਯੋ ਸੋ ਨਿਸੰਗ ਹੈ। 
ਭਾਈ ਤਾਰਾ, ਗੁਰਦਾਸ ਬਹਿਲੋ ਕੇ ਸੰਗ ਖਾਸ', 
ਔਰ ਲੈ ਮਸੰਦ ਸਿਖ ਬ੍ਰਿੰਦ ਬਿਭੌ' ਸੰਗ ਹੈ। 
ਦਿਲੀ ਮਜਨੂ ਕੇ ਟਿਲੇ ਡੇਰਾ ਕੀਨ ਚੰਗ ਹੈ। 

ਪਾਇ ਸਾਰ' ਸ਼ਾਹਿ ਨੈ ਸਲਾਹਿ ਕਰ ਕਾਜੀ ਸਾਥ, 
ਬੂਜੋ ਪਠਯੋ ਚਾਹਿ ਮਾਂਹਿ ਜ਼ਜਾਫਤ ਸਢੰਗ ਹੈ! 
॥੧੧੩॥ 

ਫੇਰ ਸ਼ਾਹੀ ਕਾਜੀ ਖਾਸ' ਆਯੋ ਰਾਮਰਾਇ ਪਾਸ, 
ਪੇਖਬੇ ਕੋ ਧਰਿ ਆਸ ਬਾਤੈਂ ਕੀਨੀ ਵਾਹਿ ਹੈਂ। 


ਬੂਜੋ ਕੋ ਕੁਹਾਇ' ਰਾਮਰਾਇ ਪਾਇ ਲੌਗਰ ਮੈਂ, 
ਕਾਜੀ ਕੋ ਦਿਲਾਈ ਰਾਦ' ਲੈ ਗਯੋ ਸੋ ਚਾਹਿ ਹੈ। 
ਦੁਤੀ ਦਿਨ ਸ਼ਾਹਿ ਨੈ ਮੰਗਾਯੋ ਬੁਜੋ ਵਾਹਿ', 

ਕਹਜੋ ਯਾਹਿ ਸ਼ਾਹਿਜ਼ਾਦੇ ਕੋ ਹੈ, ਸੋਈ ਸੋਈ ਚਾਹਿ 
ਹੈ”। 

ਗੁਰੂ" ਕਹਯੋ ਔਰ ਦੇਂਹੁ ਸੋ ਤੋ ਖਾਯੋ ਗਯੋ ਅਬਿ, 


789 


'ਖਬਰ। 
'ਬੱਕਰਾ ਭੇਜਿਆ ਖੁਸ਼ੀ ਵਿੱਚ ਪ੍ਰਾਹੁਣਚਾਰੀ ਦੇ ਢੰਗ ਨਾਲ। 


'ਆਪ। 


'ਬੱਕਰੇ ਨੂੰ ਕੱਟ ਵੱਢ ਕੇ। 

'ਬੱਕਰੇ ਦੀ ਲੱਤ। 

'ਉਹੋ ਬੱਕਰਾ। 

'ਕਿਹਾ ਕਿ ਇਹ ਬੱਕਰਾ ਸ਼ਾਹਿਜ਼ਾਦੇ ਦਾ ਸੀ (ਤੇ ਹੁਣ) ਉਹ 
(ਸ਼ਹਜ਼ਾਦਾ) ਉਹੀ (ਬੱਕਰਾ) ਮੰਗਦਾ ਹੈ। 


%ਮਰੰਗਜ਼ੇਬ ਨੇ ਅਸਲ ਵਿੱਚ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ 
ਨੂੰ ਹੀ ਬੁਲਾਇਆ ਸੀ। ਖਾਸ ਕਾਰਨਾਂ ਕਰਕੇ ਗੁਰੂ ਜੀ ਨਹੀਂ 
ਗਏ। ਉਨ੍ਹਾਂ ਨੇ ਆਪਣੇ ਥਾਂ ਆਪਣੇ ਵੱਡੇ ਸਾਹਿਬਜ਼ਾਦੇ ਨੂੰ 
ਕਰਾਮਾਤਾਂ ਨਾਲ ਭਰਪੂਰ ਕਰਕੇ ਭੇਜਿਆ ਸੀ। ਹੋ ਸਕਦਾ ਹੈ 
ਗੁਰੂ ਕਾ ਸਾਹਿਬਜ਼ਾਦਾ ਹੋਣ ਕਰਕੇ ਲੋਕ ਜਾਂ ਬਾਦਸ਼ਾਹ 
ਰਾਮਰਾਇ ਜੀ ਨੂੰ 'ਗੁਰੂ ਕੇ' ਜਾਂ 'ਗੁਰੂ' ਕਹਿ ਕੇ ਹੀ ਬੁਲਾਉਂਦੇ 
ਹੋਣ ਪਰ ਗੁਰੂ ਘਰ ਦੀ ਰਹੁ ਰੀਤ ਅਨੁਸਾਰ ਇਕ ਗੁਰੂ ਸਾਹਿਬ 
ਦੇ ਗੁਰਤਾ ਗੱਦੀ ਪਰ ਬਿਰਾਜਮਾਨ ਹੁੰਦਿਆਂ ਹੋਇਆਂ ਕਿਸੇ 
ਦੂਜੇ ਵਿਅਕਤੀ ਜਾਂ ਸਾਹਿਬਜ਼ਾਦੇ ਨੂੰ ਕਦੇ ਵੀ ਕਿਸੇ ਨੇ 'ਗੁਰੂ' 
ਨਹੀਂ ਆਖਿਆ ਏਸ ਲਈ ਏਥੇ ਜਾਂ ਅੱਗੇ ਜਿੱਥੇ ਕਿਤੇ ਵੀ ਸ੍ਰੀ 
ਰਾਮਰਾਇ ਜੀ ਲਈ ਕਵਿ ਜੀ ਨੇ 'ਗੁਰੂ' ਸ਼ਬਦ ਵਰਤਿਆ ਹੈ 
ਉਥੇ 'ਗੁਰੂ' ਤੋਂ ਭਾਵ ਗੁਰੂ ਕੇ ਸਾਹਿਬਜ਼ਾਦੇ ਬਾਬਾ ਰਾਮਰਾਇ ਜੀ 





790 


ਦੂਤ' ਕਹਯੋ ਹਾਰੈ ਦੈ ਕੈ ਲੇਤ ਔਰ ਨਾਹਿ ਹੈ 
॥੧੧੪॥ 

ਕਪਟ ਵਿਸ਼ੇਸ਼ ਤੁਰਕੇਸ ਕੋ ਵਿਚਾਰ ਇਨਿ, 

ਬੁਜੋ ਸੋ ਜਿਵਾਇ ਪਠ ਦੀਨ ਢਿਗ ਸ਼ਾਹਿ ਤੈ। 

ਐ ਪੈ ਲਾਤ ਤੀਨ ਤਾਹਿ ਚੀਨ ਸ਼ਾਹਿ ਤੱਜਬ ਹ੍ਹੈ, 
ਬੂਝਯੋ ਚੌਥੀ ਲਾਤ ਗਈ ਕਹਾਂ ਕਹੋ ਯਾਂਹਿ ਤੈ'। 
ਕਹਯੋ ਸਿਖ ਹਿੱਸੇ ਤੀਨ ਖਾਏ ਗੁਰਿ ਜਿਵਾਇ 
ਦੀਨ', 

ਚੌਥਾ ਹਿੱਸਾ ਕਾਜੀ ਲੀਨ ਲਗਵਾਵੋ ਵਾਂਹਿ ਤੈ। 
ਬੂਝਯੋ ਸ਼ਾਹਿ ਕਾਜੀ ਤਾਂਈ ਲਾਜੀ ਮਤਿ ਪਾਜੀ 
ਕੇਰ', 

ਕਾਰ ਸਾਜੀ ਥੀ ਦਰਾਜੀ ਬਾਜੀ ਹਾਰੀ ਤਾਂਹਿ ਤੈ' 
॥੧੧੫॥ 

ਨੌਰੰਗ ਨਿਹਾਰ ਕਰਾਮਾਤ ਬਾਤ ਨੌਰੰਗ ਏ, 

ਔਰੰਗ ਪੈ ਔਰੰਗ ਕੋ ਔਰੈ ਰੰਗ ਹੈ ਭਯੋ'। 


ਬੁਲਵਾਇ ਉਲਮਾਇ' ਫੁਜ਼ਲਾਇ? ਉਮਰਾਇ”, 
ਕਾਜੀ ਹਾਜੀ ਪੀਰ ਐ ਫ਼ਕੀਰ ਮੌਲਵੀ ਲਯੋ। 
ਕਹਸੋ ਪਤਿਸ਼ਾਹਿ ਠੇਠ' ਹਿੰਦੂ ਪੀਰ ਬਾਤ ਹੇਠ, 
ਕੈਸੇ ਆਵੈ ਕਹੋ ਨੇਠ' ਮਸ਼ਵਰਾ ਯੋਂ ਠਯੋ”। 

ਬਾਗ ਮੈ ਬੁਲਾਵੋ ਤਾਂਹਿ ਕੂਪ ਪੈ' ਬਿਛਾਵੋ ਫਰਸ਼, 
ਤਾਂ ਪਰ ਬਿਠਾਵੋ ਗਿਰੈ ਮਾਂਹਿ ਜੀਤ ਯੋੌਂ_ਲਯੋ' 
॥੧੧੬॥ 

ਸੋਈ ਕਰਵਾਯੋ ਬੁਲਵਾਯੋ ਗੁਰੂ ਕੋ ਬਿਠਾਯੋ, 
ਜੁੰਮਸ਼ ਨ ਖਾਯੋ' ਸੋ ਰਹਾਯੋ ਪਟ? ਵੈਸ ਹੀ। 

ਜੇਤਕ ਸ੍ਰਾਲ ਕੀਨ ਤੇਤਕ ਜ੍ਰਾਬ ਦੀਨ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੀ ਲੈਣਾ ਚਾਹੀਦਾ ਹੈ। ਕਿਉਂਕਿ ਇਹ 'ਗੁਰੂ' ਸ਼ਬਦ 'ਗੁਰ ਸੁਤ' 
ਦਾ ਹੀ ਸੰਖੇਪ ਹੈ ਕਈ ਥਾਈਂ ਸ੍ਰੀ ਰਾਮਰਾਇ ਜੀ ਲਈ 'ਗੁਰ 
ਸੁਤ' ਹੀ ਵਰਤਿਆ ਹੈ ਦੇਖੋ ਇਸੇ ਬਿਸ੍ਹਾਮ ਦੇ ਅੰ: ਨੰ: ੧੨੦ 
ਵਿੱਚ- 'ਮੁਲਾਕਾਤ ਹੇਤ ਗੁਰ ਸੁਤ ਕੋ ਬੁਲਾਯੋ ਹੈ'। 

'ਨੁਰੰਗੇ ਦਾ ਸੁਨੇਹਾ ਲੈ ਕੇ ਆਉਣ ਵਾਲਾ। 


ਇਸ ਬੱਕਰੇ ਦੀ। 
(ਤਿੰਨ ਹਿੱਸੇ) ਜਿਉਂਦੇ ਕਰ ਦਿੱਤੇ ਹਨ। 


'ਝੂਠੇ ਕਾਜ਼ੀ ਦੀ ਬੁੱਧੀ ਸ਼ਰਮਿੰਦਾ ਹੋਈ। 


(ਕਾਜ਼ੀ ਨੇ ਜਿਹੜੀ ਛਲ ਦੀ) ਵੱਡੀ ਖੇਲਰਚੀ ਸੀ ਉਹ (ਉਸ 
ਖੇਲ ਦੀ) ਬਾਜੀ ਹਾਰ ਗਿਆ। 


(ਨੌਰੰਗ) ਛਲ ਵਾਲੀ ਕਰਾਮਾਤ ਅਤੇ ਨਵੇਂਰੰਗ ਦੀ (ਇਹ) 
ਗੱਲ ਦੇਖ ਕੇ (ਔਰੰਗ) ਤਖਤ ਦੇ (ਪੈ) ਉੱਪਰ (ਬੈਠੇ) 
ਔਰੰਗਜ਼ੇਬ ਦਾ ਹੋਰ ਹੀਰੰਗ ਹੋ ਗਿਆ। 

'ਵਿਦਵਾਨ। “ਵੱਡੇ। “ਅਹਿਲਕਾਰ, ਸਰਦਾਰ। 


'ਸਾਫ਼, ਸਪੱਸ਼ਟ। 

ਚੰਗੀ ਤਰ੍ਹਾਂ ਇਉਂ ਸਲਾਹ ਕੀਤੀ। 
'ਖੂਹ ਦੇ ਉੱਪਰ। 

'ਐਉਂ ਜਿੱਤ ਲਵਾਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੀਨਿ ਅਜ਼ਮਤ' ਮਤਿ ਹੀਨ ਭਏ ਥੈਂ ਤਹੀ”। 
ਫੇਰ ਖਾਨਾ ਤਾਰ ਕਰਵਾਯੋ ਗੁਰੂ ਪੈ ਪਠਾਯੋ, 
ਉਘਰਾਯੋ ਜਬੈ' ਫੂਲ ਪੁੰਜ? ਪਾਯੋ ਸੋ ਸਹੀ”। 


ਲੈ ਕੇ ਉਮਰਾਵ ਜੋਊ ਚਾਵ ਸੋਂ ਗਯੋ ਥਾ, 

ਭਯੋ ਤੱਜਬ ਅਦਾਵ ਕਰਿ' ਆਯੋ ਸ਼ਾਹਿ ਪੈ ਚਹੀ? 
॥੧੧੭॥ 

ਮਾਲਤੀ ਚੰਬੇਲੀ ਰਾਇ ਬੇਲੀ ਅੰ ਗੁਲਾਬ ਗੁਲ', 
ਸੌਰਭ ਨਵੇਲੀ ਯੁਤ ਨੌਰੰਗ ਨੇ ਹੇਰੀਆ'। 

ਸਭਾ ਕੋ ਦਿਖਾਏ ਬਰਤਾਏ ਭਾਏ' ਸਬਿ ਹੀ ਕੋ, 
ਤੱਜਬ ਰਹਾਏ ਬਾਤ ਕਾਜੀ ਪਾਜੀ' ਟੇਰੀਆ। 
ਨਾਨਕ ਜੀ ਇਨ ਕੇਰੇ ਭਏ ਜੋ ਬਡੇਰੇ, 

ਫਿਰੇ ਮੁਲਕ ਬਥੇਰੇ ਸੀਖੇ ਜਾਦੂ ਬਹੁਤੇਰੀਆ। 
ਜਾਇ ਉਨ ਮੱਕੇ ਹੱਕੇ ਬੱਕੇ ਥਾ ਖਲੱਕੇ ਕੀਨ', 
ਫੇਰੇ ਦਿਲ ਲੋਗਨ ਕੇ ਕਾਬਾ ਕਹੈਂ ਫੇਰੀਆ 
॥੧੧੮॥ 

ਕੈਹੈਂ ਹਮ ਕਸਮ ਖਾਰਸਮ ਇਨੈ ਹੈ ਐਹੈ', 
ਬਿਸਮ ਕਰਿਸਮ ਤਲਿਸਮ ਕਰਾਨ ਕੀ'। 


ਇਸੀ ਤੌਰ ਹਿੰਦੂ ਇਨੈ ਗੌਰ' ਹੈਂ ਮੁਰੀਦ ਕੀਏ, 
ਔਰ ਬਹੁ ਭਾਂਤਿ ਹੈਂ ਸੁਨਾਤ ਬਾਤ ਗਜਾਨ ਕੀ। 
ਪਠੀਏ ਪੋਸ਼ਾਕ ਅਬੀ ਕਹਿਰ ਜ਼ਹਿਰ ਪਗੀ', 
ਪਹਿਰ ਨ ਜੀਵੈ ਪਹਿਰ ਲਹਿਰ ਪਛਾਨ ਕੀ'। 


ਸੋਈ ਕੀਨ ਸ਼ਾਹਿ ਪਠ ਦੀਨ ਹੈ ਪੁਸ਼ਾਕ ਵਾਹਿ, 
ਗੁਰੂ ਧਾਰ ਲੀਨ ਜਾਂਹਿ ਨਾਂਹਿ ਕੁਛ ਹਾਨ ਕੀ' 
॥੧੧੯॥ 

ਕਰਾਮਾਤ ਚਾਰ' ਬਖਯਾਤ ਪੇਖਿ ਸ਼ਾਹਿ ਪੁਨ, 
ਮੁਲਾਕਾਤ ਹੇਤ ਗੁਰੂ ਸੁਤ ਕੋ ਬੁਲਾਯੋ ਹੈ। 

ਪਾਲਕੀ ਪਠਾਈ ਉਮਰਾਵ ਦੈ ਸੰਗਾਈ', 

ਦਿਲ ਕਪਟ ਰਖਾਈ ਨਾ ਕਹਾਰ' ਕੋ ਪਠਾਯੋਂ ਹੈ। 


791 
'ਕਰਾਮਾਤ ਦੇਖ ਕੇ। ?ਉਸੇ ਥਾਂ। 


'ਜਦੋਂ (ਢੱਕਣ) ਖੁਲਵਾਇਆ। 'ਫੁੱਲਾਂ ਦਾ ਢੇਰ। “ਠੀਕ, 
ਨਿਸਚੇ ਕਰਕੇ। 


'ਅਦਬ ਨਾਲ (ਨਮਸਕਾਰ) ਕਰਕੇ। “ਬਾਦਸ਼ਾਹ ਕੋਲ (ਚਹੀ) 
ਦਿਖਾਉਣ ਵਾਸਤੇ। 

'ਫੁੱਲ। 

'ਨਵੀਂ ਸੁਗੰਧੀ ਸਹਿਤ ਭਾਵ ਤਾਜ਼ੇ ਫੁੱਲ ਨੁਰੰਗੇ ਨੇ ਦੇਖੇ। 

'ਚੰਗੇ ਲੱਗੇ। 

'ਝੂਠੇ ਕਾਜੀ ਨੇ। “ਕਹੀ। 


'ਖਲਕਤ ਨੂੰ ਬਹੁਤ ਹੈਰਾਨ ਕਰ ਦਿੱਤਾ ਸੀ। 


'ਇਨ੍ਹਾਂ ਦੀ ਇਹਰੀਤੀ ਹੈ। 

'(ਬਿਸਮ) ਹੈਰਾਨ ਕਰਨ ਵਾਲਾ (ਤਲਿਸਮ) ਜਾਦੂ ਦਾ 
(ਕਰਿਸਮ) ਚਮਤਕਾਰ ਹੈ। 

'ਬਹੁਤੇ। 


'ਸਖ਼ਤ ਜ਼ਹਿਰ ਵਿਚਰੰਗੀ ਹੋਈ। 

(ਇਸ ਨੂੰ) ਪਹਿਨ ਕੇ (ਇਕ) ਪਹਿਰ ਵੀ ਨਹੀਂ ਜਿਉਣਗੇ 
(ਇਹ ਪੁਸ਼ਾਕ) (ਲਹਿਰ) ਅੱਗ ਦਾ ਭਬੂਕਾ ਪਛਾਣੀ ਹੈ। 

'ਜਿਸ (ਪੁਸ਼ਾਕ) ਨੇ ਕੋਈ ਨੁਕਸਾਨ ਨਹੀਂ ਕੀਤਾ। 

'ਗਿਣਤੀ 'ਚ ਉਪ੍ਰੋਕਤ ਚਾਰ ਕਰਾਮਾਤਾਂ। 


'ਨਾਲ ਦੇ ਕੇ। 
'ਪਾਲਕੀ ਚੁੱਕਣ ਵਾਲੇ। 





792 


ਰਾਮਰਾਇ ਧਯਾਇ ਗੁਰੈਂ ਸਤਿਨਾਮ ਗਾਇ, 
ਮਧ ਪਾਲਕੀ ਥਿਰਾਇ' ਨਭ ਮਾਰਗ? ਚਲਾਯੋ ਹੈ। 
ਬਿਨ ਹੀ ਕਹਾਰਨ ਨਿਹਾਰ ਨਰ ਨਾਰਿਨ 
ਬਜਾਰਨ ਅਗਾਰਨ ਮੈਂ! ਚਰਚਾ ਚਲਾਯੋ ਹੈ 
॥੧੨੦॥ 

ਸੀ ਗੁਰੂ ਨਾਨਕ ਕੀ ਗਾਦੀਪਤਿ ਕੋ ਸਪੂਤ, 
ਨੌਰੰਗ ਬੁਲਾਯੋ ਜਾਂਹਿ ਨੌਰੰਗ' ਦਿਖਾਯੋ ਹੈ। 

ਬੁਜੋ' ਖਾਇ ਜਿੰਦਾ ਕੀਨ ਖਾਣਾ ਫੂਲ ਕਰਿ ਦੀਨ, 
ਜਾਮਾ ਜ਼ਹਿਰ ਪਹਿਰ ਲੀਨ ਕੂਪ ਪੈ ਥਿਰਾਯੋ ਹੈ'। 
ਪੇਖੋ ਅਬਿ ਪਾਲਕੀ ਸ੍ਰਾਰ ਜਾਤ ਨਿਰਾਧਾਰ' 
ਸਹੀ! ਕਰਤਾਰ ਅਵਤਾਰ ਯਹੀ ਆਯੋ ਹੈ। 

ਸੁੰਦੂ ਸਰੂਪ ਹੈ ਅਨੂਪ ਕਾਮ ਭੂਪ ਖੂਪ', 


੨੩੩ 


ਬਨ ਹੈਂ ਮੁਰੀਦ ਹਮੈ ਗੁਰੂ ਏਹੀ ਭਾਯੋ ਹੈ 
॥੧੨੧॥ 
ਸ਼ਾਹਿ ਕੀ ਕਚਹਿਰੀ ਮਾਂਹਿੰ ਯਾਹਿ ਬਿਧਿ ਗਏ, ਤੌ 


ਆਲਮਗੀਰ' ਉਠ ਕੈ ਬਗਲ-ਗੀਰ ਹੈਂ ਭਏ?। 
ਔਰ ਏਕ ਬਧਕੇ' ਬਿਸਿਦਕੇ? ਨੇ ਕੀਨ ਬਾਤ, 
ਤੇਜ ਕਾਂਟੇ ਸਾਰ ਕੇ ਖਿਲਾਰ ਪਟ ਸੌਂ ਛਏ'। 
ਤਾਂ ਪਰ ਬਿਠਏ ਕਾਂਟੇ ਫੂਲ ਭਏ ਤੂਲ ਸਮ', 
ਪੇਖਿ ਹੈਂ ਹਿਰਾਨ ਸਬਿ ਨੇ ਪਛਾਨ ਹੈ ਲਏ। 
ਠੀਕ ਕਰਾਮਾਤੀ ਬਖਯਾਤੀ ਗੁਰੂ ਨਾਤੀ' ਏਹੂ, 


॥੧੨੨॥ 
ਤਾਂਹੀ ਸਮੇ ਕਾਜੀ ਹਾਜੀ ਉਮਰ ਦਰਾਜੀ' ਏਕ, 
ਆਯੋ ਕਾਰ ਸਾਜੀ ਕੋ ਨਿਵਾਜੀ ਸ਼ਾਹਿ ਤਾਕ' ਹੈ। 


ਦੀਨੇ ਫਲ ਮਕੇ ਐ ਮਦੀਨੇ ਕੇ ਨਵੀਨੇ ਪੀਨੇ', 
ਤੋਫੇ ਸ਼ਾਹਿ ਜੀ ਨੇ ਚੀਨੇ ਪਰਸ਼ਾਦ ਪਾਕ ਹੈ'। 
ਸ਼ਾਹਿ ਨੇ ਦਿਖਾਇ ਰਾਮਰਾਇ ਕੋ ਸੁਨਾਇ ਕਹਜੋ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਵਿੱਚ ਬੈਠ ਕੇ। “ਅਕਾਸ਼ ਦੇਰਸਤੇ। 


'ਘਰਾਂ ਵਿਚ। 


!੨੪ (ਕਰਾਮਾਤਾਂ ਦਾ) ਨਵਾਂਰੰਗ। 
'ਬੱਕਰਾ। 

'ਖੂਹ ਉੱਪਰ ਬੈਠ ਗਿਆ ਹੈ। 
ਆਸਰੇ (ਭਾਵ ਕਹਾਰਾਂ) ਤੋਂ ਬਿਨਾਂ। 
'ਠੀਕ, ਅਸਲੀ। 
'ਕਾਮਦੇਵ ਤੋਂ ਵੀ ਚੰਗਾਰਾਜਾ ਹੈ। 


।ਔਰੰਗਜ਼ੇਬ ਨੇ। “ਜੱਫੀ ਪਾ ਲਈ। 

'ਵਧੀਕੀ ਦੀ। “ਬੇਸਿਦਕੇ (ਨਰੰਗੇ) ਨੇ। 

'ਲੋਹੇ ਦੇ ਤਿੱਖੇ ਕੰਡੇ ਖਿਲਾਰ ਕੇ ਕੱਪੜੇ ਨਾਲ ਢੱਕ ਦਿੱਤੇ। 
'ਰੂੰ ਵਾਂਗ (ਨਰਮ)। 


'ਇਹ ਸ੍ਰੀ ਗੁਰੂ (ਹਰਿ ਗੋਬਿੰਦ ਸਾਹਿਬ ਜੀ। ਦੇ (ਨਾਤੀ) 
ਪੜਪੋਤ੍ਹੇ ਹਨ। 


'ਲੋਬੀ ਉਮਰ ਦੇ। 

(ਜਿਹੜਾ) ਸਾਜ਼ਸ਼ ਕਰਨ ਆਇਆ ਸੀ (ਉਸ ਨੂੰ) ਬਾਦਸ਼ਾਹ 
ਨੇ (ਤਾਕ) ਦੇਖ ਕੇ ਵਡਿਆਇਆ। (ਮਾਣ ਆਦਰ ਕੀਤਾ)। 
'ਤਾਜ਼ੇ ਤੇ ਮੋਟੇ ਫਲ। 


'ਸ਼ਾਹ ਨੇ (ਉਹ ਫਲ) ਪਵਿੱਤਰ ਪ੍ਰਸ਼ਾਦ ਜਾਣੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਐਸੇ ਫਲ ਆਪ ਭੀ ਮੰਗਾਇ ਲਯਾਇ ਸਾਕ ਹੈਂ”। 
ਕਹਸੋ ਇਨੈ ਕਾਂਹਿ' ਗੁਰੁ ਘਰ ਮੈ ਪ੍ਰਵਾਹਿ ਨਾਹਿਂ, 
ਪਾਸ ਹੀ ਤੈ ਦਏ ਖਾਸ' ਵੈਸ ਹੀ? ਝਟਾਕ ਹੈ: 
॥੧੨੩॥ 

ਇਤਯਾਦਿ ਕਰਾਮਾਤ ਭਾਂਤਿ ਬਹੁ ਬਖਯਾਤ ਪੇਖਿ, 
ਪਾਤਸ਼ਾਹਿ ਚਾਹਿ ਗਹੇ' ਕਦਮ£ ਇਨ੍ਹਾਹਿਂ ਕੇ। 
ਹਾਥ ਜੋਰਿ ਕਹਯੋ ਸਾਫ ਕੀਜੀਏ ਗੁਨਹਿ ਮਾਫ, 
ਕਰਵਾਏ ਮੈ ਖਿਲਾਫ਼ ਕਾਮ ਜੋ ਤੁਮਾਹਿੰ ਕੇ। 
ਮਜ਼ਹਬ ਕੇ ਪੱਖ ਕਰਿ ਮਤਸਰ' ਉਰਿ ਧਰਿ, 

ਆਪ ਸੰਗਿ ਛਰ ਵਰ' ਕੀਨੇ ਬਹੁ ਚਾਹਿ ਕੇ”। 
ਪੂਰਨ ਫਕੀਰ ਪੀਰ ਰੋਸ਼ਨ ਜ਼ਮੀਰ' ਆਪ, 

ਐਨ' ਹੀ ਖੁਦਾਇ, ਕੈ? ਪਿਗੰਬਰ ਹੋ ਤਾਂਹਿ ਕੇ 
॥੧੨੪॥ 

ਲੀਨ ਮੈ ਪਰਖ ਬੀਨ' ਫਰਕ ਬਿਹੀਨ ਅਬਿ, 
ਦੀਨ ਜੋ ਦਿਦਾਰ ਆਪ ਕੀਨ ਮੋ ਨਿਹਾਲ ਹੈ। 


ਚਾਹਿਵ ਥਾ ਜੈਸ ਮੈਂ ਮੁਸਾਹਿਬ' ਪਠਾਯੋ ਤੈਸ, 
ਸਾਹਿਬ ਨੈ ਲਾਹਿ ਬਡ ਦੀਨ ਮੋਹਿ ਪਾਲ ਹੈ'। 


ਪਾਵਨ' ਕਰੀਜੋ ਅਬ ਈਹਾਂ ਹੀ ਰਹੀਜੋ ਆਪ, 
ਲੀਜੋ ਮਨ ਚਾਹਿ ਮੋਹਿ ਸੇਵਕ ਨਿਹਾਲ ਹੈ'। 
ਤਾਂਹਿ ਰੋਜ ਹੂੰ ਤੇ ਰੋਜ਼ ਸ਼ਾਹਿ ਕਾ ਸਰੋਜ ਦਿਲ, 
ਖਿਲ ਹਿਲਮਿਲ ਗਯੋ' ਗੁਰੂ ਸੁਤ ਨਾਲ 
॥੧੨੫॥ 

ਰਾਮਰਾਇ ਜੀ ਨੈ ਭੀ ਬਜੀਰਨ ਅਮੀਰਨ ਕੋ, 
ਬਾਤੈਂ ਕਰਾਮਾਤੈਂ ਸੈਂ ਬਖਯਾਤੈਂ ਅਪਨਾ ਲਯੋ। 
ਮਤਨ ਤਮਾਮ ਪੈ ਇਮਾਮ' ਨਿਜ ਮਤ ਥਾਪ, 
ਪ੍ਰਤਾਪ ਨਿਜ ਸੈਂ ਪੁਤਾਪ ਹਾਸਦੈਂ ਦਯੋ'। 
ਲਾਖੋਂ ਹੀ ਮੁਰੀਦ ਭਏ ਬਿੱਤ' ਬਹੁ ਭਾਂਤਿ ਅਏ, 
ਫਲ ਇੱਛ ਪਾਤ ਭਏ' ਸਾਮ ਗੁਰੁ ਜੋ ਅਯੋ। 


793 


'ਲਿਆ ਸਕਦੇ ਹੋ। 

ਇਨ੍ਹਾਂ (ਵਰਗੀ) ਕਿਸੇ ਚੀਜ਼ ਦੀ ਵੀ। 

ਆਪ (ਰਾਮਰਾਇ ਜੀ ਨੇ)। “ਉਹੋ ਜਿਹੇ ਹੀ (ਫਲ)। “ਬਹੁਤ 
ਛੇਤੀ, ਭਾਵ ਉਸੇ ਵੇਲੇ। 


'ਸ਼ੌਕ ਨਾਲ ਫੜੇ। “ਚਰਨ। 


'ਈਰਖਾ। 

'ਛਲ ਵਲ। ਇੱਛਾ ਕਰ ਕੇ ਭਾਵ ਜਾਣ ਬੁੱਝ ਕੇ। 
ਪ੍ਰਕਾਸ਼ ਵਾਲੀ ਆਤਮਾ ਵਾਲੇ। 

'ਠੀਕ, ਅਸਲੀ। “ਜਾਂ। 


'ਦੇਖ ਕੇ। 


'ਸੁਹਬਤ ਵਿੱਚ ਰਹਿਣ ਵਾਲਾ, ਸਾਥੀ ਪਾਰਖਦ (&.1).('.)। 


'ਸਾਹਿਬ (ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਮੇਰਾ ਵੱਡਾ 
(ਭਰਮ ਦਾ) (ਪਾਲ) ਪੜਦਾ ਲਾਹ ਦਿੱਤਾ ਹੈ। 

'ਪਵਿੱਤ੍ਰ। 

'ਦੇਖ ਕੇ ਭਾਵ ਜਾਣ ਕੇ। 


(ਰੋਜ਼) ਗਮਗੀਨ ਬਾਦਸ਼ਾਹ ਦਾ ਦਿਲ (ਕੰਜ) ਕੰਵਲ (ਵਾਂਗ) 
ਖਿੜ ਕੇ (ਹਿਲਮਿਲ) ਪਰਚ ਗਿਆ। 


'ਵੱਡਾ। 

'ਧਨ। 

'(ਮਨ ਦੀ) ਇੱਛਾ (ਅਨੁਸਾਰ) ਫਲ ਪਾਏ। “ਜੋ (ਵੀ) ਗੁਰਾਂ 
(ਦੇ ਸਪੁੱਤਰ) ਦੀ (ਸਾਮ) ਸ਼ਰਨ ਵਿੱਚ ਆਇਆ। 





794 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਸੁਤ ਪਾਸ ਭੀਰ ਰੈਹੈ ਪਰਯੋ ਹੀ ਬਹੀਰ, 

ਰੰਕ ਔ ਅਮੀਰ ਆਵੈ ਜਾਵੈ ਜਸ ਹੈ ਛਯੋ' 

॥੧੨੬॥ 

ਮੇਘ ਸੰਘ ਮੋਰ ਕੀ ਚਕੋਰ ਕੀ ਸਸੀ ਸੈਂ”, 

ਬਿੱਤ ਚੋਰ ਕੀ ਪ੍ਰੀਤਿ ਤਿਮ ਸ਼ਾਹਿ ਇਨ ਸੈਂ ਕਰੈਂ। 

ਬਹੁ ਬਾਤ ਪ੍ਰਤਾਵੈਂ ਐ ਰਹਾਵੈਂ ਮੋਦ ਸੈਂ ਭਰੈਂ। 

ਬਿਬਿਧ ਬਿਸੇਸ ਤੋਫੇ' ਆਵੈਂ ਦੇਸ ਦੇਸ ਤੈ ਜੋ, ਅਨੇਕ ਤਰ੍ਹਾਂ ਦੇ ਖ਼ਾਸ ਤੁਹਫ਼ੇ (ਸੁਗਾਤਾਂ)। 
ਇਨ ਪੈ ਪਠਾਵੈ ਐ ਕਮਾਵੈ ਸੇਵ ਸੈਂ ਤਰ੍ਹੈ। 

ਸੈਲ ਕੋ' ਸਿਧਾਰੈ ਤੌ ਸੰਗਾਰੈ ਲੈ ਪਧਾਰੈ, 

ਬਾਤ ਬਾਤ ਮੈ ਨਿਹਾਰੈ ਕਰਾਮਾਤ ਭਾਂਤਿ ਸੈਂ ਵਰੈ' 


॥੧੨੭॥ 

ਜੇਤੋ ਰੋਜ ਨੌਰੰਗ ਨੇ ਕਰਨਾ ਹੈ ਕਾਂਮ ਤੇਤੋ, 

ਏਕ ਰੋਜ ਪਹਿਲੇ ਹੀ ਗੁਰੁ ਲਿਖ ਦੇਵ ਹੈ। 

ਦੁਤੀ ਦਿਨ ਪੇਖੇ ਜਬਿ ਲੇਖੇ' ਸਬਿ ਸਾਚ ਲਿਖ੍ਯੋ, 


ਤੱਜਬ' ਰਹਾਇ ਗਾਇ ਗੱਜਬ ਕਰੇਵ ਹੈਂ”। ਹੈਰਾਨ। “ਕਹਿੰਦਾ ਹੈ (ਗਜ਼ਬ) ਅਚਰਜ (ਗੱਲਾਂ) ਕਰਦੇ 
ਹਨ। 

ਬੇਗਮੋਂ ਕੇ ਨਾਮ ਰੂਪ ਚਿੰਨਯ' ਰਾਤ ਹੂੰ ਕੀ ਬਾਤ, _ 'ਨਿਸ਼ਾਨ। 

ਬਖਯਾਤ ਪੂਛੇ ਸੇ ਬਤਾਵੈਂ ਸਬਿ ਭੇਵ ਹੈਂ। 

ਜੇਤਕ ਜ੍ਹਾਹਰ ਖਜਾਨੇ ਗੋਪ ਜਾਹਰ' ਥੇ, 'ਗੁਪਤ ਤੇ ਪੁਗਟ। 

ਸਬਿ ਹੀ ਬਤਾਏ ਪਾਏ ਤੇ ਸੁਨਾਏ ਜੇਵ ਹੈਂ! 'ਜਿਵੇਂ ਸੁਣਾਏ ਸਨ ਤਿਵੇਂ ਹੀ ਪਾਏ (ਦੇਖੇ)। 

॥੧੨੮॥ 

ਹਾਰ ਝਖ ਮਾਰ ਰੈਹੈ ਝਖ' ਹੋਰ ਆਇ ਨਾ। 'ਮੱਛੀ। 

ਜੈਹੈ ਜੌ ਸ਼ਿਕਾਰੈਂ ਮਾਰੈਂ ਤੇਤੇ ਮਿਰਗ ਜੇਤੇ ਕੈਹੈ, 

ਜਯਾਦੇ ਕਮ ਨੈ ਹੈਂ ਪੈ ਹੈਂ ਜੈ ਹੈ ਬਲ ਕਾਇ ਨਾ'। _ 'ਕਿਸੇ ਦਾ ਜ਼ੋਰ ਨਹੀਂ ਚਲਦਾ। 

ਨਿੰਦਕ ਗੁਰੂ ਕਾ ਕੀਨ ਗੂੰਗਾ ਉਲਮਾਉ ਪੀਨ', __'ਵੱਡਾ ਵਿਦਵਾਨ। 

ਜਮਨਾ ਪੈ ਚਲੇ ਚੀਨ' ਭੀਗਯੋ ਜਰਾ ਪਾਇ ਨਾ। 

ਬਾਦਸ਼ਾਹਿ ਬੇਗਮ ਬਜੀਰ ਬਾਜ ਕੇਰੋ, 

ਦੀਨ ਜਨਮ ਦਿਖਾਇ ਹੁਤੇ ਪਿਛਲੇ ਜੋ ਸਾਇਨਾ' 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੧੨੯॥ 

ਫਲ ਮੰਗਵਾਏ ਭਲ ਭਿਸਤ ਕੇ ਖਾਏ, 

ਬਲ ਗੁਨ ਅਜ਼ਮਾਏ ਨਿਗਮਾਗਮ ਜੋ ਗਾਏ ਹੈੱ”। 
ਦੀਪ-ਸੰਗਲਾ ਤੈ ਪਦਮਨੀ ਤੇਜ ਗੰਧਿ ਸਨੀ', 
ਦਈ ਮੰਗਵਾਇ ਗਈ ਫੇਰ ਨਿਜ ਥਾਏ ਹੈਂ। 
ਮਹਾ ਮਰੀ' ਪਰੀ ਦਫਾ ਕਰੀ ਚਰਨੋਦਕ ਦੈ”, 
ਕਾਲ ਮੈ ਬਿਸਾਲ ਮੇਂਹ ਸਾਲ ਬਰਸਾਏ ਹੈਂ”। 
ਚਰ ਥਿਰ ਥਿਰ ਚਰ ਕਰਿ ਦਿਖਰਾਏ ਭਰੇ', 


ਸ਼ੇਰਨ ਕੋ_ਘਾਸ, 
॥੧੩੦॥ 

ਏਕ ਰੋਜ ਸ਼ਾਹਿ ਪਾਹਿ ਉਲਮਾਇ ਮਿਲੇ ਬਹੁ, 
ਮਤਨ ਕੀ' ਬਾਤ ਭਾਂਤਿ ਅਨਿਕ ਚਲਾਏ ਹੈਂ। 
ਬੂਝਯੋ ਰਾਮਰਾਇ ਕੋ ਤੁਮਾਰੇ ਗੁਰੂ ਨਾਨਕ ਜੀ, 
ਭਏ ਜੋ ਫਕੀਰ ਪੀਰ ਪੂਰਨ ਸੁਭਾਇ' ਹੈਂ। 


ਦਾਨੇ ਬਾਜਨ ਚੁਗਾਏ ਹੈੱ 


ਚੌਦਾਂ ਲੋਕ ਤਬਕ' ਹੈਂ ਹਿੰਦੂ ਤੁਰਕ ਸਬਿ ਕਹੈਂ, 
ਨਾਨਕ ਜੀ ਅਬਿ ਕਹੈਂ ਲਾਖਨ ਲੋਕਾਇ ਹੈਂ”। 
ਤਾਂ ਪੈ ਸਸਿ' ਸੂਰ? ਤਾਰੇ ਬੇਸ਼ੁਮਾਰੇ ਹੈਂ ਉਚਾਰੇ, 
ਉਨ ਹੀ ਕੇ ਤੁਮ ਬਾਰੇ' ਦੀਜੀਏ ਦਿਖਾਇ ਹੈ 


॥੧੨੧॥ 

ਰਾਮਰਾਇ ਨਿਜ ਛਰੀ ਉਨ ਪੈ ਛੁਹਾਇ ਭਰੀ, 
ਦਿੱਬ ਦ੍ਰਿਸ਼ਟਿ' ਕਰੀ ਖਰੀ ਦਏ ਦਿਖਰਾਇ ਹੈਂ। 
ਨਭ ਮੈਂ ਅਨੇਕ ਸਸਿ ਸੂਰ ਤਾਰੇ ਭਾਰੇ ਭੂਰ, 

ਦੇਖ ਕੈ ਗਰੂਰ' ਦੂਰ ਭਯੋ ਸਬਿ ਕਾਇ ਹੈ। 

ਗੁਰੂ ਕੇ ਸੁਪੁੱਤੂ ਦਿਖਾਈ ਅਲਵੱਤ੍ਰ', 

ਕਰਾਮਤ ਬਹੱਤ੍ਰ ਤੱਤ ਬਹੁ ਭਾਇ ਹੈਂ”। 

ਜੋਊ ਹੇਰ ਮੀਰ' ਔਰ ਵਜੀਰ ਤੇ ਅਮੀਰ ਪੀਰ, 
ਕਾਜੀ ਉਲਮਾਇ ਭਏ ਖਾਦਮ ਮਹਾਇ' ਹੈਂ 
॥੧੩੨॥ 


795 


'ਵੇਦਾਂ ਤੇ ਸ਼ਾਸਤ੍ਰਾਂ ਨੇ ਜੋ ਕਹੇ ਹਨ। 
'ਤੇਜ ਸੁਗੰਧੀ ਵਾਲੀ। 


ਹੈਜ਼ਾ, ਡਾਲ। “ਚਰਨਾਂ ਦਾ ਜਲ ਦੇ ਕੇ ਦੂਰ ਕੀਤੀ। 

'ਕਾਲ (ਕਹਤ) ਦੇ ਸਾਲ ਵਿੱਚ ਬਹੁਤਾ ਮੀਂਹ ਵਰ੍ਹਾਇਆ। 
'(ਚਰ) ਫਿਰਨ ਵਾਲੇ (ਪਸ਼ੂ ਪੰਛੀ ਆਦਿ) ਖੜੇ ਕਰ ਦਿੱਤੇ 
(ਅਤੇ) ਖੜੇ ਰਹਿਣ ਵਾਲੇ (ਪਹਾੜ ਬ੍ਰਿੱਛ ਆਦਿ) (ਭਰੇ) ਚੰਗੀ 
ਤਰ੍ਹਾਂ ਚਲਾ ਕੇ ਦਿਖਾ ਦਿੱਤੇ। 


'ਮਜ਼ਹਬਾਂ ਦੀ। 


'(ਚੰਗੇ) ਸੁਭਾਵ ਵਾਲੇ। 
'ਲੋਕ। 
ਲੱਖਾਂ ਹੀ ਲੋਕ ਹਨ। 
'ਚੰਦ। “ਸੂਰਜ। 
ਬੱਚੇ, ਸਪੁੱਤਰ। 


ਦੇਵ ਦ੍ਰਿਸ਼ਟੀ, ਜਿਸ ਨਾਲ ਸਾਰੇ ਗੁਪਤ ਥਾਂ ਦਿਸ ਪੈਣ। 


'ਹੌਕਾਰ। 

ਬਿਨਾ ਸੰਸੇ ਤੋਂ। 

'ਓਥੇ ਬਹੁਤ ਤਰ੍ਹਾਂ ਦੀਆਂ। 
'ਬਾਦਸ਼ਾਹ। 

'ਵੱਡੇ ਸੇਵਕ। 





796 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਹਰਾ: 
ਐਸੀ ਬਹੁਧਾ' ਅਜ਼ਮਤੈਂ, 'ਬਹੁਤ ਤਰ੍ਹਾਂ ਦੀਆਂ। 

ਗੁਰ ਸੁਤ ਕੀ ਜਨ ਪੇਖ। 

ਹਾਸਦ' ਤੇ ਨਾਦਮ” ਭਏ, 'ਚੁਗਲ, ਈਰਖਾਲੂ। “ਸ਼ਰਮਿੰਦੇ। 
ਸਾਦਕ ਖਾਦਮ ਨੇਕ' ॥ ੧੩੩ ॥ 'ਸਿਦਕ ਵਾਲੇ ਚੰਗੇ ਸੇਵਕ ਹੋ ਗਏ। 
ਸੈਯਾ ਛੰਦ: 

ਇਮ ਨੌਰੰਗ ਕੌ ਨੌਰੰਗ ਨੌ ਢੰਗ, 'ਨਵਾਂਰੰਗ ਨਵੇਂ ਢੰਗ ਨਾਲ। 
ਰਾਮਰਾਇ ਜਬ ਦੀਨ ਚਢਾਇ। 

ਜੁਲਮ ਅਤੁਲਮ' ਕਰਨ ਤੈ ਬਰਜਾ, 'ਬਹੁਤੇ। 
ਕਰਾਮਾਤ ਬਹੁ ਭਾਂਤਿ ਦਿਖਾਇ। 

ਰਾਖਜੋ ਗੁਰ ਸੁਤ ਕੋ ਨਿਜ ਢਿਗ ਉਨਿ, 

ਸੇਵਾ ਸੰਗਤਿ ਕਰੇ ਮਹਾਂਇ। 

ਛੋਡਿ ਸਪਰਧਾ' ਸ਼ਰਧਾ ਸਹਿ ਨਿਤ, 'ਈਰਖਾ। 

ਬਾਨੀ ਗੁਰ ਕੀ ਸੁਨੈ ਸੁਹਾਇ ॥ ੧੩੪॥ 

ਅਤਿ ਆਨੰਦ ਹਿੰਦੁ ਕੋ! ਹੋਵਾ, ਹਿੰਦੂਆਂ ਨੂੰ। 


ਘਰ ਘਰ ਗੁਰੁ ਜਸ ਰਟੈਂੱ! ਅਪਾਰ। 'ਉਚਾਰਦੇ ਹਨ। 

ਸਹਿ ਨਹਿ ਸਕੇ ਮਤਸਰੀ' ਕਾਜੀ, ।ਈਰਖਾਲੂ। 

ਪਾਜੀ' ਬਾਜੀ? ਚਹੈਂ ਬਿਗਾਰ। 'ਝੂਠੇ। “ਖੇਲ। 

ਸਫਾ ਸੁੱਧ ਗੁਰੁ ਸੋਧ ਵਿਖੇ, 

ਚਹਿੰ ਛਿੱਦੂ ਛੁੱਦੂ ਚੀਟੀ ਜੈਸ'। 'ਸਾਫ਼ ਸੁਥਰੇ ਗੁਰੂ ਘਰ (ਰੂਪ ਮੰਦਰ) ਵਿੱਚ (ਛੁੱਦ੍) ਤੁੱਛ ਜਿਹੀ 


ਕੀੜੀ ਵਾਂਗ (ਛਿੱਦ੍ ) ਸੁਰਾਖ (ਲੱਭਣਾ) ਚਾਹੁੰਦੇ ਹਨ। 
ਕਹਿ ਕਰ ਬਾਤ ਸ਼ਰ੍ਹਾ ਕੀ ਕੇਤੀ, 
ਇਕ ਦਿਨ ਸ਼ਾਹਿ ਸਿਖਾਯੋਂ ਐਸ ॥ ੧੩੫॥ 
ਨਾਨਕ ਪੀਰ ਹਸਦ' ਕਰਿ ਭਾਰੀ, 
ਨਿਜ ਕਲਾਮ' ਇਮ ਕੀਨ ਉਚਾਰ। 
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮੁ ਆਰ ॥ 
ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ ॥ 
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ_'ਇਹ ਤਿੰਨੇ ਤੁਕਾਂ ਆਸਾ ਦੀ ਵਾਰ ਦੇ ਛੇਵੇਂ ਸਲੋਕ ਵਿੱਚ 
ਅੰਗਿਆਰ' ॥ ਮਹਲਾ ੧. ਪੰਨਾ ੪੬੬ 'ਤੇ ਹਨ। 


ਸੁਨਿ ਪਤਿਸ਼ਾਹਿ ਕਾਜੀਓ ਸੈਂ ਤਬਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 797 


ਰਾਮਰਾਇ ਤੈ ਬੂਝਯੋ ਐਸ ਵਿਚਾਰ। 

ਬਾਦਸ਼ਾਹਿ ਕੋ ਖੁਸ਼ੀ ਰਖਨ ਹਿਤ, 

ਕੀਨ ਲਿਹਾਜ ਉਚਾਰਯੋ ਐਸ। 

ਮਿੱਟੀ ਮੁਸਲਮਾਨ ਕੀ ਜਾਗਾ, 

ਬੇਈਮਾਨ ਕੀ ਭਾਖੀ ਹੈਸ' ॥ ੧੨੬॥ (ਗੁਰੂ ਨਾਨਕ ਦੇਵ ਜੀ ਨੇ) ਆਖੀ ਸੀ। 
ਬਾਦ' ਬਿਬਾਦ? ਸ਼ਾਹਿ ਨਹਿ ਕੀਨਾ, 'ਚਰਚਾ। ?“ਝਗੜਾ। 

ਲੀਨਾ ਮਾਨ ਕਹਯੋ ਇਨ ਜੈਸ। 

ਪੈ ਯਹਿ ਬਾਤ ਬਿਪੂਜੇ' ਸੁਨਿ ਗੁਰੁ, 'ਉਲਟੀ। 

ਕੋਪ ਹੋਇ ਪਠਯੋ ਲਿਖ ਐਸ। 

ਤੁਰੇਸ੍ਰ ਕੀ ਖੁਸ਼ੀ ਹੇਤ ਤੁਮ, 

ਕਰੀ ਬੇਅਦਬੀ ਗੁਰੁ ਘਰ ਕੇਰ। 

ਸਰਬ ਸ਼ਕਤਿ ਮਤ' ਸਰਬਗ? ਈਸ਼ਰ, ਸਾਰੀਆਂ ਸ਼ਕਤੀਆਂ ਵਾਲੇ। “ਸਾਰਿਆਂ ਦੇ ਜਾਣੂ। 
ਗੁਰੁ ਨਾਨਕ ਜੀ ਭਏ ਬਧੇਰ ॥ ੧੨੭॥ 

ਬੇਮੁਖ ਭਯੋ ਅਸ਼ਰਧਕ ਤੂੰ ਬਡ, 

ਉਨ ਕਾ ਬਚਨ ਜੁ ਦਿਯ ਪਲਟਾਇ। 


ਹਮੇ ਤੋ ਥੇ ਤੇਰੀ ਰਸਨਾ ਪਰ, 
ਜੋ ਕਹਤੋਂ ਬਨ ਜਾਤੋ ਸਾਇ'। 
ਕਰਾਮਾਤ ਬਾਹੱਤਰ ਦੀਨੀ, ਨਿਸਚਾ ਭਯੋ ਨ ਅਜੇ 


ਤੁਮਾਰ। 

ਜੇ ਚਹਿਤੋ ਤੂੰ ਤੁਰਕਨ ਕਬਰੇਂ, 

ਜਲਦੀ ਦੇਤੋ ਸਬੀ ਦਿਖਾਰ ॥ ੧੩੮ ॥ 
ਅਬ ਥੇ ਸਿਦਕੇ ਭਯੋ ਤੂੰ ਗੁਰ ਤੈ, 

ਹਮ ਕੋ ਮੁਖ ਨ ਦਿਖੱਈਓ ਆਇ। 
ਬਖਸ਼ ਦਈ ਜੋ ਸ਼ਕਤੀ ਤੁਮ ਕੋ, 

ਸੋ ਹਮ ਲੇਤ ਨਹੀ ਉਲਟਾਇ'। 

ਗੁਰੁ ਹਰਿਰਾਇ ਕੇਰ ਇਹੋ ਲਿਖ੍ਯੋ, 
ਰਾਮਰਾਇ ਪਢਿ ਹੋਇ ਉਦਾਸ। 

ਜਜੋਂ ਤਯੋਂ ਬਿਦਾ ਸ਼ਾਹਿ ਤੈ ਲੈ ਕੈ, 
ਆਯੋ ਕੀਰਤ ਪੁਰ ਉਰਿ ਤ੍ਰਾਸ' ॥ ੧੩੯ ॥ 
ਗੁਰ ਕੇ ਦਰ ਪਰ ਖਰਾ ਹੋਇ ਕਰਿ, 





798 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਬਰ ਪਠੀ ਅੰਦਰ ਗੁਰ ਪਾਸ। 

ਕਹਸੋ ਗੁਰੂ ਜਿਸ ਦਿਸ ਹੈ ਮੁਖ ਤਿਸ, 

ਤਿਤ ਹੀ ਜਾਵੇ ਚਲਿ ਸੋ ਖਾਸ'। 

ਰਾਮਰਾਇ ਨੇ ਬਚਨ ਪਿਤਾ ਕਾ, 

ਮਾਨ ਤੁਰਤ ਮਗ ਲੀਨ ਲਹੌਰ। 

ਥਾ ਮੁਖ ਤਿਸ ਕਾ ਤਿਸ ਹੀ ਦਿਸ ਕੋ, 

ਯਾਂ ਤੈ ਪਹੁਚਯੋ ਚਲਿ ਤਿਸ ਠਨੌਰ ॥ ੧੪੦॥ 

ਮੀਆਂਮੀਰ ਸੁਨਿ ਮਿਲਨ ਅਯੋ ਚਲਿ, 

ਬਿਨਾ ਕਹਾਰ ਪਾਲਕੀ ਮਾਂਹਿਂ। 

ਇਨ ਭੀ ਸਿਲਾ ਚਲਾਈ ਆਗੇ, 

ਬੈਠੇ ਥੇ ਜਿਸ ਪਰ ਤਬਿ ਚਾਹਿ'। 

ਮਿਲੇ ਪਰਸਪਰ' ਉਭੈ ਸ਼ਕਤਿ ਧਰਿ? 

ਪੀਰ ਫਕੀਰ ਲਹੌਰੀ ਭੂਰ'। 

ਆਏ ਅਜ਼ਮਤ ਪਿਖੀ ਪਿਖਾਈ, 

ਗੁਰ ਸੁਤ ਪਾਈ ਫਤੇ ਜਰੂਰ ॥ ੧੪੧॥ 

ਸ਼ਾਹ ਹੁਸੈਨ ਮੀਰ ਮੀਆਂ ਲੌ, 

ਲਗੇ ਕਲਾਮ' ਖਯਾਲ” ਮਿਲਿ ਗਾਨ। ਬਾਣੀ, ਕਵਿਤਾ। ?ਮਿਲ ਕੇ ਖ਼ਿਆਲ ਗਾਉਣ ਲੱਗੇ। 
(ਖਿਆਲ=ਗਾਉਣ ਲਈ ਬਣਾਇਆ ਇਕ ਗੀਤ ਦਾ ਵਜ਼ਨ)। 

ਚਢਯੋ ਹਾਲ' ਲਾਲ ਮਾਧੋ, ਗਿਰ ਮਸਤੀ ਚੜ੍ਹ ਗਈ। 

ਕੁਏ ਪਰਯੋ ਫਿਰਿ ਬਾਹਰ ਆਨ'। 'ਖੂਹ ਵਿੱਚ (ਗਿਰ) ਡਿੱਗ ਪਿਆ ਤੇ ਫਿਰ ਬਾਹਰ ਆ ਗਿਆ। 

ਲਗੇ ਤਰੀਫ਼ ਕਰਨ ਜਬਿ ਸੋ ਸਬਿ, 

ਤਬਿ ਲਯੋ ਤੰਬੂਰਾ ਗੁਰ ਸੁਤ ਆਪ। 

ਸ਼ਬਦ ਗੁਰੂ ਕਾ ਸ਼ੁਰੂ ਕੀਨ, ਤੌ 

ਭਏ ਸਮੱਸਤ ਮਸਤ ਮ੍ਰਿਗ ਸਾਂਪ' ॥੧੪੨॥ ___ 'ਤਾਂ (ਫਿਰ) ਸਾਰੇ ਮ੍ਰਿਗ ਤੇ ਸੱਪ (ਵਾਂਗ) ਮਸਤ ਹੋ ਗਏ। 

ਆਵੈਂ ਮੇਂਡਕ ਮੱਛਰੀ ਜੈਸ'। 'ਡੱਡੂ ਤੇ ਮੱਛੀ ਵਾਂਗ। 

ਗੁਰੁ ਕਲਾਮ ਮੈਂ ਗੱਜਬ' ਸ਼ਕਤੀ ਐਸ। 'ਕਹਿਰ ਦੀ ਭਾਵ ਬਹੁਤ ਜ਼ਿਆਦਾ। 

ਪਿਘਲੀ ਸਿਲਾ ਕਰਦ' ਮਧ ਖੋਭੀ, 'ਕਿਰਪਾਨ। 

ਰਾਮਰਾਇ ਫਿਰ ਕਹਯੋ ਸੁਨਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 799 


ਕਰਦ ਨਿਕਾਸੋ ਸਿਲਾ ਬੀਚ ਤੇ, 

ਖੀਂਚ ਪਚੇ' ਸੋ ਗਾਇ ਬਜਾਇ ॥੧੪੩॥ 'ਹਾਰ ਗਏ। (ਅ) ਸ਼ਰਮਿੰਦੇ ਹੋਏ। 
ਨਹਿ ਨਿਕਸੀ ਫਿਰ ਇਨਹਿ ਨਿਕਾਰੀ, 

ਗੁਰੂ ਗ੍ਰੰਥ ਕਾ ਸਬਦ ਉਚਾਰ। 

ਕਰੀ ਸਲਾਮ ਫਕੀਰਨ ਪੀਰਨ, 

ਪਰੀ ਧੁੰਮ' ਸਬਿ ਦੇਸ ਮਝਾਰ। 'ਧੂੰਮ ਪੈ ਗਈ, ਮਸ਼ਹੂਰੀ ਹੋ ਗਈ। 


ਸ਼ਕਤੀਯੁਤ ਅਰ ਗੁਰ ਸੁਤ ਲਖ ਕਰਿ, 
ਤੌ ਭੀ ਮਾਨਯੋ ਸਿੱਖਹਿਂ ਸੋਇ ॥ ੧੪੪॥ 
ਕੇਤਕ ਸਾਲ ਲਾਹੌਰ ਰਹਿ ਥਿਰ, 

ਫਿਰ ਫਿਰ ਕੈ ਦੇਸ ਦ੍ਰਾਬ ਮਝਾਰ। 

ਹੇਤ ਇਸ਼ਨਾਨ ਗੰਗ ਕੋ ਜਬਿ ਪੁਨ, 
ਰਸਤੇ ਗਏ ਪਹਾਰ ਪਹਾਰ। 

ਪਿਖਿ ਰਮਣੀਕ ਨੀਕ ਥਲ ਠਹਿਰੇ, 
ਜੋ ਅਬਿ ਦੇਹਰਾ ਦੂਨ ਕਹਾਇ। 
ਅਜ਼ਮਤ ਪਿਖਿ ਗੜਵਾਲ ਵਾਲਿ ਨ੍ਰਿਪ, 
ਗਾਂਮ ਜਗੀਰ ਦਯੋ ਇਕ ਲਾਇ ॥੧੪੫॥ 
ਇਤ ਦਿਸ ਲਘੁ ਸੁਤ ਕੋ ਗੁਰੁਤਾ ਦੈ, 
ਜਬਿ ਗੁਰੁ ਗਏ ਆਪਨੇ ਲੋਗ। 
ਰਾਮਰਾਇ ਸੁਨਿ ਕਹਜੋ ਭਯੋ ਕ੍ਯਾ, 
ਅਹੇ ਸੀਤਲਾ ਕਾ ਸੋ ਭੋਗ'। 

ਯਹਿ ਸੁਨਿ ਹਰੀ ਕ੍ਰਿਸ਼ਨ ਜੀ ਭਾਖਜੋ, 
ਸੋ ਭੀ ਜਲ ਹੈ ਜੀਵਤ ਬੇ ਔਲਾਦ'। 
ਰਾਮਰਾਇ ਗੁਰਯਾਈ ਕੇ ਹਿਤ, 

ਕੀਨੇ ਅਨਿਕ ਉਪਾਇ ਬਿਖਾਦ' ॥ ੧੪੬॥ 
ਤੌ ਭੀ ਗੁਰੁਤਾ ਮਿਲੀ ਨ ਤਿਸ ਕੋ, 

ਹਰੀ ਕ੍ਰਿਸ਼ਨ ਦੇਹਲੀ ਮੈ ਜਾਇ। 

ਬਡ ਕ੍ਰਾਤਰ ਕਾ ਬਚਨ ਸਫਲ ਕਿਯ, 
ਚੇਚਕ ਸੈਂ! ਤਨ ਤਜਯੋ ਸੁਭਾਇ। 





800 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮਰਾਇ ਜੀ ਪੁਨ ਨਿਜ ਨੌਰਹਿਂ, 

ਰਹਿ ਕਰਿ ਸਿੱਖੀ ਨਿਜ ਬ੍ਰਿਧਾਇ। 

ਨਗਰ ਪਾਉਂਟੇ ਦਸਮ ਗੁਰੂ ਸੈਂ, 

ਮਿਲਯੋ ਆਇ ਪੁਨ ਮੋਹ ਬਢਾਇ ॥੧੪੭॥ 
ਸਜਜਯੋ ਜੋਗ' ਭਜਯੋ ਭਗਵੰਤੈ, 


ਚੰਗੀ ਤਰ੍ਹਾਂ। “ਇਸਤ੍ਰੀ। 


'ਪੁਗਟ। 
ਜੀ ਤਿਸ ਨੇ ਗੌਰ ॥੧੪੮॥ (ਆਪਣੇ ਵੱਲ ਖਿੱਚੇ। “ਬਹੁਤੇ। 
ਸੀ ਨਗਰ ਸਿਰਮੌਰ ਪਤੀ ਤੈ', 'ਰਿਆਸਤ ਗੜਵਾਲ ਦੇ ਰਾਜੇ ਜਿਸ ਦੀਰਾਜਧਾਨੀ ਸ੍ਰੀ ਨਗਰ 
ਸੀ ਅਤੇ (ਸਿਰਮੌਰ) ਨਾਹਨ ਰਿਆਸਤ ਦੇ ਰਾਜੇ ਤੋਂ। 


ਰਚੇ ਮੁਕਾਨ' ਪੇਖੀਅਤ ਜੋਇ ॥੧੪੯॥ 
ਦੋਹਰਾ: 

ਵਹਿ ਭੀ ਜਬਿ ਤਨ ਤਜ ਗਈ, 

ਮਿਲ ਮਾਸੰਦਨ ਤਾਂਹਿਂ। 

ਨਿਜ ਗੁਜਰਾਨ ਰਖਾਨ ਹਿਤ, 

ਠਾਂਨ ਸਲਾਹਿ ਤਹਾਂਹਿਂ ।੧੫੦॥ 
ਮਸਤ ਫਕੀਰ ਗਰੀਬ ਇਕ, 

ਬਾਲੂ ਹਸਨੇ ਕੇਰ'। '(ਉਦਾਸੀ ਸੰਤ) ਬਾਲੂ ਹਸਨੇ (ਦੀ ਸੰਪ੍ਰਦਾ) ਦਾ। 
ਜਾਦੋਰਾਇ ਬਿਠਾਇ ਦਿਯ, 
ਗਾਦੀ ਪਰ ਉਠਿ ਫੇਰ ॥ ੧੫੧॥ 

ਅਬਿ ਲੌ ਸਾਧੂ ਤਾਂਹਿ ਕੇ, 

ਹੈਂ ਮਾਲਕ ਤਿਸ ਨੌਰ। 
ਰਾਮਰਾਇ ਕੇ ਸਿੱਖ ਸਬਿ 
ਮਾਨਤ ਤਿਨ ਕੌ ਗੌਰ ॥੧੫੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 801 


ਦਾਸ ਨਰੈਣ ਮਹੰਤ ਅਬਿ, 
ਗਾਦੀ ਪਰ ਤਹਿਂ ਆਹਿ। 
ਮੇਲਾ ਸਾਲ ਬਸਾਲ' ਬਡ 'ਸਾਲ ਦੇ ਸਾਲ, ਭਾਵ ਹਰ ਸਾਲ। 
ਭਰਤ ਹੋਲੀਓਂ ਮਾਂਹਿ ॥੧੫੩॥ 
ਏਕ ਲਾਖ ਲੌ ਰਜਤਪਣ', ਰੁਪਏ। 
ਆਵਤਿ ਤਹਿ ਹਰਿ ਸਾਲ। 
ਆਮਦ ਗਾਂਮ ਸੁਨ ਦਸਕ ਕੀ', 'ਦਸ ਕੁ ਚੰਗੇ ਪਿੰਡਾਂ ਦੀ ਆਮਦਨ ਹੈ। 
ਔਰੈਂ ਚੜ੍ਹਤ ਬਿਸਾਲ ॥ ੧੫੪॥ 
ਰਾਮਰਾਇ ਕੀ ਗਾਥ ਸਬ, 
ਗਾਇ ਏਹੁ ਅਬ ਧਜਾਇ। 
ਥਿਰਯੋ ਭਰਯੋ ਮੁਦ ਪ੍ਰੇਮ ਕੌ, 
ਗੁਰੁ ਪਦ ਕੰਜ ਮਨਾਇ ॥ ੧੫੫॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਰਚਿਤੇ 'ਰਾਮਰਾਇ ਕੋ ਪ੍ਰਸੰਗ' ਬਰਨਨੰ 
ਨਾਮ ਤੀਸਮੌ” ਬਿਸੁਮ ॥੩੦॥ 
“ਲਾਹੌਰ ਐਡੀਸ਼ਨ (ਛਾਪਾ ਪੱਥਰ) ਜਿਸ ਨੂੰ ਸੰਪਾਦਿਤ ਕਰਕੇ ਅਸੀਂ ਛਾਪ ਰਹੇ ਹਾਂ-ਦੇ ਪੰਨਾ ੩੮੨ ਤੇ ਜਿੱਥੇ ਇਹ ਬਿਸ੍ਰਾਮ ਪੂਰਾ 
ਹੁੰਦਾ ਹੈ ਏਥੇ 'ਤੀਸਮੋਂ ਬਿਸ੍ਹਾਮ' ਦੀ ਥਾਂ 'ਇਕੱਤੀਸਮੋਂ ਬਿਸਹਾਮ' ਛਪਿਆ ਹੋਇਆ ਹੈ। ਇਹ ਲਿਖਾਰੀ ਜਾਂ ਪ੍ਰੈਸ ਦੀ ਉਕਾਈ 
ਸਮਝਣੀ ਚਾਹੀਦੀ ਹੈ। ਅਸਾਂ ਇਸ ਨੂੰ ਦਰੁਸਤ ਕਰ ਦਿੱਤਾ ਹੈ। 





802 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੧੮. (ਸਹੀ ਕਰਤਾਰ ਪੁਰ ਸਾਹਿਬ ਜਾਣਾ, ਮਾਲਵੇ ਦੇਸ਼ ਵਿੱਚ ਰਹਿਣਾ ਤੇ ਫਿਰ ਕੀਰਤ ਪੁਰ ਪਹੁੰਚਣਾ) 


ਪਾਵਨ ਰੰਗ ਸੁਰੰਗ, ਮਜੀਠੀ ਖਫਨੀ ਚੋਲਾ'। 


ਸੇਲੀ ਮੇਲੀ ਫੂਲ, ਮਾਲ ਊਰਨ ਆਮੋਲਾ'। 


ਕੁਲਹਿ ਚੌਕਲੀ ਸੀਸ, ਈਸ ਬਪੁ ਦੀਸ ਅਨੂਪੰ'। 


ਕਰ ਆਸਾ ਪੁਰ ਆਸ, ਦਾਸ ਗਤਿ ਦਾਨ ਸਰੂਪੰ'। 


ਕਨਕ ਬਰਨ ਰਸ ਸਾਂਤਿ ਸੁਨ, ਥਿਰੇ ਤਰੇ ਤਰੁ 
ਕਲਪ ਤਰੁ'। 

ਅਸ ਸੀ ਗੁਰੁ ਨਾਨਕ ਗਯਾਨ ਹਰਿ', ਧਯਾਨ 
ਮਹਾਨ ਕਲਯਾਨ ਕਰਿ? ॥੧॥ 

ਦੋਹਰਾ: 

ਜੈ ਹੈਂ ਪੁਰ ਕਰਤਾਰ ਗੁਰੁ, 

ਰੈਹੈਂ ਮਾਲਵ ਦੇਸ। 

“ਐ ਹੈਂ ਪੁਰ ਕੀਰਤ ਪੁਨਾ, 


ਪੈ ਹੈਂ ਗੁਰੁ ਪੁਰੁ ਵੇਸ ॥੨॥ 
ਇਤਕ ਗਾਬ ਇਸ ਧਯਾਯ ਮੈਂ 
ਸੱਤਮ ਗੁਰ ਕੀ ਹੋਇ। 

ਸੁਨੋ ਸਜਨ ਮਨ ਕਾਂਨ ਦੈ, 

ਦੈ ਕਲਾਨ ਸੁਖ ਸੋਇ ॥੨॥ 
ਚੌਪਈ: 

ਇਕ ਦਿਨ ਸਿੱਖਨ ਮਿਲ ਬਹੁ ਭਾਏ'। 
ਕੀਨ ਬਿਨੈ ਉਪਕਾਰ ਹਿਤਾਏ'। 
ਮਾਝਾ ਦੁਆਬਾ ਦੇਸ ਸੁਹਾਵਨ। 


'ਰੰਗਾਂ 'ਚੋ ਸ੍ਰੇਸ਼ਟ ਮਜੀਠੀਰੰਗ ਦਾ ਖਫਨੀ (ਵਰਗਾ) ਪਵਿੱਤਰ 
ਚੋਲਾ (ਪਹਿਨਿਆ ਹੋਇਆ ਹੈ)। 

'ਸੇਲੀ, ਫੁੱਲਾਂ ਤੇ ਉੱਨ ਦੀਆਂ ਅਮੋਲਕ ਮਾਲਾਂ (ਮੇਲੀ) 
ਪਹਨੀਆਂ ਹੋਈਆਂ ਹਨ। ਸੇਲੀ ਲਈ ਦੇਖੋ ਬਿਸ੍ਰਾਮ ੬ ਦੇ ਅੰਕ 
੭ ਦੀ ਪੈਰ ਟਿੱਪਣੀ ੨। 

'ਸਿਰ ਤੇ ਚਹੁੰ ਕਲੀਆਂ ਵਾਲੀ ਟੋਪੀ (ਪਹਿਨੀ ਹੋਈ ਹੈ), 
ਉਪਮਾਰਹਿਤ ਈਸ਼ਰ ਸਰੂਪ ਦਿਸਦੇ ਹਨ। 

'ਹੱਥ ਵਿੱਚ (ਆਸਾ) ਸੋਟਾ ਹੈ, ਦਾਸਾਂ ਦੀਆਂ ਆਸਾਂ ਪੂਰੀਆਂ 
ਕਰਨ ਵਾਲਾ ਤੇ ਮੁਕਤੀ ਦੇਣ ਵਾਲਾ ਸਰੂਪ (ਬਣਾਇਆ 
ਹੋਇਆ ਹੈ)। 

'ਸੋਨੇ (ਵਰਗਾ) ਰੰਗ ਹੈ ਸੁੰਦਰ ਸ਼ਾਂਤਰਸ ਵਿੱਚ ਕਲਪਤਰੁ 
ਦਰੱਖਤ ਦੇ ਹੇਠ ਬੈਠੇ ਹਨ। 

ਗਿਆਨ ਸਿੰਘ (ਕਹਿੰਦਾ ਹੈ)। “ਮਹਾਨ ਕਲਿਆਣ ਕਰਨ 
ਵਾਲਾ ਹੈ। 


"ਇਸ ਇਕੱਤੀਵੇਂ ਬਿਸ੍ਰਾਮ ਵਿੱਚ ਕਰਤਾਰ ਪੁਰ ਅਤੇ ਮਾਲਵੇ 
ਦੇਸ ਵਿੱਚ ਜਾਣ ਤੇ ਵਾਪਸ ਕੀਰਤਪੁਰ ਆਉਣ ਦੇ ਹੀ ਪ੍ਰਸੰਗ 
ਹਨ। ਜੋਤੀ ਜੋਤਿ ਸਮਾਉਣ ਦਾ ਪ੍ਰਸੰਗ ਅਗਲੇ ਭਾਵ ਬੱਤੀਵੇਂ 
ਬਿਸਰਾਮ ਵਿੱਚ ਆਵੇਗਾ। 

'ਗੁਰਪੁਰੀ 'ਚ ਵਾਸਾ ਪਾ ਲੈਣਗੇ ਭਾਵ ਜੋਤੀ ਜੋਤ ਸਮਾ ਜਾਣਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 803 


ਹੇ ਗੁਰ ਚਲ ਕਰਿ ਕਰੀਏ ਪਾਵਨ' ॥੪॥ 
ਧੀਰ ਮੱਲ ਬਹੁ ਬਾਰਿ ਬੁਲਾਏ। 

ਥੇ ਮਾਤਾ ਸਾਹਿਬ ਸਮਝਾਏ। 

ਇਨ ਕਾਰਨ ਤੈ ਉਤ ਦਿਸ' ਚਾਲੇ। 
ਸੰਗਿ ਸੁਭਟ ਜੁਗ ਸਹਿਸ ਬਿਸਾਲੇ' ॥੫॥ 
ਸਜੇ ਨਿਸ਼ਾਂਨ ਨਿਸਾਂਨ' ਬਜੇ ਹੈਂ। 

ਪਿਖਿ ਸੁਨਿ ਜਿਨੈ ਭੂਪਾਲ ਲਜੈ ਹੈਂ"। 
ਸਯੰਦਨ' ਸਕਟੇ? ਬਹਿਲਾਂ” ਡੋਰੇ'। 
ਖੱਚਰ' ਸ਼ੁਤ੍ਰ ਨ ਘੋਰੇ ਥੋਰੇ ॥੬ ॥ 

ਆਪ ਪਾਲਕੀ ਕੀ ਅਸਵਾਰੀ। 

ਲਸ਼ਕਰ ਮਿਲਯੋ ਰਲਯੋ ਬਡ ਭਾਰੀ। 
ਤਰਨੀ' ਚਢਿ ਸਤਲੁਜ ਭਏ ਪਾਰੈ। 

ਜਿਨ ਕਾ ਨਾਮ ਭਵਾਂਬੁਧਿ ਤਾਰੈ' ॥ ੭॥ 
ਗੁਰੁ ਅਗਵਨ' ਸੁਨਿ ਸਿੱਖ ਦੁਆਬੀ। 
ਮਿਲੇ ਆਇ ਲੈ ਭੇਟ ਸ਼ਿਤਾਬੀ'। 

ਅਤਿ ਪ੍ਰੇਮ ਯੂਤ ਜਹਿੰ ਲੈ ਜਾਂਹੀਂ। 

ਪੁਰੈਂ ਆਸ ਗੁਰੁ ਬਿਰੈਂ ਤਹਾਂਹੀਂ ॥੮॥ 
ਸੇਵ ਮਸੰਦ ਬੁਲੈਦ ਕਰਾਵੈਂ। 

ਸੇਵਾ ਦਾਸਾਦਿਕ ਬਹੁ ਥਾਵੈਂ”। 

ਥਾ ਮੁਕੰਦ ਪੁਰੀਆ ਸਸਿ ਬਾਲਾ'। 

ਸ਼ਾਹੀ ਬਾਜ ਗੁਜ਼ਾਰ' ਬਿਸਾਲਾ ॥੯॥ 
ਸੋ ਨਿਜ ਪੁਰ ਗੁਰ ਕੋ ਲੈ ਗਯੋ। 

ਭਾਵ ਚਾਵ ਸੈਂ! ਸੇਵਕ ਭਯੋ। 

ਹੁਤੀ ਨ ਸੰਤਤਿ' ਤਿਸ ਕੇ ਘਰ ਹੈ। 
ਖੁਸ਼ੀ ਹੋਇ ਗੁਰੁ ਇਮ ਦਿਯ ਬਰ ਹੈ ॥੧੦॥ 
ਕੀਲੇ ਮਮ ਅਸ੍ਹਨਿ ਜੋ ਖਰੇ। 

ਜਬ ਲੌ ਰਹਿੰ ਹੈਂ ਯਹਿ ਹ੍ਹੈ ਹਰੇ'। 


ਤਬ ਲੌ ਸੰਤਤਿ ਬਾਲਾ ਚੰਦੈਂ। 
ਰਹੈ ਚੌਧਰੀ ਬਨੀ ਅਮੰਦੈਂ' ॥ ੧੧॥ 


'ਉਸ (ਦੁਆਬੇ ਦੀ) ਤਰਫ਼। 

'ਦੋ ਹਜ਼ਾਰ ਤੋਂ ਬੁਹਤੇ ਭਾਵ ਬਾਈ ਸੌ ਸੂਰਮੇ ਨਾਲ ਹਨ। 
'ਧੈੱਸੇ, ਨਗਾਰੇ। 

'ਰਾਜੇ ਸ਼ਰਮਿੰਦੇ ਹੁੰਦੇ ਹਨ। 

'ਰੱਥ। “ਗੱਡੇ। “ਬੈਲ ਗੱਡੀਆਂ। ''ਡੋਲੇ। 

'ਖੱਚਰਾਂ। “ਉਠ। 


'ਸੇਵਾਦਾਸ ਆਦਿਕ (ਮਸੰਦਾਂ) ਨੇ ਬਹੁਤ ਜਗ੍ਹਾ। 
'ਬਾਲਾ ਚੰਦ। 
'ਸਰਕਾਰੀ ਜ਼ਮੀਨ ਦਾ ਵੱਡਾ ਠੇਕੇਦਾਰ। 


'ਪ੍ਰੈਮ ਤੇ ਚਾਅ ਨਾਲ। 


।ਉਲਾਦ। 


ਮੇਰੇ ਘੋੜਿਆਂ ਦੇ ਇਹ ਕਿੱਲੇ ਹਰੇ ਹੋ ਕੇ ਜਦੋਂ ਤੱਕ ਖੜੇ 
ਰਹਿਣਗੇ। 


'ਚੰਗੀ। 





804 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਟਰੈ ਨ ਗੁਰ ਰਵ' ਰਵਿ ਸਸਿ ਟਰ ਹੈਂ। 
ਅਬਿ ਲੌ ਸਹੀ ਸੁ ਵਹੀਂ ਨਿਹਰ ਹੈ'। 
ਹਰੀ ਖਰੀ ਕੀਲਯੋਂ ਕੀ ਬਨੀ'। 

ਹੈ ਉਨ ਕੀ ਚਧੁਰਾਇਤ' ਬਨੀ ॥ ੧੨॥ 
ਤਹਿਂ ਤੈ ਚਲਿ ਗੁਰੁ ਇਸ ਹੀ ਤੌਰੈਂ'। 
ਨਦੀ ਮੇਘ ਜਿਮ ਤਾਰਤਿ ਗੋਰੈਂ”। 

ਪੁਰ ਕਰਤਾਰ ਪਹੂਚੇ ਜਾਈ। 

ਮਿਲਯੋ ਧੀਰ ਮਲ ਆਗੇ ਆਈ ॥ ੧੩॥ 
ਬਾਗ ਵੀਚ ਗੁਰੁ ਕੀਨੋ ਡੇਰਾ। 

ਚਾਰ ਮਾਸ ਤਹਿ ਥਿਰੇ ਬਧੇਰਾ। 
ਮਹਿਲਾ! ਮਹਿਲਨ ਮਾਹਿਂ ਰਹਾਈ। '(ਮਾਤਾਵਾਂ ਤੇ ਹੋਰ) ਇਸਤ੍ਰੀਆਂ। 
ਧੀਰ ਮੱਲ ਬਹੁ ਪੀਤਿ ਜਨਾਈ ॥੧੪॥ 
ਦੇਸ ਦੇਸ ਤੈ ਸਿਖ ਬਹੁ ਆਵੈਂ। 

ਗੁਰੁ ਪਗ ਪਰਸ ਦਰਸ ਹਰਖਾਵੈਂ। 
ਅਰਪਿ ਅਪਾਰ ਅਕੋਰ' ਸਿਧਾਰੈਂ। 


ਨਿਸ ਦਿਨ ਰਹੈ ਭੀਰ ਗੁਰੁ ਦੁਆਰੈਂ ॥ ੧੫॥ 

ਸਾਦਿਕ ਸਿੱਖ ਬਡ ਭਗਤੂ ਭਾਈ। 

ਭਯੋ ਬ੍ਰਿਧ ਬਹੁ ਸੇਵ ਕਮਾਈ। 

ਅਤੀਸਾਰ ਅੰਤਮ ਅਤਿ ਥੀਆ'। ਅੰਤ ਦੇ ਸਮੇਂ (ਅਤੀਸਾਰ) ਦਸਤਾਂ ਦਾ ਬਹੁਤਾ (ਰੋਗ) ਹੋ 


ਗਿਆ। 

ਪਿਖਿ ਬਹੁ ਸਿੱਖਨਿ ਸੰਸਾ ਕੀਆ ॥੧੬॥ 

ਅਹੋ ਕਹੋ ਭਗਤੂ ਕਿਆ ਭਯੋ। 

ਤੁਮ ਕੋ ਏਤਕ ਖੇਦ ਜੁ ਥਯੋ। 

ਤੌ ਤੁਮ ਨਿਜ ਸਿਖਨ ਕੇ ਕੈਸੈ। 

ਹਰਹੋ ਭਵ ਦੁਖ ਰਖਹੋ ਭੈ ਸੇ' ॥ ੧੭॥ 'ਕਿਵੇਂ ਸੰਸਾਰ ਦੇ ਦੁੱਖ ਮੇਟੋਗੇ (ਤੇ ਜਮ ਦੇ) ਭੈ ਤੋਂ ਰੱਖੋਗੇ। 

ਸੁਨਿ ਭਾਈ ਪੁਨ ਐਸ ਸੁਨਾਈ। 

ਪਰਾਰਭਧ' ਨਹਿਂ ਟਰੈ ਕਦਾਈ। 'ਪਰਾਲਬਧ- ਦੇਹ ਦੇ ਅਰੰਭ ਕਰਨ ਵਾਲਾ ਕਰਮ, ਜਿਸ 
ਕਰਮ ਦੁਆਰਾ ਦੇਹ ਦੀ ਪ੍ਰਾਪਤੀ ਹੋਈ ਹੈ। 

ਜੇ ਅਬਿ ਨਿਜ ਸ਼ਕਤੀ ਕਰਿ ਹਰ ਹੈਂ] 

ਤੌ ਫਿਰ ਤਨ ਧਰਿ ਭੋਗਨਿ ਪਰ ਹੈ ॥੧੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 805 


ਲੋਗ ਬਿਰਾੜ ਧਾੜਵੀ ਜੋਈ। 

ਲਯਾਵਤ ਗਊ ਭੈਂਸ ਹਰ' ਸੋਈ”। 'ਚ਼ੁਰਾ ਕੇ। ਉਹ। 

ਤਿਨ ਕਾ ਦੁਗਧ' ਦੇਤ ਮੁਹਿ ਰਹੇ। 'ਦੁੱਧ। 

ਸੋ ਫਲ ਅਤੀਸਾਰ ਮੁਹਿ ਅਹੇ ॥੧੯॥ 

ਰਚੀ ਈਸ ਮਰਯਾਦਾ ਜੇਤੀ। 

ਸਮਰੱਥ ਗਯਾਨੀ ਪਾਲੇ ਤੇਤੀ। 

ਅਸ ਕਹਿ ਸੰਸਾ ਹਰਨੇ ਹੇਤੈ”। ਦੂਰ ਕਰਨ ਵਾਸਤੇ। 
ਸਕਤਿ ਦਿਖਾਈ ਸ਼ਕਤਿ ਨਿਕੇਤੈਂ' ॥੨੦॥ 'ਸ਼ਕਤੀਆਂ ਦੇ ਘਰ (ਭਾਈ ਭਗਤੂ ਜੀ ਨੇ)। 
ਪਰੇ ਹੁਤੇ ਜਿਸ ਕੂਪ' ਕਿਨਾਰੇ। 'ਖੂਹ। 
ਸਤਿਨਾਮੁ ਕਹਿ ਦਯੋ ਉਛਾਰੇ। 

ਚਾਰੋਂ ਦਿਸ ਜਲ ਬਹਯੋ ਅਪਾਰੋ। 

ਰੌਰ ਪਰਯੋ ਪੁਨ ਦਿਯ ਸੰਚਾਰੇ' ॥੨੧॥ (ਜਲ) ਇਕੱਠਾ ਕਰ ਦਿੱਤਾ। 
ਸੁਸਕ ਕੂਪ' ਅਰ ਖੁਸ਼ਕ ਜਮੀਨੂ। 'ੁੱਕਾ ਖੂਹ। 

ਕਰਿ ਦਿਖਰਾਏ ਛਿਨ ਮੈਂ ਪੀਨੂ'। 'ਬਹੁਤੇ। 

ਪਿਖਿ ਅਜ਼ਮਤ ਸਿਖ ਸਮਝਤ ਭਏ। 

ਭਾਈ ਤਨ ਤਜਿ ਗੁਰੁ ਪੁਰੁ ਗਏ ॥ ੨੨॥ 

ਨਿਜ ਕਰ ਸੋਂ ਸੂ ਗੁਰੁ ਸੋ ਦਾਹਾ'। 

ਇਤੈ ਨਰਨ ਉਤ ਸੁਰਨਿ ਸਰਾਹਾ। 

ਤਿਸ ਕੇ ਸੁਤ ਪੁਨ ਭਾਈ ਗੋਰੈਂ। 

ਗਹੀ ਗੁਰੂ ਸੇਵਾ ਪਿਤ ਠੌਰੈਂ ॥੨੨॥ 

ਦੋਹਰਾ: 

ਪੁਰ ਕਰਤਾਰ ਕਰਤਾਰ ਗੁਰੁ', 'ਕਰਤਾਰ ਰੂਪ ਸਤਿਗੁਰੂ। 
ਪੁਰ ਇੱਛਾ ਜਨ ਤਾਰਿ'। 'ਸੇਵਕਾਂ ਦੀ ਇੱਛਾ ਪੂਰੀ ਕਰ ਕੇ ਤੇ ਤਾਰ ਕੇ। 
ਬਿਨਤੀ ਸੁਨਿ ਮਲਵੱਯਨ ਕੀ, 

ਬਿਨ ਗਿਨਤੀ ਮੁਦ ਧਾਰਿ ॥੨੪॥ 

ਚੌਪਈ: 

ਸਤਲੁਜ ਪਾਰ ਹੋਇ ਗੁਰੁ ਪੂਰਨ। 

ਪਹੁਚੇ ਦੇਸ ਮਾਲਵੇ ਤੂਰਨ'। 

ਗੁਰੁ ਅਨੁਸਾਰੀ ਲੋਗ ਅਪਾਰੀ। 

ਆਇ ਅਗਾਰੀ ਮਿਲੈਂ ਉਦਾਰੀ ॥ ੨੫॥ 





806 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਰੀ ਭੇਟਾ ਗੁਰੂ ਅਗਾਰੀ। 

ਅਰਪੈਂ ਨਿਤ ਪੁਤਿ ਅਤਿ ਮੁਦ ਧਾਰੀ। 
ਰਾਊ ਗਿੱਲ, ਰੋਸ਼ਨ ਸੰਧਾਵਾ'। 

ਦਾਊ, ਦਾਨਾ, ਦੁੱਲਾ, ਬਧਾਵਾ ॥੨੬॥ 
ਕਰਮਾ, ਮੇਹਰਾ ਆਦਿ ਬਿਰਾੜ। 
ਸੁੱਖਾ ਮੁਖੀਆ ਰਤਨ, ਕਿਰਾੜ। 

ਰੂਪਾ, ਡੋਗਰ, ਰਾਮਾ ਕੰਗ। 

ਸਾਗਰ, ਬਿੱਘਾ, ਹਰੀ ਕੋ ਚੰਗ ॥ ੨੭ ॥ 
ਸਿੱਧੂ ਕੌੜੈ ਧਾਲੀਵਾਲ। 

ਹੁਤੇ ਗੁਰੂ ਕੇ ਸਿੱਖ ਬਿਸਾਲ। 

ਚ਼ੂਹੜ, ਮਾਨਾਂ ਦੁਲਟ ਜਾਟ। 
ਇੱਤਯਾਦਿਕ ਸਿੱਖਨ ਕਾ ਠਾਟ' ॥੨੮॥ 
ਗੁਰੁ ਸੇਵਾ ਮੈ ਹਾਜਰ ਆਏ। 

ਦੇਸ ਦਿਖਾਯੋ ਸੰਗਿ ਰਹਾਏ। 

ਜਹਾਂ ਜਾਇ ਡੇਰਾ ਗੁਰੁ ਡਾਰੈਂ। 

ਹਾਜਰ ਹੋਵੈਂ ਲੋਗ ਹਜਾਰੈਂ ॥੨੯॥ 
ਦੂਧ ਦਹੀਂ ਘੀ ਬਸਨ' ਅਨਾਜੂ। 
ਅਰਪੈਂ ਲਜਾਇ ਮਹਾਂਇ ਦਰਾਜੂ'। 
ਅਨਗਨ ਧਨ ਜਨ ਨਕਦ ਚਢਾਵੈਂ। 
ਗਊ ਭੈਂਸ ਅਸੂ ਉਮਦੇ' ਲਯਾਵੈਂ ॥ ੨੦॥ 
ਨਿਸ਼ਾਨੀ ਛੰਦ: 


ਮਨ ਬਾਂਛਤ ਪੈ ਹੈਂ ॥੩੧॥ 
ਗੁਰੁ ਮੂਰਤਿ ਉਰਿ ਰਾਖ ਕੈ, 


'ਸਾਰੇ ਕਲੇਸ਼ਾਂ ਨੂੰ ਨਾਸ ਕਰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 807 


ਸਾਦਿਕ ਨਰ ਨਾਰੀ ॥ ੩੨ ॥ 
ਇਸੀ ਤੌਰ ਬਹੁ ਨੌਰ ਪੈ, 
ਥਿਰ ਫਿਰ ਗੁਰੁ ਪੂਰਨ। 
ਨਾਮ ਲਏ ਜਿਨ ਕੇ ਕਟੈਂ', 
ਭਵ ਬੰਧਨ ਤੂਰਨ। 
ਬਾਈਆ' ਜਹਾ ਮਰਾਝ 
ਕਾ ਅਬਿ ਹੈ ਮਸ਼ਹੂਰੈਂ। 
ਜੱਟ ਤਹਿ ਕੌੜੇ ਗੋਤ ਕੇ, 
ਤਬਿ ਬਸਤੇ ਰੂਰੈਂ' ॥ ੩੩ ॥ 
ਏਸ ਦੇਸ ਕੀ ਮਾਲਕੀ, 

ਥੀ ਸਬਿ ਤਿਨ ਆਹੀ। 
ਸਿੱਧੂ ਜਿਤਕ ਮਰਾਝ ਕੇ, 
ਤਬਿ ਥੇ ਸਭਿ ਪਾਹੀ'। 
ਕੌੜਯੋਂ ਕਾ ਸਰਦਾਰ ਥਾ, 
ਇਕ ਜੈਤ ਪਿਰਾਨਾ। 

ਬੀਰ ਬਹਾਦਰ ਅਤਿ ਬਲੀ, 
ਜਗ ਬਿਦਤ ਮਹਾਨਾ ॥ ੨੪ ॥ 
ਸਾਂਗ ਸਵਾ ਮਣ ਸਾਰ ਕੀ', 
ਥਾ ਸੋਇ ਚਲਾਵਤ। 
ਸੂਲੀ' ਕੀ ਤ੍ਰਿਸੂਲ” ਭੀ, 
ਜਿਸੁ ਪਿਖੇ ਲਜਾਵਤ। 
ਅਪੁਮਾਨ' ਬਲ ਹੋਨ ਕਾ, 
ਕਾਰਣ ਸੁਨਿ ਲੀਜੈ। 


'ਮਰਾਝ ਪਿੰਡ ਚੋਂ ਨਿਕਲ ਕੇ ਬੱਝੇ ਹੋਏ ਬਾਈ (੨੨) ਪਿੰਡ। 


'ਸਵਾ ਮਣ ਲੋਹੇ ਦੀ ਬਰਛੀ। 
'ਸ਼ਿਵ। “ਤਿੰਨਾਂ ਮੂੰਹਾਂ ਵਾਲਾ ਸ਼ਿਵਜੀ ਦਾ ਸ਼ਸਤੁ। 


'ਮਿਣਤੀ ਤੋਂ ਰਹਿਤ। 





808 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥੇ ਤਿਹ ਮਦ ਭੀਜੈ' ॥੩੫॥ 'ਤਿਸਦੇ ਮਾਂ ਤੇ ਪਿਉ ਪੂਰਨ ਜਵਾਨੀ ਦੀ ਮਸਤੀ ਵਿੱਚ ਭਿੱਜੇ 
ਹੋਏ ਸਨ। 

ਨਿਜ ਮੰਦਰ ਪੈ ਨਿਸਾ ਕੌ, 

ਜਬ ਸੋਏ ਦੋਈ। 

ਕਾਂਮ ਕੇਲ ਅਤਿ ਬਲ ਯੂਤੈ 

ਕਰਤੈਂ ਨਿਸ ਖੋਈ। 

ਤਿਸ ਨਿਸ ਤਿਸ ਕੌ ਗਰਭ ਭਾ, 

ਪੁਨ ਮੁਦ ਹੂੰ ਸੋਈ। 

ਪਤਿ ਤਿਸ ਕੇ ਹਲ ਜੋਤਯੋ, 

ਨਿਸ ਬੀਤੀ ਸੋਈ ॥੨੬॥ 

ਮੰਦਰ ਕੇ ਢਿਗ ਤਾਲ ਥਾ, 

ਬਡ ਜੰਗਲ ਭਾਰੀ। 

ਪਾਨਿ ਪੀਨ ਕੇਹਰਿ' ਅਯੋ, 

ਉਤ ਚਢਯੋ ਤਮਾਰੀ'। 

ਗਰਜਯੋ ਕੇਹਰਿ ਤਹਿ ਜਬੈ, 

ਤਬਹੀ ਵਹਿ ਜਾਗੀ। 

ਜਲ ਕੇਹਰਿ ਰਵਿ ਕੇ ਭਲੇ, 

ਪਹਿਲੇ ਮੁਖ ਲਾਗੀ ॥੩੭॥ 

ਧਰਿ ਧੀਰਜ ਪੇਖਤ ਰਹੀ, 

ਸੋ ਸਹਜਿ ਸੁਭਾਈ। 

ਸ਼ਕਤੀ ਤੀਨੋ ਕੀ ਪਰੀ, 

ਤਿਸ ਸੁਤ ਮੈ ਆਈ। 

ਜੈਤ ਪਿਰਾਣਾ ਯੌ ਭਯੋ, 

ਅਤਿਸੈ ਬਲਕਾਰੀ। 

ਧਾਂਕ ਦੇਸ ਮੈਂ ਪਰ ਰਹੀ, 

ਥੀ ਤਿਸ ਕੀ ਭਾਰੀ ॥੩੮॥ 

ਲਾਖੋਂ ਲੋਗ ਬਿਰਾਦਰੀ, 

ਥੀ ਤਿਸ ਅਨੁਸਰੀ। 

ਸ਼ਾਹੀ ਮਾਲ ਗੁਜ਼ਾਰ' ਥਾ, 

ਸੋਈ ਤਬਿ ਭਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਬਿ ਗੁਰੁ ਤਿਸ ਕੇ ਦੇਸ ਮੈਂ, 
ਬਿਚਰਤ ਸੁਖਦਾਈ। 

ਮਾੜੀ ਨਾਮ ਗ੍ਰਾਮ ਕੇ, 

ਢਿਗ ਉਤ੍ਹੇ ਜਾਈ ॥ ੩੯ ॥ 
ਜੈਤ ਪਿਰਾਣਾ ਭੀ ਮਿਲ੍ਯੋ, 


ਨਿਜ ਬਡਾ ਬਡੇਰਾ ॥ ੪੦॥ 
ਉਨ ਮੈ ਜੋ ਬਡ ਲੋਗ ਥੇ, 
ਜਬਿ ਗੁਰ ਢਿਗ ਆਏ। 


ਗੁਨ ਅਧਿਕ ਜਨਾਏ। 


ਗੁਰੁ ਉਨ ਕੇ ਸਿਰ ਧਰਿ ਛਟੀ, 


ਦਿਬ-ਦ੍ਰਿਸਟਿ' ਦਿਖਾਰੀ। 
ਪੇਖਯੋ ਉਨਿ ਨਿਜ ਬਡੇ ਕੋ, 
ਭਯੋ ਕਾਕ ਪਹਾਰੀ' ॥੪੧॥ 
ਸੋ ਸਬਿ ਤਬਿ ਗੁਰੁਸਿਖ ਭਏ, 
ਬਡ ਅਚਰਜ ਹੇਰਾ। 

ਤਜਜੋ ਜਠੇਰਾ' ਮਨਨ ਤੈ, 
ਔਰਨ ਕੋ ਫੇਰਾ'। 

ਤੌ ਭੀ ਮੂਰ' ਗਰੂਰਤਾ? 

ਉਰ ਮਾਂਹਿਂ ਰਖਾਂਹੀਂ। 

ਗਰਬ ਦੇਸ ਕੀ ਮਾਲਕੀ ਕਾ, 
ਬਹੁਤ ਜਨਾਂਹੀਂ ॥ ੪੨ ॥ 
ਸਿੱਧੂ ਜੱਟ ਮਰਾਝ ਕੇ, 

ਮਨ ਤਨ ਧਨ ਲਾਈ। 


'ਦੇਵ ਦ੍ਰਿਸ਼ਟੀ ਜਿਸ ਨਾਲ ਗੁਪਤਾਂ ਨੂੰ ਵੇਖ ਲਈਦਾ ਹੈ। 


'ਪਹਾੜੀ ਕਾਂ। 


809 





810 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੇਵੈਂ ਸਬਿ ਨਿਤ ਗੁਰੂ ਕੌ, 

ਧਰਿ ਸਿਦਕ ਮਹਾਂਈ। 

ਇਕ ਦਿਨ ਉਨਿ ਅਤਿ ਨਿੰਮ੍ਿ ਹੈ, 
ਗਰ ਅੰਚਰ ਡਾਰੀ'। 

ਹਾਥ ਜੋਰ ਕਰਿ ਗੁਰੂ ਪੈ, 

ਇਮ ਅਰਜ਼ ਗੁਜ਼ਾਰੀ ॥੪੨॥ 
ਹੇ ਗੁਰੁ ਕੌੜੇ ਜੱਟ ਏ, 

ਅਬਿ ਸਿਖ ਭੇ ਥਾਰੇ। 

ਸੁਲ੍ਹਾ ਹਮਾਰੀ ਇਨੌਂ ਕੀ, 

ਕਰਵਾ ਦਿਹੁ ਭਾਰੇ। 

ਇਕ ਤੌ ਗਾਂਮ ਬਸਾਨ ਕੇ ਹਿਤ, 
ਲੈ ਦਿਹੁ ਭੂੰਮੀਂ। 

ਜਹਿਂ ਹਮ ਕੂਪ ਲਗਾਇ ਕੈ, 
ਜਲ ਪੀਵਹਿਂ ਉੱਮੀਂ' ॥੪੪॥ 
ਔਰਤ ਹਮਰੀ ਕੂਪ ਪੈ, 


ਜਬਿ ਇਨ ਕੈ ਜੈ ਹੈਂ। 

ਜਲ ਲੇਵਨ ਹਿਤ ਯਹਿ ਤਬੈ, 

ਅਤਿਸੈ ਦੁਖ ਦੈਹੈਂ। 

ਚਰਸ' ਖਿਚਾਵਤ ਤਿਨੋ ਤੇ, 'ਵਾਰਾ- ਚੰਮ ਦਾ ਵੱਡਾ ਥੈਲਾ, ਜਿਸ ਨਾਲ ਖੂਹ ਵਿਚੋਂ ਪਾਣੀ 
ਕੱਢਦੇ ਸਨ। 


ਬੈਲਨ ਕੇ ਥਾਵੈਂ। 
ਉਪਰ ਬੈਨਤਿ ਲੱਜ ਕੇ 
ਨਿਰਲੱਜ ਹੂ ਗਾਵੈਂ ॥੪੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੇ ਹੈਂ ਬਹੁ ਭਾਈ' ॥੪੬॥ 
ਬੇਟੀ ਲੇਵਨ ਦੇਨ ਕੀ, 

ਪੁਨ ਸਾਂਝ ਰਖਾਵੈਂ। 

ਹਮ ਸ਼ਰਨਾਗਤਿ ਰਾਵਰੇ', 
ਹੈਂ ਪਰੇ ਨਿਥਾਵੈਂ'। 

ਥਾਂਵ ਨਿਥਾਵਿਆਂ ਕੇ ਗੁਰੂ, 
ਹੈਂ ਮਾਂਨ ਨਿਮਾਂਨਨਿ। 
ਬਿਨ ਓਟਯਾਂ ਕੀ ਓਟ ਭੀ, 
ਹਮ ਸੁਨੇ ਸੁ ਕਾਨਨਿ ॥੪੭॥ 
ਪੇਖਿ ਦੀਨਤਾ ਤਿਨੋ ਕੀ, 
ਗੁਰੁ ਬਿਰਦ' ਸੰਭਾਰਾ। 
ਕੌੜੇ ਚੌਧਰੀਓ' ਤਈਂ, 
ਨਿਜ ਨਿਕਟ ਹਕਾਰਾ'। 
ਗੁਰੁ ਜਬ ਹਿਤ ਉਪਕਾਰ ਕੇ, 
ਦੈ ਸੂਲ ਅਲਾਏ'। 

ਪੁਨ ਉਨਿ ਅਤਸੈ ਗਰਬ ਕੇ 
ਯੁਤ ਉੱਤਰ ਗਾਏ ॥੪੮॥ 
ਤੁਮ ਤੋ ਏਕ ਗ੍ਰਾਮ ਕੀ, 
ਚਹੁ ਜਿਮੀਂ ਦਿਵਾਈ। 

ਹਮ ਨਹਿ ਦੈਹੈਂ ਇਤਕ ਭੀ, 
ਜੋ ਜਉ ਪਰ ਆਈ'। 

ਹਮ ਮਾਲਕ ਹੈਂ ਦੇਸ ਕੇ, 
ਇਹੁ ਕਿਤ ਕੇ ਪਾਹੀ'। 
ਕੈਸੇ ਬੇਟੀ ਇਨੋ ਕੀ, 

ਹਮ ਲੇਵੈਂ ਬਜਾਹੀ ।੪੯॥ 
ਬਾਰ ਹਜਾਰਕ ਤੁਮ ਕਹੋ, 
ਇਹੁ ਹਮ ਨਹਿੰ ਮਾਨੈਂ। 
ਗਰਬ ਪਰਹਾਰੀ' ਗੁਰੂ ਜੀ, 
ਚਹਿਂ ਗਰਬ ਸੁ ਹਾਨੈਂ। 
ਸਹਿਜ ਸੁਭਾਇ ਬਖਾਨਯੋ, 


'ਜੌਂ ਦੇ ਦਾਣੇ ਉਪਰ ਆਵੇ ਭਾਵ ਬਹੁਤ ਥੋੜੀ ਜਿਹੀ ਵੀ। 


'ਬੇ ਮਾਲਕ, ਰਾਹੀ, ਪੱਖੀਵਾਸ। 


811 





812 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮ ਲੈ ਨਿਜ ਬੇਟੀ। 

ਜੈਹੋ ਇਨ ਕੇ ਦ੍ਰਾਰ ਪੈ, 

ਇਹੋ ਲੈਂਹ ਨ ਭੇਟੀ' ॥੫੦॥ ਮੇਲਣ ਵਾਸਤੇ (ਅ) ਸੰਬੰਧ ਕਰਨ ਵਾਸਤੇ। (ਏ) ਭੇਟਾ। 
ਦੇਸ ਮਾਲਕੀ ਕਾ ਤੁਮੈ, 

ਹੱਕਾਰ ਜੁ ਆਹੀ। 

ਇਹੁ ਮਾਲਕ ਹੂ ਦੇਸ ਕੇ, 

ਤੁਮ ਹੂੈਹੋ ਪਾਹੀ। 

ਅਬਿ ਮਦਦ ਹਮ ਇਨੋਂ ਕੀ, 

ਕਰਹੈਂ ਬਿਧਿ ਸਾਰੀ। 

ਬਚਨ ਨ ਤੁਮ ਮਮ ਮਾਨਜੋ, 

ਪਛੁਤੈਹੋ ਭਾਰੀ ॥੫੧॥ 

ਇਮ ਕਹਿ ਡੇਰਾ ਗੁਰੂ ਨੇ, 

ਨਿਜ ਕੂਚ ਕਰਾਯੋ। 

ਲੀਨੇ ਸੰਗਿ ਮਰਾਝ ਕੇ, 

ਉਨਿ ਪੁਤਿ ਇਮ ਗਾਯੋ। 

ਆਜ ਰੈਨ ਜਹਿੰ ਠਾਂ ਪਰੈ, 

ਤਹਿਂ ਨਗਰ ਬਸਾਵੋ। 

ਜੇ ਕੌੜੇ ਆ ਲੜੈਂਗੇ, 

ਤਬਿ ਲਰਿ ਜੈ ਪਾਵੋ ॥੫੨॥ 

ਹੇਤ ਪਾਂਡਵਨ ਕ੍ਰਿਸ਼ਨ ਨੇ, 

ਜਿਮ ਢਿਗ ਦੁਰਜੋਧਨ। 

ਪਾਂਚ ਪਿੰਡ ਜਾ ਮੰਗੇ ਥੇ, 

ਕਰਿ ਅਧਿਕ ਪ੍ਰਬੋਧਨ'। 'ਬਹੁਤ ਸਮਝਾ ਕੇ। 
ਸਹਿ ਗਰਬ ਇਮੈਂ ਹੈਂ। 

ਜਵ ਜਿਤਨੀਕ' ਜਮੀਨ ਭੀ, 'ਜੌਂ ਦੇ ਇਕ ਦਾਣੇ ਜਿੰਨੀ ਕੁ। 
ਮਲਕੀਅਤ ਨ ਦੈਹੈਂ ॥੫੩॥ 

ਯਹਿ ਸੁਨਿ ਕੁਪ ਕੈ' ਕ੍ਰਿਸ਼ਨ ਜੀ, ਕ੍ਰੋਧਵਾਨ ਹੋ ਕੇ। 
ਕਰਿ ਮਦਦ ਭਾਰੀ। 

ਜੰਗ ਜੀਤ ਕਰਵਾਇ ਕੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 813 


ਲੈ ਦਈ ਧਰ ਸਾਰੀ। 

ਭਾਵੀ ਪੇਰੇ ਕੌੜਿਯੋਂ, 

ਅਬਿ ਤਿਮੈਂ ਉਚਾਰੀ। 

ਨੇਤ ਸਨਾਤਨ' ਇਹੀ ਹੈ, 

ਪੁਭੁ ਗਰਬ ਪੁੁਹਾਰੀ ॥ ੫੪ ॥ 

ਮਗ ਮੈਂ ਕਰਤੇ ਬਾਤ ਯੋਂ, 

ਗੁਰੁ ਚਲੇ ਤਦਾਈ। 

ਨਿਸ ਭਈ ਪਾਂਚਕ ਕੋਸ ਪਹਿ, 

ਤਹਿਂ ਥਿਰੇ ਗੁਸਾਈ ॥੫੫॥ 

ਦੋਹਰਾ: 

ਦੂਸਰ ਦਿਨ ਤਿਸ ਠੌਰ ਗੁਰੁ, 

ਬਸਵਾਯੋ ਤਬਿ ਗ੍ਰਾਮ। 

ਨਾਮ ਬਡੇ ਪਰ ਉਨੀ ਕੇ ਧਰਯੋ 

ਮਰਾਝ ਸੁ ਨਾਮ ॥੫੬॥ 

ਜੈਤ ਪਿਰਾਣੇ ਆਦਿਕਨ 

ਪਾਇ ਸਰਬ ਇਹੁ ਭੇਤ। 

ਢੋਲ ਨਗਾਰੇ ਵਾਇ ਕੈ', 

ਚਢ ਆਏ ਰਣ ਹੇਤ ॥੫੭॥ 

ਚੌਪਈ: 

ਕੌੜੇ ਦੌੜੇ ਆਏ ਅਪਾਰੇ। 

ਤੀਨਕ ਸਹਸ' ਮਰਾਝੀ ਸਾਰੇ। 'ਤਿੰਨ ਹਜ਼ਾਰ। 

ਸੁਭਟ ਗੁਰੂ ਕਾ ਦੁਇਕ ਹਜਾਰੈਂ। 

ਪੈ ਗੁਰੁ ਬਰ' ਸਬਿ ਪਰ ਬਲਕਾਰੈਂ” ॥੫੮॥ 'ਗੁਰਾਂ ਦਾ ਵਰ। “ਬਲਵਾਨ ਹੈ। 

ਮਚਯੋ ਜੰਗ ਗਾਢਾ ਜਬ ਆਈ। 

ਦੁਹਿ ਤਿਸ ਤੈ ਭਟ ਲਰੇ ਮਹਾਂਈ। 

ਤਜੈਂ ਤੁਫੰਗ' ਖਤੰਗ” ਅਪਾਰੈਂ। 'ਬੰਦੂਕਾਂ। “ਤੀਰ। 

ਅੰਗ ਭੰਗ ਕਰਿ ਧਰ ਪਰ ਡਾਰੈਂ ॥੫੯॥ 

ਜਿਤ ਵਲ ਜੈਤ ਪਿਰਾਣਾ ਦੌੜੈ। 

ਜ੍ਰਾਨ ਕਿਕਾਂਨਨ ਰਾਖੈ ਥੌੜੈ'। 'ਜਵਾਨਾਂ ਤੇ ਘੋੜਿਆਂ ਨੂੰ ਥਾਂ ਹੀ ਰੱਖਦਾ ਹੈ ਭਾਵ ਮਾਰ ਦੇਂਦਾ 
ਹੈ। (ਥੋੜੈ-ਖੋੜ, ਠੌਰ, ਜਗ੍ਹਾ, ਥਾਂ।) 





814 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਡਰਿ ਮਰਾਝ ਕੇ ਗੁਰ ਢਿਗ ਆਏ। 

ਕਰੀ ਅਰਜ਼ ਯੁਤ ਗਰਜ਼' ਮਹਾਏ ॥੬੦॥ 'ਬਹੁਤ ਲੋੜ ਨਾਲ। 

ਮੋਹਨ ਕਾ ਨਾਤੀ' ਬਡ ਕਾਲਾ”। 'ਪੋਤ੍ਹਾ। “ਮਹਾਨ ਕੋਸ਼ ਦੇ ਲੇਖ ਅਨੁਸਾਰ ਕਾਲਾ, ਮੋਹਨ ਦਾ 
ਪੋਤ੍ਹਾ ਨਹੀਂ ਸਗੋਂ ਪੁੱਤਰ ਸੀ। ਮੋਹਨ ਦੇ ਪੁਤਰ ਸਨ ਵੱਡਾ ਰੂਪ 
ਚੰਦ ਤੇ ਛੋਟਾ ਕਾਲਾ ਜੀ। ਗਿ: ਗਿਆਨ ਸਿੰਘ ਜੀ ਨੇ ਤਵਾਰੀਖ 
ਗੁਰੂ ਖਾਲਸਾ ਭਾਗ ੧ ਛਾਪਾ ਪੱਥਰ ਦੇ ਪੰਨਾ ੨੫੪ ਤੇ ਕਾਲੇ ਦੇ 
ਵੱਡੇ ਭਰਾ ਦਾ ਨਾਮ ਕਰਮ ਚੰਦ ਲਿਖਿਆ ਹੈ ਜਿਸਦੇ ਪੁੱਤਰਾਂ 
ਫੂਲ ਤੇ ਸੰਦਲੀ ਨੇ ਢਿੱਡ ਵਜਾ ਕੇ ਗੁਰੂ ਹਰਿ ਰਾਇ ਸਾਹਿਬ ਜੀ 
ਤੋਂ ਰਾਜ ਦਾ ਵਰ ਲਿਆ ਸੀ। 


ਸਾਦਕ ਸਿੱਖ ਥਾ ਡੀਲ ਬਿਸਾਲਾ। 

ਤਾ ਕੇ ਗਰ ਗੁਰੁ ਨਿਜ ਤਰਵਾਰ। 

ਪਾਇ ਕਹਸੋ ਜਾ ਸੱਤ੍ਹ ਮਾਰ ॥੬੧॥ 

ਅੰਗ ਸੰਗ ਹਮ ਰਹੈਂ ਤਿਹਾਰੇ। 

ਡਰੋ ਨ, ਲਰੋ ਜੈਤ ਸੰਗਾਰੇ'। ਜੈਤ ਪਿਰਾਣੇ ਨਾਲ। 

ਕਾਲੇ ਕੋ ਇਮ ਮਾਲਮ ਭਯੋ। 

ਅਪੁਮਾਨ' ਬਲ ਮਾਨੋ ਪਯੋ ॥੬੨॥ 'ਮਾਪਣ ਤੋਂ ਰਹਿਤ ਭਾਵ ਬੇ-ਹਿਸਾਬ। 


ਸਨਮੁਖ ਜਾਇ ਠੋਕ ਭੁਜ ਬਾਈਂ'। 'ਖੱਬੀ ਬਾਂਹ। 

ਕਹਸੋ ਜੈਤ ਕੋ ਲਰ ਇਤ ਆਈ। 

ਇਹੁ ਸੁਨਿ ਜੈਤ ਅਧਿਕ ਮਨ ਕੁਪ ਕੈ। 

ਓਜ' ਸੰਭਾਰ ਪਾਉ ਨਿਜ ਰੁਪ ਕੈ” ॥੬੨॥ 'ਬਲ। “ਰੋਕ ਕੇ। 

ਕਾਲ ਜੀਹ ਸੀ ਲਹਿ ਲਹਿ ਕਰਤੀ। 

ਤਜੀ ਸੈਹਥੀ' ਕਾਂਪੀ ਧਰਤੀ। 'ਬਰਛੀ। 

ਜਨ ਰਾਵਨ ਲਛਮਣ ਪਰ ਡਾਰੀ। 

ਗਹੀ ਹਨੂ ਸਮ ਗੁਰੂ ਖਰਾਰੀ' ॥੬੪॥ 'ਖਰ ਦੈਂਤ ਦੇ ਵੈਰੀ ਰਾਮ ਸਰੂਪ ਸਤਿਗੁਰਾਂ ਨੇ ਹਨੂਮਾਨ ਵਾਂਗ 


ਫੜ ਲਈ। 

ਨਿਸਫਲ ਗਈ ਧਸੀ ਧਰ ਮਾਂਹੀ। 

ਜੈਤ ਕੋਪਿ ਪੁਨ ਦੂਸਰਿ ਬਾਹੀ'। 'ਦੂਜੀ ਮਾਰੀ। 

ਸੋ ਭੀ ਸਤਿਗੁਰੁ ਦੀਨੀ ਟਾਰੇ। 

ਅਤਲ ਬਿਤਲ' ਕਟਿ ਧਸੀ ਪਤਾਰੇ? ॥੬੫॥ __ ਸੱਤਾਂ ਪਤਾਲਾਂ ਵਿਚੋਂ ਪਹਿਲਾ ਤੇ ਦੂਜਾ ਪਤਾਲ। “ਕੱਟ ਕੇ 
(ਸਤਵੇਂ) ਪਤਾਲ ਵਿੱਚ ਜਾ ਧਸੀ। 

ਜੈਤ ਤੱਜਬ ਰਹਿ ਗੱਜਬ' ਭਰ ਕੈ। ਕ੍ਰੋਧ (ਨਾਲ)। 

ਤ੍ਰਿਤੀ ਗਹੀ ਪੁਨ ਅਤਿ ਬਲ ਕਰਿ ਕੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 815 


ਚਾਰ ਬੀਰ' ਗੁਰੁ ਪਠੇ ਤਹਾਂ ਹੈਂ। 

ਕੁਛ ਬਲ ਰੋਕਯੋ ਤਿਨ ਗਹਿ ਬਾਹੈਂ ॥੬੬॥ 

ਆਪ ਗੁਪਤ ਗੁਰੁ ਅੱਗੂ ਜੈ ਕੈ। 

ਥਿਰੇ ਰੋਕ ਹਿਤ ਅਹਿਰਣ ਲੈ ਕੈ। 

ਤੌ ਭੀ ਜੈਤ ਕੋਪਿ ਜਬਿ ਭਾਰੀ। 

ਸਾਂਗ ਸਾਰ' ਬਲ ਧਾਰ ਸੰਭਾਰੀ ॥੬੭॥ 

ਧਰ ਕੀ ਗਤਿ ਨੌਕਾ ਜਿਮ ਭਈ। 

ਹਾਲ ਚਾਲ ਤ੍ਰਿਲੋਕਹਿਂ ਪਈ। 

ਦਹਿਲੇ ਦਿੱਗਜ' ਸਿੰਧ ਉਛੱਲਾ। 'ਦਿਸਾਂ ਦੇ ਅੱਠ ਹਾਥੀ ਕੰਬ ਗਏ। 

ਝੁਕੇ ਸ਼ੇਸ਼ ਸਿਰ, ਕੂਰਮ' ਹੱਲਾ ॥।੬੮॥ 'ਕੱਛੂ (ਪੁਰਾਣਾਂ ਅਨੁਸਾਰ ਜਿਸ ਨੇ ਧਰਤੀ ਚੁੱਕੀ ਹੋਈ ਹੈ) 


ਹਿੱਲ ਗਿਆ। 
ਸੁਰ ਸਬਿ ਚਢਿ ਬਿਮਾਨ ਨਭ ਆਏ। 
ਹੂਰ ਪਰੀਨ ਸ਼ਿੰਗਾਰ ਸਜਾਏ। 
ਮਘਵਾ-ਜਿਤ', ਲਛਮਨ ਜਿਮ ਅਰੇ। 'ਇੰਦਹ ਨੂੰ ਜਿੱਤਣ ਵਾਲਾਰਾਵਣ ਦਾ ਪੁੱਤਰ ਮੇਘ ਨਾਦ। 
ਕਾਲਾ ਔਰ ਜੈਤ ਰਿਸ ਭਰੇ ॥ ੬੯॥ 


ਗੁਰੂ ਸਹਾਇ ਰਾਮ ਸਮ ਜਹਾਂ। 

ਕਾਲੇ ਕੋ ਤਬ ਡਰ ਹੈ ਕਹਾਂ। 

ਜੈਤ ਕੋਪ ਅਗਨੀ ਬਪੁ ਹੂੰ ਕੈ'। ਅੱਗ ਰੂਪ ਹੋ ਕੇ। 

ਗਰਜ ਤਰਜ ਘਨ ਤੜਤ ਲਜੈ ਕੈ' ॥ ੭੦ ॥ '(ਐਉਂ) ਗੱਜਦਾ ਤੇ ਤਾੜਦਾ ਹੈ ਕਿ ਬੱਦਲ ਤੇ ਬਿਜਲੀ ਨੂੰ 
ਸ਼ਰਮਿੰਦਾ ਕਰਦਾ ਹੈ। 

ਭਵਕ ਸ਼ੇਰ ਜਿਮ ਰਵਕ ਅਗਾਰੀ'। 'ਜਿਵੇਂ ਸ਼ੇਰ (ਰਵਕ) ਸ਼ਬਦ ਕਰਨ ਵਾਲੇ ਦੇ ਅਗੋਂ ਭਬਕ 


(ਮਾਰਦਾ ਹੈ)। 

ਤਕ ਕਾਲੇ ਪਰ ਸਾਂਗ ਪੁਹਾਰੀ। 

ਬੱਜੂ ਪਾਤ ਸੀ ਜਨ ਬਡ ਸੰਪਾ'। (ਇੰਦੂ ਦੇ) ਬੱਜ੍ਹ ਵਾਂਗ (ਪਾਤ) ਡਿੱਗੀ ਜਾਣੋਂ ਵੱਡੀ ਗਿਰਝ ਹੈ। 
(ਸੰਪਾ-ਸੰਪਾਤੀ ਦਾ ਸੰਖੇਪ। ਸੰਪਾਤੀ-ਸੂਰਜ ਦੇਰਥਵਾਹੀ 
ਅਰੁਨ ਦਾ ਪੁੱਤਰ। ਜਟਾਯੂ ਦਾ ਵੱਡਾ ਭਰਾ ਜੋ ਗਿਰਝ ਦੀ ਸ਼ਕਲ 
ਦਾ ਸੀ।) 

ਮਿਚੇ ਨੈਨ ਸਭਿ ਕਾ ਉਰ ਕੰਪਾ ॥ ੭੧॥ 

ਅਹਿਰਣ ਛੇਦ' ਭੇਦ” ਜਿਹਿ ਢਾਲੈ। ਕੱਟ ਕੇ। “ਵਿੰਨ੍ਹ ਕੇ। 

ਦਾਂਤ ਪਾਂਤਿ ਭਨ ਗੇਰਯੋ ਕਾਲੈ। 

ਆਧ ਘਟੀ ਲੌ ਮੁਰਛਿਤ ਰਹਜੋ। 

ਗੁਰੁ ਕ੍ਰਿਪਾ ਤੇ ਪੁਨ ਉਠਿ ਕਹਯੋ ॥ ੭੨॥ 





816 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੀਨ ਬਾਰ ਤੁਮਹੂੰ ਕਰ ਲੀਨੇ। 

ਅਬਿ ਦੈ ਜਾਹੁ ਬਾਰ ਮਮ ਪੀਨੇ। 

ਇਮ ਲਲਕਾਰ ਧਾਰ ਰਿਸ ਭਾਰੀ। 

ਓਜ' ਸੰਭਾਰ ਤਰਵਾਰ ਉਭਾਰੀ? ॥ ੭੨ ॥ 
ਤਿਸ ਦਿਸ ਬਢਿ' ਤਕ ਐਸ ਚਲਾਈ। 
ਕਰਿ ਦੁ ਟੂਕ ਧਰ ਦਯੋ ਗਿਰਾਈ। 

ਮਰਜੋ ਜੈਤ ਜਬਿ ਜੈਤ ਆਸ ਤਜਿ'। 
ਕੌੜੇ ਗਏ ਸਭੈ ਇਤ ਉਤ ਭਜ ॥ ੭੪ ॥ 
ਪਾ ਮਰਾਝ ਕੇ ਫਤੇ ਸੁ ਆਏ। 

ਗੁਰੁ ਕੇ ਪਗ ਪੰਕਜ ਲਪਟਾਏ। 

ਕਹੈਂ ਮਾਥ ਹਮਰੈ ਧਰਿ ਹਾਥ। 

ਕਰਯੋ ਅਨਾਥਨ ਤੈ' ਅਜ ਨਾਥ? ॥ ੭੫॥ 
ਰਾਵਰ ਕੀ ਕ੍ਰਿਪਾ ਤੇ ਕਾਲੈ। 

ਮਾਰਯੋ ਜੈਤ ਜੁ ਬਲੀ ਬਿਸਾਲੈ। 

ਅਬਿ ਹਮ ਕਿਸਹੂੰ ਤੇ ਨਹਿ ਹਾਰੈਂ। 
ਜਿਤਕ ਚਾਹਿ ਹੂ ਧਰਾ ਸੰਭਾਰੈਂ ॥ ੭੬ ॥ 
ਕਾਲੇ ਜਬੈ ਗਰਬ ਸਹਿਰਰਾ'। 

ਬਾਰ ਬਚਾਇ ਸੱਤ੍ਹ ਮੈਂ ਹਰਾ'। 

ਤਬਿ ਗੁਰੁ ਅਹਿਰਣ ਛਿਦੀ ਦਿਖਾਈ। 
ਰਣ ਮੱਦਤ ਸਥਿ ਕਥਾ ਸੁਨਾਈ ॥ ੭੭॥ 
ਨਿਜ ਕਰ' ਜਖਮੀ ਭਯੋਂ ਦਿਖਾਯੋ। 
ਨਿਸਚਾ ਤਬਿ ਮਰਾਝੀਅਨਿ ਆਯੋ ॥ ੭੮॥ 
ਦੋਹਰਾ: 

ਗਰਬ ਪਰਹਾਰੀ ਸਤਿਗੁਰੂ, 
ਕੌੜਿਯੋਂ ਤਈਂ ਹਰਾਇ। 

ਸ਼ਰਨਾਗਤ ਮਰਾਝੀਅਨ, 

ਕੋ ਬਡ ਫਤੇ ਦਿਲਾਇ ॥ ੭੯॥ 

ਕਿਤਕ ਮਾਸ ਤਿਸ ਦੇਸ ਮੈਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 817 


ਪਹੁੰਚੇ ਤਿਸ ਹੀ ਨੌਰ ॥੮੦॥ 
ਚੌਪਈ: 

ਜਹਾਂ ਜਾਇ ਗੁਰੁ ਡੇਰਾ ਡਾਰੈਂ। 

ਨਿਕਟ ਗ੍ਰਾਮਨ ਕੇ ਨਰ ਨਾਰੈਂ। 

ਜਥਾ ਸ਼ਕਤਿ' ਧਨ ਲੈ ਲੈ ਆਵੈਂ। 

ਅਰਪਿ ਗੁਰੂ ਕੋ ਦਰਸ਼ਨ ਪਾਵੈਂ ॥੮੧॥ 
ਜੈਸੀ ਕਰੈ ਕਾਮਨਾ ਕੋਈ। 

ਪੂਰੈਂ ਸਤਿਗੁਰ ਸਬਿ ਕੀ ਸੋਈ। 

ਦੇਸ ਵੀਚ ਸਤਿਗੁਰ ਬਹੁ ਫਿਰੇ। 

ਸਿੱਖ ਨਿਹਾਲ ਬਿਸਾਲਹਿਂ ਕਰੇ ॥੮੨॥ 
ਪੁਨ ਮਰਾਝ ਕੀ ਦਿਸ ਚਲ ਆਏ। 
ਕਾਲੇ ਆਦਿ ਮਿਲੇ ਸਮੁਦਾਏ। 

ਸੇਵਾ ਕਰੀ ਅਧਿਕ ਧਰਿ ਸ਼ਰਧਾ। 

ਜਾਂ ਤੇ ਪੁੰਨਯ ਪ੍ਰੇਮ ਬਹੁ ਬਰਧਾ' ॥ ੮੩॥ 
ਕਰਮ ਚੰਦ ਕਾਲੇ ਕਾ ਭਾਈ। 


ਗਯੋ ਹੁਤੋਂ ਪੁਲੋਕ ਸਿਧਾਈ। 

ਤਿਸ ਕੇ ਸੁਤ ਜੁਗ ਲਘੁ ਬਯ' ਰਹੇ। 'ਦੋ ਪੁੱਤਰ ਛੋਟੀ ਉਮਰ ਦੇ। 

ਲੋਹੀਆ' ਔਰ ਸੰਦਲੀ ਅਹੇ ॥੮੪॥ 'ਕਵਿ ਜੀ ਨੇ ਆਪਣੀ ਲਿਖਤ ਤਵਾਰੀਖ ਗੁਰੂ ਖਾਲਸਾ ਭਾਗ 
ਪਹਿਲਾ ਛਾਪਾ ਪੱਥਰ ਦੇ ਪੰਨਾ ੨੫੪ ਤੇ ਲੋਰੀਆ ਦੀ ਥਾਂ ਨਾਮ 
ਫੂਲ ਲਿਖਿਆ ਹੈ। 


ਦੋਨੋ ਕੋ ਕਾਲਾ ਸਿਖਰਾਇ। 

ਲੈ ਗਯੋ ਨਿਕਟਿ ਗੁਰੂ ਹਰਿਰਾਇ। 
ਕਰਿ ਬੰਦਨ ਗੁਰ ਸਨਮੁਖ ਖਰੇ। 
ਬਾਲਨ ਪੇਟ ਬਜਾਵਨ ਕਰੇ ॥੮੫॥ 
ਪਿੱਖ ਕਰਿ ਗੁਰੁ ਕਾਲੇ ਕੋ ਬੂਝਯੋ। 
ਇਨੈ ਬਾਲਕਨ ਕੋ ਕਯਾ ਸੂਝਯੋ। 
ਹਾਥ ਜੋਰਿ ਤਬਿ ਕਾਲੇ ਕਹਾ। 

ਇਨ ਕੋ ਭੂਖ ਸੰਤਾਵਤ ਮਹਾਂ ॥੮੬॥ 
ਮਾਤ ਪਿਤਾ ਇਨ ਕੇ ਮਰ ਗਏ। 
ਰਾਵਰ ਕੀ ਸ਼ਰਣੀ ਆ ਪਏ। 

ਆਪ ਗਰੀਬ ਨਿਵਾਜ ਸਦੈ ਹੋ। 





818 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਹੋ ਰੰਕ ਤੈ ਰਾਵ' ਬਨੈ ਹੋ ॥੮੭॥ 

ਬਾਲ ਅਨਾਥ ਗਰੀਬ ਨਿਮਾਨੇ। 

ਪਰੇ ਆਪ ਕੀ ਸ਼ਰਣ ਨਿਦਾਂਨੇ'। 

ਇਮ ਸੁਨਿ ਸ੍ਰੀ ਗੁਰੁ ਢੁਰਿ' ਕ੍ਰਿਪਾਲੈਂ। 

ਕਹਯੋ ਭੋਗ' ਇਨਿ ਮਿਲੈ ਬਿਸਾਲੈਂ ॥੮੮॥ 
ਇਨ ਕੇ ਪਾਛੇ ਲਾਖੋਂ ਖੈਹੈਂ। 

ਜਮਨਾ ਲੌ ਨਿਜ ਅਸੂ ਫਿਰੈ ਹੈਂ। 

ਇਨ ਕੀ ਅੰਸ' ਰਾਜ ਬਡ ਕਰਿ ਹੈ। 

ਬਹੁਤ ਪੁਸ਼ਤਨ ਲੌ' ਆਨੰਦ ਧਰਿ ਹੈ ॥੮੯॥ 
ਸੁਨਿ ਬਰ ਵਰ ਯੁਤ' ਗੁਰ ਕੇ ਬੈਨਾ। 

ਕਾਲਾ ਭਯੋ ਪੁਫੁੱਲਤ ਨੈਨਾ। 

ਕਰਿ ਬੰਦਨ ਨਿਜ ਘਰਿ ਮੈ ਆਯੋ। 

ਨਿਜ ਤਿਯ ਪੁਤਿ' ਸਬਿ ਹਾਲ ਸੁਨਾਯੋ ॥ ੯੦॥ 
ਕੋਪ ਹੋਇ ਭਾਖਯੋ ਤਿਸ ਤੀਆ। 

ਗੁਰ ਕਾ ਬਚਨ ਨ ਟਰੈ ਕਦੀਆ। 

ਸੁਤ ਸ਼ਰੀਕ ਕੇ ਨ੍ਰਿਪ ਜਬਿ ਹ੍ਹੈ ਹੈਂ। 

ਤੁਵ ਸੰਤਤਿ ਇਨ ਪਰਜਾ ਥੈ ਹੈ ॥੯੧॥ 
ਕਰਿ ਖੇਤੀ ਇਨ ਕੋ ਦਿਹ' ਹਾਲਾ'। 

ਤੁਮ ਕੋ ਭਲ ਬਰ ਮਿਲਯੋ ਦੁਸਾਲਾ'। 

ਸੁਨਿ ਕਾਲੇ ਦਾਰਾ ਪ੍ਰਤਿ ਕਹਾ। 

ਭਾਗ ਇਨੋ ਕੇ ਗੁਰ ਬਰ ਲਹਾ ॥ ੯੨॥ 

ਮੈਂ ਨਹਿਂ ਥਾ ਕੁਛ ਮਥ ਕਰਿ ਗਯੋ। 

ਔਚਕ' ਖੁਸ਼ ਹ੍ਹੈ ਗੁਰ ਬਰ ਦਯੋ। 

ਬੁਹਮਾ ਭੀ ਅਬਿ ਮੇਟਿ ਨ ਸਕ ਹੈ। 

ਹਮ ਸਬਿ ਬਿਧਿ ਇਸ ਮਾਂਹਿਂ ਅਸ਼ਕ ਹੈਂ” 
॥੯੩॥ 

ਕਹਯੋ ਤੀਆ ਅਬਿ ਨਿਜ ਸੁਤ ਲੈ ਕੈ। 

ਜਾਹੁ ਗੁਰੂ ਪੈ ਤਯੋਂ ਹੀ ਕੈ ਕੈ। 
ਦਿਲਵਾਵਹੁ ਬਰ ਕੁਛ ਭੀ ਇਨੈ। 

ਜਾਂ ਤੇ ਧੀਰਜ ਹਮਰੇ ਬਨੈ ॥ ੯੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 819 


ਮਾਨ ਬੈਨ ਨਿਜ ਸੁਤ ਲੈ ਕਾਲਾ। 

ਗਯੋਂ ਚਲਾਯੋਂ ਸੋਈ ਚਾਲਾ। 

ਸੀ ਹਰਿਰਾਇ ਹੇਰਿ ਮੁਸਕਾਏ। 

ਬ੍ਰਿਦ ਸੰਭਾਰ ਉਦਾਰ ਮਹਾਂਏ' ॥ ੯੫॥ 'ਵੱਡੀ ਉਦਾਰਤਾ ਦਾ ਆਪਣਾ (ਬ੍ਰਿਦ) ਸੁਭਾਉ ਚੇਤੇ ਕਰਕੇ। 
ਕਹਯੋ ਅਹੋ ਕਾਲਾ ਤੁਵ ਦਾਰਾ। 

ਨਿਜ ਸੁਤ ਦੈ ਬਰ ਲੈਨ ਪਠਾਰਾ'। 'ਭੇਜਿਆ ਹੈ। 

ਨ੍ਰਿਪ ਤੌ ਉਨ ਹੀ ਕੇ ਸੁਤ ਹੂ ਹੈਂ। 

ਨਿਜ ਬਾਹੀ' ਯਹਿ ਭੀ ਖੁਦ ਖੈ ਹੈਂ ॥।੯੬॥ 'ਆਪਣੀ (ਜ਼ਮੀਨ) ਵਾਹ ਕੇ। 

ਇਹੁ ਬਰ ਲੈ ਕਾਲਾ ਘਰ ਗਯੋ। 

ਜਿਮ ਗੁਰੁ ਕਹਯੋ ਤੈਸ ਹੀ ਭਯੋ। 

ਅਬਿ ਲੌ ਸੰਤਤਿ ਤਿਨ ਕੀ ਤਹਿ ਹੀਂ। 

ਹੈ ਬਹੁ, ਨਿਜ ਬਾਹੀ ਕਰਿ ਖਹਿਂ ਹੀਂ' ॥੯੭॥ _'ਖਾੰਦੇ ਹਨ ਭਾਵ ਉਨ੍ਹਾਂ ਦੀ ਜ਼ਮੀਨ ਦਾ ਮਾਮਲਾ ਮੁਆਫ਼ ਸੀ। 


ਫੁਲ ਸੰਦਲੀ' ਕਾ ਸੁਤ ਭਯੇ। 'ਫੂਲ ਤੇ ਸੰਦਲੀ ਦੋਨੋ ਭਰਾ ਸਨ ਦੇਖੋ ਬਿਸ੍ਰਾਮ ੩੧ ਦੇ ਅੰਕ 
ਵ ੮੪ ਦੀ ਟਿੱਪਣੀ। 


ਜਾ ਕਾ ਬੰਸ ਹੰਸ ਸਮ ਛਯੋ'। 'ਸੂਰਜ ਵਾਂਗ ਫੈਲਿਆ ਹੈ। 
ਫੈਲ ਫੂਲ ਫਲ ਫਬ ਸਬਿ ਰਹੇ। 

ਬਿਦਤ ਅਦਿਤ ਸਮ' ਜਗ ਪਰ ਅਹੇ ॥੯੮॥ __ 'ਸ਼ੂਰਜ ਵਾਂਗ ਮਸ਼ਹੂਰ। 
ਨਾਭੇ, ਜੀਂਦ, ਪਟਿਯਾਲੇ ਵਾਲੇ। 

ਆਦਿਕ ਪਿਖੀਅਤ ਨ੍ਰਿਪ ਬਿਸਾਲੇ। 

ਯਾ ਬਿਧਿ ਸ੍ਰੀ ਹਰਿਰਾਇ ਕ੍ਰਿਪਾਲੂ। 

ਦੈ ਬਰ ਕਰੇ ਰੰਗ ਭੂਪਾਲੂ' ॥ ੯੯ ॥ 

ਗੁਰ ਕੇ ਬਚਨ ਅਮੋਘ ਅਮੇਟੈਂ”। 

ਰਾਮ ਬਾਨ ਜਿਮ ਕਾਲ ਚਪੇਟੈ'। 

ਬ੍ਰਹਮ ਅਸਤੁ ਪੁਨ ਚਕੂ ਬਿਸ਼ਨੁ ਕੋ। 

ਸ਼ਿਵ ਤ੍ਰਿਸੂਲ ਅਰ ਬੱਜੂ ਜਿਸ਼ਨ ਕੋ' ॥੧੦੦॥ 

ਬਰ ਸੁਾਪ ਸਬਿ ਤਜੋਂ ਗੁਰੁ ਕੇਰੇ। 

ਫਲ ਅਖੰਡ' ਦੈਹੈਂ ਹਮ ਹੇਰੇ ।੧੦੧॥ 

ਦੋਹਰਾ: 

ਬਰ ਬਿਸਾਲ ਨਿਜ ਸਿੱਖਨ ਕੌ, 

ਦੈ ਕਰਿ ਕੀਨ ਨਿਹਾਲ। 





820 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਲ ਤਹਾਂ ਤੈ ਸੈਲ ਕਿਯ, 

ਦੇਸ ਬਿਰਾੜਨ ਸਾਲ' ॥੧੦੨॥ 

ਬਰ ਸਰਾਪ ਗੋਰੇ' ਦਏ, 

ਗੌਰੇ ਕਉ ਜਿਸੁ ਭਾਂਤਿ। 

ਆਗੇ ਗਾਥਾ ਸੋ ਸੁਨੋ, 
ਕਹਿਹੋਂ ਤਨਕ' ਬਖਯਾਤ ॥ ੧੦੩ ॥ 
ਚੌਪਈ: 

ਭਾਈ ਭਗਤੂ ਕਾ ਸੁਤ ਗੌਰਾ। 

ਬਲੀ ਬਹਾਦਰ ਥਾ ਤਬਿ ਗੌਰਾ। 

ਤੀਨ ਚਾਰ ਸੌ ਸੰਗ ਅਸਵਾਰ। 

ਰਹਤ ਬਿਰਾੜਨ ਕੇਰ ਜਰਾਰ' ॥ ੧੦੪ ॥ 
ਦੂਰ ਦੂਰ ਲੌ ਧਾੜੇ' ਮਾਰਤਿ। 

ਨਿਜ ਸ਼ਰਨਾਗਤਿ ਕੌ ਨਿਤ ਪਾਰਤਿ'। 
ਪਰਮ ਜੰਗ ਜਹਿਂ ਠਾਂ ਆ ਪਰੈ। 

ਗੌਰਾ ਜਾਇ ਅੱਗੂ ਤਹਿਂ ਲਰੈ ॥੧੦੫॥ 
ਮਨੁ ਤਨੁ ਧਨੁ ਅਰਪਜੋ ਗੁਰੁ ਤਾਂਈ। 
ਕਰੈ ਸੇਵ ਗੁਰ ਕੀ ਬਹੁ ਭਾਈ'। 

ਦੇਗ ਤੇਗ ਬਚਨਾ ਕਾ ਪੂਰਾ। 

ਰਿੱਧਿ ਸਿੱਧਿ ਰਹਿੰ ਖਰੀ ਹਜੂਰਾ ॥ ੧੦੬॥ 
ਬਰ ਸਰਾਪ ਜੋ ਮੁਖ ਤੇ ਕੈ ਹੈ। 
ਤਤਛਿਨ ਫਲ ਤੈਸਾ ਜਨ ਪੈ ਹੈਂ। 

ਬੀਰ' ਪੀਰ? ਸਬਿ ਬਿਧਿ ਸੌਂ ਨਾਗਰ”। 'ਸੂਰਮਾ। “ਕਰਾਮਾਤੀ। 'ਚਤੁਰ। 
ਮਾਨਤ ਲਾਖੋਂ ਲੋਗ ਉਜਾਗਰ ॥ ੧੦੭॥ 
ਗੁਰ ਸਮੀਪ ਬਹੁ ਦਿਵਸ ਰਹਾਵੈ। 

ਕਰੈ ਸੇਵ ਗੁਰਦੇਵ ਰਿਝਾਵੈ। 

ਜੀਵਨ ਨਾਮ ਦੁਤੀ ਤਿਹ ਭਾਈ। 

ਗੁਰੁ ਸੇਵਾ ਮੈਂ ਰਹੈ ਸਦਾਈ ॥ ੧੦੮ ॥ 
ਬ੍ਰਿਧਾ ਪਨ ਮੈ ਭਗਤੂ ਭਾਈ। 

ਸੰਗ, ਕਰਤਿ ਗੁਰੁ ਹਸੀ ਸਦਾਈ। 

ਬ੍ਰਿਧ ਭਯੋ ਤੂੰ ਅਧਿਕ ਮਹਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 821 


ਚਹੀਏ ਤਰਨੀ ਘਰਨੀ' ਬਯਾਹੀ ॥ ੧੦੯॥ 
ਗੁਰੁ ਬਚ ਸਫਲ ਕਰਨ ਹਿਤ ਭਾਈ। 

ਇਕ ਦਿਨ ਆਵਤ ਮਗ ਠਹਰਾਈ। 

ਪਿਖੀ ਜਾਟ ਕੀ ਸੁਤਾ ਕੁਮਾਰੀ'। 

ਖੇਤ ਬਾਜਰੇ ਕੀ ਰਖਵਾਰੀ ॥ ੧੧੦ ॥ 
ਚਢੀ ਮਨ੍ਹੇ' ਪਰ ਥੀ ਸੋ ਹੇਰੇ?। 


ਭਾਈ ਫਿਰ ਕਰਿ ਤਾਂਹਿ ਚੁਫੇਰੇ। 

ਕਹਯੋ ਲਏ ਮੈ ਤੁਮ ਸੋਂ ਫੇਰੇ। 

ਸਾਖੀ ਸੂਰ ਮੂਰ ਬਨ ਕੇਰੇ' ॥ ੧੧੧॥ 
ਕੰਨਯਾ ਸੁਨਿ ਲੱਜਤ ਜ਼ੁਪ ਰਹੀ। 

ਭਾਈ ਆਇ ਗੁਰੂ ਢਿਗ ਕਹੀ। 

ਬਚਨ ਤੁਮਾਰਾ ਮੈਂ ਸਫਲਾਯੋ। 

ਮਗ ਮੈਂ ਆਜ ਬਜਾਹਿ ਕਰਿ ਆਯੋ ॥ ੧੧੨॥ 
ਕੁਛ ਦਿਨ ਪਾਛੇ ਭਾਈ ਮਰਾ। 

ਸੁਨਿ ਉਸ ਕੰਨਯਾ ਇਹੁ ਪ੍ਰਨ ਧਰਾ। 

ਮੈਂ ਭਾਈ ਭਗਤੂ ਨੇ ਬਯਾਹੀ। 

ਥਿਰੋਂ ਰੰਡਿ ਅਬਿ ਬਰੋਂ ਨ ਕਾਂਹੀਂ ॥ ੧੧੩॥ 
ਭਾਈ ਗੌਰਾ ਇਹ ਕਥ ਸੁਨਿ ਕੈ। 

ਨਿਜ ਘਰ ਮੈਂ ਲੈ ਗਯੋ 

ਤਿਹ, ਗੁਨਿ ਕੈ। 

ਨਿਜ ਮਾਤਾ ਥਪਿ' ਸੇਵ ਕਮਾਈ। 

ਜਤ ਸਤ ਮੈਂ ਸੋ ਰਹੀ ਥਿਰਾਈ' ॥ ੧੧੪॥ 
ਰੂਪ ਵਤੀ ਸਮਰਤੀ ਸੁਹਾਈ'। 

ਮਾਨਤਿ ਤਾਹਿ ਲੋਗ ਸਮੁਦਾਈ। 

ਇਕ ਦਿਨ ਗੁਰੁ ਕੀ ਸਭਾ ਮਝਾਰੀ। 

ਬੈਠਾ ਥਾ ਗੋਰਾ ਬਲਕਾਰੀ ॥ ੧੧੫॥ 
ਹਾਸ ਬਿਲਾਸ ਭਯੋ ਕੁਛ ਤਹਾਂ। 

ਜੱਸੇ ਹੱਸ ਗੌਰੇ ਪੁਤਿ ਕਹਾ। 


'ਜਵਾਨ ਇਸਤ੍ਹੀ। 


'ਕੰਵਾਰੀ ਪੁੱਤਰੀ। 


'ਮਨ੍ਹਾਂ- ਖੇਤ ਦੇਰਾਖਿਆਂ ਦਾ ਆਪਣੇ ਬੈਠਣ ਤੇ ਪੈਣ ਲਈ ਚਾਰ 
ਲੱਕੜਾਂ ਗੱਡ ਕੇ ਘਾਹ ਫੂਸ ਕਾਨਿਆਂ ਨਾਲ ਉੱਚਾ ਕਰ ਕੇ 
ਛੱਤਿਆ ਵਿਚਕਾਰ ਲਾ ਥਾਂ। “ਉਸ ਨੂੰ ਵੇਖ ਕੇ। 


'ਸੂਰਜ ਤੇ ਜੰਗਲ ਦੇ (ਮੂਰ) ਬ੍ਰਿੱਛ ਗਵਾਹ ਹਨ। 


'ਆਪਣੀ ਮਾਂ ਬਣਾ ਕੇ। 
ਬੈਠੀ ਰਹੀ। 
'ਕਾਮ ਕੀ ਇਸਤਰੀ ਵਰਗੀ ਸੁੰਦਰ। 





822 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਈ ਭਗਤੂ ਕੀ ਜੋ ਨਾਰੀ। 

ਅਹੇ ਜਵਾਂਨ ਸਮਾਨ ਹਮਾਰੀ ॥ ੧੧੬॥ 
ਤੁਮਰੇ ਕਾਮ ਕਿਸੀ ਕੇ ਨਾਹੀ। 

ਦੇ ਡਾਰੋਂ ਮੁਝ ਕੋ ਅਬਿ ਵਾਹੀ। 

ਹਮ ਦੋਨੋ ਸਮ ਉਮਰ ਸਰੂਪੈਂ। 

ਜੋੜੀ ਜੁੜ ਹੈ ਖੂਪ ਅਨੂਪੈਂ ॥੧੧੭॥ 
ਸੁਨਿ ਗੋਰਾ ਮਨਿ ਅਧਿਕ ਰਿਸਾਨਾ'। 


ਗੁਰੁ ਸਨਮੁਖ ਕੁਛ ਬਸ ਨ ਬਸਾਨਾ'। 

ਪੈ ਮਨ ਹੀ ਮਨ ਮੈ ਬਹੁ ਰਿਸ ਹੀ। 

ਜ਼ਖ਼ਮ ਕੁਵਾਕ ਕੇਰ ਨਿਤ ਰਿਸਹੀ' ॥ ੧੧੮॥ 
ਲਾਲ ਨੈਨ ਕਰਿ ਨਿਰਥੈ' ਤਾਂਹੀ। 

ਗੁਰੁ ਤੈ ਡਰੈ ਹਰੈ' ਤਿਸ ਨਾਹੀ। 

ਜੱਸਾ' ਗੁਰੁ ਕਾ ਚੌਰ ਬ੍ਰਦਾਰੂ। 


ਥਾ ਬਡ ਸਾਦਿਕ ਸੇਵਕ ਭਾਰੂ ॥ ੧੧੯ ॥ 
ਗੁਨ ਗਨ ਸਦਨ' ਮਦਨ ਜਨ ਰੂਪੈ?। 
ਹਾਜਰ ਰਹੈ ਗੁਰੂ ਕੈ ਖੂਪੈਂ'। 

ਇਕ ਦਿਨ ਚਢਿ ਤੁਰੰਗ ਪਰ ਜੱਸਾ। 
ਗਯੋ ਸੈਰ ਹਿਤ, ਸੱਤ੍ਰਹਿ ਪੱਸਾ' ॥੧੨੦॥ 
ਦਾਵ ਤਕਾਵ ਰਹਯੋ ਥਾ ਗੌਰਾ। 
ਮਰਵਾਯੋ ਜੱਸਾ ਤਿਸ ਨੌਰਾ। 

ਸਾਰ' ਪਾਇ ਗੁਰੁ ਰਿਸ ਬਡ ਧਾਰੀ। 

ਥਾ ਸੇਵਕ ਸੋ ਗੁਰੁ ਕਾ ਭਾਰੀ ॥ ੧੨੧॥ 
ਦਏ ਸ੍ਰਾਪ ਗੋਰੇ ਕੋ ਗੌਰੇ'। 

ਹੋਹਿੰ ਦੁਖਦ ਜੋਊ ਸਬਿ ਤੌਰੇ'। 

ਪੁਨ ਭਾਖਯੋ ਮਮ ਮੁਖ ਨਹਿ ਲਾਗੈ। 
ਫਾਂਸੀ ਪਾਇ ਮਰੈ ਦੁਖ ਪਾਗੈ' ॥ ੧੨੨॥ 
ਗੌਰੇ ਸੁਨੇ ਸੁਪ ਬਹੁ ਜਬ ਹੀ। 

ਮਨ ਮੈ ਝੁਰੈ ਦੁਖੀ ਭੁ' ਤਬਿ ਹੀ। 


ਗੁੱਸੇ ਹੋਇਆ। 
'ਵਾਹ ਨ ਚਲਿਆ। 


'ਖੋਟੇ ਬਚਨ ਦਾ ਜ਼ਖਮ ਨਿਤਰਸਦਾ ਭਾਵ ਵਗਦਾ ਰਹਿੰਦਾ ਹੈ। 
ਦੇਖਦਾ ਹੈ। 
'ਮਾਰਦਾ। 


'ਕਵਿ ਜੀ ਨੇ ਆਪਣੀ ਲਿਖਤ ਤਵਾਰੀਖ ਗੁਰੂ ਖਾਲਸਾ ਭਾਗ 
ਪਹਿਲਾ ਛਾਪਾ ਪੱਥਰ ਦੇ ਪੰਨਾ ੨੫੫ ਤੇ ਚੌਰ ਬਰਦਾਰ ਦਾ 
ਨਾਮ 'ਜੈਤਾ' ਲਿਖਿਆ ਹੈ। 


'ਸਾਰੇ ਗੁਣਾਂ ਦਾ ਘਰ। “ਰੂਪ ਜਾਣੋ ਕਾਮ ਵਰਗਾ (ਸੁੰਦਰ) ਸੀ। 
'ਚੰਗੀ ਤਰ੍ਹਾਂ (ਹਰ ਵਕਤ)। 


(ਗੋਰੇ ਨੇ ਆਪਣੇ) ਵੈਰੀ (ਜੱਸੇ) ਨੂੰ ਵੇਖਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 823 


ਕਹੈ, ਸੁਾਾਪ ਗੁਰੁ ਦੀਨੇ ਜੇਤੇ। 

ਹਮੇ ਭੋਗਨੇ ਪਰ ਹੈਂ ਤੇਤੇ ॥ ੧੨੩ ॥ 
ਠੀਕ ਅਲੀਕ ਲੀਕ ਸਿਲ ਸੇ ਹੈੱ”। 'ਪੱਥਰ ਕੀ ਲਕੀਰ ਵਾਂਗ (ਅਲੀਕ) ਅਮੇਟ ਹਨ। 
ਬੁਹਮਾ ਭੀ ਨਹਿ ਮੇਟ ਸਕੇ ਹੈ। 

ਸੂਰ ਸਸੀ ਜੌ ਟਰੈਂ ਤੁ ਟਲ ਹੈਂ। 

ਧੂਵ ਮੇਰੁ ਧਰ ਚਲੈ ਤੁ ਚਲ ਹੈਂ ॥੧੨੪॥ 
ਅਗਨਿ ਸੀਤ ਹੈ ਜਲ ਭਲ ਦਾਹੈ'। 

ਗੰਗ ਜਮੁਨ ਜੇ ਉਲਟੀ ਜਾਹੈ। 

ਤੌ ਭੀ ਗੁਰ ਮੁਖ ਤੇ ਕਹਿੰ ਜੋ ਹੈਂ। 

ਅਨਥਾ' ਹੈ ਨ ਕਦਾਚਿਤ ਸੋ ਹੈਂ ॥ ੧੨੫ ॥ 
ਅਸ ਵਿਚਾਰ ਗੌਰਾ ਬਹੁ ਝੁਰੈ। 
ਬਖਸ਼ਾਵਨ ਹਿਤ ਉੱਦਮ ਕਰੈ। 

ਕਰਿ ਉਪਾਵ ਸੋ ਰਹਾ ਬਥੇਰੇ। 

ਗੁਰੂ ਨ ਆਵਨ ਦੇਵੈਂ ਨੇਰੇ ॥ ੧੨੬॥ 


ਰਾਖੈ ਡੇਰਾ ਉਤ੍ਰੈ ਨੌਰਾ ॥੧੨੭॥ 

ਕਈ ਮਾਸ ਇਸ ਭਾਂਤਿ ਬਿਤਾਏ। 

ਗੁਰ ਕੇ ਮਗਰੇ ਮਗਰ ਫਿਰਾਏ। 

ਸੰਗਿ ਅਸਵਾਰ ਬਿਰਾਰ ਚਾਰ ਸੌ। 

ਕਰੈਂ ਗੁਜ਼ਰ ਨਿਤ ਮਾਰ ਧਾਰ ਸੋ ॥੧੨੮॥ 
ਮਨ ਮਹਿ ਗੋਰੇ ਇਮ ਠਹਿਰਾਈ। 

ਕਬਹੂੰ ਤੋ ਮੋਕਾ ਬਨਿ ਜਾਈ। 

ਗੁਰੁ ਬਖਸ਼ੇ ਤੋਂ ਬਖਸ਼ੇ ਜੈ ਹੈਂ। 

ਨਹੀ ਤੁ ਹਰਿ' ਭੀਰਖ ਨ ਸਕੈ ਹੈਂ ॥੧੨੯॥ 
ਧਰਿ ਦਿਢ ਸਿਦਕ ਗੁਰੂ ਕੇ ਪਾਛੇ। 

ਗੌਰਾ ਰਹੈ ਕੋਸ ਇਕ ਆਛੇ। 

ਗੁਰੂ ਬਿਸੇਸ' ਦੇਸ ਮੈਂ ਫਿਰੇ। 

ਜਾਇ ਪੁਨਾ ਕੀਰਤਿ ਪੁਰ ਥਿਰੇ ॥ ੧੩੦॥ 





824 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਕੋਸ ਪਰ ਉਤ੍ਯੋ ਗੌਰਾ। 

ਬਿਤੇ ਮਾਸ ਛੈ ਤਿਸ ਹੀ ਨੌਰਾ। 

ਲਾਖੋਂ ਸਿੱਖ ਨਿਤ ਗੁਰੁ ਢਿਗ ਆਵੈਂ। 

ਦੇਸ ਬਿਦੇਸਨ ਤੈ ਧਰਿ ਭਾਵੈ! ॥੧੩੧॥ 
ਅਰਪੈਂ ਬਿਬਿਧਿ ਅਕੋਰ' ਅਪਾਰੈਂ। 

ਦਰਸ ਪਰਸ ਗੁਰੁ ਕੋ ਮੁਦ ਧਾਰੈਂ। 

ਬਾਂਛਤ ਫਲ ਗੁਰੁ ਤੈ ਸਬਿ ਪੈ ਹੈਂ। 

ਕੁਛ ਦਿਨ ਰਹਿ ਫਿਰ ਨਿਜ ਘਰ ਜੈ ਹੈਂ 
॥੧੩੨॥ 

ਗੁਰੁ ਭੀ ਨਿਤ ਨਿਸ ਬਡੀ ਜਗੈ ਕੈ'। 

ਸੌਚ ਇਸ਼ਨਾਨ ਬਿਧਾਨ ਕਰੈ ਕੈ'। 
ਬੁਹਮਾਤਮ ਕਾ ਧਯਾਨ ਧਰੈਂ ਹੈਂ। 
ਨਿਜਾਨੰਦ ਕਾ' ਆਨੰਦ ਲੈ ਹੈਂ ॥੧੩੩॥ 

ਦਿਵਸ ਚਢੇ ਦੀਵਾਨ ਲਗੈ ਹੈਂ। 

ਬੈਠਿ ਸਿੰਘਾਸਨ ਦਰਸ਼ਨ ਦੈ ਹੈਂ। 

ਕੀਰਤਨ ਕਥਾ ਸੁਨੈਂ ਸੁਨਵੈ ਹੈਂ। 

ਭੁਗਤਿ ਮੁਕਤਿ ਜਾਂ ਤੇ ਨਰ ਪੈ ਹੈਂ ॥੧੨੪॥ 

ਸੁਰ ਸਿੱਖਨ ਮੈਂ ਸੁਰਪਤਿ ਨਜਾਈ'। ਦੇਵਤਿਆਂ ਰੂਪ ਸਿੱਖਾਂ ਵਿੱਚ ਇੰਦੂ ਵਾਂਗ। 
ਸੋਹਿਤ ਗੁਰੁ ਸਦ ਗਤਿ ਸੁਖਦਾਈ'। ਸ੍ਰੇਸ਼ਟ ਮੁਕਤੀ ਤੇ ਸੁਖ ਦੇਣ ਵਾਲੇ। 
ਸੰਗਤਿ ਕੋ ਮਸੰਦ ਸੰਗਿ ਲੈ ਕੇ। 

ਚਾਰ ਕੁੰਟ ਤੈ ਗੁਰੁ ਢਿਗ ਐ ਕੈ ॥੧੩੫॥ 

ਜਥਾ ਸ਼ਕਤਿ ਸਬਿ ਭੇਟ ਚਢੈ ਕੈ। 

ਗੁਰੁ ਪਦ ਪੰਕਜ ਮਾਥ ਲੁਠੈ ਕੈ'। 

ਦੂਧ ਪੂਤ ਫਲ ਬਾਂਛਿਤ ਚਾਰੈਂ। 

ਪਾਇ ਗੁਰੂ ਤੈ ਧਾਂਮ ਸਿਧਾਰੈਂ ॥੧੩੬॥ 

ਲੈਗਰ ਦੋਇ ਵਕਤ ਗੁਰੁ ਘਰ ਤੈ। 

ਮਿਲੈ ਸਬੀ ਕੋ ਨਿਸ ਦਿਨ ਬਰਤੈ। 

ਕਬੀ ਕਬੀ ਗੁਰੁ ਚਢਿਤ ਸ਼ਿਕਾਰੈਂ। 

ਸੰਗ ਸੁਭੱਟ ਬਹੁ ਬਜਤ ਨਗਾਰੈਂ ॥ ੧੩੭॥ 

ਚਪਲ ਤੁਰੰਗ ਧਵਾਇ', ਕੁਰੰਗੇਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਹੈਂ ਹਰਾਇ ਸੁ ਮੇਚਕ ਰੰਗੈਂ”। 

ਜੀਵਤਿ' ਬਨ ਜੀਵੈਂ” ਗਹਿ ਲਯਾਵੈਂ। 

ਕਿਤਕ ਦਿਵਸ ਰਖਿ ਫੇਰ ਛੁਡਾਵੈਂ ॥੧੩੮ ॥ 
ਸਾਂਝ ਸਮੇਂ ਫਿਰ ਸਭਾ ਮਝਾਰੀ। 

ਦਰਸ਼ਨ ਦੇਵਹਿਂ ਬੈਠਿ ਖਰਾਰੀ'। 

ਕੀਰਤਨ ਕਥਾ ਸੁਨੈਂ ਰਹਿਰਾਸੈਂ। 

ਖੜੇ ਹੋਇ ਕਰਵਾਇ ਅਰਦਾਸੈਂ ॥ ੧੩੯ ॥ 
ਗੁਰੁ ਪਗ ਪਰਸ ਹਰਸ' ਸਿਖ ਲੈਹੀਂ। 

ਪੁਨ ਸਿੱਖ ਸਿੱਖਨਿ ਕੇ ਪਗ ਪੈਹੀਂ। 

ਕਰੈਂ ਆਰਤੀ ਆਰਤ ਹਰ ਕੀ'। 

ਪਢੈਂ ਸ਼ਬਦ ਸੁਰ ਬਾਦ ਨਿਕਰ ਕੀ' ॥੧੪੦॥ 
ਬਰਖਿ ਸੁਮਨਿ' ਸਿੱਖ ਹਰਖ ਬਢੈ ਕੈ। 
ਪ੍ਰਕਰਮਾ ਸਤਿਗੁਰੁ ਕੀ ਲੈ ਕੈ। 

ਬਾਂਧ ਜੋਟੀਆਂ ਸ਼ਬਦ ਪਵੈ ਹੈਂ। 

ਨੇਮ ਸਪੇ੍‌ਮ ਸੁ ਖੇਮ ਬਢੈ ਹੈਂ! ॥ ੧੪੧॥ 
ਬਜੈ ਨਗਾਰਾ! ਲੈਗਰ ਕੇਰਾ। 

ਭੋਜਨ ਛਕੈਂ ਸਬੈ ਮਿਲਿ ਫੇਰਾ। 

ਨਿਜ ਮਹਿਲਨ ਮੈਂ ਗੁਰੂ ਸਿਧਾਰੈਂ। 

ਸੁਖ ਅਪਾਰ ਦੇਵੈ ਪਰਵਾਰੈਂ ॥੧੪੨॥ 

ਬਾਤ ਭਾਂਤਿ ਬਹੁ ਕਰਹੀਂ ਐਸੇ। 

ਆਨਦ ਬਢੈ ਸਬਿਨਿ ਉਰਿ ਜੈਸੇ। 

ਸੀ ਮੁਖ ਤੈ ਉਪਦੇਸ਼ ਸੁਨਾਵੈਂ। 

ਬੁਹਮ ਗਯਾਨ ਯੂਤਿ ਭਗਤਿ ਦਿਢਾਵੈਂ ॥ ੧੪੩॥ 
ਹਰੀਕ੍ਰਿਸ਼ਨ ਜੀ, ਕੋ ਦੁਲਰਾਵੈਂ'। 

ਮੋਦ ਪੁਮੋਦ ਬਿਨੋਦ ਬਢਾਵੈਂ'। 

ਪੁਨਾ ਸੋਹਿਲਾ ਪਢ ਕਰਿ ਸੋਵੈਂ। 

ਪੌਢਿ ਪੁਯੰਕ' ਮਗਨ ਮੁਦ ਹੋਵੈਂ ॥੧੪੪॥ 
ਦੋਹਰਾ: 

ਯਾ ਬਿਧਿ ਨਿਤ ਆਚਰਨ' ਗੁਰੁ, 
ਕਰੈਂ ਸਿਖਨਿ ਸੁਖਦਾਇ। 


'ਕਾਲੇ ਰੰਗ ਦੇ ਹਰਨਾਂ ਨੂੰ ਥਕਾ ਕੇ ਫੜ ਲੈਂਦੇ ਹਨ। 
ਜਿਉਂਦਿਆਂ ਨੂੰ ਹੀ। “ਜੰਗਲੀ ਜੀਵਾਂ ਨੂੰ। 


'ਖ਼ੁਸ਼ੀ। 
'ਦੁੱਖਾਂ ਨੂੰ ਮੇਟਣ ਵਾਲੇ ਪ੍ਰਮੇਸ਼ਰ ਦੀ। 


'(ਬਾਦ) ਵਾਜਿਆਂ ਦੀਆਂ ਸੁਰਾਂ ਕੱਢ ਕੇ। 
'ਫੁੱਲਾਂ ਦੀ ਬਰਖਾ (ਕਰਦੇ ਹਨ)। 


'ਸੁਖ ਵਧਾਉਂਦੇ ਹਨ। 
'ਧੈਂਸਾ। 


'ਲਾਡ ਲਡਾਉਂਦੇ ਹਨ। 
'ਕੌਤਕਾਂ ਦੁਆਰਾ ਬਹੁਤ ਅਨੰਦ ਵਧਾਉਂਦੇ ਹਨ। 


'ਪਲੰਘ ਤੇ ਬਿਰਾਜਮਾਨ ਹੋ ਕੇ। 


'ਨਿੱਤ ਕਰਮ, ਰੋਜ਼ ਦੀ ਕ੍ਰਿਆ। 


825 





826 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਕੋ ਪੇਖਿ ਸੁਖਾਸਨੰ' 'ਬਿਰਾਜੇ ਹੋਏ ਵੇਖ ਕੇ। 
ਆਸਨ' ਕੀਨ ਅਧਯਾਇ ॥ ੧੪੫॥ 'ਬਿਸ੍ਰਾਮ, ਟਿਕਾ ਭਾਵ ਸਮਾਪਤੀ। 

ਇਤਿ ਸ੍ਰੀ ਗੁਰੁ ਗ੍ਰੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਜੰਗਲ ਦੇਸ ਪ੍ਰਸੰਗ' ਬਰਨਨੰ 
ਨਾਮ ਇਕੱਤੀਸਮੋਂ ਬਿਸੁਮ ॥ ੩੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 827 


੩੨. (ਸ੍ਰੀ ਕਰਤਾਰ ਪੁਰ ਜਾਣਾ, ਗੌਰੇ ਨੂੰ ਬਖ਼ਸ਼ਣਾ, ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣਾ 
ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਸੰਪੂਰਨ ਕਥਾ) 


ਸ੍ਰੈਯਾ: 
ਜਗ ਕੇ ਕਰਤਾ ਭਰਤਾ ਹਰਤਾ, 
ਚਰਿਤਾ ਨਿਗਮਾਗਮ ਗਾਇਕ ਹੈ”। 


ਰਿਖਿ ਮਾਨਵ ਦਾਨਵ ਦੇਵ ਅਦੇਵ', 
ਕਰੈਂ ਸਬਿ ਸੇਵਰੂ ਪਾਇਕ' ਹੈਂ। 
ਸੁਖਦਾਇਕ ਦਾਸਨ ਕੋ ਸਗਰੇ, 
ਬਿਘਨੀ ਅਘਰਾਸਨ ਘਾਇਕ ਹੈ'। 


ਹਰਿ ਗਯਾਨ ਮਨਾਇਕਿ ਹੈਂ ਬਰ ਦਾਇਕ 
ਲਾਇਕ ਦੇਵ ਬਿਨਾਯਕ” ਹੈ' ॥੧॥ 


<< 


ਦੋਹਰਾ: 
ਜੈ ਹੈਂ ਜਿਮ ਕਰਤਾਰ ਪੁਰਿ, 
ਗੌਰੇ ਕੋ ਬਖਸ਼ੈਂਹ। 

ਆਪ ਲੋਕ ਨਿਜ ਜੈਂਹ' ॥੨॥ 
ਇਤਕ ਗਾਥ ਬਰਨਨ ਭਵੈ' , 
ਸੀ ਗੁਰੁ ਸਪਤਮ ਕੇਰ। 

ਸਬਿ ਸਿਖ ਸਜਨ ਦਲੇਰ ॥੩॥ 


(ਵਾਹਿਗੁਰੂ) ਜੀ, ਜਗਤ ਦੇਰਚਨ ਵਾਲਾ, ਪਾਲਨਾ ਕਰਨ 
ਵਾਲਾ ਤੇ ਨਾਸ ਕਰਨ ਵਾਲਾ ਹੈ (ਜਿਸ ਦੇ) ਕੌਤਕਾਂ ਨੂੰ ਵੇਦ 
ਸ਼ਾਸਤਰ ਗਾਉਂਦੇ ਹਨ। 

ਦੈਂਤ। 

'ਸਾਰੇ (ਪਾਇਕ) ਸੇਵਕ ਹਨ ਅਤੇ ਸੇਵਾ ਕਰਦੇ ਹਨ। 


ਉਹ ਦਾਸਾਂ ਨੂੰ ਸਾਰੇ ਸੁਖ ਦੇਣ ਵਾਲਾ ਅਤੇ ਸਾਰੇ ਬਿਘਨਾਂ ਤੇ 
ਪਾਪਾਂ ਨੂੰ ਨਾਸ ਕਰਨ ਵਾਲਾ ਹੈ। 


'ਗਿਆਨ ਸਿੰਘ (ਕਹਿੰਦਾ ਹੈ ਕਿ ਉਹ) (ਦੇਵ) ਪ੍ਰਕਾਸ਼ ਸਰੂਪ 
(ਬਿਨਾਯਕ) ਪ੍ਰਮੇਸ਼ਰ ਆਪਣੇ (ਮਨਾਇਕ) ਮੰਨਣ ਵਾਲਿਆਂ 
ਨੂੰ (ਬਰ ਦਾਇਕ) ਵਰ ਦੇ ਕੇ ਲਾਇਕ (ਬਣਾ ਦੇਂਦਾ ਹੈ) 
ਬਿਨਾਯਕ=ਬਿ-ਬਿਨਾ=ਨਾਯਕ-ਮਾਲਕ=ਮਾਲਕ ਤੋਂ ਬਿਨਾਂ, 
ਜਿਸਦਾ ਕੋਈ ਮਾਲਕ ਨਹੀਂ ਭਾਵ ਪ੍ਰਮੇਸ਼ਰ। “ਇਸ ਜਗ੍ਹਾ ਕਈ 
ਵਿਦਵਾਨ ਬਿਨਾਯਕ ਦਾ ਅਰਥ ਗਣੇਸ਼ ਕਰਦੇ ਹਨ ਤਾਂ ਫਿਰ 
ਇਸ ਤੁਕ ਦਾ ਅਰਥ ਐਉਂ ਬਣਦਾ ਹੈ-ਗਿਆਨ ਸਿੰਘ 
(ਕਹਿੰਦਾ ਹੈ ਕਿ ਦੇਵਤਿਆਂ ਵਿਚੋਂ) ਲਾਇਕ ਦੇਵਤਾ ਗਣੇਸ਼ ਹੈ 
ਜੋ ਮੰਨਣ ਵਾਲਿਆਂ ਨੂੰ ਵਰ ਦੇਂਦਾ ਹੈ। 





828 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਰ ਕੀਰਤਿ ਮੈਂ ਗੁਨ ਗੀਰਤ ਭੇ'। '(ਲੋਕ ਗੁਰਾਂ ਦੇ) ਗੁਣ ਗਾਉਂਦੇ ਹਨ। 
ਸੁਖ ਸਿੱਖਨਿ ਦੈਂ ਅਰਿ ਪੀੜਤ ਭੇ'। 'ਵੈਰੀ ਦੁਖੀ ਹੋਏ। 
ਨਿਤ ਕੌਤਕ ਸਾਂਤਿਦ ਕ੍ਰੀੜਤ ਭੇ' ॥ ੪॥ 'ਨਿੱਤ ਨਵੀਂ ਸ਼ਾਂਤੀ ਦੇਣ ਦੇ ਕੌਤਕ ਕਰਦੇ ਹਨ। 
ਗੁਨ ਪੁਰਿ ਰਹੇ' ਜਗ ਮੈਂ ਗੁਰੁ ਕੇ। 'ਭਰ ਰਹੇ ਹਨ ਭਾਵ ਫੈਲ ਰਹੇ ਹਨ। 
ਜਨੁ ਮਾਲ ਮਰਾਲਨ ਕੇ ਢੁਰਕੇ'। 'ਜਾਣੋ ਹੌਸਾਂ ਦੀਆਂ ਡਾਰਾਂ (ਢੁਰਕੇ) ਤੁਰੀਆਂ ਫਿਰਦੀਆਂ ਹਨ। 
ਪੁਰ ਕੀਰਤਿ ਚੰਦੂਕਾ ਸੁਰਹੀ'। ਕੀਰਤੀ ਰੂਪ ਚਾਨਣੀ ਭਲੀ ਪ੍ਰਕਾਰ ਭਰ ਰਹੀ ਹੈ। 
ਸਿਖ ਸੰਤ ਚਕੋਰ ਪ੍ਰਮੋਦ ਲਹੀਂ' ॥੫॥ ਅਨੰਦ ਲੈਂਦੇ ਹਨ। 
ਮਨ ਫੂਲ ਜਗਯਾਸਿ ਭੰਬੂਲ ਰਹੇ'। ਇਤਿ ਤਾ 
ਹਨ। 
ਬੁਹਮਾਤਮ ਮੋਦ ਬਿਨੋਦ ਲਹੇ'। 'ਬ੍ਹਮਾਤਮਾ ਦੇ ਕੌਤਕਾਂ ਦਾ ਅਨੰਦ ਲੈਂਦੇ ਹਨ। 
ਸੰਪਤੀ ਸੁਮਤੀ ਤਿਯ ਲੇਤ ਰਸੈਂ”। 'ਚੰਗੀ ਮਤਿ ਰੂਪ ਇਸਤ੍ਰੀ (ਸ਼ੁਭ ਗੁਣਾਂ ਦੀ) ਸਮੱਗ੍ਰੀ ਦਾ ਰਸ 
ਲੈਂਦੀ ਹੈ। 
ਕੁਮਤੀ ਬਿਪਤੀ ਪਿਖਿ ਪ੍ਰਾਨ ਕਸੈਂ! ॥ ੧੬॥ 'ਬਿਪਤਾ ਨੂੰ ਵੇਖ ਕੇ ਖੋਟੀ ਮਤਿ ਦੇ ਪ੍ਰਾਣ ਖਿੱਚੀਦੇ ਹਨ। 
ਗੁਰੁ ਪੂਰਨ ਇੰਦੁ ਸੁਦ੍ਰਿਸ਼ਟਿ ਸੁਧਾ'। ਪੁੰਨਿਆਂ ਦੇ ਚੰਦ (ਵਾਂਗ) ਸਤਿਗੁਰੂ (ਜੀ ਜਦੋਂ) ਸ਼ੁਭ ਦ੍ਰਿਸ਼ਟੀ 
ਹੂ (ਰੂਪ) ਅੰਮ੍ਰਿਤ ਦੀ। 
ਬਰਖੈਂ, ਸਸ ਸਿਸ ਲਹੰਤ ਮੁਦਾ'। 'ਬਰਖਾ ਕਰਦੇ ਹਨ (ਤਾਂ) (ਸਿਸ) ਸਿੱਖਾਂ ਰੂਪ (ਸਸ) ਖੇਤੀ 
(ਆਤਮਕ) ਅਨੰਦ ਪ੍ਰਾਪਤ ਕਰਦੀ ਹੈ। 
ਨਿਤ ਸੰਗਤਿ ਆਵਤ ਜਾਤ ਰਹੈ। 
ਗੁਰੁ ਤੈ ਉਪਦੇਸ਼ ਸੁਦੇਸ਼' ਲਹੈ ॥ ੭ ॥ ਸ੍ਰੇਸ਼ਟ। 
ਪੁਰ ਕੀਰਤਿ ਮੈਂ ਖਟ ਮਾਸ' ਬਿਤਾ। ਛੇ ਮਹੀਨੇ। 
ਗੁਰੁ ਤਜਾਰ ਭਏ ਪਰਵਾਰ ਲਿਤਾ। 
ਕਰਤਾਰ ਪੁਰੈਂ ਚਲਬੋ ਸੁ ਠਟਾ'। ਚੱਲਣ ਦਾ ਇਰਾਦਾ ਕੀਤਾ। 
ਮੱਲ ਧੀਰ ਸੁ ਬੀਰ ਬੁਲਾਇ ਪਠਾ' ॥ ੮ ॥ ਧੀਰ ਮੱਲ ਭਰਾ ਨੇ ਬੁਲਾ ਭੇਜਿਆ ਹੈ। 
ਨਿਜ ਪੂਤ ਬਿਆਹਿ ਪਰੈਂ' ਸੁ ਭਲੇ। 'ਉੱਪਰ। 
ਇਸ ਹੇਤ ਗੁਰੂ ਉਤ ਓਰ' ਚਲੇ। 'ਉਸ (ਕਰਤਾਰ ਪੁਰ ਦੀ) ਤਰਫ। 
ਬਹਿਲਾਂ' ਰਥ ਡੋਰਨ ਸਾਜ? ਕਢੇ। ਬੈਲ ਗੱਡੀਆਂ। “ਸਜਾ ਕੇ। 
ਮੁਕਤਾ' ਮਕਤੁਲ£ ਮੁਕੇਸ਼” ਮਢੇ'' ॥੯॥ 'ਮੋਤੀ। “ਸਾਫ ਕੀਤਾ ਤੇ ਵੱਟਿਆ ਹੋਇਆਰੇਸ਼ਮ। “ਚਾਂਦੀ 
੍‌ ਦੀਆਂ ਪਤਲੀਆਂ ਤੇ ਚਿਪਟੀਆਂ ਤਾਰਾਂ। 'ਮੜ੍ਹੇ ਹੋਏ। 
ਤਿਨ ਪੈ ਮਹਿਲਾ ਜਥ ਜੋਗ ਚਢੀ। 
ਮਨਿ' ਮਾਨਿਕ ਕੰਚਨ ਰੂਪ ਮਢੀ। 'ਮਣੀਆਂ। 
ਬਹੁ ਰੰਗ ਤੁਰੰਗਨ ਸਾਜ ਸਜੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 829 


ਜਿਹ ਹੇਰਿ ਧਨੇਸ਼' ਸੁਰੇਸ਼? ਲਜੇ ॥੧੦॥ 
ਜਟ' ਜ੍ਰਾਹਰ ਕੰਚਨ ਜ਼ੇਵਰ ਥੇ। 
ਗਜ ਗਾਹ' ਹਮੇਲਨਿ? ਨੇਵਰ ਥੇ”। 


ਕਲ ਪੂਜੀ ਹੈਂ ਕਲ ਹਾਰ ਥਟੇ'। 
ਤੁਰਰੇ ਕਲਗੀ ਸੁਚ ਹੀਰ ਜਟੇ ॥੧੧॥ 
ਕਮਖਾਬ' ਮਖਮਲੀ ਸਾਟਨ? ਕੇ। 


ਕਨਵੇਜ' ਗਵਰਨਟ? ਘਾਟਿਨ ਕੇ”। 


ਬਹੁ ਜਰੀ ਬਾਦਲੇ' ਤਾਸਨ? ਕੇ। 


ਅਤਿ ਲਸੈਂ!' ਅਤਲਸੀ? ਖਾਸਨ” ਕੇ ॥੧੨॥ 


ਬਹੁ ਰੰਗਨਿ ਬਾਦਲ ਬੀਜ ਮਨੌ'। 
ਲਸਹੀਂ ਤਿਨ ਤੈ ਅਧਿਕੈਂ ਸੁ ਘਨੋ। 
ਕਲ' ਕੂਦਤ ਚਾਲ ਚਲੈਂ ਸੁ ਨਚੈਂ। 
ਨਟ ਪਾਂਤਨਿ ਕੋ ਸ਼ਰਮਾਤ ਸਚੈਂ!' ॥੧੨॥ 
ਅਤਿ ਚੰਚਲ ਚੰਚਲਤਾਇ ਲਜੈਂ”। 
ਦ੍ਰਿਗ ਅੰਚਲ ਚੰਚਲ ਕੇਰ ਸਜੈਂ'। 


ਜਿਤ ਜਾਤ ਬਿਹੰਗ ਕੁਰੰਗਨ ਕੋ'। 
ਮਨ ਪੌਨ ਸਕੈ ਚਲ ਸੰਗ ਨ ਕੋ! ॥੧੪॥ 


ਹਿਨਨਾਤ' ਉਠਾਤਿ ਸੁ ਪਾਦ? ਜਬੈ। 

ਸਬਿ ਕਾਂਹਿ ਸੁਹਾਤ ਬਖਯਾਤ ਤਬੈ। 

ਸੁਰ ਪਾਤਰ ਆਤਰ ਪੇਖਿ ਭਮੈਂ”। 

ਕਹਿੰ ਐਸ ਅਦਾਇ' ਨ ਆਇ ਹਮੈ ॥੧੪॥ 
ਅਸਬਾਬ ਸਮਾਜ ਸਜੇ ਸਹਿਸੈਂ”। 


'ਕੁਬੇਰ। ?ਇੰਦੂ। 

ਜੜੇ ਹੋਏ। 

'ਹਾਥੀ ਅਤੇ ਘੋੜੇ ਦੇ ਸਿਰ ਦਾ ਗਹਿਣਾ। “ਹਮੇਲਾਂ (ਹਮੇਲ- 
ਘੋੜੇ) ਦੇ ਗਲ ਦਾ ਗਹਿਣਾ। “ਝਾਂਜਰਾਂ ਸਨ। 

'ਸੁੰਦਰ (ਪੂੰਜੀ) ਦੁਮਚੀਆਂ ਤੇ ਸੁੰਦਰ ਹਾਰ ਪਾਏ ਹੋਏ ਹਨ। 


'ਕੀਮਖਾਬ, ਇਕ ਪੁਕਾਰ ਦਾ ਕੱਪੜਾ। 2ਇਕ ਪ੍ਰਕਾਰ ਦਾ 
ਕੱਪੜਾ। 

'ਕਨਾਵੇਜ- ਇਕ ਪ੍ਰਕਾਰ ਦਾ ਰੇਸ਼ਮੀ ਕੱਪੜਾ ਜੋ ਦਰਿਆਈ 
ਕਿਸਮ ਵਿਚੋਂ ਹੈ। “ਇਕ ਤਰ੍ਹਾਂ ਦਾ ਰੇਸ਼ਮੀ ਕਪੜਾ। “ਘਾਟੀ 
ਦੇ, ਪਤਲੇ ਖੱਦਰ ਦੇ। 

'ਜ਼ਰੀ ਬਾਦਲਾ- ਜਾਂਦੀ ਤੇ ਸੋਨੇ ਦੀਆਂ ਤਾਰਾਂ ਨਾਲ ਮਿਲਾ ਕੇ 
ਬੁਣਿਆਂ ਹੋਇਆ ਰੇਸ਼ਮੀ ਕੱਪੜਾ। “ਤਾਸ ਬਾਦਲਾ- ਇਕ 
ਕਪੜਾ ਜਿਸ ਦਾ ਤਾਣਾਰੇਸ਼ਮ ਦਾ ਤੇ ਪੇਟਾ ਜ਼ਰੀ ਦੀਆਂ ਤਾਰਾਂ 
ਦਾ ਹੁੰਦਾ ਹੈ। 

'ਬਹੁਤ ਚਮਕਦੇ ਹਨ। 2ਅ:, ਇਕ ਤਰ੍ਹਾਂ ਦਾ ਚਮਕੀਲਾ 
ਰੇਸ਼ਮੀ ਕੱਪੜਾ। “ਫਾ: ਖਾਸਾ- ਨੈਨ ਸੁਖ, ਪਤਲਾ ਕਪੜਾ। 
ਜਾਣੋ ਬਹੁਤੇਰੰਗਾਂ ਦੇ ਬੱਦਲ ਤੇ ਬਿਜਲੀਆਂ ਹਨ। 


'ਸੁੰਦਰ। 

'ਇਹ ਸੱਚ ਹੈ। 

'ਬਿਜਲੀ ਨੂੰ ਸ਼ਰਮਿੰਦਾ ਕਰਦੇ ਹਨ। 

ਹਨ। 

(ਦੌੜ ਵਿੱਚ) ਪੰਛੀਆਂ ਤੇ ਹਰਨਾਂ ਨੂੰ ਜਿੱਤ ਜਾਂਤੇ ਹਨ। 

'ਮਨ ਤੇ ਹਵਾ (ਦੋਹਾਂ ਚੋਂ) ਕੋਈ (ਵੀ) ਨਾਲ ਨਹੀਂ ਚਲ 
ਸਕਦਾ। 

'ਹਿਣਕ ਕੇ। “ਪੈਰ। 


'ਦੇਵਤਿਆਂ ਦੇ ਨਾਟਕ ਖੇਡਣ ਵਾਲੇ ਦੁਖੀ ਹੁੰਦੇ ਹਨ। 
'ਭਾਵ ਨੂੰ ਪ੍ਰਤੱਖ ਕਰ ਕੇ ਦੱਸਣਾ। 
ਹਜ਼ਾਰਾਂ (ਘੋੜੇ) ਸਾਜ ਸਾਮਾਨ ਨਾਲ ਸਜੇ ਹੋਏ ਹਨ। 





830 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਿ ਸੂਰ ਸਸੀ ਚਪਲਾਰ ਹਿਸੈਂ'। 


ਇਕ ਏਕਹਿ ਪੈ ਭ੍ਰਿਤ' ਪਾਚ ਰਹੈਂ। 

ਕਰ' ਰੇਸ਼ਮ ਡੋਰਨ ਚੌਰ ਗਹੈਂ ॥ ੧੬॥ 
ਗੁਰੁ ਪੀਨਸ ਧੈ' ਅਸਵਾਰ ਭਏ। 

ਸਿੱਖ ਬ੍ਰਿੰਦ ਮਸੰਦ ਸੁਭੱਟ ਲਏ। 
ਅਰਦਾਸ ਕਰਾ ਮਗ ਖਾਸ ਲਯੋ। 

ਢਿਗ ਰੋਪੜ ਡੇਰਹਿ ਆਨ ਕਯੋਂ ॥ ੧੭॥ 
ਭਗਤੂ ਸੁਤ' ਭੀ ਨਿਜ ਸੈਨ ਯੂਤੈਂ। 

ਗੁਰੁ ਪਾਛੇ ਆਛੇ ਅਯੋ ਉਤੈ'। 

ਦਿਨ ਆਗਲ ਆਗਲ ਰਾਹਿ' ਲਯੋ। 
ਅਸਮਾਂਨ ਗਰੱਦ ਬਿਹੱਦ ਛਯੋ ॥ ੧੮ ॥ 
ਪਿਖਿ ਰੋਪੜਿ ਕੋਟਲਿ ਵਾਰ ਬਸੀ'। 

ਸੁਧ ਬੁਧਿ ਨਵਾਬਨ ਕੇਰ ਨਸੀ। 

ਬਹਿਲੋਲ ਪੁਰੈਂ ਪਤਿ ਲੋਲ ਮਤੀ'। 

ਪਤਿ ਕਿੜੀ ਸੁ ਮਾਛੀਵਾੜ ਪਤੀ ॥ ੧੯॥ 
ਸਬਿ ਹੇਰਿ ਸਮਾਨ ਮਹਾਨ ਗੁਰੈ। 

ਲਜ ਕੈ ਕਜ ਕੈ ਮੁਖ ਬੈਸਿ ਝੁਰੈ”। 

ਕਹਿ ਨਾਹਿਨ ਸ਼ਾਹਿਨ ਪਾਸ ਇਤੋਂ। 
ਗੁਰੁ ਪਾਸ ਅਰੂਜ' ਨਮੂਜ” ਜਿਤੋ ॥ ੨੦॥ 
ਬਸ ਅੱਸੂ ਇਕੋ ਇਕ ਪੱਸ ਲੇਹੋ'। 

ਨਹਿ ਭੂਪ ਕਿਸੀ ਢਿਗ ਏਕ ਅਹੋ। 

ਹਿਤ ਹੇਰਨ ਲੈ ਨਜ਼ਰੈਂ ਮਿਲਹੀਂ”। 
ਅਟਕਾਵਤ ਦਾਵ ਤਕਾ ਭਿਲਹੀ' ॥ ੨੧॥ 
ਮਿਲ ਆਪਸ ਮੈਂ ਡਰ ਧਾਰਿ ਰਰੈਂ”। 

ਇਹੁ ਪੀਰ ਮੁਖੋਂ ਜਿਮ ਬੈਨ ਕਰੈਂ। 

ਤਿਮ ਹੀ ਤਤਕਾਲ ਸੁ ਹੋਵਤ ਹੈ। 

ਸਬਿ ਹੀ ਜਨ ਜ਼ਾਹਰ ਜੋਵਤ ਹੈਂ! ॥ ੨੨ ॥ 
ਹਮ ਜੇ ਇਨ ਕੀ ਕੁਛ ਚੀਜ ਹਰੈਂ”। 

ਧਰਿ ਕੋਪ ਹਮੈਂ ਇਹੁ ਖਾਕ ਕਰੈਂ। 


(ਜਿਨ੍ਹਾਂ ਨੂੰ) ਵੇਖ ਕੇ ਸੂਰਜ, ਚੰਦ ਤੇ ਬਿਜਲੀ (ਆਦਿ ਦੀਆਂ 
ਚਮਕਾਂ ਦਮਕਾਂ ਪਿੱਛੇ) ਰਹਿ ਜਾਂਦੀਆਂ ਹਨ। 

ਨੌਕਰ। 

ਹੱਥਾਂ ਵਿੱਚ। 

/ਪਾਲਕੀ ਉੱਪਰ। 


'ਸ਼ਰਮ ਖਾ ਕੇ, ਮੂੰਹ ਢੱਕ ਕੇ ਬੈਠ ਕੇ ਝੂਰਦੇ ਹਨ। 


'ਪ੍ਰਤਾਪ। “ਵਡਿਆਈ, ਮਸ਼ਹੂਰੀ। 
ਦੇਖ ਲਵੋ। 


'ਦੇਖਣ ਵਾਸਤੇ ਭੇਟਾਂ ਲੈ ਕੇ ਮਿਲਦੇ ਹਨ। 
'ਅਟਕਾ ਲੈਂਦੇ ਹਨ ਤੇ ਦਾਅ ਤਕਾ ਕੇ ਮਿਲ ਪੈਂਦੇ ਹਨ। 
'ਕਹਿੰਦੇ ਹਨ। 


'ਪ੍ਰਤੱਖ ਦੇਖਦੇ ਹਨ। 
'ਚੁਰਾਵਾਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 831 


ਇਮ ਠਾਂਨ ਬੁਰੀ ਨਹਿ ਨੀਤ ਧਰੈਂ। 

ਬਲਕੈ ਸ਼ਕਤੀ-ਜਥ' ਸੇਵ ਕਰੈਂ ॥ ੨੩ ॥ 

ਗੁਰਿ ਦੀਨਹੁ ਐਸ ਸੁਨਾਇ ਸਿਖੈਂ। 

ਲੁਦਿਹਾਨੇ ਚਲਿ ਦਰਯਾਵ ਲਖੇਂ”। 

ਸ਼ਰਧਾ ਧਰ ਕੈ ਸਿੱਖ ਸੇਵ ਕਰੈਂ। 

ਚਲਨੈ ਨਹਿ ਦੇਵਤ ਅੱਗੂ ਗੁਰੈਂ ॥੨੪ ॥ 

ਗੁਰੁ ਤਾਰਤ ਦਾਸਨ ਐਸ ਬਿਧੈਂ। 

ਧਰਿ ਧੀਰਜ ਜਾਵਤਿ ਕੀਨ ਸਿਧੈਂ”। (ਕਲਿਆਣ ਕਰਦੇ ਜਾਂਦੇ ਹਨ। 

ਗੁਰੁ ਅੱਗੂ ਚਲੈਂ ਨਿਜ ਸੈਨ ਯੂਤੈਂ। 

ਗਹਿ ਰਾਹਿ ਬਹੀਰ ਪਿਛਾਂਹਿ ਉਤੈ' ॥ ੨੫॥ '(ਵਹੀਰ) ਸਾਥ ਹੀ (ਉਹੋ) ਰਾਹ ਫੜ ਕੇ ਪਿੱਛੇ ਪਿੱਛੇ ਉਸੇ 
ਪਾਸੇ (ਆ ਰਿਹਾ ਹੈ)। 

ਭਗਤੂ ਸੁਤ ਕੋਸ ਪਿਛਾਂਹਿਂ ਰਹੈ। 

ਛਬਿ ਜਾਂ ਪਿਖਿ ਸੱਤ੍ਹ ਅਵੱਤੂ ਗਹੈਂ'। 'ਜਿਸ ਦੀ ਸੋਭਾ ਵੇਖ ਕੇ ਵੈਰੀ ਵੀ (ਅਵੱਤ੍) ਨਕਲ (ਗਹੈਂ) 
ਕਰਦੇ ਹਨ। 


ਇਕ ਰੋਜ ਅਚਾਨਕ ਐਸ ਭਯੋ। 
ਉਮਰਾਵ ਬਤੋਂ ਸਹਿ ਸੈਨ' ਅਯੋ ॥ ੨੬॥ 'ਫੌਜ ਸਣੇ। 


ਦਿਸ ਕਾਬਲ ਜਾਤ ਮੁਹਿੰਮ ਪਰੈਂ'। 'ਜੰਗ ਉੱਪਰ। 

ਪਿਖਿ ਤੱਜਬ ਗੱਜਬ ਠਾਂਨ ਖਰੈਂ”। 'ਵੇਖ ਕੇ ਹੈਰਾਨ ਹੋ ਕੇ (ਖਰੈਂ) ਬਹੁਤਾ (ਗੱਜਬ) ਕ੍ਰੋਧ ਕੀਤਾ। 
ਸਕਟੇ' ਰਥ ਡੋਰੇ ਅੱਸ੍ਹ ਘਨੇ। 'ਗੱਡੇ। 

ਅਤਿ ਭੂਰ ਜਹੂਰ ਅਰੂਜ ਸਨੇ' ॥ ੨੭ ॥ 'ਬਹੁਤੀ ਚਮਕ ਦਮਕ (ਅਤੇ) ਬਹੁਤੇ ਪੁਤਾਪ ਸਹਿਤ। 
ਉਸ ਕੋ ਜਬਿ ਕਾਂਹਿ ਸੁਨਾਇ ਦਯੋ। 

ਗੁਰੁ ਕੋ ਇਹੁ ਜਾਤ ਬਹੀਰ ਪਯੋ। 

ਸੁਨਿ ਕੋਪ ਭਯੋ ਮਨ ਮਾਂਹਿ ਮਹਾਂ। 

ਉਨਿ ਬੈਰ ਪੁਰਾਤਨ ਲੈਨ ਚਹਾ ॥ ੨੮ ॥ 

ਗੁਰੁ ਛੀਮਹਿ' ਥੇ ਜਬ ਜੰਗ ਕਰੇ। 

ਉਸ ਕੇ ਸਨਬੰਧੀ ਭੂਰ ਹਰੇ' ॥ ੨੯॥ 

ਦੋਹਰਾ: 

ਕਮਰ ਬੇਗ ਕਾ ਸੁਤ ਹੁਤੋ 

ਕਾਸਮ ਬੇਗ ਸੁ ਆਹਿ। 

ਲੋਭ ਲਹਿਰ ਕੀ ਗਹਿਰ' ਮੈ 





832 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਿਰ' ਕਰਨ ਚਿਤੁ ਚਾਹਿ ॥੨੦॥ 
ਪਾਧਰੀ ਛੰਦ: 

ਉਨਿ ਦਯੋ ਹੁਕਮ ਨਿਜ ਸੈਂਨ ਤਾਂਇ। 

ਲੁਟ ਲੇਹੁ ਬਹੀਰ ਜੁ ਏਹੁ ਜਾਇ। 

ਤਬਿ ਤੁਰਕਨਿ ਲਯੋ ਬਹੀਰ ਘੇਰ। 

ਜੋ ਹੁਤੇ ਸਿੱਖ ਤਿਸ ਠੌਰ ਢੇਰ ॥ ੩੧॥ 
ਇਕ ਨੌਰ ਭਏ ਸਬਿ ਸਟਪਟਾਇ'। 

ਹਿਤ ਲਰਨ ਮਰਨ ਥਿਰ ਭਏ ਸਾਇ'। 
ਗੁਰੁ ਗਏ ਨਾਖ ਥੇ' ਕੋਸ ਤੀਨ। 

ਸ਼ਹਿ ਸੈਨ ਇਤੈ ਤਬਿ ਸਿਖਨਿ ਚੀਨ' ॥ ੩੨ ॥ 
ਦਈ ਸਾਰ' ਜਾਇ ਅਸ੍ਹਾਰ ਧਾਇ। 

ਗੁਰੁ ਭਾਖਯੋ ਗੋਰਾ ਮਗਰ ਆਇ। 

ਹੈਂ ਡੋਲੇ ਉਨ ਕੀ ਮਾਤ ਕੇਰ। 

ਵਹਿ ਖੁਦ ਹੀ ਲੈਹਿ ਸੰਭਾਰ ਹੇਰਿ ॥ ੩੩ ॥ 
ਪੁਨ ਹਮੈਂ ਪਿਤਾਮੇਂ' ਬਚਨ ਕੀਨ। 

ਜੋ ਐਹੈ ਤੁਮ ਸੋਂ ਲਰਨ ਪੀਨ'। 

ਵਹਿ' ਹੂੰ ਹੈਂ ਖੁਦ ਹੀ ਅੰਗ ਭੰਗ। 

ਤੁਮ ਜੰਗ ਨ ਕਰੀਓ ਕਿਸੀ ਸੰਗ ॥ ੨੪॥ 
ਹਮ ਬਚਨ ਉਲੌਘੇ ਨਾਹਿ ਤਾਂਹਿ। 

ਹੂੰ ਹੈਰਖਵਾਰਾ ਗੁਰੂ ਆਹਿ। 

ਇਤ ਜਬਿ ਬਹੀਰ ਪੈ ਪਰੀ ਭੀਰ'। 

ਤਬਿ ਗੌਰਾ ਪਹੁੰਚਗੋ ਆਇ ਤੀਰ' ॥ ੨੫॥ 
ਸੰਗ ਚਾਰਕ ਸੌ ਅਸ੍ਹਾਰ ਭਾਰ। 

ਸਬਿ ਸੂਰਬੀਰ ਬਲ ਯੁਤ ਬਿਰਾਰ। 

ਸਬਿ ਕੋ ਤਬਿ ਗੋਰੇ ਕਹੀ ਬਾਤ। 

ਇਹੁ ਗੁਰੁ ਘਰਨੀ' ਸਬਿ ਸਿਖਨਿ ਮਾਤ ॥ ੩੬॥ 
ਇਨ ਕੋ ਬੇਇਜ਼ਤ ਚਹਿਤ ਕਰਨ। 

ਇਹੁ ਤੁਰਕ ਦੁਸ਼ਟ ਅਸਵਾਬ ਹਰਨ'। 
ਅਬਿ ਲਰੋ ਹਰੋ ਅਰਿ' ਹੂ ਸੁਚੇਤ। 

ਹਿਤ ਧਰਮ ਮਰੋ ਕਟਿ ਵੀਚ ਖੇਤ ॥ ੩੭ ॥ 


'ਬਹੁਤ ਛੇਤੀ। 

।ਉਹ। 

'ਲੈਘ ਗਏ ਸਨ। 

'ਸਿੱਖਾਂ ਨੇ ਏਧਰ ਸ਼ਾਹੀ ਫੌਜ ਦੇਖ ਕੇ। 
'ਖ਼ਬਰ। 


'ਦਾਦਾ (ਗੁਰੂ ਜੀ ਨੇ)। 
'ਤਕੜਾ, ਜ਼ੋਰਾਵਰ। 
'ਉਸ ਦੇ। 


'ਗੁਰਾਂ ਦੇ ਮਹਿਲ। 


'ਸਾਮਾਨ ਖੋਹਣਾ (ਚਾਹੁੰਦੇ ਹਨ)। 
'ਵੈਰੀਆਂ ਨੂੰ ਮਾਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਜੋਂ ਤਯੋਂ ਕਰਿ ਗੁਰੁ ਧਨ ਲਿਹੁ ਬਚਾਇ। 
ਜਸ ਲੈਂਹ ਜੀਐਂ, ਮਰਿ ਸੂਰਗ ਪਾਇ। 

ਇਮ ਮੋਦਕ' ਹਮਰੇ ਦੁਹੂੰ ਹਾਥ। 

ਸੁਨਿ ਸਰਾਪ ਬਖਸ਼ ਹੈਂ ਗੁਰੂ ਨਾਥ ॥। ੩੮ ॥ 
ਜਬਿ ਲੌ ਰਵਿ ਸਸਿ ਜਸ ਗੁਰੁ ਰਹਾਹਿ। 
ਤਬਿ ਲੌ ਰਹਿ ਕੀਰਤਿ ਅਪਨ ਯਾਹਿ'। 
ਇਮ ਸਬਿ ਕੋ ਧੀਰਜ ਬਡ ਧਰਾਇ। 

ਲੈ ਸਬਿਨਿ ਸੱਤ੍ੂ ਪਰ ਪਰਯੋ ਧਾਇ ॥ ੩੯॥ 
ਕੜ ਕਾੜ ਬੰਦੂਕ ਅਚੂਕ ਫੂਕ'। 


ਦੜ ਦਾੜ ਧਰਾ ਪਰ ਸੁਟੇ ਢੂਕ'। 

ਅਤਿ ਸ਼ੀਘੁ ਭਰਿ ਭਰਿ ਲਗੇ ਤਜਨ'। 

ਦੁਇ ਦੁਇ ਗੁਲਕਾ' ਸੰਗ ਠੋਕਿ ਗਜਨ ॥੪੦॥ 
ਇਮ ਸੱਤ੍ੂ ਅਪਾਰ ਪਛਾਰ ਮਾਰ। 

ਫਿਰ ਤੀਰ ਤਰਵਾਰਨ ਧਰੀ ਮਾਰ ॥੪੧॥ 


ਦੋਹਰਾ: 
ਨਿਟਕੀ ਚਮੂੰ ਬਿਲੋਕ ਕੈ', 
ਫਿਟਕੀ' ਦੈ ਉਮਰਾਵ। 

ਕਯੋਂ ਛਿਟਕੀ' ਕਹਿ ਧੀਰ ਤੁਵ, 
ਪਿਟਕੀ ਪਰੀ ਕਹਾਵ' ॥ ੪੨॥ 
ਰਸਾਵਲ ਛੰਦ: 

ਚਢਜਯੋ ਉੱਮਰਾਵੰ। 
ਬਢਜਯੋ ਸੈਨ ਚਾਵੰ। 

ਹਲਾ ਹੂਲ' ਪਾਈ। 

ਤੁਫੰਗੇਂ ਚਲਾਈ ॥ ੪੩ ॥ 
ਧਵਾਏ ਤੁਰੰਗਾ। 

ਲਰੇ ਹੂ ਨਿਸੰਗਾ। 

ਮਹਾਂਰੋਹ ਮੱਤੇ। 

ਕਰੇ ਨੈਨ ਤੱਤੇ ॥੪੪॥ 
ਰਿਸਯੋ ਬੀਰ ਗੋਰਾ। 


'ਕੜ ਕੜ ਦੀ ਅਵਾਜ਼ 
ਚਲਾਈਆਂ। 

(ਨੇੜੇ) ਢੁੱਕ ਕੇ। 

'ਛੱਡਣ ਲੱਗੇ। 

।ਗੋਲੀਆਂ। 


ਦੇਖ ਕੇ ਫ਼ੌਜ ਠਠਿੰਬਰ ਗਈ। 

'ਫਿਟਕਾਰਾਂ। 

ਛੁੱਟ ਗਈ। 

'(ਕਹਾਵ) ਕਿਥੋਂ (ਪਿਟਕੀ) ਕੋਹੜ ਦੀ ਬੀਮਾਰੀ ਪੈ ਗਈ। 





833 


834 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਯੋ ਠਾਂਢ ਠੌਰਾ। 
ਰੁਪਯੋ' ਪੈਰ ਐਸੇ। 

ਰਣੰ ਖੰਭ ਜੈਸੇ ॥ ੪੫ ॥ 
ਬਹੈ ਜਾਂਹਿ ਕਾਨੀ'। 

ਚਹੈ ਨਾਹਿ ਪਾਨੀ। 

ਹਤੈ ਜਾਂਹਿ ਤੁੱਕਾ। 

ਕਢੇ ਪਾਰ ਸੁੱਕਾ ॥ ੪੬ ॥ 
ਚਢਯੋ ਰੋਸ ਭਾਰੈ। 

ਖਢਯੋ ਭੱਭਕਾਰੈ'। 
ਜਿਤੇ ਬੀਰ ਸੰਗੀ। 

ਲਰੈਂ ਭਾਂਤਿ ਚੰਗੀ ॥੪੭॥ 
ਤਜੈਂ ਤੀਰ ਤੀਖੇ। 

ਮਨੋ ਸਾਂਪ ਬੀਖੇ'। 
ਬੰਦੂਕੈਂ ਜੁ ਫੂਕੈਂ'। 
ਅਚੂਕੈਂ ਨਰੂਕੈਂ ॥੪੮ ॥ 
ਬਕੈਂ ਮਾਰ ਮਾਰੀ। 
ਚਢਜਯੋ ਰੋਸ ਭਾਰੀ। 

ਗਹੀ ਸ਼ੱਮਸ਼ੇਰੈਂ”। 
ਪੈਹੀਂ ਸਮ ਸ਼ੇਰੈਂ!' ॥੪੯॥ 
ਹਟੈਂ ਨਾਂਹਿ ਪਾਛੇ। 

ਬਦੈਂ ਅੱਗੂ ਆਛੇ। 
ਕ੍ਰਿਪਾਨੈ ਚਲਾਈ। 

ਲਹੂ ਮੈਂ ਡੁਬਾਈ ॥੫੦॥ 
ਮਹਾਂ ਪਾਇ ਰੌਰਾ। 
ਲਰਜਯੋ ਗੌਰ' ਗੌਰਾ। 

ਹਨੂ ਅੰਗਦੰ ਕੇ। 
ਸਮੰ ਭੀਮ ਬੱਕੇ' ॥੫੧॥ 


ਹਥਾ ਵੱਥ ਹੋਏ। 
ਰਿਪੈਂ ਪਾਨ ਖੋਏ। 


'ਖੜਾ ਹੋ ਕੇ (ਸ਼ੇਰ ਵਾਂਗ) ਭਬਕ ਮਾਰਦਾ ਹੈ। 


'ਚੰਗੀ ਤਰ੍ਹਾਂ। 


ਹਨੂੰਮਾਨ, ਅੰਗਦ ਤੇ ਭੀਮਸੈਨ ਵਾਂਗ (ਬੰਕੇ) ਸੁੰਦਰ 
(ਲੜਿਆ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਚਾ ਖੱਚ ਬਾਹੈਂ। 
ਕਟੈਂ ਮੂੰਡ ਬਾਹੈਂ' ॥੫੨॥ 
ਘਨੇ ਮਾਰ ਨੇਜੇ। 

ਸੁ ਬੇਝੇ ਕਰੇਜੇ'। 
ਮਚਯੋ ਜੰਗ ਭੀਮੰ'। 
ਨਚਯੋ ਕਾਲ ਧੀਮੰ' ॥੫੩॥ 
ਗਿਰੇ ਰੁੰਡ ਮੁੰਡੰ'। 

ਪਰੇ ਖੇਤ ਝੁੰਡੰ'। 
ਗੁਲੇ ਰੰਗ ਲਾਲੋ'। 
ਧਰਾ ਭੀ ਬਿਸਾਲੈ ॥੫੪॥ 
ਮਰੇ ਬੀਰ ਵਾਲੀ'। 

ਫਿਰੈਂ ਬਾਜ' ਖਾਲੀ। 

ਪਰੈ ਘਾਇਲੈਂ' ਜੋ। 
ਰਰੈਂ ਹਾਇ ਲੈ ਸੋ! ॥੫੫॥ 
ਕਰਾਚੋਲ' ਬਾਹੈਂ। 


ਅੱਧੋ ਅੱਧ ਲਾਹੈਂ। 
ਧਰੀ ਮਾਰ ਗਾਢੀ। 
ਬਢੈਂ ਬਾਢ ਬਾਢੀ' ॥ ੫੬॥ 


ਭਿੜੈਂ ਸਾਰ ਸਾਰੰ'। 
ਘੜੈਂ ਜਯੋਂ ਠਠਯਾਰੰ। 
ਪਰੀ ਹੂਰ ਜੇਤੀ। 

ਬਰੀ ਸੂਰ ਤੇਤੀ ॥ ੫੭॥ 
ਬਕੈਂ ਮਾਸ ਚਾਰੀ'। 
ਛਕੈਂ ਮੋਦ ਧਾਰੀ। 
ਨਚੈਂ ਕਾਲ ਕਾਲੀ। 
ਮਚੈਂ! ਦੈ ਸੁ ਤਾਲੀ ॥੫੮॥ 
ਥਏ ਖੂੰਨ ਛੁੱਪ੍ਰੰ'। 
ਪਿਯੈਂ ਪੂਰਿ ਖੱਧ੍ਰ। 

ਛਕੇ ਹੀਨ ਚੋਟੀ”। 


'ਸਿਰ ਤੇ ਬਾਹਾਂ। 


'ਕਲੇਜੇ ਵਿੰਨ੍ਹ ਦਿੱਤੇ। 

'ਭਿਆਨਕ। 

'ਧੀਰਜ ਨਾਲ। 

'ਧੜ ਤੇ ਸਿਰ। 

'ਜੰਗ ਮੈਦਾਨ ਵਿੱਚ ਢੇਰ (ਲੱਗੇ) ਪਏ ਹਨ। 
'ਲਾਲਰੰਗਾਂ ਦੇ ਫੁੱਲ ਵਰਗੀ। 


'ਮਾਲਕ। 

'ਘੋੜੇ। 

'ਜ਼ਖ਼ਮੀ। 

'ਉਹ ਲੈਅ (ਸੁਰ ਵਿੱਚ) ਹਾਇ ਹਾਇ ਬੋਲਦੇ ਹਨ। 
'ਤਲਵਾਰਾਂ। 


(ਜਿਵੇਂ) ਤਰਖਾਣ ਲੱਕੜਾਂ ਵੱਢਦੇ ਹਨ। 
'ਲੋਹੇ ਨਾਲ ਲੋਹਾ ਭਾਵ ਸ਼ਸਤ੍ਰ ਨਾਲ ਸ਼ਸਤ੍ਰ। 


'ਮਾਸ ਖਾਣੇ (ਜਾਨਵਰ) ਬੋਲਦੇ ਹਨ। 


'਼ੁਸ਼ ਹੋ ਕੇ। 

'ਛੱਪੜ। 

(ਖੋਪਰੀਆਂ ਦੇ) ਖੱਪਰ ਭਰ ਭਰ ਕੇ ਪੀਂਦੇ ਹਨ। 
'ਭਾਵ ਤੁਰਕਾਂ (ਦਾ ਲਹੂ) ਪੀ ਕੇ। 


835 





836 


ਭਈ ਚੰਡਿ ਮੋਟੀ ॥੫੯ ॥ 
ਅਈ ਭੂਤ ਬਾਲਾ'। 

ਲਏ ਪੂਤ ਨਾਲਾ। 

ਲਹੂ ਕੀ ਕਟੋਰੀ। 
ਪਿਲਾਵੈਂ ਨ ਥੋਰੀ ॥੬੦॥ 
ਗੁਰੂ ਕੀ ਸਮਾਣੀ'। 
ਪਿਥੈਂ ਜੰਗ ਘਾਣੀ'। 
ਰਰੈਂ' ਧੰਨ ਗੌਰਾ। 

ਕਰੈ ਕੰਮ ਗੌਰਾ' ॥੬੧॥ 
ਭਯੋ ਆ ਸਹਾਈ। 
ਹਮੈਂ ਲਿਯ ਬਚਾਈ। 
ਚ਼ਲੈਂ ਜੌ ਬੰਦੂਕੈਂ। 

ਉਭੈ ਓਰ ਹੂੰ ਕੈਂ' ॥੬੨॥ 
ਉਨੈਂ ਜੌ ਭੜਾਕੇ। 
ਬਿਜੰ ਜਯੋਂ ਕੜਾਕੇ'। 
ਜਿਵੈਂ ਭਾੜਿ' ਦਾਨੇ। 

ਭੁਜੈ ਹੈਂ ਕਿਤਾਨੇ' ॥੬੩॥ 
ਗੁਰੂ ਭੀ ਸੁਨੈ ਕੈ। 

ਇਤੈ ਹੀ ਚਿਤੈ ਕੈ'। 
ਕਹੈਂ, ਜੰਗ ਗੌਰਾ। 

ਲਰੈ ਨਾਹਿ ਹੌਰਾ' ॥੬੪॥ 
ਬਹੀਰੈਂ ਬਚੈ ਹੈ। 

ਰਣੰ ਜੀਤ ਐ ਹੈ। 
ਇਤੈ ਜੰਗ ਗੌਰੇ। 
ਕਰਯੋ ਭੂਰ ਤੌਰੇ' ॥੬੫॥ 
ਹਤੇ ਸ਼ੱਤ੍ਹ ਭਾਰੇ। 

ਮਰੇ ਸੋ ਅਪਾਰੇ। 

ਚਢੀ ਲੁੱਥ ਪੁਥੰ'। 

ਮਢੀ ਜੁੱਥ ਗੁੱਥੀ ॥੬੬॥ 
ਪਰੀ ਰੈਨ ਆਈ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਹੁਤ (ਚੰਗੀ) ਤਰ੍ਹਾਂ। 


'ਲੋਥ ਤੇ ਲੋਥ ਚੜ੍ਹ ਗਈ। 
/(ਜੁੱਥ) ਸਾਰੀਆਂ (ਲੋਥਾਂ) ਗੁੰਦੀਆਂ ਤੇ ਮੜ੍ਹੀਆਂ ਗਈਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਥਜੋ ਦਯੋਸ ਰਾਈ'। 
ਥਿਰੀ ਜਾਇ ਡੇਰੀਂ' ॥੬੭॥ 
ਖਰੀ' ਪੱਛਤਾਵੇ। 

ਪਰੀ ਲੇਤ ਹਾਵੇ'। 
ਲੁਟਜੋ ਨਾ ਸਮਾਨੰ'। 

ਮਰੇ ਨਾਹਕਾਨੋ' ॥੬੮॥ 
ਇਤੈ ਲੈ ਬਹੀਰੈ'। 

ਚਲਯੋ ਗੌਰ' ਧੀਰੈਂ। 
ਗੁਰੂ ਕੇ ਪਠਾਏ। 
ਅਗਜੋਂ ਸੂਰ ਆਏ ॥੬੯॥ 
ਗਏ ਲੈ ਬਹੀਰੈਂ। 

ਗੁਰੂ ਕੇ ਸੁ ਤੀਰੈਂ। 
ਥਿਰਜੋ ਦੂਰ ਗੌਰਾ। 
ਨਿਤੈ ਕੇ ਸੁ ਤੌਰਾ' ॥ ੭੦॥ 
ਗੁਰੂ ਪਾਸ ਜਾਈ। 

ਜਬੈ ਮਾਤ ਗਾਈ'। 
ਹਮੈਂ ਆਇ ਘੇਰਾ। 
ਤੁਰਕੈਂ ਜੋ ਬਧੇਰਾ ॥ ੭੧॥ 
ਹੁਤੋ ਜੋ ਨ ਗੌਰਾ। 
ਹੁਤੀ ਆਜ ਚੌਰਾ'। 

ਧਨੰ ਲੂਟ ਲੇਤੇ। 
ਸਬੈਂ ਕੂਟ ਦੇਤੇ ॥ ੭੨॥ 
ਤੁਮੇ ਲਾਜ ਜਾਤੀ। 

ਹਮੈਂ ਹੋਤ ਹਾਤੀ'। 

ਇਤੇ ਮਾਂਹਿ ਗੋਰਾ। 
ਪੁਗਯੋ' ਆਨ ਦੌਰਾ ॥ ੭੩॥ 
ਪਰਜੋ ਜਯੋਂ ਬਘਯਾੜੈ'। 
ਅਰਯੋ ਲੈ ਬਿਰਾੜੈਂ। 
ਚ਼ਮੂੰ ਕੋ ਹਟਾਯੋ। 


'ਸੂਰਜ ਛਿਪ ਗਿਆ। 

ਵੈਰੀ ਦੀ ਫ਼ੌਜ। 

'ਡੇਰਿਆਂ ਵਿੱਚ। 

(ਫੌਜ) ਖੜੀ। 

'ਹਾਹੁਕੇ। 

(ਅਸਾਂ) ਗੁਰੂ ਕਾ ਸਾਮਾਨ ਵੀ ਨ ਲੁੱਟਿਆ। 
'ਬਿਅਰਥ ਹੀ ਮਰ ਗਏ। 


'ਭਾਈ ਗੌਰਾ। 


'ਮੌਤ। (ਅ) ਹੱਤਕ। 


'ਪਹੁੰਚ ਗਿਆ। 


837 





838 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਮੂੰ ਕੋ ਛੁਡਾਯੋ ॥। ੭੪॥ 
ਖਜ਼ਾਨਾ ਬਚਾਯੋ। 
ਹਮੈਂ ਭੀ ਲਿਆਯੋ। 
ਜਿਤੋਂ ਥਾ ਸਮਾਨੰ। 
ਨਹੀ ਦੀਨ ਜਾਨੋ ॥ ੭੫॥ 
ਇਸੋ ਸਿੱਖ ਕੋਈ। 
ਨਹੀ ਔਰ ਹੋਈ। 
ਜਿਮੈਂ ਮਾਤ ਗਾਈ। 
ਗੁਰੂ ਪਾਸ ਆਈ ॥ ੭੬॥ 
ਖੁਸ਼ੀ ਹੋਇ ਭਾਰੀ। 

ਗੁਰੁ ਤਾਤਕਾਰੀ'। 

ਲਯੋ ਬੋਲ ਗੌਰਾ'। 

ਦਯੋ ਪਯਾਰ ਗੌਰਾ' ॥ ੭੭॥ 
ਜਿਤੇ ਸ੍ਰਾਪ ਦੀਨੇ। 
ਹੁਤੇ, ਥੇ ਸੁ ਪੀਨੇ'। 

ਸਬੈ ਹੈਂ ਨਿਵਾਰੇ। 

ਬਰੰਦੈ ਉਦਾਰੇ' ॥ ੭੮॥ 
ਰਿਧੰ ਸਿੱਧ ਸਾਰੀ। 

ਦਈ ਤਾਂਹਿ ਭਾਰੀ। 
ਨਿਜੰ ਗਜਾਨ ਦੀਨੋ। 
ਭਵੰ ਬੰਧ ਛੀਨੋ' ॥ ੭੯॥ 
ਜਿਤੇ ਸੰਗ ਤਾਂ ਕੇ। 

ਥੇ ਬਿਰਾੜ ਬਾਂਕੇ। 

ਸਬੀ ਕੋ ਬੁਲੈ ਕੈ। 
ਕ੍ਰਿਪਾ ਦੀਠ ਕੈ ਕੈ' ॥੮੦॥ 
ਮਨ ਇੱਛ ਪੀਨੇ'। 

ਫਲੈ ਚਾਰ ਦੀਨੇ। 
ਸਿਰੇਪਾਉ ਭਾਰੇ। 
ਸਬੀ ਕੋ ਉਢਾਰੇ' ॥੮੧॥ 
ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 839 


ਪੁਨ ਗੌਰੇ ਕਰ ਜੋਰ ਕੈ, 

ਕਹਜੋ ਸਤਿਗੁਰੂ ਪਾਸ। 

ਏਕ ਸਾਪ' ਮੁਹਿ ਰਹਿਨ ਦਿਹੁ, 
ਜੋ ਫਾਂਸੀ ਕਾ ਖਾਸ ॥੮੨॥ 

ਜੇ ਮੁਹਿ ਫਾਂਸੀ ਨਹਿ ਭਵੈ', 

ਲੋਗ ਮਾਨ ਹੈਂ ਐਸ। 

ਝੁਠੇ ਹੀ ਗੁਰੁ ਕਹੇ ਥੇ, 

ਸਾਪ ਹਟਾਏ ਤੈਸ ॥੮੩॥ 

ਸਾਪ ਆਪ ਦੈ ਅਧਿਕ ਮੁਹਿ, 
ਬਖਸ਼ ਦਏ ਹ੍ਹੋ ਦਸਾਲ। 

ਜਾਨੇ ਜੈ ਹੈਂ ਸਾਚ ਸਬਿ, 

ਜਬਿ ਮਮ ਹੈ ਇਮ ਕਾਲ ॥੮੪॥ 
ਤਥਾਮਸਤੁ' ਕਹਿ ਗੁਰੁ ਮਨਜੋ, (ਜਿਵੇਂ ਤੂੰ ਕਿਹਾ ਹੈ) ਤਿਵੇਂ ਹੀ ਹੋਵੇਗਾ। 
ਭਯੋ ਤੈਸ ਹੀ ਨੀਕ। 

ਫਾਂਸੀ ਤੁਰਕੋਂ ਨੇ ਦਯੋ, 

ਗੌਰੇ ਕੋ ਫਿਰ ਠੀਕ ॥ ੮੫॥ 
ਸਤਿਗੁਰੁ ਸਤਲੁਜ ਪਾਰ ਹੂੰ, 
ਪਹੁੰਚੇ ਪੁਰਿ ਕਰਤਾਰ। 

ਕਿਯ ਸਿਤਕਾਰ ਉਦਾਰ ਬਹੁ, 
ਧੀਰ ਮੱਲ ਮੁਦ ਧਾਰ ॥੮੬॥ 
ਅਨ ਗਨ ਧਨ ਤਿਨ ਖਰਚ ਕਰਿ, 
ਕਿਯ ਨਿਜ ਸੁਤ ਕੋ ਬਯਾਹਿ। 
ਕਿਤਕ ਮਾਸ ਗੁਰੁ ਰਹੇ ਤਹਿਂ, 
ਨਿਤ ਪੁਤਿ ਨਯੋ ਉਛਾਹਿ ॥੮੭॥ 
ਚੌਪਈ: 

ਦੇਸ ਦੇਸ ਤੈ ਸਿੱਖ ਬ੍ਰਿੰਦਾ। 
ਆਵਹਿ ਸੰਗ ਮਸੰਦਨਿ ਚਿੰਦਾ'। 
ਦਰਸ ਪਰਸ ਪਗ ਹਰਸ ਬਚਢੈ ਕੈ'। 
ਚਿਤ ਹਿਤ ਸੈਂ ਬਿਤ' ਭੇਟ ਚਢੈ ਕੈ ॥੮੮॥ 
ਬਾਂਛਤ ਫਲ ਭਲ ਗੁਰੁ ਤੈ ਪੈਹੈਂ। 





840 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਰਤ ਬਿਸਤੀਰਤਿ' ਘਰ ਜੈਹੈਂ। 

ਇਕ ਦਿਨ ਇਕ ਦ੍ਰੂਜ ਕੋ ਸੁਤ' ਮਰਜੋ। 
ਆਨਿ ਤਾਂਹਿ ਗੁਰਿ ਦਰ ਪਰ ਧਰਯੋ ॥੮੯॥ 
ਕਰੀ ਅਰਜ਼ ਹਿਤ ਗਰਜ਼' ਜਿਵਾਵਨ। 
ਪੁਰਿ ਜਨ ਬਰਜਨ ਕਰਿ ਤਿਹ ਗਾਂਵਨ'। 
ਫਰਜ਼ ਨ ਕੁਛ ਇਹੁ ਕਰਜ਼ ਨ ਗੁਰੁ ਕੋ'। 


ਲਰਜ਼ਨ ਪਰ ਹੈ ਹਰਿ ਜਨ ਧੁਰ ਕੋ' ॥ ੯੦॥ 
ਦੰਪਤਿ ਕਹਿਂ ਸੰਪਤਿ ਸਹਿ ਮਰ ਹੈਂ”। 
ਕਹਯੋ ਨ ਕਾਨਿ ਸੁ ਕਿੰਚਤ ਧਰ ਹੈੱ”। 


ਆਖਰ ਮਿਲਿ ਸਿੱਖਨਿ ਬਹੁ ਜਾਈ। 
ਗੁਰੂ ਪਾਸ ਅਰਦਾਸ ਅਲਾਈ' ॥ ੯੧॥ 
ਸੁਨਿ ਪੁਨ ਗੁਨਿ ਗੁਰੁ ਕਹਯੋ ਸਬੀ ਕੋ। 
ਪ੍ਰਾਨ ਬਦਲ' ਦਿਹੁ ਪ੍ਰਾਨ ਅਬੀ ਕੋ। 
ਤਬਿ ਸਬਿ ਹੀ ਸੁਨਿ ਤੂਸ਼ਨ ਭਏ'। 
ਦੇਨੇ ਪਾਨ ਆਨਿ ਜਬਿ ਪਏ ॥੯੨॥ 
ਭੂਸੁਰ ਹਿਤ ਦੂਸਰਿ ਬਿਰ' ਗੁਰੂ। 
ਕਹਜੋ ਪ੍ਰਾਨ ਦਾਨ ਕੋਊ ਕੁਰੂ'। 

ਤੀਸਰ ਬੇਰ ਫੇਰ ਗੁਰੁ ਸ੍ਹਾਮੀ। 

ਕਹਾ ਤੈਸ ਹੀ ਪੂਰਨ ਕਾਮੀ' ॥ ੯੩॥ 
ਔਰ ਸਿੱਖ ਜਬਿ ਉਠਯੋ ਨ ਕੋਈ। 
ਭਗਤੂ ਸੁਤ ਜੀਵਨ ਥਾ ਜੋਈ। 
ਬਾਰਧਿ ਭਗਤਿ ਸ਼ਕਤਿ ਗੁਰੁ ਸਾਰਦ'। 


ਦਏ ਉਡਾਇ ਪ੍ਰਾਨ ਸਮ ਪਾਰਦ' ॥੯੪॥ 
ਪਰ ਹਿਤ ਨਿਜ ਤਨ ਤ੍ਰਿਨ ਜਜਯੋਂ ਤਜਾ। 
ਸੁਰ ਨਰ ਮੁਨਿ ਜਨ ਜੈ ਜੈ ਭਜਾ'। 

ਧਰ ਪਰ ਜਸ ਭਰਿ ਗੁਰੁ ਪੁਰਿ' ਗਯੋ। 


(ਗੁਰਾਂ ਦਾ) ਜਸ ਫੈਲਾਉਂਦੇ ਹੋਏ। 
ਬ੍ਰਹਮਣ ਦਾ ਪੁੱਤਰ। 


'ਇੱਛਾ ਵਾਸਤੇ। 

'ਸ਼ਹਿਰ ਦੇ ਲੋਕਾਂ ਨੇ ਤਿਸ ਨੂੰ ਕਹਿ ਕੇ ਵਰਜਿਆ। 

ਇਹ ਕੁਝ ਗੁਰਾਂ ਦਾ ਫ਼ਰਜ਼ ਨਹੀਂ ਅਤੇ ਨ ਹੀ ਗੁਰਾਂ ਦੇ ਸਿਰ 
ਕੋਈ ਕਰਜ਼ਾ ਹੈ ਭਾਵ ਮੁਰਦਾ ਜਿਵਾਉਣਾ ਗੁਰਾਂ ਲਈ ਕੋਈ 
ਜ਼ਰੂਰੀ ਨਹੀਂ। 

'ਹਰੀ ਦੇ ਸੇਵਕਾਂ ਨੂੰ (ਧੁਰ ਕੋ) ਵਾਹਿਗੁਰੂ ਜੀ ਤੋਂ (ਲਰਜ਼ਨ) 
ਕਾਂਬਾ ਭਾਵ ਡਰ (ਪਰ ਹੈ) ਪੈਂਦਾ ਹੈ ਭਾਵ ਲਗਦਾ ਹੈ। 
'ਇਸਤ੍ਰੀ ਤੇ ਪਤੀ ਕਹਿੰਦੇ ਹਨ (ਕਿ ਅਸੀਂ) ਸਮੱਗਰੀ ਸਹਿਤ 
ਮਰ ਜਾਵਾਂਗੇ। 

(ਲੋਕਾਂ ਦੇ) ਕਹੇ (ਬਚਨਾਂ) ਨੂੰ (ਉਨ੍ਹਾਂ ਨੇ) ਥੋੜੇ ਮਾਤ੍ਹ ਵੀ ਕੰਨਾਂ 
ਵਿੱਚ ਨਹੀਂ ਧਾਰਿਆ ਹੈ ਭਾਵ ਗਹੁ ਨਾਲ ਨਹੀਂ ਸੁਣਿਆ। 


'ਕਹੀ। 


'ਬਦਲੇ। 

'ਚੁੱਪ ਹੋ ਗਏ। 
'ਬੂਹਮਣ ਵਾਸਤੇ ਦੂਜੀ ਵਾਰ। 
'ਕਰੇਗਾ। 


'ਕਾਮਨਾ ਪੂਰਨ ਕਰਨ ਵਾਲੇ ਸਤਿਗੁਰਾਂ ਨੇ। 


'ਭਗਤੀ ਤੇ ਸ਼ਕਤੀ ਦੇ ਸਮੁੰਦਰ (ਭਾਈ ਜੀਵਣ ਨੇ ਗੁਰਾਂ ਰੂਪ) 
ਸਰਦਰੁੱਤ ਦੇ ਚੰਦਰਮਾ (ਵੱਲ)। 
ਪਾਰੇ ਵਾਂਗ। 


'ਕਹੀ, ਕੀਤੀ। 
'ਸੱਚ ਖੰਡ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 841 


ਗੁਰ ਬਚ ਬਜਰਥ ਨ ਜਾਨੇ ਦਯੋ ॥ ੯੫॥ 
ਜੀਵਣ ਇਤ ਨਿਜ ਜੀਵਣ ਜਬੈ। 
ਛੋਰਾ', ਛੋਰਾ ਦੂਜ ਜਿਯ ਤਬੈ?। 'ਛੱਡਿਆ। “ਤਦੋਂ ਬ੍ਰਹਮਣ ਦਾ (ਛੋਰਾ) ਛੋਹਰਾ (ਪੁੱਤਰ) ਜਿਉਂ 


ਪਿਆ। 
ਇਹ ਅਜ਼ਮਤ ਪਿਖਿ ਭਗਤੂ ਸੁਤ ਕੀ। 
ਅਚਰਜ ਹੂ ਸਬਿ ਹੀ ਨੈ ਨੁਤ ਕੀ' ॥੯੬॥ 'ਉਸਤਤ ਕੀਤੀ। 
ਕੀਰਤਿ ਜੌਨ ਅਖੰਡ ਪੁਕਾਸ਼ੀ'। ਕੀਰਤੀ ਰੂਪ ਚਾਨਣੀ ਲਗਾਤਾਰ ਪ੍ਰਕਾਸ਼ ਕਰ ਰਹੀ ਹੈ। 
ਮਨੋ ਮਾਲਤੀ ਖਿਲੀ ਸੁਵਾਸੀ'। 'ਸੁਗੰਧੀ ਵਾਲੀ। 
ਜਾਂ ਕੋ ਸੁਜਸ ਰਹੈ ਜਗ ਮਾਂਹੀਂ। 
ਸੋ ਜਨ ਜੀਵਤ ਸਦਾ ਰਹਾਂਹੀਂ ॥੯੭॥ 
ਅਹੋ' ਧੰਨਯ ਜੀਵਣ ਬੁਧਿ” ਕਹੋ। 'ਹੇ ਭਾਈ। “ਭਾਈ ਜੀਵਣ ਜੀ ਦੀ ਬੁੱਧੀ ਨੂੰ। 
ਦੈ ਤਨ ਕਾਚ ਸਾਚ ਪਦ ਲਹੋ'। ਲੈ ਲਿਆ। 
ਜਿਸ ਤਨ ਕੀ ਇਕ ਮਿਲਤ ਨ ਪਾਈ। 
ਸੋ ਦੈ ਮੁਕਤਿ ਅਮੋਲਕ ਪਾਈ ॥੯੮॥ 
ਸੀ ਗੁਰੁ ਪਿਖਿ ਜੀਵਨ ਕੀ ਕਰਨੀ। 
ਸ੍ਰੀ ਮੁਖ ਤੈ ਮਹਿਮਾ ਬਹੁ ਬਰਨੀ'। 'ਕਹੀ। 
ਬੰਸ ਬਢੈ ਯਾਂ ਕੋ ਬਹੁ ਮਹੀ'। 'ਧਰਤੀ (ਉੱਪਰ)। 
ਦੀਨੋ ਬਰ ਚੀਨੋ ਅਬਿ ਸਹੀ' ॥੯੯॥ 'ਹੁਣ ਠੀਕ (ਹੋਇਆ) ਦੇਖਿਆ ਹੈ। 
ਦਿਜ ਅਨੰਦ ਭਾ ਨੰਦਨ' ਪਾਯੋ। 'ਪੁੱਤਰ। 
ਸੁਜਸ ਗੁਰੂ ਕਾ ਕਰਤ ਸਿਧਾਯੋ। 
ਲੋਗਨ ਗੁਰੂ ਰਾਮ ਸਸਿ' ਜਾਨਾ। 'ਰਾਮ ਚੰਦ ਰੂਪ। 
ਕੀਨ ਕਾਮ ਉਨਿ ਸਾਮ' ਮਹਾਨਾ ॥੧੦੦॥ ਉਨ੍ਹਾਂ ਵਾਂਗ। 
ਰਾਮ ਕ੍ਰਿਸ਼ਨ ਸੁਤ ਦੂਜਨ ਜਿਵਾਏ। 
ਤਯੋਂ ਹਰਿਰਾਇ ਗੁਰੂ ਦਿਖਰਾਏ। 
ਕੀਰਤਿ ਫੈਲੀ ਜਗਤਿ ਮਝਾਰੀ। 
ਚਾਂਦ ਚਾਂਦਨੀ ਸੀ' ਉਜਯਾਰੀ? ॥੧੦੧॥ 'ਵਰਗੀ। “ਪ੍ਰਕਾਸ਼ ਰਹੀ ਹੈ। 
ਸਜਨ ਚਕੋਰਨਿ ਕੋ ਸੁਖਕਾਰੀ। 
ਸਸ ਸਿਸਨਿ ਕੋ ਪੌਸਨ ਹਾਰੀ' ॥੧੦੨॥ 'ਸਿੱਖਾਂ ਰੂਪ ਖੇਤੀ ਨੂੰ ਪਾਲਣ ਵਾਲੀ ਹੈ। 
ਦੋਹਰਾ: 
ਧੰਨਯ ਗੁਰੂ ਕੇ ਸਿੱਖ ਹੈਂ, 





842 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੰਨਯ ਗੁਰੂ ਜਗ ਮਾਨ। 

ਬਿਨੈ ਕਰਤ ਜੁਗ ਅੱਗੂ ਕਵਿ, 

ਬਖਸ਼ੋ ਸਿੱਖੀ ਦਾਨ ॥੧੦੨॥ 

ਕਿਤਕ ਮਾਸ ਕਰਤਾਰ ਪੁਰਿ 

ਬਸਿ ਰਸਿ' ਕ੍ਰਿਪਾ ਨਿਕੇਤ”। 'ਅਨੰਦ ਨਾਲ ਵਸ ਕੇ। “ਕਿਰਪਾ ਦੇ ਘਰ ਭਾਵ ਕ੍ਰਿਪਾਲੂ। 

ਪੁਨ ਆਏ ਕੀਰਤ ਪੁਰੈਂ, 

ਮਗਿ ਸਿੱਖਨਿ ਸੁਖ ਦੇਤ ॥ ੧੦੪॥ 

ਚੌਪਈ: 

ਕੀਰਤ ਪੁਰੀ ਨਿਕਟਿ ਜਬਿ ਆਏ। 

ਸੁਨਿ ਲੋਗਨ ਮਨਿ ਮੋਦ ਬਢਾਏ। 

ਮੰਗਲ ਮਯ ਸਮਾਜ ਸਬਿ ਸਾਜੇ'। ਖ਼ੁਸ਼ੀਆਂ ਦੇ ਸਾਰੇ ਸਾਮਾਨ ਤਿਆਰ ਕਰ ਲਏ। 

ਨੌਬਤ ਘੁਰੀ' ਪੁਰੀ ਦਰਵਾਜੇ ॥ ੧੦੫॥ 'ਵੱਜੀ। 

ਧੁਪ ਧੁਖਾਇ ਗਰੀ ਛਿਰਕਾਈ'। 'ਗਲੀਆਂ ਵਿੱਚ ਛਿੜਕਾ ਕੀਤਾ। 

ਤੌਰਨ ਮਾਲ' ਪਤਾਕ: ਝੁਲਾਈ। 'ਬੰਦਨ ਵਾਰ-ਮੰਗਲ ਸਮੇਂ ਫੁੱਲ, ਪੱਤੇ ਆਦਿ ਦੀ ਮਾਲਾ ਜੋ 
ਦਰਵਾਜ਼ੇ ਉੱਪਰ ਲਟਕਾਈ ਜਾਂਦੀ ਹੈ। “ਝੰਡੀਆਂ। 


ਜਹਿਂ ਤਹਿਂ ਅਤਿ ਸੁਗੰਧਿ ਮਹਕਾਈ। 

ਸ਼ਬਦ ਗਾਵਤੇ ਬਾਦ' ਬਜਾਈ ॥ ੧੦੬॥ 'ਵਾਜੇ। 

ਮਿਲੇ ਅੱਗੂ ਕਰਿ ਮੰਗਲਚਾਰੈਂ। 

ਭੇਟ ਤਿਹਾਵਲ' ਦਏ ਅਪਾਰੈਂ। ਕੜਾਹ ਪ੍ਰਸ਼ਾਦ। 

ਕਰਤਿ ਆਰਤੀ ਆਰਤ ਹਰ ਕੀ'। ਦੁੱਖਾਂ ਨੂੰ ਮੇਟਣ ਵਾਲੇ (ਸਤਿਗੁਰਾਂ) ਦੀ। 
ਪੁਸ਼ਪ' _ਚਢਾਇ' ਗਾਇ ਗੁਨ ਵਰ? ਕੀ 'ਫੁੱਲ। 'ਸਰੇਸ਼ਟ। 


॥੧੦੭॥ 

ਥਿਰੇ ਸਿੰਘਾਸਨ ਮਧ ਦਰਵਾਰੈਂ। 

ਦੇਵਨ ਯੂਤ ਸੁਰਪਤਿ ਜਨੁ ਭਾਰੈਂ'। 

ਬਰਤਯੋ ਪੰਚਾਮਿਰਿਤ ਬਹੁ ਸਬਿ ਕੋ। 

ਨਿਰਖੈਂ ਸਿੱਖ ਕੋਕ ਜਨ ਰਵਿ ਕੋ' ॥੧੦੮॥ 'ਜਾਣੋ ਸਿੱਖਾਂ ਰੂਪ ਚਕਵੇ (ਗੁਰੂ) ਸੂਰਜ ਨੂੰ ਵੇਖ ਰਹੇ ਹਨ। 
ਸੂਰਜ ਮੱਲਾਦਿਕ ਸਭਿ ਮਿਲੇ। 

ਗੁਰੁ ਸਿਤਕਾਰੇ ਆਨੰਦ ਭਿਲੇ'। ਮਿਲ ਕੇ। 

ਪੁਨ ਅੰਤਹਿ-ਪੁਰ ਮੈਂ! ਗੁਰੁ ਗਏ। ਮਹਿਲਾਂ ਵਿੱਚ। 

ਮੋਦ ਬਿਨੋਦ ਪ੍ਰਮੋਦ ਸੁ ਦਏ' ॥ ੧੦੯॥ 'ਅਨੰਦਦਾਇਕ ਕੌਤਕਾਂ ਨਾਲ ਬਹੁਤੇ ਚੰਗੇ ਅਨੰਦ ਦਿੱਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 843 


ਸੀ ਹਰਿ ਕ੍ਰਿਸ਼ਨ ਗੋਦ ਮੈਂ ਲਏ। 
ਮਨ ਭਾਵਤ ਦੁਲਰਾਵਤ ਭਏ'। 
ਮਨੋਂ ਬਿਸ਼ਨੁ ਸਹਿ ਜਿਸ਼ਨ' ਸੁਹਾਏ। 


ਸਬਿ ਪਵਾਰ ਉਦਾਰ ਦਿਖਾਏ' ॥ ੧੧੦ ॥ 


ਯਾ ਬਿਧਿ ਗੁਰੁ ਕੀਰਤਿ ਪੁਰ ਬਾਸੇ। 


ਨਿਜ ਜਨ ਪੁਰ ਜਨ ਸੁਖਦ ਹੁਲਾਸੇ' ॥ ੧੧੧॥ 


੫ 


ਦੋਹਰਾ: 
ਇਕ ਦਿਨ ਗੁਰੁ ਪ੍ਰਯੰਕ ਪੈ', 
ਪੌਢੇ ਥੇ' ਮੁਦ ਧਾਰ। 
ਕਰਤੇ ਅਏ ਉਦਾਰ ॥ ੧੧੨॥ 


“ਸੈਯਾ ਛੰਦ: 


ਸੁਨਿ ਕਰਿ ਹਰਿਬਰਾਇ' ਗੁਰ ਸ਼ੀਘਰ, 
ਉਠੇ ਲਗੀ ਜਾਨੂ ਪਰ' ਚੋਟ। 

ਤਜਿ ਪਰਯੰਕ ਬਥਿਰੇ ਆਸਨ ਪਰ, 
ਕੀਨੋ ਅਦਬ ਸ਼ਬਦ ਕਾ ਮੋਟ'। 

ਕਾਰਨ ਸ਼ੀਘੂਤਾ ਕਾ' ਸਿੱਖਨਿ, 
ਬੂਝਯੋ ਤਬਿ ਗੁਰ ਕੀਨ ਬਖਾਨ। 

ਹਰਿ ਬਪੁ' ਸੀ ਨਾਨਕ ਕੀ ਬਾਨੀ, 
ਅਨਕਭੈ ਰੂਪ ਬੇਦ ਅਧਿਕਾਨ' ॥ ੧੧੩॥ 
ਤਰਨੀ ਭਵ ਸਾਗਰ ਕੋ ਤਰਨੀ', 
ਕਰਨੀ' ਸਿੱਖਨਿ ਸੁਖਦ ਕਲਯਾਨ। 
ਘਰਨੀ ਚਿਤ੍ਰੱਨਿ ਤਰਨੀ ਜਾਨ'। 

ਕਰਨੀ ਕੁਮਤਿ ਹੇਤ ਬਾਘਨਿ ਸੀ', 


“ਇਸ ਥਾਂ ਛਾਪਾ ਪੱਥਰ 'ਚ ਦ੍ੈਯਾ ਛੰਦ ਛਪਿਆ ਹੋਇਆ ਹੈ 
ਚਰਨ ੨੮ ਮਾਤ੍ਹਾ ਤੇ ੧੬-੧੨ ਤੇ ਬਿਸ੍ਰਾਮ ਹੁੰਦਾ ਹੈ ਪਰ ਇਸ 
ਦੀਆਂ ਪ੍ਰਤਿ ਚਰਨ ੩੧ ਮਾਤ੍ਹਾ ਹਨ ਤੇ ੧੬-੧੫ ਤੇ ਬਿਸ੍ਹਾਮ ਤੇ 
ਅੰਤ ਗੁਰ ਲਘ ਹੈ ਇਸ ਲਈ ਇਹ ਮਾਤ੍ਰਿਕ ਸ੍ਰੈਯਾ ਹੈ। ਅਸਾਂ 
ਇਸੇ ਲਈ ਸ੍ਰੈਯਾ ਛੰਦ ਛਾਪਿਆ ਹੈ। 

'ਘਬਰਾਹਟ ਨਾਲ। 

ਗੋਡੇ ਉੱਪਰ। 


'ਬਹੁਤਾ। 
'ਕਾਹਲੀ ਦਾ ਸਬੱਬ। 


'ਸਰੂਪ। 
'ਸੁਤੇ ਗਿਆਨ ਸਰੂਪ, ਵੇਦਾਂ ਤੋਂ ਵੱਡੀ ਹੈ। 

'ਸੰਸਾਰ ਸਮੁੰਦਰ ਤੋਂ ਤਰਨ ਲਈ ਬੇੜੀ ਹੈ। 

'ਕਰਨ ਵਾਲੀ। 

'ਆਸੁਰੀ ਸੰਪਤਾ ਰੂਪ ਹਰਨੀ ਨੂੰ ਮਾਰਨ ਵਾਲੀ ਹੈ। 

'ਸ਼ੁਭ ਗੁਣਾਂ ਦੀਆਂ) ਮੂਰਤਾਂ ਘੜਨ ਵਾਲੀ ਇਸਤ੍ਰੀ ਜਾਣੋ। 
'ਖੋਟੀ ਮਤਿ ਰੂਪ ਹਥਣੀ (ਦੇ ਮਾਰਨ) ਵਾਸਤੇ ਸ਼ੇਰਨੀ ਵਰਗੀ 
ਹੈ। 





844 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਾਵਾਗਨਿ ਸੀ ਜਗ ਬਨ ਹੇਤ'। 
ਬਾਰੀ ਸੁਮਤਿ ਹੇਤ ਵਰ ਵਾਰੀ', 


ਕਯਾਰੀ ਸੰਪਤਿ ਭਗਤੀ ਖੇਤ' ॥ ੧੧੪॥ 
ਪਾਪਨ ਸਲਭਨ ਖਾਪਨਿ ਸਾਪਨਿ'। 
ਜਾਪਨ ਤਾਪਨ ਧ੍ਰਾਪਨਿ ਬਯਾਰਿ'। 
ਕਰਨੀ ਗਯਾਨ ਅਗਨਿ ਕੋ ਅਗਨੀ', 
ਹਰਨੀ' ਪਾਠਕ ਕੇਰ ਬਿਕਾਰ। 

ਧਰਨੀ' ਗੁਰੁ ਮਹਿਮਾ ਕੋ ਧਰਨੀ”, 
ਦਰਨੀ ਅਘ ਬਨ ਕਰਨੀ ਜਾਨ'। 
ਅਗਨੀ ਦੁਰਵਾਸਨ ਘਾਸਨ ਕੋ', 

ਜਨ ਮਨ ਬਨ ਕੋ ਮਲੈ ਸਮਾਂਨ' ॥ ੧੧੫॥ 


ਨਾਸੈਂ ਭਵ ਦੁਖ ਬਿਨ ਪੁਯਾਸੈਂ', 


ਜੇ ਹਮ ਅਦਬ ਨ ਕਰਿ ਹੈਂ ਯਾਂ ਕੋ, 
ਤੌ ਫਿਰ ਗੁਰੁ ਸਿੱਖ ਕਰਿ ਹੈਂ ਕੈਸ। 
ਬਿਨ ਭੈ ਅਦਬ ਨ ਸੇੇਯ' ਦੇਯ ਯਹਿ, 
ਯਾਤੈ ਰਾਖਹੁ ਭੈ ਸਬਿ ਏਸ ॥ ੧੧੬॥ 
ਕਰੈ ਨ ਭੈ ਜੋ ਗੁਰੁਬਾਨੀ ਕਾ, 

ਸੋ ਸਿੱਖ ਗੁਰ ਕੋ ਪਯਾਰਾ ਨਾਹਿ। 

ਜੋ ਭੈ ਕਰੈ ਤਰੈ ਭਵ ਸਾਗਰ, 

ਫਰੈ ਨ ਜਮ ਲਰ ਡਰ ਧਰਿ ਤਾਂਹਿ'। 
ਬਾਨੀ ਗੁਰੂ ਗੁਰੂ ਹੈ ਬਾਨੀ, 

ਮਾਨੀ ਮਨ ਜਿਨ ਨਿਸਚੇ ਆਹਿ ॥ ੧੧੭॥ 
“ਚੌਪਈ; 


'ਜਗਤ ਰੂਪ ਜੰਗਲ (ਦੇ ਸਾੜਨ) ਵਾਸਤੇ ਡਉ' ਅਗਨੀ ਵਰਗੀ 
ਹੈ। 

'ਚੰਗੀ ਮਤਿ ਦੀ ਬਗੀਚੀ (ਨੂੰ ਖਿੜਾਉਣ) ਲਈ ਚੰਗਾ ਪਾਣੀ 
ਹੈ। 

'ਭਗਤੀ ਰੂਪ ਖੇਤ ਦੀ ਕਿਆਰੀ ਦੀ ਸਮੱਗ੍ਰੀ ਹੈ। 

'ਪਾਪਾਂ ਦੇ ਭਮੱਕੜਾਂ ਨੂੰ ਖਪਾਉਣ ਵਾਲੀ ਸੱਪਣੀ ਹੈ। 

'ਜਪਾਂ ਤਪਾਂ ਨੂੰ ਰਜਾਉਣ ਵਾਲੀ ਪਉਣ ਹੈ। 

'ਗਿਆਨ ਦੀ ਅੱਗ ਨੂੰ (ਅਗਨੀ) ਜਗਾਉਣ ਵਾਲੀ ਹੈ। 

'ਨਾਸ ਕਰਨ ਵਾਲੀ ਹੈ। 

'ਧਾਰਨ ਲਈ। ਧਰਤੀ ਵਰਗੀ ਹੈ। 

'ਪਾਪਾਂ ਦੇ ਜੰਗਲ ਨੂੰ ਹਥਣੀ ਵਾਂਗ ਦਲਣ ਵਾਲੀ ਜਾਣੋ। 

'ਖੋਟੀਆਂ ਵਾਸ਼ਨਾ ਦੇ ਘਾਹ ਨੂੰ ਸਾੜਨ ਲਈ ਅੱਗ ਰੂਪ ਹੈ। 
'ਭਗਤਾਂ ਦੇ ਮਨ ਰੂਪ ਜੰਗਲ ਨੂੰ ਸੁਗੰਧਿਤ ਕਰਨ ਲਈ ਚੰਦਨ 
ਵਾਂਗ ਹੈ। 

'ਜਤਨ। 

'ਆਪਣੇ ਦਾਸਾਂ ਨੂੰ ਖਾਸ ਸੁਖ ਦੇਂਦੀ ਹੈ। 


ਮੁਕਤੀ ਤੇ ਬਹੁਤ ਤਰ੍ਹਾਂ ਦੇ ਭੋਗ ਦੇਣ ਵਾਲੀ ਹੈ। 


ਕਲਿਆਣ, ਮੁਕਤੀ। 


'ਤਿਸ ਦਾ ਡਰ ਧਾਰ ਕੇ ਜਮ ਉਸ ਦਾ ਪੱਲਾ ਨਹੀਂ ਫੜੇਗਾ। 


"ਇਥੇ ਅੰਕ ਨੰ: ੧੧੮ ਦੀ ਪਹਿਲੀ ਤੁਕ 'ਤੀਰਥ ਬਰਤ ਜੋਗ 
ਤਪ ਸਾਧਨ' ਤੋਂ ਇਸੇ ਹੀ ਬਿਸ੍ਰਾਮ ਦੇ ਅੰਕ ਨੰ: ੧੬੫ ਦੀ 
ਪਹਿਲੀ ਤੁਕ 'ਗਈ ਬੀਤ ਪਰ ਜੀ ਨ, ਪਿਤਾ ਸਾਥ ਅਰਜੀ ਨ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 845 


ਧਨ' ਤੱਕ ਦੀ ਰਚਨਾ ਗਿਆਨੀ ਗਿਆਨ ਸਿੰਘ ਜੀ ਕ੍ਰਿਤ ਨਹੀਂ 
ਸਗੋਂ ਇਸ ਲਾਹੌਰ ਐਡੀਸ਼ਨ ਦੇ ਪੂਰਬਾਰਧ ਦੇ ਆਖੇਪਕਾਰ 
ਘਸੀਟਾ ਸਿੰਘ ਕਵੀਸ਼ਰ ਲਾਹੌਰ ਦੀ ਰਚਨਾ ਹੈ ਜਿਸ ਦਾ ਪਤਾ 
ਟਾਈਟਲ ਪੰਨੇ ਤੇ ਪ੍ਰਕਾਸ਼ਕ ਵਲੋਂ ਵੀ ਦਿੱਤਾ ਹੋਇਆ ਹੈ ਕਿ 
'ਭਾਈ ਗਯਾਨ ਸਿੰਘ ਜੀ ਸੰਤ ਜੀ ਕ੍ਰਿਤ ਸਾਰੀ ਤੇ ਕੁਛ ਕਾਪੀ 
ਨਵੀਨ ਰਚੀ ਭਾਈ ਘਸੀਟਾ ਸਿੰਘ ਕਵੀਸ਼ਰ ਲਾਹੌਰ' ਇਹ 
ਉਪ੍ਰੋਕਤ ਰਚਨਾ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ ੪੦੧ 
ਤੋਂ ੪੦੪ ਤੱਕ ਚਾਰ ਪੰਨਿਆਂ ਤੇ ਛਪੀ ਹੋਈ ਹੈ। ਹੇਠ ਲਿਖੇ 
ਕਾਰਨ ਇਸ ਰਚਨਾ ਨੂੰ ਆਖੇਪ ਸਿੱਧ ਕਰਦੇ ਹਨ: ੧. ਇਸ 
ਬਿਸ੍ਰਾਮ ਦੇ ਅੰਕ ਨੰ: ੧੧੭, ਛਾਪਾ ਪੱਥਰ 'ਚ ਪੰਨਾ ੪੦੦ ਦੇ 
ਅੰਤ ਵਿੱਚ ਛਪਿਆ ਹੋਇਆ ਹੈ। ਇਹ 'ਸ੍ਰੈਯਾ ਛੰਦ' ਚਲ ਰਿਹਾ 
ਸੀ। ਇਸ ਦੀ ਇਕ ਤੁਕ ੪੦੧ ਪੰਨੇ ਤੇ ਚਾਹੀਦੀ ਸੀ। 
ਆਖੇਪਕਾਰ ਕਾਹਲੀ ਵਿੱਚ ਛੰਦ ਮੇਲਣਾ ਵੀ ਭੁੱਲ ਗਿਆ। 
ਐਉੱ' ਇਸ ਅੰਕ ਦੀਆਂ ਤਿੰਨ ਹੀ ਤੁਕਾਂਰਹਿ ਗਈਆਂ। ੨. 
ਪੰਨਾ ੪੦੧ ਤੇ ਚੌਪਈ ਛੰਦ ਸ਼ੁਰੂ ਕੀਤਾ ਹੈ ਪਰ ਆਖੇਪਕਾਰ 
ਆਪਣੇ ਇਸ ਪਹਿਲੇ ਛੰਦ ਦਾ ਨਾਮ ਲਿਖਣਾ ਵੀ ਉੱਕ ਗਿਆ 
ਹੈ। ੧੧੮ ਅੰਕ ਦੇ ਅਰੰਭ ਵਿੱਚ 'ਚੌਪਈ' ਸ਼ਬਦ ਅਸਾਂ 
ਲਿਖਿਆ ਹੈ, ਛਾਪਾ ਪੱਥਰ 'ਚ ਨਹੀਂ ਸੀ। ੩. ਇਨ੍ਹਾਂ ਚਹੁੰ 
ਪੰਨਿਆਂ ਦਾ ਕਾਗ਼ਜ਼ ਤੇ ਛਾਪਾ ਵੀ ਗਿਆਨੀ ਜੀ ਰਚਿਤ ਰਚਨਾ 
ਵਾਲੇ ਪੰਨਿਆਂ ਦੇ ਕਾਗਜ਼ ਤੇ ਛਾਪੇ ਨਾਲ ਨਹੀਂ ਮਿਲਦਾ ਜੋ 
ਰਚਨਾ ਦੇ ਆਖੇਪ ਹੋਣ ਦਾ ਅਕੱਟ ਸਬੂਤ ਹੈ। ੪. ਪੰਨਾ ੪੦੦ 
ਤੇ ਚਲ ਰਹੇ ਸ੍ਰੈਯਾ ਛੰਦ ਦਾ ਨੰ: ੧੩ਵਾਂ ਹੈ ਜਦ ਕਿ ਇਨ੍ਹਾਂ ਚਹੁੰ 
ਸਫ਼ਿਆਂ ਤੋਂ ਬਾਦ ੪੦੫ ਪੰਨੇ ਤੋਂ ਜਦੋਂ ਗਿਆਨੀ ਜੀ ਦੀ 
ਅਸਲ ਰਚਨਾ ਅਰੰਭ ਹੁੰਦੀ ਹੈ ਤਾਂ ਉਹ ਛੰਦ ਨੰ. ੪ ਚਲ ਰਿਹਾ 
ਹੈ ਜਿਸ ਤੋਂ ਸਾਫ਼ ਸਪੱਸ਼ਟ ਹੈ ਕਿ ਗਿਆਨੀ ਜੀ ਨੇ ਇਹ 
ਵਿੱਚ ਹੀ ਪੂਰਾ ਕੀਤਾ ਹੋਵੇਗਾ। ੫. ਕਵੀ ਜੀ ਨੇ ਹਰ ਛੰਦ ਦੀ 
ਸਮਾਪਤੀ ਤੇ ਛੰਦ ਦਾ ਅੰਕ ਦਿਤਾ ਹੈ ਪਰ ਇਨ੍ਹਾਂ ਚਹੁੰ ਸਫ਼ਿਆਂ 
ਵਿੱਚ ਆਖੇਪਕਾਰ ਨੇ ਛੰਦਾਂ ਦੇ ਅੰਕ ਲਾਉਣ ਦੀ ਖੇਚਲ ਨਹੀਂ 
ਕੀਤੀ। ਇਹ ਇੱਕੋ ਹੀ ਗੱਲ ਇਸ ਰਚਨਾ ਨੂੰ ਆਖੇਪ ਸਿੱਧ 
ਕਰ ਦੇਂਦੀ ਹੈ। ੬. ਛਾਪਾ ਪੱਥਰ ਦੇ ਪੰਨਾ ੩੯੩ ਤੇ ਜੋ ਬਿਸ੍ਰਾਮ 
ਪੂਰਾ ਹੁੰਦਾ ਹੈ ਉਸ ਦਾ ਨੰ: ੩੨ ਹੈ। ਅਗੋਂ ੩੩ ਨੰ: ਬਿਸ੍ਹਾਮ ਦੇ 
ਅਰੰਭ ਵਿੱਚ ਇਸ ਬਿਸ੍ਰਾਮ ਦੇ ਪੁਸੰਗਾਂ ਦਾ ਵੇਰਵਾ ਦਸਦਿਆਂ 
ਕਵਿ ਜੀ ਲਿਖਦੇ ਹਨ। "ਜੈਹੈਂ ਜਿਮ ਕਰਤਾਰ ਪੁਰ ਗੌਰੇ ਕੋ 
ਬਖਸ਼ੈਂਹਿਂ। ਗੁਰਤਾ ਦੈ ਹਰਿ ਕ੍ਰਿਸ਼ਨ ਕੋ ਆਪ ਲੋਕ ਨਿਜ 
ਜੈਂਹਿ। ਇਤਕ ਗਾਥ ਬਰਨਨ ਭਵੈ ਸ੍ਰੀ ਗੁਰ ਸਪਤਮ ਕੇਰ। 
ਇਸ ਅੱਧਯਾਇ ਮੈਂ ਸੁਨੋ ਅਬਿ ਸਬਿ ਸਿਖ ਸਜਨ ਦਲੇਰ।" 





846 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੀਰਥ ਬਰਤ ਜੋਗ ਜਪੁ ਸਾਧਨ। 

ਅਨਿਕ ਤਪੱਸਿਆ ਮਨੈ ਅਰਾਧਨ'। 

ਜੋ ਗੁਰੁਸਿੱਖ ਕੈ ਭੈ ਬਾਣੀ। 

ਸੋ ਗੁਰਮੁਖਿ ਹਮਰੇ ਮਨ ਭਾਣੀ ॥ ੧੧੮॥ 
ਜਬਿ ਉਪਦੇਸ ਗੁਰਾਂ ਤੇ ਸੁਣਿਓ। 

ਸ਼ਬਦ ਮਹਾਤਮ ਮਨ ਮੈਂ ਗੁਣਿਓ। 

ਹਾਥ ਜੋਰ ਕੈ ਸੰਗਤ ਸਾਰੀ। 

ਗੁਰੂ ਅੱਗਰ ਹੈ ਗਿਰਾ ਉਚਾਰੀ' ॥ ੧੧੯॥ 
ਸੀ ਮੁਖ ਤੇ ਵਰ ਦੀਜੈ ਸੁਆਮੀ। 

ਬਾਣੀ ਰਟੈਂ! ਸੁ ਅੰਤਰਿਯਾਮੀ। 


ਪਰ ਜਦ ਇਸ ੩੩ ਨੰ: ਬਿਸ੍ਹਾਮ ਨੂੰ ਆਖੇਪ ਰਚਨਾ ਸਮੇਤ 
ਪੜ੍ਹਦੇ ਜਾਂਦੇ ਹਾਂ ਤਾਂ ਬਿਸ੍ਹਾਮ ੪੨੭ ਪੰਨੇ ਤੇ ਪੂਰਾ ਹੁੰਦਾ ਹੈ ਤੇ 
ਅੰਤ ਵਿੱਚ ਲਿਖਿਆ ਹੋਇਆ ਹੈ "ਇਤਿ ਸ.... ਅਸਟਮ 
ਗੁਰ ਕਾ ਪ੍ਰਸੰਗ ਸਮਾਪਤੰ ਨਾਮ ਚੌਤੀਸਮੋਂ ਬਿਸਹਾਮ ॥ ੩੪॥" 
ਹੁਣ ਸਾਫ਼ ਹੋ ਗਿਆ ਕਿ ੩੩ ਨੰ: ਬਿਸ੍ਰਾਮ ਸਤਵੇਂ ਪਾਤਸ਼ਾਹ 
ਜੀ ਦੇ ਜੋਤੀ ਜੋਤ ਸਮਾਉਣ ਤੇ ਕਵਿ ਜੀ ਨੇ ਪੂਰਾ ਕੀਤਾ ਸੀ। 
ਅਗੋਂ ੩੪ ਨੰ: ਬਿਸਹਾਮ ਵਿੱਚ ਅੱਠਵੇਂ ਪਾਤਸ਼ਾਹ ਜੀ ਦੀ ਹੀ 
ਸਾਰੀ ਕਥਾ ਸੀ ਜਿਸ ਦਾ ਪਤਾ ਬਿਸ੍ਹਾਮ ਦੇ ਅੰਤ ਵਿੱਚ ਕਵਿ ਜੀ 
ਨੇ ਦਿੱਤਾ ਹੈ। ੭. ਕਵਿ ਜੀ ਹਰ ਗੁਰੂ ਸਾਹਿਬ ਦੇ ਜੀਵਨ ਦੇ 
ਅਰੰਭ ਵਿੱਚ ਜਨਮ ਮਾਤਾ-ਪਿਤਾ ਅਤੇ ਜਨਮ ਸੰਮਤ ਅਤੇ 
ਬਾਲ ਲੀਲ੍ਹਾ ਪਿੱਛੇ ਵੀ ਲਿਖਦੇ ਆਏ ਹਨ ਤੇ ਅਗੋਂ ਵੀ ਲਿਖੇ 
ਹਨ ਪਰ ਆਖੇਪਕਾਰ ਨੇ ਅੱਠਵੇਂ ਸਤਿਗੁਰਾਂ ਸਬੰਧੀ ਉਪੌਕਤ 
ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਇਵੇਂ ਹੀ ਹਰ ਗੁਰੂ ਸਾਹਿਬ 
ਜੀ ਦੇ ਜੋਤੀ ਜੋਤ ਸਮਾਉਣ ਸਮੇਂ ਦਾ ਸੰਮਤ ਥਿੱਤ ਤੇ ਵਾਰ ਵੀ 
ਲਿਖਦੇ ਆਏ ਹਨ ਅਗੋਂ ਵੀ ਲਿਖਿਆ ਹੈ। ਪਰ ਆਖੇਪਕਾਰ 
ਇਸ ਕਵਿ ਨੇਮ ਨੂੰ ਵੀ ਪੂਰਾ ਨਹੀਂ ਕਰ ਸਕਿਆ ਜਿਸ ਤੋਂ 
ਇਸ ਰਚਨਾ ਦੇ ਆਖੇਪ ਹੋਣ ਵਿੱਚ ਕੋਈ ਵੀ ਸ਼ੱਕ ਨਹੀਂਰਹਿ 
ਜਾਂਦਾ। ੮. ਪ੍ਰਸੰਗ ਵੀ ਆਖੇਪਕਾਰ ਚੰਗੀ ਤਰ੍ਹਾਂ ਪੇਸ਼ ਨਹੀਂ ਕਰ 
ਸਕਿਆ। ਛੰਦਾਂ ਦਾ ਵਜ਼ਨ, ਤੋਲ, ਬਹਰ, ਤੁਕਾਂਤ ਤੇ ਕਾਫ਼ੀਆ 
ਤੇ ਦ੍ਰਿਸ਼ਟਾਂਤ ਅਲੌਕਾਰ ਆਦਿ ਕਾਵਿ ਗੁਣਾ ਦੀ ਘਾਟ ਵੀ ਇਸ 
ਰਚਨਾ ਨੂੰ ਗਿਆਨੀ ਗਿਆਨ ਸਿੰਘ ਜੀ ਦੀ ਕ੍ਰਿਤ ਸਿੱਧ ਨਹੀਂ 
ਕਰ ਸਕਦੀ ਸਗੋਂ ਆਖੇਪ ਹੋਣ ਦੀ ਸੂਚਕ ਹੈ। ਇਹ ਤੇ ਇਸ 
ਵਰਗੀ ਹੋਰ ਰਚਨਾ ਜੋ ਘਸੀਟਾ ਸਿੰਘ ਵਲੋਂ ਲਿਖਵਾ ਕੇ ਪਾਈ 
ਗਈ ਹੈ ਪਾਠਕਾਂ ਤੇ ਖੋਜੀਆਂ ਦੀ ਜਾਣਕਾਰੀ ਲਈ ਪਿਛੇ ਪੈਰ 
ਟੂਕਾਂ 'ਚ ਨਾਲ ਦੱਸਦੇ ਆਏ ਹਾਂ ਤੇ ਅਗੋਂ ਦੱਸਦੇ ਚਲਾਂਗੇ। 


'ਮਨ ਦੀਆਂ ਅਰਾਧਨਾ (ਕਰਨ ਵਾਲੇ ਨਾਲੋਂ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 847 


ਪ੍ਰੇਮ ਪੁਵਾਹ ਧਾਰ ਬਹਿ ਬਾਂਕੀ'। 'ਸੁੰਦਰ ਧਾਰਾ ਵਗ ਪਵੇ। 

ਮੁਕਤਿ ਸਰੁਪੀ ਬਿਚਰੈ ਕਾਂਕੀ' ॥ ੧੨੦॥ 'ਸਾਡਾ ਮਨ ਮੁਕਤਿ ਸਰੂਪ (ਪ੍ਰਮੇਸ਼ਰ ਦੀ ਪ੍ਰਾਪਤੀ ਦੀ) 
ਰਹ (ਕਾਂਕੀ) ਕਾਂਖੀ (ਇੱਛਾ ਵਾਲਾ) ਹੋਕੇ ਵਿਚਰੇ। 

ਪੁਨ ਦੀ ਜੈ ਮਹਿਮਾ ਇਹ ਕੇਰੀ'। 'ਇਸ ਬਾਣੀ ਦੀ। 

ਬਿਧਨਾ ਕਰਮਨਿ ਕਾਟੋ ਬੇਰੀ'। '(ਬਿਧਨਾ) ਬਿਧਾਤਾ ਦੇ (ਲਿਖੇ) ਕਰਮਾਂ ਦੀ ਬੇੜੀ ਕੱਟ ਦਿਉ। 

ਗੁਰੁ ਬਾਣੀ ਚੰਦਨ ਸਮ ਜਾਨੋਂ'। 'ਅਸੀਂ ਜਾਣੀਏਂ। 

ਸੀਤਲ ਰਿਦੈ ਤਾਪ ਤ੍ਰੈ ਹਾਨੋਂ" ॥੧੨੧॥ ਰਿ 

| 

ਦੋਹਰਾ: 

ਬਰ ਦੀਨੋ ਇਹ ਭਾਇ'। ।ਇਸ ਤਰ੍ਹਾਂ। 

ਗੁਰੁਮਤਿ ਬਾਣੀ ਪ੍ਰੇਮ ਯੁਤ, 

ਨਿਭੈ ਸਦਾ ਸਮਦਾਇ' ॥ ੧੨੨॥ 'ਸਾਰਿਆਂ ਦੇ ਨਾਲ। 

ਚੌਪਈ: 

ਏਕ ਦਿਵਸ ਗੁਰੁ ਸੰਗਤਿ ਸੰਗ। 

ਗਵਨਤਿ ਜਾਤੇ ਚੜੇ ਉਤੰਗਾ। ਤੁਰੇ ਜਾਂਦੇ ਉੱਚੇ ਜਾ ਚੜ੍ਹੇ। 

ਉਚੇ ਪਰਬਤ ਸਿਖਰ ਖਲੋਏ। 

ਚਾਰੋਂ ਦਿਸ ਮਗ' ਸਤਿਗੁਰੁ ਜੋਏ2 ॥੧੨੨॥ 

ਸਿੱਖਨਿ ਮਨਿ ਅਤਿ ਅਚਰਜ ਆਯੋ। 

ਬਿਟਪ' ਨਾ ਜਲ ਗੁਰੁ ਕਹਾ ਲੁਭਾਯੋ। 

ਹਾਥ ਜੋਰਿ ਕਰਿ ਪੂਛੀ ਗਾਥ। 

ਹਮ ਅਲਪੱਗ ਸੀ ਗੁਰੁ ਨਾਥ ॥ ੧੨੪ ॥ 

ਕਿਹ ਕਾਰਨ ਉਦਯਾਨ' ਖਲੋਏ। 

ਸੰਗਤਿ ਸਹਿਤ ਸੁਮਤਿ ਅਤਿ ਹੋਏ'। 

ਤਬਿ ਸਤਿਗੁਰੁ ਜੀ ਕਹਾ ਸੁਨਾਈ। 

ਪੁਰਸ਼ਨ ਕੀਨ ਤੁਮ ਅਤਿ ਸੁਖਦਾਈ ॥ ੧੨੫॥ 

ਸਕਲ ਜਗਤ ਕੇ ਤਾਰਨ ਹਾਰੋ। 

ਕਲ ਕੇ ਦੋਖ ਨਿਵਾਰਨ ਵਾਰੋ'। 'ਕਲਜੁਗ ਦੇ ਦੋਲ਼ਾਂ ਨੂੰ ਦੂਰ ਕਰਨ ਵਾਲਾ (ਇਹ ਪ੍ਰਸ਼ਨ ਹੈ)। 

ਗੂਢ ਗਿਰਾ' ਤੁਮ ਬੂਝਨ ਕਰੀ। 'ਗੁਪਤ ਬਾਣੀ। 

ਭਵ' ਤਾਰਨ ਕੋ ਹੋਵਹਿ ਤਰੀ” ॥ ੧੨੬॥ 'ਸੰਸਾਰ (ਸਮੁੰਦਰ ਤੋਂ)। “ਬੇੜੀ। 





848 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੋਹਰਾ: 

ਚਿਤ ਅਨੰਦ ਸਤਿਗੁਰੁ ਭਏ, 

ਸੁਨਿ ਸੰਗਤ ਕੇ ਬੈਨ। 

ਸਭਿ ਸਿੱਖਨਿ ਪੁਤਿ ਕਹਿਤ ਭੇ, 

ਮੁਕਤਿ ਭੁਗਤਿ ਗਤਿ ਦੈਨ ॥੧੨੭॥ 

ਕਬਿੱਤ: 

ਪੁਹਮੀ' ਜਾ ਪੁਕਾਰੀ ਚਤੁਰਾਨਨ” ਅਗਾਰੀ, 'ਧਰਤੀ। “ਬੂਹਮਾ। 

ਮੋ ਪੈ ਭਯੋ ਬੋਝ ਭਾਰੀ ਰਾਖ ਲੀਜੈ ਮੋ ਅਨਾਥ ਕੋ। 

ਕਪਟਿ, ਕਠੋਰ, ਹਿੰਸਕਾਰ', ਮਗ ਚੋਰ”, ਪੁਨ; _ (ਜੀਵਾਂ ਨੂੰ) ਮਾਰਨ ਵਾਲੇ। “ਰਾਹ ਮਾਰ। 

ਲੈਪਟ' ਬਟੋਰ ਜੋਰ ਕਰਤਿ ਕੁਪਾਥ ਕੋ”। 'ਵਿਭਚਾਰੀ। “ਇਕੱਠੇ ਹੋ ਕੇ ਧੱਕਾ ਕਰਦੇ ਹਨ (ਅਤੇ) ਖੋਟੇ 
ਰਸਤੇ ਚਲਦੇ ਹਨ। 

ਬਿਧਨਾਂ' ਸੁਨਾਯੋ ਅਵਤਾਰ ਧਰਮ ਆਯੋ ਹਰੀ; __'ਬੁਹਮਾ ਨੇ। 

ਸੀ ਗੁਰੁਦੇਵ ਨਾਮ ਨਾਨਕ ਸਨਾਥ ਕੋ'। 'ਸਫਲ ਭਾਵ ਮੁਕਤਿ ਕਰਨ ਨੂੰ। 

ਦੇਸ ਦੇਸਨ ਪਧਾਰ' ਜਸ ਫੈਲਿਯੋ ਗੁਰੂ ਗਾਥ ਕੋ_'(ਗੁਰਾਂ ਨੇ) ਜਾ ਕੇ। 

॥੧੨੮॥ 

ਚੌਪਈ: 

ਜਗਤ ਉਧਾਰਨ ਸ੍ਰੀ ਗੁਰੂ ਨਾਨਕ। 

ਭੇ ਅਵਤਾਰ ਪਾਪ ਗਨ ਹਾਨਕਾ। 'ਸਾਰੇ ਪਾਪਾਂ ਨੂੰ ਨਾਸ ਕਰਨ ਵਾਲੇ। 

ਤਿਨੋਂ ਪਖੰਡੀ ਮਤ ਕਰਿ ਚੂਰਨ '। 'ਖੰਡਨ ਕੀਤਾ। 

ਭਰਾ ਜਹਾਜ ਨਾਮ ਦੈ ਤੂਰਨ' ॥ ੧੨੯॥ 'ਛੇਤੀ। 

ਸਭਿ ਸੰਗਤ ਕੋ ਲੀਨ ਚੜ੍ਹਾਈ। 

ਸਤਿਨਾਮੁ ਕੀ ਰੀਤਿ ਸਿਖਾਈ। 

ਕਛੁਕ ਕਾਲ ਗੁਰੁ ਨਾਨਕ ਪਾਛੈ। 

ਘੁੰਮਣ ਘੇਰ ਸਿੰਧੁ ਕੇ' ਕਾਛੇ ॥। ੧੩੦॥ 'ਸਮੁੰਦਰ ਦੀ ਘੁੰਮਣ ਘੇਰੀ ਦੇ (ਅੰਦਰ)। “ਸੁੰਦਰ (ਜਹਾਜ਼)। 

ਭੂਮਤ' ਭਾਰ ਸੈਂ ਫੂਟਤ ਭਯੋ। 'ਫਿਰਦਿਆਂ ਫਿਰਦਿਆਂ। 

ਟੂਕ ਟੂਕ ਹੂੰ ਬਿਥਰ' ਸੁ ਗਯੋ। 'ਖਿੰਡ ਗਿਆ। 

ਘਾਟ ਪਹੁੰਚਬੇ ਮਾਰਗ ਛੁਟਯੋ'। ਘਾਟ ਤੇ ਪਹੁੰਚਣ ਦਾ ਰਸਤਾ ਭੁੱਲ ਗਿਆ। 

ਨਯਾਰੇ ਨਯਾਰੇ ਹੈ ਦੁਖੁ ਘੂਟਿਯੋ' ॥੧੩੧॥ ਖਾਂ ਨੇ ਘੁੱਟ ਲਿਆ ਭਾਵ ਪਕੜ ਲਿਆ। 

ਤਿਨ ਕੋ ਹਮ ਅਬਿ ਦੇਖਤ ਭਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 849 


ਸਭਿ ਬੁਡੇ ਕੈ ਕਿਛੁ ਰਹਿ ਗਏ'। 'ਸਾਰੇ ਡੁੱਬ ਗਏ ਹਨ ਜਾਂ ਕੁਝ (ਬਚ) ਰਹੇ ਹਨ। 
ਭੈ ਦਾਇਕ ਸੁਨ ਕੈ ਬਚ ਗੁਰੁ ਕਾ। 

ਟੂਟਿਉ ਧੀਰਜ ਸੰਗਤਿ ਉਰ ਕਾ ॥ ੧੩੨ ॥ 

ਹਾਥ ਜੋਰ ਕੈ ਸੰਗਤਿ ਬੂਝਿਓ। 

ਸੀ ਗੁਰੂਦੇਵ ਨਾ ਹਮ ਕਿਛੁ ਸੂਝਿਓ। 

ਕਰਿ ਕਿਰਪਾ ਹਮ ਕੋ ਸਮਝਾਵੋਂ। 

ਹਮਰੇ ਮਨ ਕਾ ਭਰਮ ਮਿਟਾਵੋ ॥ ੧੩੨ ॥ 

ਦੋਹਰਾ: 

ਅਤਿ ਪ੍ਰਸੰਨ ਸਤਿਗੁਰੁ ਭਏ, 

ਸੁਨਿ ਸੰਗਤ ਕੈ ਬੈਨ। 

ਸਭਿ ਸਿੱਖਨਿ ਪੁਤਿ ਕਹਿਤ ਭੇ, 

ਮੁਕਤਿ ਭੁਗਤਿ ਗਤਿ ਦੈਨ ॥ ੧੩੪ ॥ 

ਕੁਛ ਥੋਰੇ ਹੂੰ ਕਾਲ ਤੇ, 

ਮਤ ਪਖੰਡ ਅਤਿ ਫੈਲਾ। 'ਫੈਲ ਗਿਆ ਹੈ। 
ਪਰੇ ਸਿੱਖ ਭੂਮਿ ਜਾਲ ਮੈਂ, 

ਗਈ ਛੂਟ ਗੁਰ ਗੈਲ' ॥ ੧੩੫॥ 'ਰਸਤਾ ਭੁੱਲ ਗਿਆ। 
ਚੌਪਈ: 

ਸੋ ਦੇਖਤਿ ਚੜ੍ਹਿ ਸੈਲਿ ਉਤੰਕਾ'। 'ਉੱਚੇ ਪਹਾੜ ਤੇ। (ਉਤੰਗਾ-ਉੱਚਾ)। 
ਗੁਰੁ ਸਿੱਖਨਿ ਕੋ ਮਿਟੈ ਕਲੈਕਾ। 

ਹੇ ਗੁਰੁ ਦੇਵ ਬਿਨਤਿ ਸੁਨ ਲੀਜੈ। 

ਜਿਹ ਬਿਧਿ ਸਿੱਖਨਿ ਸੰਸਾ ਛੀਜੈ' ॥ ੧੩੬॥ 

ਯਹਿ ਜਹਾਜ ਫਿਰਿ ਮਿਲੈਂ ਕੇ ਨਹੀਂ। 

ਜੁਦਾ ਰਹੈਂ ਕਿ ਮਿਲ ਹੈਂ ਕਹੀਂ। 

ਗੁਰੁ ਕੋ ਪੰਥ ਗੁਰੂ ਕੋ ਲਾਜ। 

ਸਦਾ ਕਰਤਿ ਸਿੱਖਨਿ ਕੇ ਕਾਜ ॥੧੩੭॥ 

ਹੇ ਗੁਰੂ ਤੁਮ ਹੋ ਸਦ ਬਖਸ਼ਿੰਦ। 

ਕੀਰਨ ਤੇ' ਗੁਰੁ ਕਰਤਿ ਨਰਿੰਦ”। 'ਕੰਗਾਲਾਂ ਤੋਂ। ?ਚਾਜੇ। 
ਹੂੰ ਕ੍ਰਿਪਾਲ ਗੁਰੁ ਤਬੈ ਉਚਾਰਾ। 

ਸਿੱਖਨਿ ਮਨਿ ਸੰਦੇਹਿ' ਨਿਵਾਰਾ ॥। ੧੩੮॥ 'ਸੰਸਾ। 

ਕਛੁਕ ਕਾਲ ਮਤਿ ਕਿਨ ਕੀ ਭਰਮੈ। 'ਕਈਆਂ (ਸਿੱਖਾਂ) ਦੀ। 





850 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪ੍ਰਿਥਮ ਮਸੰਦ ਮਾਨ ਕਰਿ ਘਰ ਮੈਂ'। 
ਮਾਯਾ ਲੋਭਿ ਜਾਇ ਬੌਰਾਇ'। 


ਘਰਿ ਘਰਿ ਨਿਜ ਕੋ ਗੁਰੂ ਕਹਾਇਂ ॥ ੧੩੯ ॥ 


ਬਿਗਰ ਜਾਇ ਸਭਿ ਦੇਖਾ ਦੇਖੀ। 

ਕਪਟੀ ਗੁਰੂ ਬਨੈਂਗੇ ਭੇਖੀ। 

ਜਬਿ ਹਮ ਦਸਮਾਂ ਜਾਮਾਂ ਪਹਿਰੋਂ। 

ਲਿਓਂ ਨਿਕਾਰ ਸਿੰਧ ਕੀ ਲਹਿਰੋਂ ॥੧੪੦॥ 
ਪੁਨ ਬਟੋਰ' ਹਮ ਸੰਗਤ ਸਗਰੀ। 

ਦੇਉ' ਬਸਾਇ ਗੁਰੂ ਮਗ ਨਗਰੀ'। 

ਅਸੁਰ' ਜੀਤ ਕੇ ਧਰਮ ਨਿਸ਼ਾਨਾ। 

ਝੁਲੇਂ ਗੇ ਸਤਿਗੁਰ ਅਸਥਾਨਾ ॥ ੧੪੧॥ 
ਤੇਗ ਧਨੀ ਬਹੁ ਦੇਗ' ਚਲਾਵੈ। 

ਦੁਸ਼ਟ ਪਖੰਡੀ ਮਾਰ ਖਪਾਵੈ। 

ਸੁਨਿ ਸੁਨਿ ਜਸੁ ਪੁਨ ਸੰਗਤਿ ਆਵੈ। 

ਛਿਮਾ ਭੂਲ' ਗੁਰੁ ਪਗ ਲਪਟਾਵੈ ॥ ੧੪੨ ॥ 
ਗੁਰੁ ਹਰਿਰਾਇ ਕਹੈਂ ਮਿਰਿਦੁ ਬੈਨਾ'। 

ਸੁਨਿ ਸੰਗਤਿ ਮਨਿ ਅਤਿ ਹਰਿਖੈਨਾ'। 

ਸੀ ਗੁਰੂ ਦੇਵ ਆਪ ਕੀ ਸਰਨਾ। 

ਗੁਰੁ ਜਹਾਜ ਚੜ੍ਹ ਸਿੱਖਨਿ ਤਰਨਾਂ ॥ ੧੪੩॥ 
ਹਮ ਜੜ੍ਹ ਜੀਵ ਕਪਟ ਕੀ ਖਾਨੀ। 

ਤੁਮ ਰੱਛਕ ਪ੍ਰਭ ਸਾਰਿੰਗ ਪਾਨੀ'। 

ਇਹ ਕਲਿ ਕਾਲ ਕਠਿਨ ਅਤਿ ਘੋਰਾ। 
ਕਿਹ ਕਾਰਨ ਪਭ ਉਬਰਨ ਮੋਰਾ' ॥ ੧੪੪ ॥ 
ਸਤਿਗੁਰੁ ਕਹੈਂ ਸੁਨੋ ਸਭਿ ਸੰਗਤ। 

ਮਨ ਨੀਵਾਂ ਕਰਿ ਬੈਠੇ ਪੰਗਤ। 
ਸਤਿਗੁਰੁ ਬਾਣੀ ਨਿਸ ਦਿਨ ਰਟੈ'। 

ਤਿਨ ਕੇ ਸਕਲ ਕਲੂਖਤ' ਕਟੈ ॥੧੪੫॥ 
ਸਤਿਨਾਮੁ ਬਾਣੀ ਗੁਰੁ ਬਰਨੀ'। 

ਭਵ ਸਾਗਰ ਕੋ ਜਾਣੋ ਤਰਨੀ' ॥ ੧੪੬॥ 


<< 


ਦਹਰਾ . 


ਪਹਿਲਾਂ ਗੁਰੂ ਘਰ ਵਿੱਚ ਮਸੰਦ ਹੰਕਾਰ ਕਰ ਲੈਣਗੇ। 
'ਸ਼ੁਦਾਈ ਹੋ ਜਾਣਗੇ। 


'ਇਕੱਠੀ ਕਰਕੇ। 
'ਗੁਰੂ ਦੇ ਪੰਥ ਦੀ ਨਗਰੀ ਭਾਵ ਸਰੀ ਅਨੰਦ ਪੁਰ ਸਾਹਿਬ। 
'ਦੈਂਤਾਂ ਭਾਵ ਤੁਰਕਾਂ ਨੂੰ। 


'ਲੌਗਰ। 
'ਡੁੱਲ ਬਖ਼ਸ਼ਵਾ ਕੇ। 


'ਕੋਮਲ ਬਚਨ। 
ਬਹੁਤ ਖ਼ੁਸ਼ ਹੋਈ। 


'ਪੂਮੇਸ਼ਰ ਰੂਪ ਹੋ। 


'ਸਾਡਾ ਬਚਾਅ (ਹੋਵੇਗਾ)। 


/ਉਚਾਰਨ ਕਰਦਾ ਹੈ। 

'ਪਾਪ। 

'ਵਰਨਣ ਕੀਤੀ ਹੈ ਭਾਵ ਉਚਾਰੀ ਹੈ। 
'ਬੇੜੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਛੁਕ ਕਾਲ ਹਰਿਰਾਇ ਗੁਰੁ, 
ਸਿੱਖਨਿ ਕੋ ਸੁਖ ਦੀਨ। 

ਨਿਜਿ ਸਰੀਰ ਕੋ ਅੰਤ ਲਖਿ', 
ਗੁਰੂ ਤਜਨ ਚਿਤ ਕੀਨ' ॥੧੪੭॥ 
ਸਪਤਮ ਗੁਰੁ ਨਿਜ ਤਖਤ ਪੈ, 
ਗੁਰੂ ਬਨਾਵਨ ਹੇਤ। 

ਬਡ ਸੁਤ ਕੋ ਤਯਾਗਨ ਕੀਯੋ, 
ਛੋਟੇ ਕੋ ਪਦ ਦੇਤ' ॥ ੧੪੮ ॥ 
ਬਡੋ ਨਿਲਾਇਕ ਜਾਨ ਕੈ, 

ਦੀਯੋ ਤਯਾਗ ਗੁਰਦੇਵ। 

ਬੇਦੀ ਭੱਲੇ ਤੇਹਣ ਜੋ, 
ਸੋਢੀ ਅਏ ਅਮੇਵ' ॥੧੪੯॥ 
ਚੌਪਈ: 

ਭਾਈ ਬੁੱਢੇ ਕੇ ਬੁਲਵਾਏ। 

ਸੁਭਟ ਸੂਰਮੇ ਸਭਿ ਚਲਿ ਆਏ। 
ਚਾਰੋ ਦਿਸ ਮੈਂ ਸੰਗਤਿ ਬ੍ਰਿੰਦ। 

ਮੱਧ ਗੁਰੂ ਸ਼ਿਵ ਸੱਕ੍ਰ ਮਨਿੰਦ' ॥੧੫੦॥ 
ਦੋਹਰਾ: 

ਹੁਕਮ ਲਿਖਯੋ ਸਭਿ ਸੰਗਤੀ, 

ਔਰ ਮਸੰਦਨਿ ਓਰ'। 

ਮਗ ਮੈਂ ਦੇਰ ਨਾ ਲਾਈਓ 

ਨਹਿਂ ਦੇਖੋ ਨਿਸ ਭੋਰ' ॥੧੫੧॥ 
ਚੌਪਈ: 

ਪਸਚਮ ਪੂਰਬ ਉੱਤੂ ਦੱਖਨ। 
ਹਲਕਾਰੇ ਉਠਿ ਤੁਰੇ ਬਿਚੱਛਨ'। 
ਹੁਕਮ ਸੁਨਤਿ ਕੀਰਤ ਪੁਰ ਆਏ। 
ਸੰਗ ਮਸੰਦ ਸੰਗਤਾਂ ਲਜਾਏ ॥ ੧੫੨ ॥ 
ਨਿਜ ਨਿਜ ਸਮਾ ਦੇਖਿ ਮਾਸੰਦ। 
ਦਰਸ ਕਰਾਵੈਂ ਗੁਰੁ ਬਖਸ਼ਿੰਦ। 
ਅਨਿਕ ਭਾਂਤਿ ਕੀ ਭੇਟ ਚੜ੍ਹਾਵੈਂ। 


'ਗੁਰਤਾ ਦੀ ਪਦਵੀ ਦੇਣਾ (ਚਾਹੁੰਦੇ ਹਨ)। 


851 





852 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨ ਬਾਂਛਤ ਗੁਰ ਤੇ ਬਰ ਪਾਵੈ ॥੧੫੩॥ 

ਸਭਿ ਸੰਗਤ ਨੇ ਯਹਿ ਸੁਨ ਲੀਨੋਂ। 

ਬਡੋ ਪੂਤ ਸਤਿਗੁਰੁ ਤਜਿ ਦੀਨੋਂ। 

ਦੂਸਰ ਦਿਵਸ ਗੁਰੂ ਹਰਿਰਾਇ। 

ਦੇਹ ਤਿਆਗਨ ਸਮਿਯੋਂ ਆਇ' ॥ ੧੫੪॥ 

ਤਬਿੰ ਸਤਿਗੁਰੁ ਸੀ ਫਲ੍ਹ' ਮੰਗਵਾਯੋ। 

ਸੀ ਹਰਿ ਕ੍ਰਿਸ਼ਨ ਮੱਧਿ' ਬਿਠਲਾਯੋ। 

ਤਬਿ ਗੁਰੁ ਕਰੀ ਪ੍ਰਕਰਮਾ ਤੀਨ। 

ਪੈਸੇ ਪਾਂਚ ਨਾਰੀਅਰ ਦੀਨ ॥ ੧੫੫॥ 

ਹਾਥ ਜੋਰ ਕੈ ਮਸਤਕ ਟੇਕਿਓ। 

ਸੀ ਨਾਨਕ ਬਪੁ ਸੁਤ ਕੋ ਭੇਟਿਓ'। 'ਪੁੱਤਰ ਨੂੰ ਸ੍ਰੀ ਗੁਰੂ ਨਾਨਕ ਰੂਪ (ਜਾਣ ਕੇ) ਮਿਲੇ। 
ਸਭਿ ਸੰਗਤਿ ਪੁਤਿ ਕਹਾ ਉਚਾਰੀ। 

ਜਗ ਗੁਰਤਾ ਅਬਿ ਇਨਿ ਅਨੁਸਾਰੀ ॥ ੧੫੬॥ 

ਸਰਬ ਉਪਾਇਨ' ਇਨਿ ਕੋ ਦੀਜੈ। 

ਲੋਕ ਪੁਲੋਕ ਸਫਲ ਸਭਿ ਕੀਜੈ। 

ਸਰਬ ਸ਼ਕਤੀਯਾਂ ਇਨ ਕੇ ਹੱਥ। 

ਭੰਜਨ ਘੜਨ ਸਰਬ ਸਮਰੱਥ ॥੧੫੭॥ 

ਸੁਨਿ ਗੁਰੁ ਵਾਕ ਸਕਲ ਮਾਸੰਦ। 

ਦੇਤਿ ਉਪਾਇਨ ਬਹੁਤ ਬੁਲੌਦ। 

ਸਭ ਪ੍ਰਵਾਰ ਸੰਗਤਾਂ ਸਾਰੀ। 

ਦੇਤਿ ਭੇਟ ਸਭਿ ਵਾਰੋ ਵਾਰੀ ॥੧੫੮॥ 

ਜੈ ਜੈ ਕਾਰ ਬਾਜਨੇ' ਬਾਜੈਂ। 'ਵਾਜੇ। 
ਕਰੈਂ ਨਿਛਾਵਰੁ' ਆਰਤੀ ਸਾਜੈਂ”। 'ਵਾਰਨੇ। “ਸਜਾਉਂਦੇ ਭਾਵ ਕਰਦੇ ਹਨ। 
ਚ਼ਮਰ ਚਾਰੁ' ਢੋਰਤ ਗੁਰੁ ਉਪਰ। 'ਸੁੰਦਰ। 
ਭਯੋ ਅਨੰਦ ਸਕਲ ਛਿਤ' ਉਪਰ ॥੧੫੯॥ ___ 'ਧਰਤੀ। 
ਸ਼ਬਦ ਰਬਾਬੀ ਰਾਗੀ ਗਾਵੈਂ। 

ਮਨ ਬਾਂਛਿਤ ਅਰਦਾਸਾਂ ਪਾਵੈਂ। 

ਭੂਸੁਰ' ਦਾਨ ਅਨੇਕ ਪ੍ਰਕਾਰੈਂ। 

ਲੈ ਲੈ ਜਾਵੈਂ ਗੁਰੈਂ ਜੁਹਾਰੈਂ' ॥੧੬੦॥ 


<< 


ਦਹਰਾ . 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 853 


ਦਾਨ ਭਿੱਛਕਨ' ਕੋ ਦੀਯੋ, 

ਰੰਕ' ਨ ਦੀਸਤ ਕੋਇ। 

ਅਨਗਨ ਧਨ ਸੋਂ ਸਭਿ ਭਰੇ, 

ਪਾਯੋ ਜਾਚਯੋ ਜੋਇ ॥੧੬੧॥ 

ਪੁਨ ਗੁਰੁ ਸ੍ਰੀ ਹਰਿਰਾਇ ਜੀ, 

ਇਕਰਸ ਧਰਿ ਨਿਜਿ ਧਿਆਨ। 

ਜੋਤਿ ਸਮਰਪੀ ਅਸ਼ਟ ਗੁਰੁ', 'ਜੋਤਿ ਅਠਵੇਂ ਗੁਰਾਂ ਨੂੰ ਸੌਂਪ ਦਿੱਤੀ। 
ਦੇਹਿ ਤਿਆਗੀ ਜਾਨ ॥੧੬੨॥ 

ਖਬਰ ਜਬੈ ਦਿੱਲੀ ਗਈ, 

ਰਾਮਰਾਇ ਸੁੱਧ ਪਾਇ। 

ਮਨੁ ਪਛੁਤਾਵਤ ਸਿਰਿ ਧੁਨੈ', 'ਸਿਰ ਫੇਰਦਾ ਹੈ ਭਾਵ ਝੂਰਦਾ ਹੈ। 
ਗਿਰਯੋ ਮੂਰਛਾ ਖਾਇ ॥੧੬੩॥ 

ਕਬਿੱਤ: 

ਸੁਨੀ ਰਾਮਰਾਇ ਪਿਤਾ ਗਏ ਹੈਂ ਸਮਾਇ, 

ਗਾਦੀ ਦੀਨੀ ਛੋਟੇ ਭਾਇ' ਫਰਿਹਾਦ” ਕਰੀ ਧਾਇ 'ਛੋਟੇ ਭਰਾ ਨੂੰ। “ਪੁਕਾਰ। 

ਕੈ। 

ਪਿਤਾ ਜੋ ਹਮਾਰੋ ਸੋ ਤੋ ਭਾਰੇ ਗੁਰੁਦੇਵ ਹੁਤੋ, 

ਬਾਤ ਸੁਨ ਪਾਈ ਸੁਰਲੋਕ ਬੈਠੇ ਜਾਇ ਕੈ। 

ਗਾਦੀ ਤਿਲਕ ਜੋ ਦੀਨੋ ਛੋਟੇ ਭਾਈ ਕੋ ਬੁਲਾਇ 

ਕੈ। 

ਭਯੋ ਦੁਖ ਭਾਰੀ ਦੇਖੋ ਬਾਤ ਕੋ ਬਿਚਾਰੀ 

ਬਡੋ ਪੁਤ ਅਧਕਾਰੀ' ਛੁਛ” ਰਹਜੋ ਹੋਤੇ ਸ਼ਾਹਿ ਕੈ 'ਹੱਕਦਾਰ। 'ਖ਼ਾਲੀ। “ਬਾਦਸ਼ਾਹ ਦੇ ਹੁੰਦਿਆਂ। 
॥੧੬੪॥ 

ਗਈ ਬੀਤ ਪਰ ਜੀ ਨ, ਪਿਤਾ ਸਾਥ ਅਰਜੀ ਨ, 


ਧਨ ਹੇਤ “ਲਰਜੀ, ਕੁਮਤਿ ਨਾਹਿਂ ਤਰਜੀ'। (ਬਾਦਸ਼ਾਹ ਨੇ ਕਿਹਾ) ਲੋਘ ਗਈ (ਗੱਲ) ਦਾ ਜੀਅ ਵਿੱਚ 
(ਝੁਰੇਵਾਂ) ਨ ਕਰ। ਗੁਰੂ ਨਾਲ ਤੂੰ ਬੇਨਤੀ (ਕਰਕੇ ਮੇਲ) ਨਹੀਂ 
(ਕਰ ਸਕਿਆ), ਧਨ ਵਾਸਤੇ ਡੋਲਦਾ (ਫਿਰਦਾ) ਰਿਹਾ, ਖੋਟੀ 
ਮਤਿ ਨ ਛੱਡੀ। “ਇਥੋਂ ਗਿਆਨੀ ਗਿਆਨ ਸਿੰਘ ਜੀ ਦੀ 
ਅਸਲ ਰਚਨਾ ਸ਼ੁਰੂ ਹੁੰਦੀ ਹੈ। 





854 


ਜਾਂਹਿ ਗੁਰੁ ਹਰ ਜੀ ਗਏ ਹੈ ਗੁਰੁ ਕਰ ਜੀ'। 


ਯਾਹਿ ਫਰ ਜੀ ਕਰਾਰ, ਆਹਿ ਪੀਰ ਤੂੰ ਭੀ ਵਰ 
ਜੀ'। 


ਕਰਜੀ ਨ ਸਿਖ ਦੇਂਹ, ਮਰਜੀ ਕੀ ਬਾਤ ਏਹ, 
ਡਰ ਜੀਵ ਮਾਨੈਂ ਤੋਹਿ, ਪਰਜੀ ਨ ਘਰ ਜੀ' 
॥੧੩੫ ॥ 


ਕਹਯੋ ਰਾਮਰਾਇ ਮੁਝੈ ਦੁਖ ਹੈ ਮਹਾਂਇ', 

ਏਹੁ ਲੋਗ ਲੁੱਟ ਖਾਇ ਜੇਤੋ ਧਨ ਗੁਰੁ ਘਰਿ ਹੈ। 
ਮਾਲਕ ਤੋ ਬਾਲਕ ਹੈ ਤਾਲਕ' ਨਰਾਖਤ ਹੈ, 
ਜਾਲਕ ਸਿਖਾਲਕ ਨ ਖਾਲਕ ਤੈ ਡਰ ਹੈੱ”। 


ਆਵਤ ਬਿਸਾਲ ਬਿੱਤ' ਦੇਸ ਦੇਸ ਹੂੰ ਤੈ ਨਿੱਤ, 
ਲਾਖੋਂ ਹੀ ਮੁਰੀਦ ਚਿੱਤ ਲਾਇ ਸੇਵ ਕਰਿਹੈਂ। 
ਜੇਤਕ ਕਮਾਈ ਸਾਤ ਪੀਢੀ ਕੀ ਉਡਾਈ ਜੈਹ, 
ਮਾਈ ਨ ਸੰਭਾਰ ਸਾਕੈ ਭਾਈ ਲਘੁ ਤੁਰ ਹੈ” 
॥੧੬੬॥ 

ਚੌਪਈ: 

ਔਰ ਖੇਦ' ਇਕ ਮੁਝ ਕੋ ਭਾਰੀ। 

ਹਮਰੇ ਬਾਪ ਨ ਆਪ ਵਿਚਾਰੀ। 

ਮਮ ਬਿਮਾਤ' ਕੇ ਬਸ ਮੈਂ ਹੂੰ ਕੈ। 

ਤਾਹੀਂ ਕੋ ਪੁਨ ਕਹਜੋ ਸੁਨੈ ਕੈ' ॥੧੬੭॥ 
ਲਘੁ ਬਾਲਕ ਕੋ ਗੁਰੁਤਾ ਦੀਨੀ। 

ਸ਼ੱਤ ਇਵ ਮੁਹਿ ਖਬਰ ਨ ਕੀਨੀ। 

ਅਰ ਸਬ ਸਿਖੈਂ ਕਰੀ ਮਨਾਹੀ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਾਦਸ਼ਾਹ ਨੇ ਆਪਣਾਫ਼ਰਜ਼ ਸਮਝ ਕੇ ਤਿਸ (ਰਾਮਰਾਇ ਨੂੰ) 
ਵਰਜਣ ਵਾਲਾ ਹੋ ਕੇ ਕਿਹਾ ਕਿ ਜਿਨ੍ਹਾਂ ਨੂੰ ਹਰੀ ਰੂਪ ਗੁਰੂ ਜੀ 
(ਆਪਣੇ ਹੱਥੀਂ ) ਗੁਰੂ ਬਣਾ ਗਏ ਹਨ (ਸਿੱਖ ਤਾਂ ਹੁਣ ਉਨ੍ਹਾਂ ਨੂੰ 
ਹੀ ਗੁਰੂ ਮੰਨਣਗੇ)। 


'ਉਨ੍ਹਾਂ (ਸਤਿਗੁਰਾਂ) ਦੇ (ਕੰਮ ਵਿੱਚ) ਤੂੰ ਹਰਜ ਕਰਨ ਵਾਲਾ 
ਨਾ ਬਣ (ਆਪਣੇ) ਜੀਅ ਵਿੱਚ ਧੀਰਜ ਧਾਰ ਇਸ ਜੀਅ 
(ਦਿਲ) ਵਿੱਚ (ਕਰਾਰ) ਸਥਿਰਤਾ (ਟਿਕਾ) ਫੜ, ਤੂੰ ਵੀ 
ਸ੍ਰੇਸ਼ਟ ਪੀਰ ਜੀ ਹੈਂ। 


'ਸਿੱਖ ਤੇਰੇ ਕਰਜ਼ਾਈ ਨਹੀਂ (ਜੋ ਤੈਨੂੰ ਭੇਟਾ) ਦੇਣ, ਇਹ 
(ਉਹਨਾਂ ਦੀ ਆਪਣੀ) ਮਰਜ਼ੀ ਦੀ ਗੱਲ ਹੈ (ਇਹ ਸਿੱਖ) ਤੇਰੇ 
ਘਰ ਦੀ ਪਰਜਾ ਨਹੀਂ ਜੋ (ਜੀਵ) ਦਿਲ ਵਿੱਚ ਤੇਰਾ ਡਰ 
ਮੰਨਣਗੇ। 
'ਬਹੁਤਾ। 


।( ਆਮਦਨ ਤੇ ਖ਼ਰਚ ਨਾਲ) ਸੰਬੰਧ। 


'ਸਾਰੇ ਸਿੱਖਿਆ ਦੇਣ ਵਾਲੇ (ਭਾਵ ਮੁਖੀ ਸਿੱਖ) ਪ੍ਰਮੇਸ਼ਰ ਤੋਂ 
ਨਹੀਂ ਡਰਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮਰਾਇ ਕੋ ਮਾਨਯੋ ਨਾਹੀ ॥੧੬੮॥ 

ਅਬਿ ਸਬਿ ਮੋਹਿ ਨਿਰਾਦਰ ਕਰ ਹੈਂ। 

ਮੁਝ ਕੋ ਗੁਰੁ ਤੇ ਬੇਮੁਖ ਰਰ ਹੈ'। 

ਲਘੁ ਭੁਤਰ ਕੀ ਕਰਤਿ ਬਡਾਈ। 

ਸੇਵ ਕਰਤਿ ਸਬਿ ਬਿਧਿ ਮਨ ਲਾਈ ॥ ੧੬੯॥ 

ਨੌਰੰਗ ਕਹਾ ਅਹਾ ਕੁਛ ਕਾਰਨ। 

ਜਿਹ ਹਿਤ ਪਿਤ ਤੁਹਿ ਕੀਨ ਬਿਸਾਰਨ। 

ਅਜ਼ਮਤ ਯੂਤ ਲਾਇਕ ਸਬਿ ਭਾਂਤੀ। 

ਤੁਮ ਕੌ ਕੀਨ ਉਨੈ ਬਖਯਾਤੀ ॥ ੧੭੦॥ 

ਫੇਰ ਲਵਾਰਸ' ਜੋ ਕਰਿ ਦੀਨਾ। 'ਬੇ ਮਾਲਕ। 
ਕਾਰਨ ਹੈ ਕੁਛ ਇਸ ਮੈ ਪੀਨਾ'। 'ਭਾਰਾ, ਵੱਡਾ। 
ਸੋ ਤੁਮ ਸਾਚ ਬਤੈਹੌ ਜਬ ਹੀ। 

ਹੈ ਇਨਸਾਫ ਤੁਮਾਰਾ ਤਬ ਹੀ ॥੧੭੧॥ 

ਇਹ ਸੁਨਿ ਕਪਟੀ ਕਪਟ ਅਲਾਵਾ'। 'ਫ਼ਲੀਏ ਨੇ ਛਲ (ਅਲਾਵਾ) ਬਣਾ ਕੇ। 
ਸਾਚ ਛਪਾਯੋ ਝੂਠ ਅਲਾਵਾ'। 'ਕਿਹਾ। 
ਸ਼ਾਹਿ ਪਾਸ ਤਬਿ ਐਸ ਸੁਨਾਯੋ। 

ਮੋ ਪਿਤ ਕੋ ਜਬਿ ਤੁਮੈ ਬੁਲਾਯੋ ॥੧੭੨॥ 

ਰਾਖੀ ਥੀ ਉਨਿ ਕਸਮ ਉਠਾਈ। 

ਸਵਾ ਜਾਮ' ਦਿਨ ਚਢਤੇ ਤਾਈਂ। 
ਮੁਸਲਮੀਨ ਕੋ ਦਰਸੈਂ ਨਾਹੀਂ। 

ਯਾਂ ਤੈ ਮੁਝ ਕੋ ਪਠਯੋ ਇਹਾਂ ਹੀਂ ॥ ੧੭੩॥ 

ਪੀਠ ਠੋਕ ਕਰਿ ਅਜ਼ਮਤ' ਪੂਰਨ। 

ਦੈ ਬਰ ਤੁਮ ਢਿਗ ਭੇਜਯੋ ਤੂਰਨ'। 

ਆਗੇ ਜੋ ਕੁਛਰਾਵਰ' ਚਾਹਾ। 

ਸੋ ਮੈਂ ਅਜ਼ਮਤ ਦੈ ਨਿਰਬਾਹਾ ॥ ੧੭੪॥ 
ਕਰਾਮਾਤ ਜੋ ਬਹੁਤ ਦਿਖਾਈ। 

ਸੁਨਿ ਉਨਿ ਮਾਨੀ ਅਧਿਕ ਬੁਰਾਈ। 

ਕੁਝ ਬਿਮਾਤ' ਹਮਰੀ ਸਿਖਰਾਏ। 

ਪਠਯੋ' ਹੁਕਮਨਾਮਾ ਇਸ ਭਾਏ ॥੧੭੫॥ 

ਤੂੰ ਗੁਰ ਘਰ ਕੀ ਸ਼ਕਤਿ ਲੁਟੈ ਹੈਂ। 


855 





856 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਤੈ ਹਮ ਤੁਹਿ ਤਜਾਗਨ ਕੈ ਹੈਂ”। 
ਬਾਦਸ਼ਾਹਿ ਕਾ ਤੂੰ ਬਨ ਗਯੋ। 

ਅਬਿ ਹਮਰੇ ਮੁਖ ਨਾਹਿ ਲਗਯੋ ॥੧੭੬॥ 
ਸੋ ਇਹੁ ਦੋਸ਼ ਨਹੀ ਕੁਛ ਮੇਰਾ। 

ਹੈ ਬਦਨਾਮ ਨਾਮ ਬਡ ਤੇਰਾ। 

ਜਯੋਂ ਕੋਊ ਪਸੁ ਕੋ ਹਟਕਾਰੈ'। 

ਗਾਰ ਖਸਮ ਕੇ ਨਾਮ ਉਚਾਰੈ ॥੧੭੭॥ 
ਇਹੁ ਫਲ ਤੁਮਰੀ ਸੰਗਤਿ ਕੇਰਾ। 

ਮਿਲਾ ਮੋਹਿ ਹੱਕ ਖੋਯੋ ਮੇਰਾ। 
ਪਾਤਸ਼ਾਹਿ ਸੁਨਿ ਪੁਨ ਇਮ ਗਾਵਾ'। 
ਤੁਮ ਢਿਗ ਜੋ ਗੁਰੁ ਲਿਖਯੋ ਪਠਾਵਾ ॥ ੧੭੮॥ 
ਅਬਿ ਹੀ ਸੋ ਦਿਖਰਾਵੋਂ ਮੋਹੀ। 

ਕਾਰਨ ਇਹੀ ਸਹੀ ਜੇ ਹੋਹੀ। 

ਤੌ ਲੈ ਦੈਹੋਂ ਤੁਹਿ ਗੁਰਜਾਈ" ॥੧੭੯॥ 


ਇਹ ਸੁਨਿ ਰਾਮ ਰਾਇ ਪੁਨ ਗਾਈ। 

ਵਹਿ ਵੀ ਉਨੈ ਲਯੋ ਚੁਰਵਾਈ। 

ਕਹਸੋ ਸ਼ਾਹਿ ਤੁਮ ਅਜ਼ਮਤ ਲਾਈ। 

ਲਿਹੁ ਮੰਗਵਾਇ ਪਦਮਨੀ ਨਜਾਈ' ॥੧੮੦॥ 
ਰਾਮਰਾਇ ਕਹਿ ਜੋ ਮਨ ਚੈਹੈਂ। 

ਔਰ ਨੰਹ ਤੈ ਸੋ ਮੰਗਵੈਹੌਂ। 

ਗੁਰੁ ਘਰ ਪਰ ਮਮ ਸ਼ਕਤਿ ਨ ਚਲ ਹੈ। 

ਮੁਝ ਸੈਂ ਉਨਿ ਮੈਂ ਦਹਿ ਗੁਨ' ਬਲ ਹੈ ॥੧੮੧॥ 
ਕਹਸੋ ਸ਼ਾਹਿ ਤੁਮ ਪਤਾ ਬਤਾਵੋ। 

ਸੰਗ ਤਲਾਸ਼ੀ ਮੈਂ ਨਿਕਲਾਵੋਂ। 

ਪੁਨਾ ਬਹਾਨਾ ਇਨਿ ਇਹ ਕੀਨਾ। 

ਸ਼ਾਇਤ ਫਾਰ ਗੁਰੂ ਹ੍ਹੋ ਦੀਨਾ ॥ ੧੮੨॥ 
ਸ਼ਾਹਿ ਕਹਾ ਤੁਮ ਬਕਰੇ ਨਜਾਈ। 

ਫਾਰਯੋ ਸਾਬਤ ਲੇਹੁ ਬਨਾਈ। 

ਇਨੈ ਕਹਜੋ ਗੁਰੁ ਫਾੜਯੋ ਜੋਈ। 


“ਅੰਕ ਨੰ. ੧੨੯ ਦੀਆਂ ਛਾਪਾ ਪੱਥਰ 'ਚ ਤਿੰਨ ਹੀ ਤੁਕਾਂ ਹਨ। 
ਇਕ ਤੁਕ ਛਪਣੋਂ ਰਹਿ ਗਈ ਹੈ। ਇਹ ਤੁਕ ਖੋਜ ਤਲਬ ਹੈ। 


'ਸ਼ਾਇਦ (ਹੋ ਸਕਦਾ ਹੈ) ਗੁਰਾਂ ਨੇ ਪਾੜ ਹੀ ਦਿੱਤਾ ਹੋਵੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 857 


ਤਿਸ ਕੌ ਜੋੜ ਨ ਸਕ ਹੈ ਕੋਈ ॥੧੮੨॥ 
ਪੀਰ ਪਿਕੰਬਰ ਹਰਿ ਅਵਤਾਰਾ। 

ਮੇਟਿ ਸਕੈ ਨਹਿ ਗੁਰੁ ਕੀ ਕਾਰਾ। 

ਨੌਰੰਗ ਕਹਾ ਭਯੋ ਇਨਸਾਫੈ। 

ਅਬਿ ਹਮ ਕੌ ਤੁਮ ਕਰੀਓ ਮਾਫੈ ॥ ੧੮੪॥ 
ਨਿਜ ਜੁਬਾਨ ਸੈ ਤੁਮ ਹੀ ਕਹੀ। 

ਗੁਰ ਕਾ ਕੀਨਾ ਮੁੜੈ ਨ ਕਹੀਂ। 

ਪੈਗੰਬਰ ਅਵਤਾਰ ਜੁ ਡਰੈਂ'। 

ਜੇ ਇਹੁ ਪਾਨੀ ਗੁਰੁ ਕਾ ਭਰੈਂ ॥੧੮੫॥ 
ਤੌ ਹਮ ਤੁਮ ਕੌ ਕਿਮ ਗੁਰਜਾਈ। 

ਸਕੈਂ ਦਿਲਾਇ ਜੁ ਗੁਰੂ ਹਟਾਈ। 

ਤੁਮ ਭੀ ਤੋਂ ਹੋ ਅਜ਼ਮਤ ਵਾਲੀ'। 

ਸਿੱਖੀ ਕਰਿ ਲਿਹੁ ਅਪਨ ਨਿਰਾਲੀ ॥੧੮੬॥ 
ਜਬਿ ਜਵਾਬ ਯੇ ਸ਼ਹਿ ਤੈ ਪਾਯੋ। 

ਮੈਝਰ ਨਾਮਾ' ਤਬੈ ਦਿਖਾਯੋ। 


ਪੇਖਿ ਸ਼ਾਹਿ ਪੁਨ ਐਸ ਅਲਾਵਾ। 

ਏਹੁ ਸ਼ਰੀਕ ਕਰਤਿ ਬਹਿਕਾਵਾ' ॥੧੮੭॥ 
ਗੁਰੁਤਾ ਤੈ ਜਵਾਬ ਜਬਿ ਮਿਲ੍ਯੋ। 

ਚਾਲਾ ਔਰ ਰਾਮਰਾਇ ਚਲਜੋ। 

ਹਜ਼ਰਤ ਆਪ ਜੋ ਹੁਕਮ ਅਲਾਵਾ। 

ਸੋ ਮਨਜ਼ੂਰ ਹਮੈ ਦਿਢ ਭਾਵਾ' ॥੧੮੮॥ 
ਮੁਝ ਕੋ ਨਾਹਿ ਕਾਹਿ ਪ੍ਰਵਾਹੂ। 

ਸਿੱਖੀ ਬ੍ਰਿੰਦ ਦੇਸ ਮਮ ਪਾਹੂ। 

ਅਰ ਰਾਵਰ ਸੋ ਮੇਲ ਭਲੇਰੈ। 

ਦੇਤਿ ਵਸਤ ਸੁਠ' ਦਰਬ ਬਧੇਰੈ । ੧੮੯ ॥ 
ਕਮੀ ਨ ਕਿਸੀ ਵਸਤੁ ਕੀ ਕੋਊ। 

ਜੋ ਚਹੀਅਤ ਹੈ ਮਿਲ ਹੈ ਸੋਊ। 

ਪੈ ਇਕ ਚਿੰਤਾ ਨੈ ਚਿਤ ਦਹਜੋ'। 

ਲਘੁ ਭੁਾਤਾ ਬਡ ਮਰਤਬਾ' ਲਹਯੋ ॥੧੯੦॥ 





858 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੱਕਦਾਰ ਕੋ ਹੱਕ ਨਾ ਮਿਲਾ। 

ਉਲਟਾ ਫੂਲ ਔਰ ਹੀ ਖਿਲਾ। 

ਅਬਿ ਸਿੱਖਨਿ ਕੇ ਗੁਰਹਿ' ਬੁਲਾਵੋ। 
ਗਾਦੀ ਜੋਗ ਅਜੋਗ ਲਖਾਵੋ' ॥੧੯੧॥ 
ਸੋ ਤੋਂ ਗੁਰੁ ਗਾਦੀ ਪਰ ਬਿਤ ਹੈ। 

ਮੁਝ ਤੇ ਸੌ ਗੁਨ ਅਜ਼ਮਤ ਯੂਤ ਹੈ। 
ਮੁਝ ਤੈ ਕਰਾਮਾਤ ਜਜੋਂ ਹੇਰੀ। 

ਤਿਸ ਤੈ ਭੀ ਪੇਖਹੁ ਇਕ ਬੇਰੀ ॥੧੯੨॥ 
ਦੋਹਰਾ: 

ਰਾਮਰਾਇ ਮਤਸਰ' ਭਯੋ, 
ਜਰਯੋ ਲਾਗ' ਕੀ ਆਗ। 

ਕੀਨੋ ਚਹੈ ਕੁਕਾਜ ਬਡ, 
ਰਹਯੋ ਕੋਪ ਮੈ ਪਾਗ' ॥ ੧੯੩॥ 

ਸੀਖ ਸਿਥੈ ਕਰਿ ਸ਼ਾਹਿ ਕੋ, 

ਮਤ! ਠੀਕ ਠਹਿਰਾਹਿ। 


ਜੁੱਮਾ ਜੈ ਸਿੰਘ ਨਿਿਪ ਕੋ 
ਲਯਾਵਨ ਹਿਤ ਕਿਯ ਸ਼ਾਹਿ ॥੧੯੪॥ 
ਚੌਪਈ: 

ਜੈ ਪੁਰ ਪਤਿ ਜੈ ਸਿੰਘ" ਸਵਾਈ'। 


ਨਿਜ ਦਿਵਾਨ' ਕੋ ਪਠਯੋ ਸਿਖਾਈ। 
ਗੁਰੁ ਨਾਨਕ ਕੀ ਗਾਦੀ ਪਰ ਹੈ। 


'ਸਿੱਖਾਂ ਦੇ ਗੁਰੂ (ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ) ਨੂੰ। 
'ਲਾਇਕ ਜਾਂ ਨਾਲਾਇਕ ਦਾ ਨਿਰਣਯ ਕਰੋ। 


।'ਈਰਖਾ। 
'ਦੁਸ਼ਮਣੀ। 


'ਕ੍ਰੋਧ ਵਿੱਚ ਲੀਨ ਹੋ ਗਿਆ ਭਾਵ ਭਰ ਗਿਆ। 


'ਸਲਾਹ। 


'ਖਿਤਾਬ। “ਖੋਜੀ ਵਿਦਵਾਨਾਂ ਦੀ ਰਾਇ ਅਨੁਸਾਰ ਸ੍ਰੀ ਗੁਰੂ 
ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਰਮ ਭਗਤ ਰਾਜਾ ਜਯ ਸਿੰਘ 
ਦੀ ਰਾਜਧਾਨੀ ਅੰਬਰ ਸ਼ਹਿਰ ਸੀ ਤੇ ਉਸ ਦਾ ਖ਼ਿਤਾਬ ਮਿਰਜ਼ਾ 
ਸੀ। ਇਹ ਤਾਰਾ ਸਿੰਘ ਦਾ ਪੁੱਤਰ ਸੀ, ਜਿਸ ਦਾ ਦੇਹਾਂਤ 
੧੬੬੬ ਈ: ਵਿਚ ਹੋਇਆ ਪਰ ਰਾਜਾ ਜਯ ਸਿੰਘ ਸਵਾਈ 
ਇਸ ਤੋਂ ਬਾਦ ਰਾਜਾ ਹੋਇਆ ਹੈ, ਜਿਸ ਨੇ ਜਯ ਪੁਰ ਸ਼ਹਿਰ 
ਵਸਾ ਕੇ ਰਾਜਧਾਨੀ ਅੰਬਰ ਸ਼ਹਿਰ ਤੋਂ ਬਦਲ ਕੇ ਜਯ ਪੁਰ 
ਲਿਆਂਦੀ। ਇਹ ਬਿਸ਼ਨ ਸਿੰਘ ਦਾ ਪੁੱਤਰ ਸੀ। ਇਸ ਨੂੰ 
ਫ਼ੱਰੁਖ਼ਸੀਅਰ ਦੇ ਜ਼ਮਾਨੇ ਵਿਚ ਰਾਜ ਅਧਿਕਾਰ ਦੀ ਪਦਵੀ 
ਮਿਲੀ ਅਤੇ ਮੁਹੰਮਦ ਸ਼ਾਹ ਨੇ ਸਵਾਈ ਖ਼ਿਤਾਬ ਦਿੱਤਾ। ਇਹ 
ਸੰਨ ੧੬੯੭ ਈ: ਵਿਚ ਤਖ਼ਤ ਤੇ ਬੈਠਾ। ਇਸ ਦਾ ਦੇਹਾਂਤ 
੧੭੪੩ ਈ: ਵਿਚ ਹੋਇਆ। 

'ਵਜ਼ੀਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 859 


ਸੀ ਹਰਿ ਕ੍ਰਿਸ਼ਨ ਕ੍ਰਿਸ਼ਨ ਤੈ ਵਰ' ਹੈ ॥੧੯੫॥ 
ਬਾਲਕ ਬਪੁ' ਮਾਲਕ ਸਬਿ ਸ਼ਕਤੀ। 
ਘਾਲਕ ਅਗਤਾ' ਪਾਲਕ ਭਗਤੀ। 
ਸਾਲਕ' ਆਰਫ? ਚਾਲਕ ਜਗਤੀ”। 


ਤਾਲਕ ਰਖ ਹੈਂ ਖਾਲਕਿ ਸ਼ਕਤੀ' ॥ ੧੯੬॥ 
ਸੈਫ ਜ਼ਬਾਨ' ਜਗਤ ਗੁਰੁ ਸੁਾਮੀ। 

ਕਲਪ ਤਰੂ ਸਮ ਪੂਰਨ ਕਾਮੀ'। 

ਕੀਰਤਿ ਪੁਰਿ ਮੈ ਕੀਰਤਿ ਪੂਰਨ। 
ਆਹਿਂ', ਤਾਂਹਿ ਢਿਗ ਜਾਵਹੁ ਤੂਰਨ ॥ ੧੯੭॥ 
ਸੁੰਦਰ ਸਜੰਦਨ' ਸਿਵਕਾ? ਡੋਰੇ” 

ਜਰੇ ਜਰਾਵ ਨਹੀਂ ਜੇ ਥੋਰੇ। 

ਦਰਬ ਪਟੰਬਰ ਸੁਠ ਪਸ਼ਮੰਬਰ'। 

ਜ਼ੇਵਰ' ਤੋਫੇ ਬਿਬਿਧਾ” ਅੰਬਰ ॥ ੧੯੮ ॥ 
ਪਾਇਨ ਪਾਸ ਉਪਾਇਨ ਧਰਿ ਕੈ'। 
ਨਿੰਮ੍ਰਿ ਹੋ ਬਿਨਤੀ ਬਹੁ ਕਰਿ ਕੈ। 

ਲਯਾਵੋਂ ਦੇਹਲੀ ਤਿਨੈ ਰਿਝਾਈ'। 

ਸ਼ਾਹਿ ਮੁਝੈ ਫੁਰਮਾਇਸ਼' ਪਾਈ ॥੧੯੯॥ 
ਰਾਮ ਸਿੰਘ ਰਜਪੂਤ ਦਿਵਾਨੰ। 

ਕਰਿ ਨਿਜ ਨ੍ਰਿਪ ਕਾ ਹੁਕਮ ਪੁਵਾਨੋ। 

ਚਲਿ ਸ਼ੀਘੁ ਕੀਰਤਿ ਪੁਰਿ ਆਵਾ। 

ਸੁਜਸ ਗੁਰੂ ਕਾ ਸੁਨਿ ਹੁਲਸਾਵਾ ॥੨੦੦॥ 
ਗੁਰੂ ਸੁਬੱਗਯ ਹੁਕਮ ਫੁਰਮਾਯੋ। 

ਡੇਰਾ ਖਾਨ ਪਾਨ ਦਿਲਵਾਯੋ। 

ਦੂਸਰਿ ਦਿਵਸ ਦਿਵਾਨ ਲਗਾਯੋ। 

ਸਿੱਖ ਮਸੰਦ ਸੁਭੱਟਨ ਬੁਲਾਯੋ ॥੨੦੧॥ 
ਫਰਸ਼ ਰੰਗੀਨ ਬਿਸਦ' ਕਰਵਾਯੋ। 
ਸਾਏਬਾਨ' ਮਹਾਨ ਤਨਾਯੋ। 

ਤਾਸ' ਬਾਦਲੇ” ਕੇਰ ਚੰਦੋਆ। 


'ਸ੍ਰੇਸ਼ਟ। 

'ਸ਼ਰੀਰ, ਸਰੂਪ। 

'ਅਗਿਆਨਤਾ ਨੂੰ ਨਾਸ ਕਰਨ ਵਾਲੇ। 

ਖੁਦਾ ਦੋਸਤ। “ਆਤਮ ਗਿਆਨੀ। 'ਜਗਤ ਨੂੰ ਚਲਾਉਣ 
ਵਾਲੇ। 

'ਪ੍ਰਮੇਸ਼ਰ ਦੀ ਸ਼ਕਤੀ ਨਾਲ ਸੰਬੰਧ ਰੱਖਦੇ ਹਨ। 


(ਜਿਨ੍ਹਾਂ ਦੀ) ਜ਼ਬਾਨ ਹੀ ਤਲਵਾਰ ਹੈ। 
'ਕਲਪ ਬ੍ਰਿਛ ਵਾਂਗ ਕਾਮਨਾ ਪੂਰੀਆਂ ਕਰਨ ਵਾਲੇ ਹਨ। 


'ਪੂਰਨ ਜਸ ਵਾਲੇ (ਗੁਰੂ ਜੀ) (ਆਹਿੰ) ਹਨ। 
'ਰਥ। “ਪਾਲਕੀਆਂ। “ਡੋਲੇ। 


'ਸੁੰਦਰ ਪਸ਼ਮ ਦੇ ਬਸਤ੍ਰ| 
'ਗਹਿਣੇ। “ਅਨੇਕ ਤਰ੍ਹਾਂ ਦੇ। 
'ਚਰਨਾਂ ਕੋਲ ਭੇਟਾਰੱਖ ਕੇ। 


'ਪੁਸੰਨ ਕਰਕੇ। 
'ਸਿਫ਼ਾਰਸ਼। 


'ਉੱਜਲ। 

'ੰਬੂ। 

'ਤਾਸ-ਇਕ ਜ਼ਰਫ਼ਤ, ਜਰੀ ਨਾਲ ਬੁਣਿਆ ਕੱਪੜਾ, ਜਿਸਦਾ 
ਤਾਣਾਰੇਸ਼ਮ ਦਾ ਤੇ ਪੇਟਾ ਜ਼ਰੀ ਦੀਆਂ ਤਾਰਾਂ ਦਾ ਹੁੰਦਾ ਹੈ। 





860 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਂ ਮਧ ਚਾਂਦ ਸਮਾਨ ਤਨੋਆ ॥ ੨੦੨ ॥ 
ਝਾਲਰ ਝੂਲਤ ਝਲਮਲ ਕਾਰੀ'। 

ਜ਼ਰੀ ਮੁਕੇਸ਼' ਰੇਸ਼ਮੀ ਸਾਰੀ। 

ਲਘੁ ਦੀਰਘ ਵਿਚ ਮੁਕਤਾ ਲਰੀ'। 

ਜਨੁ ਰਵਿ ਸਸਿ ਰਿਸ਼ਮੇ' ਢਰ ਪਰੀ ॥੨੦੨॥ 
ਮੁਕਤਾ ਪੰਨਨ ਹੀਰ ਫਿਰੋਜਨ'। 

ਗੂੱਛ ਸੂੱਛ ਸਮ ਸੋਹਿਂ ਸਰੋਜਨ'। 

ਮਖਮਲ ਕੇ ਗੁਦਗੁਦੇ' ਗਦੈਲੇ। 

ਤਕੀਏ' ਸਾਟਨ” ਅਤਲਸ” ਭੈਲੇ'' ॥ ੨੦੪ ॥ 


ਤਾਂ ਪਰ ਔਰ ਗਵਰਨਟ' ਕੇਰਾ। 
ਬਿਛਜਯੋ ਗਦੈਲਾ ਬਿਸਦ ਉਚੇਰਾ। 

ਤਾਂ ਪਰ ਗਾਦੀ ਗੁਰੁ ਕੀ ਧਰੀ। 

ਜ਼ਰੀ ਸਤਾਰਨ ਪੰਨਨ ਜਰੀ' ॥ ੨੦੫॥ 
ਖਰੀ' ਚੋਬ ਚਿੱਤ੍ਰਤ ਬਿਧਿ ਖਰੀ”। 
ਮਾਨਕ ਨਗ ਨੀਲਮ ਗਚ ਕਰੀ'। 

ਲਗੋ ਦਿਵਾਨ ਆਨਿ ਜਬਿ ਤਹਾਂ। 

ਗੁਰੁ ਆਗਮਨ ਭਾ ਆਨੰਦ ਮਹਾਂ । ੨੦੬॥ 
ਸੰਗ ਮਸੰਦ ਬੁਲੈਦ ਜੁ ਆਏ। 

ਜ਼ੇਵਰ ਬਸਨ ਅਮੋਲ ਸਜਾਏ। 

ਬੰਦੀ ਜਨ' ਨਕੀਬ” ਜਸਰਰੈਂ। 
ਮਾਂਗਧ' ਭੱਟ ਕਬਿੱਤ ਉਚਰੈਂ ॥ ੨੦੭॥ 
ਕੰਚਨ ਛੁਰੀ ਧਰੀ ਚਲਿ ਆਗੇ'। 


ਬਾਜੇ ਬਾਜੇ ਮੰਗਲ ਪਾਗੇ'। 

ਗਾਦੀ ਪਰ ਗੁਰੁ ਆਇ ਥਿਰਾਏ। 

ਉਠ ਕਰਿ ਸਬਿਹਨਿ ਮਾਥ ਝੁਕਾਏ ॥ ੨੦੮ ॥ 
ਕਲਗੀ ਜਿਗਾ ਜਰਾਊ ਸੋਹਿਤ। 

ਜਗਮਗ ਜੋਤਿ ਲਾਲ ਨਗ ਮੋਹਿਤ। 


2ਬਾਦਲਾ-ਚਾਂਦੀ ਤੇ ਸੋਨੇ ਦੀਆਂ ਤਾਰਾਂ ਮਿਲਾ ਕੇ ਬੁਣਿਆ 
ਹੋਇਆ ਰੇਸ਼ਮੀ ਬਸਤ੍। 


'ਚਮਕੀਲੀਆਂ। 

ਚਾਂਦੀ ਦੀਆਂ ਬਰੀਕ ਚਿਪਟੀਆਂ ਤਾਰਾਂ। 
ਮੋਤੀਆਂ ਦੀਆਂ ਲੜੀਆਂ। 

'ਕਿਰਨਾਂ। 

'ਹਰੀ ਝਲਕ ਵਾਲੇ ਨੀਲੇਰਤਨ। 

'ਉੱਜਲ ਗੁੱਛੇ ਕੰਵਲਾਂ ਵਾਂਗ ਸੋਂਹਦੇ ਹਨ। 

'ਨਰਮ, ਪੌਲੇ। 

'ਸਰਹਾਣੇ। 2ਇਕ ਤਰ੍ਹਾਂ ਦਾ ਰੇਸ਼ਮੀ ਬਸਤ੍ਰ। “ਇਕ ਤਰ੍ਹਾਂ ਦਾ 
ਚਮਕੀਲਾ ਰੇਸ਼ਮੀ ਬਸਤ੍ਰ। ''ਮਿਲਾ ਕੇ (ਬਣਾਏ ਹੋਏ)। 

'ਇਕ ਤਰ੍ਹਾਂ ਦਾ ਰੇਸ਼ਮੀ ਬਸਤੁ। 


'ਜੜੀ ਹੋਈ ਹੈ। 
'ਖੜੀਆਂ ਕੀਤੀਆਂ ਹੋਈਆਂ ਹਨ। “ਚੰਗੀ ਤਰ੍ਹਾਂ। 
'ਜੜਤੀ ਕੀਤੀ ਹੋਈ ਹੈ। 


'ਜਸ ਗਾਉਣ ਵਾਲੇ। ਅੱਗੇ ਅੱਗੇ ਬੋਲਦੇ ਜਾਣ ਵਾਲੇ। 

'ਇਕ ਜਾਤੀ ਜੋ ਭੱਟਾਂ ਦੀ ਸ਼ਾਖ ਹੈ। 

'ਸੋਨੇ ਦੀਆਂ ਛਟੀਆਂ ਫੜਨ ਵਾਲੇ (ਚੋਬਦਾਰ) ਅੱਗੇ ਚਲਦੇ 
ਹਨ। 

'ਖ਼ੁਸ਼ੀਆਂ 'ਚਰੰਗੇ ਹੋਏ ਵਾਜੇ ਵੱਜਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਜ ਗੌਹਰ' ਗਰ ਮਾਲ ਬਿਸਾਲਾ। 
ਜਨੁ ਤਾਰਾ-ਗਨ ਪੋਏ ਜਾਲਾ' ॥ ੨੦੯॥ 
ਕੰਠਾ ਕੰਠਿ' ਰਤਨ ਨਵ ਗਹਿ ਜਨੁ। 
ਤੁੰਗ ਸਕੰਧ ਧਰੇ ਅਸਿ ਲਘੁ ਧਨ'। 


ਗਰਿ ਜਾਮਾ ਕਰ ਛਰੀ ਜਰਾਊ। 
ਬਾਜ਼ੂਬੰਦ' ਚੰਦ ਸਮ ਭਾਊ ॥ ੨੧੦॥ 
ਛਾਪ ਛਲਾਇਨ ਕੰਕਨ ਕੇਰੀ'। 

ਸਬਿ ਛਬਿ ਕੌਨ ਸਕੈ ਕਵਿ ਟੇਰੀ। 
ਨੇਵਰ' ਰਤਨ ਜਟਿਤ ਬਿਬਿਧਾਏ। 
ਜਨੁ ਨਵ ਗੁਹਿ ਗੁਰੁ ਪਗ ਲਪਟਾਏ ॥ ੨੧੧॥ 
ਚਰਨ ਕਵਲ ਅੰਗੁਰੀ ਪੰਖਰੀਆਂ। 
ਪਦਮਰਾਗ ਮਨੀਆ' ਨਖ ਧਰੀਆਂ$। 
ਸੁਰ ਸਿੱਖਨਿ ਮਧ ਗੁਰੁ ਹਰਿ ਭਾਊ'। 
ਬੈਠੇ ਮਨੋ ਬਾਲ ਦਿਨਰਾਊ' ॥ ੨੧੨॥ 
ਦੁਰਤਿ ਚਵਰ ਜਨੁ ਹੱਸ ਉਡਾਹੀ। 
ਮੁਕਤਾ ਹਿਤ ਆ ਧਨੁ ਪਿਖਿ ਜਾਹੀ'। 


ਰਮਾ ਕੰਜ ਤੈ ਮੰਜ ਕਵਲ ਕਰ'। 
ਸਰਦ ਸਸੀ ਤੈ ਮੁਖ ਸਸਿ ਅਤਿ ਵਰ' ॥੨੧੩॥ 


ਨੈਨ ਬਿਨੌਜਨ ਖੰਜਨ ਪਿਖਿ ਕੈ। 
ਜਾਵਤਿ ਲੋਪ ਫਿਰਾਵਤ ਸਿਖਿ ਕੈ'। 


ਸਰਗੈ ਧਰਿ ਸਰ ਮੈ ਜਾ ਲਸੇ। 
ਮੀਨ ਕੰਜ, ਮ੍ਰਿਗ ਗਨ ਬਨ ਬਸੇ' ॥ ੨੧੪ ॥ 
ਬਦਨ ਸੋਭ ਪਿਖਿ ਮਦਨ ਅਤਨ ਭੌ'। 


ਲਾਜੈਂ ਸੁਰ ਸਿਧਿ ਰਿਖਿ ਪਿਖਿ ਅਨਭੌ'। 


861 


'ਹਾਥੀ ਦੇ ਮੋਤੀਆਂ ਦੀ। 

'ਜਾਣੋ ਸਾਰੇ ਤਾਰੇ ਹੀ ਪ੍ਰੋਏ ਹੋਏ ਹਨ। 

'ਗਲ ਵਿੱਚ। 

'ਉੱਚੇ ਮੋਢਿਆਂ ਤੇ ਛੋਟੀ ਤਲਵਾਰ ਤੇ ਛੋਟਾ ਧਨੁਖਰਖਿਆ 
ਹੋਇਆ ਹੈ। 


'ਡੌਲਿਆਂ ਤੇ ਬੰਨ੍ਹਣ ਵਾਲਾ ਗਹਿਣਾ। 
'ਕੜਿਆਂ ਦੀ। 


ਪਾਉਂਟੇ, ਝਾਂਜਰਾਂ। 


'ਲਾਲ ਮਣੀਆਂ। 
'ਇੰਦੂ (ਦੀ ਤਰ੍ਹਾਂ) ਚੰਗੇ ਲਗਦੇ ਹਨ। 
'ਸਵੇਰ ਦਾ ਸੂਰਜ। 


(ਗੁਰਾਂ ਦੇ ਪਹਿਨੇ ਹੋਏ) ਮੋਤੀਆਂ ਨੂੰ (ਖਾਣ) ਵਾਸਤੇ ਆਉਂਦਾ 
ਹੈ। (ਪਰ ਗੁਰਾਂ ਦੇ ਮੋਢੇ ਤੇਰੱਖਿਆ) ਧਨੁਖ ਵੇਖ ਕੇ (ਡਰਦਾ 
ਮੁੜ) ਜਾਂਦਾ ਹੈ। 

'ਗੁਰਾਂ ਦੇ ਹੱਥ ਕਵਲ ਲੱਛਮੀ ਤੇ ਕਵਲ ਨਾਲੋਂ ਵੀ ਉੱਜਲ ਹਨ। 
'ਸਰਦਰੁੱਤ ਦੇ ਚੰਦ ਤੋਂ ਗੁਰਾਂ ਦਾ ਮੁਖ ਰੂਪ ਚੰਦ ਬਹੁਤ ਸ੍ਰੇਸ਼ਟ 
ਹੈ। 


'ਸੁਰਮੇ ਤੋਂ ਬਿਨਾਂ (ਗੁਰਾਂ ਦੇ) ਨੇਤਰ ਵੇਖ ਕੇ ਮਮੋਲਾ (ਨੇਤ) 
ਫਿਰਾਉਣੇ ਸਿੱਖ ਕੇ ਗੁਪਤ ਹੋ ਜਾਂਦਾ ਹੈ। 


/(ਗੁਰਾਂ ਦੇ ਸੁੰਦਰ ਨੇਤਰ ਦੇਖ ਕੇ) ਮੱਛੀਆਂ ਤੇ ਕਵਲ ਸ਼ਰਮ ਖਾ 
ਕੇ ਸਰੋਵਰ ਵਿੱਚ ਜਾ ਚਮਕੇ ਹਨ ਅਤੇ ਸਾਰੇ ਹਰਣ ਜੰਗਲ 
ਵਿੱਚ ਜਾ ਵੱਸੇ ਹਨ। 

ਮੁੱਖ ਦੀ ਸ਼ੋਭਾ ਵੇਖ ਕੇ ਕਾਮਦੇਵ ਸ਼ਰੀਰ ਤੋਂ ਰਹਿਤ ਹੋ ਗਿਆ 





862 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੁੰਡਲ ਲੋਲ ਕਪੋਲਨਿ ਲਸ ਹੈੱ”। 


ਜਨ ਇੰਦੁ ਧਨ ਜੁਗ ਪਰ ਸਸ ਹੈਂ! ॥੨੧੫॥ 


ਬਾਲਕ ਰੂਪ ਅੰਗ ਸੁ ਕੁਮਾਰਾ'। 

ਬੁਧਿ ਬਿਧਿ ਕੇ ਸਮ ਮਹਿਦ ਉਦਾਰਾ'। 
ੰਬੂਜ ਸੋਹੈ”। 

ਧਯਾਨ ਧਰਤਿ ਜੋਗੀ ਜਨ ਮੋਹੈਂ ॥੨੧੬॥ 

ਸ਼ਸਤ੍ਰ ਬਸਤੁ ਜ਼ੇਵਰ ਸਾਜੇ। 

ਇਕ ਦਿਸ ਗੁਰੁ ਕੇ ਸੁਭਟ ਬਿਰਾਜੇ। 

ਅਰਪਤਿ ਸਿਖ ਉਪਾਇਨ ਗਾਢੇ'। 

ਬ੍ਰਿੰਦ ਮਸੰਦ ਮੇਵਰੇ' ਠਾਂਢੇ ॥੨੧੭॥ 

ਲਯਾਵਤਿ ਸਿੱਖਹਿਂ ਕਰਤਿ ਅਰਦਾਸੈਂ। 

ਲਗੇ ਅੰਬਾਰ ਵਸਤੁ ਵਿਤ ਖਾਸੈਂ”। 

ਰਾਗੀ ਬਹੁ ਗੰਧੁਬ ਸੇ ਗਾਵੈਂ। 

ਕੋਕਲ' ਮੋਰਨਿ ਕੰਠ ਲਜਾਵੈਂ ॥ ੨੧੮ ॥ 

ਤਿਹ ਛਿਨ ਲਯੋ ਦਿਵਾਨ' ਹਕਾਰੀ। 

ਆਇ ਭੇਟ ਧਰਿ ਬੰਦਨ ਧਾਰੀ। 

ਭੂਪਤਿ ਦਿਸ ਤੈ ਬਿਨੈ ਅਲਾਈ। 

ਸਭਾ ਠਾਠ ਪਿਖਿ ਬੁਧਿ ਬਿਰਮਾਈ' ॥ ੨੧੯ ॥ 

ਸ਼ਹਿਨਸ਼ਾਹ ਕੀ ਕਹਾਂ ਕਹਾਨੀ। 

ਪੇਖਿ ਸੁਧਰਮਾਂ' ਜਾਂਹਿ ਲਜਾਨੀ। 

ਰਸ ਸ਼ਿੰਗਾਰ ਸ਼ਾਂਤੀ ਗੁਰੁ ਬੈਸੇ। 

ਬ੍ਰਹਮ ਗਯਾਨ ਕੀ ਮੂਰਤਿ ਜੈਸੇ ॥ ੨੨੦॥ 

ਪਿਖਿ ਪ੍ਰਧਾਨ ਧਰਿ ਮੋਦ ਮਹਾਨੀ। 

ਅਰਜ਼ ਕਰੀ ਯੁਤ ਗਰਜ਼' ਸੁਹਾਨੀ। 

ਰਾਵਰ ਦਰਸ਼ਨ ਸੂਰਜ ਸਾਂਨੀ'। 

ਨਿਸਾ ਅਵਿਦਯਾ ਤਮ ਦੁਖ ਹਾਂਨੀ' ॥੨੨੧॥ 


ਕਾਮਾਦਿਕ ਤਮਚਰ ਹਰ ਦੁੁੰਦੈਂ'। 


“ਗੁਰਾਂ ਦੇ ਗਹਿਣੇ ਪਹਿਨਣ ਬਾਰੇ ਦੇਖੋ ਬਿਸ੍ਰਾਮ ੨੮ ਦੇ ਅੰਕ 
੨੪ ਦੀ " ਨਿਸ਼ਾਨ ਹੇਠ ਪੈਰ ਟਿੱਪਣੀ। 

'ਗਲ੍ਹਾਂ ਤੇ ਚੰਚਲ ਕੁੰਡਲ ਐਉਂ ਚਮਕਦੇ ਹਨ ਜਾਣੋ ਚੰਦ ਉੱਪਰ 
ਇੰਦੂ ਦੇ ਦੋ ਧਨੁਖ ਸ਼ੋਭ ਰਹੇ ਹਨ। 

'ਬੱਚਿਆਂ (ਵਰਗੇ ਹਨ)। 

'ਬੁਧੀ ਬ੍ਰਹਮਾ ਵਾਂਗ ਬਹੁਤ ਸ੍ਰੇਸ਼ਟ ਹੈ। 

ਸੁੰਦਰ ਤੇ ਲਾਲ ਚਰਨ ਕਵਲ ਸੋਂਹਦੇ ਹਨ। 


'ਚੰਗੀਆਂ ਭੇਟਾਂ। 
'ਅਰਦਾਸੀਏ। 


ਖ਼ਾਸ ਚੀਜ਼ਾਂ ਤੇ ਧਨ ਦੇ ਢੇਰ ਲੱਗੇ ਹਨ। 


'ਕੋਇਲਾਂ। 
(ਰਾਜੇ ਜਯ ਸਿੰਘ ਦਾ) ਵਜ਼ੀਰ। 


'ਪਰਚ ਗਈ, (ਅ) ਮੋਹਿਤ ਹੋ ਕੇ ਫਸ ਗਈ। 


'ਇੰਦੂ ਦੀ ਸਭਾ। 


'ਰਾਜੇ ਦਾ ਦੀਵਾਨ। 

'ਲੋੜਵੰਦ ਹੋ ਕੇ। 

'ਵਰਗਾ ਹੈ। 

'ਅਵਿੱਦਿਆ ਦੀਰਾਤ ਅਤੇ ਦੁੱਖ ਦਾ ਅੰਨ੍ਹੇਰਾ ਨਾਸ ਕਰਨ 
ਵਾਲਾ। 

'ਉਪੱਦੂਵ ਕਰਨ ਵਾਲੇ ਕਾਮ ਆਦਿਕ ਅਤੇਰਾਤ ਨੂੰ ਵਿਚਰਨ 
ਵਾਲੇ (ਰਾਖਸ਼ਾਂ) ਨੂੰ ਨਾਸ ਕਰਨ ਵਾਲਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 863 


ਪੂਰਕ ਇੱਛਾ ਦਾਇ ਅਨੈਦੈਂ। 

ਦਿਲੀ ਕੀ ਸੰਗਤਿ ਜੋ ਥਾਰੀ'। 

ਪੁਰੋ ਕਾਮਨਾ ਤਿਹ ਇਕ ਵਾਰੀ ॥ ੨੨੨ ॥ 
ਨੌਰੰਗ ਭੀ ਦਿਢ' ਦਰਸਜਯੋ ਚਾਹੈ। 

ਭੂਪਤਿ ਜੈ ਸਿੰਘ ਪਿਖਨਿ ਉਮਾਹੈ। 
ਰਾਮਰਾਇ ਤੁਵ ਜੇਸ਼ਟ ਭਾਈ'। 

ਸ਼ਾਹਿ ਪਾਸ ਬਹੁ ਲੂਤੀ ਲਾਈ' ॥ ੨੨੩॥ 
ਜਿਸ ਹਿਤ ਸ਼ਾਹਿ ਨ੍ਰਿਪ ਕੋ ਕਹਾ। 

ਤੁਮ ਬੁਲਵਾਵੋ ਗੁਰੁ ਕੌ ਯਹਾਂ। 

ਯਾ ਹਿਤ ਮੈ ਰਾਵਰ ਢਿਗ ਆਯੋ। 
ਸ਼ਰਨਾਏ ਕੀ ਲਾਜ ਰਖਾਯੋ ॥ ੨੨੪॥ 
ਕਰੋਂ ਸਨਾਥ' ਹਾਥ ਧਰਿ ਮਾਥੈਂ। 

ਦੇਹਲੀ ਚਲੋਂ ਦਾਸ ਕੈ ਸਾਥੈਂ। 

ਸੀ ਹਰਿ ਕ੍ਰਿਸ਼ਨ ਜਿਨੈ ਗਮ ਨਾਹੀ। 
ਕਹਯੋ ਚਲੈਂ ਹਮ ਨਿਸਚੇ ਵਾਂਹੀ ॥ ੨੨੫॥ 
ਸੁਨਿ ਪ੍ਰਧਾਨ ਖ਼ੁਸ਼ੀ ਬਡ ਭਯੋ। 

ਸਿਲਾ ਲੀਕ' ਗੁਰੁ ਬਚਨ ਲਖ੍ਯੋ। ਪੱਥਰ ਦੀ ਲੀਕ ਵਾਂਗ (ਪੱਕਾ)। 
ਜਬਿ ਰਹਿਰਾਸ ਭਈ ਅਰਦਾਸੂ। 

ਬੰਦੇ ਸਬਿ ਨੇ ਗੁਰੁ ਸੁਖਰਾਸੂ ॥ ੨੨੬॥ 
ਨਿਜ ਮੰਦਰ ਅੰਦਰ ਗੁਰੁ ਆਏ। 

ਗੁਨ ਮੰਦਰ ਸੁੰਦਰ ਸੁਖਦਾਏ। 

ਜਨਨੀ' ਸਿੱਖ ਮਸੰਦ ਸਿਆਨੇ। 

ਥਿਰੇ ਆਇ ਗੁਰੁ ਢਿਗ ਮੁਦ ਮਾਨੇ ॥੨੨੭॥ 
ਮਾਤਾ ਕਹਜੋ ਅਹੋਂ ਮਮ ਚੰਦਾ'। 

ਕਾਮ ਆਨ ਅਬਿ ਬਨਯੋ ਬੁਲੈਦਾ। 
ਰਾਮਰਾਇ ਨੌਰੰਗ ਸਿਖਲਾਯੋ। 

ਤੁਮ ਕੋ ਦੇਹਲੀ ਵੀਚ ਬੁਲਾਯੋ ॥ ੨੨੮ ॥ 
ਬਨੈ ਜਾਇਬੋ ਤਹਾ ਜਰੂਰੈਂ। 

ਨਾਹਿੰ ਤ ਬਢੈਰਾਰ ਫਿਰ ਭੂਰੈਂ'। 

ਸੀ ਹਰਿ ਕ੍ਰਿਸ਼ਨ ਬਿਸ਼ਨ ਅਵਤਾਰੀ। 





864 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਘੁ ਬੈ ਬੁਧਿ ਮਹਿਦ' ਸੁਖਕਾਰੀ ॥ ੨੨੯ ॥ 
ਜਿਮ ਕੇਹਰ ਛੌਨਾ ਗਜ ਗਾਹਾ'। 

ਸੁਨਿ ਨਹਿਂ ਡਰਤਿ ਧਰਤਿ ਉਤਸ਼ਾਹਾ। 
ਜਿਉ ਬਾਲਕ ਰਵਿ ਭੀ ਤਮ ਹਰ ਹੈ'। 

ਤਜੋਂ ਗੁਰੁ ਦਾਸਨ ਕੇ ਦੁਖ ਦਰ ਹੈਂ! ॥ ੨੩੦ ॥ 
ਬੋਲੇ ਗੁਰ ਸਰਬੱਗਜ ਗਯਾਨੀ। 

ਬਾਨੀ ਅਭੈ ਧਰਮ ਨੈਸਾਨੀ'। 

ਹਮ ਦੇਹਲੀ ਮੈਂ ਬੇਸ਼ੱਕ ਜੈ ਹੈਂ। 

ਪੈ ਨ ਤੁਰਕੇਂਦੁ ਪਿਖੈ ਪਿਥੈ ਹੈਂ! ॥੨੩੧॥ 


ਨਿਜ ਪਿਤ ਸਮ ਨਿਜ ਪੁਣ ਨਿਬੈ ਹੈਂ। 

ਅਚਲ ਸੁਮੇਰ ਧਰਾ ਸਮ ਰੈਹੈਂ। 

ਬਿਘਨ ਪਵਨ ਤੈ ਨਾਹਿ ਚਲੈ ਹੈਂ। 

ਨਾਹਿ ਕਿਸੀ ਅਰਿ ਤੈ ਡਰ ਪੈ ਹੈਂ ॥੨੩੨॥ 
ਇਮ ਸੁਨਿ ਗੁਰੁ ਤੈ ਸਥਿ ਖੁਸ਼ ਹੋਏ। 

ਜਲਧਿ ਬਬੇਕ' ਨੇਕ ਗੁਰੁ ਜੋਏ”। 
ਠਹਿਰੀ ਠੀਕ ਚਲਨ ਕੀ ਏਵੈਂ। 

ਲਗੇ ਸਰਾਹਨਿ ਸਬਿ ਗੁਰੁ ਦੇਵੈਂ ॥੨੨੨॥ 
ਤਯਾਰੀ ਕਰੀ ਭਰੀ ਪੁਕਾਰੇ। 

ਸੁੰਦਰ ਸਯੰਦਨ' ਬਾਜ” ਸ਼ਿੰਗਾਰੇ। 

ਖਾਸਾ ਚਾਮੀਕਾਰ ਕੋ ਖਾਸਾ'। 

ਦਿਨ ਮਨਿ ਸਮ ਭਾਸਤ ਮਨਿ ਰਾਸਾ' ॥੨੩੪॥ 
ਰੁਚਿਰ ਪਾਲਕੀ ਨਗ ਗਨ ਜਰੀ'। 

ਜਗਮਗ ਕਰਤਿ ਧਰਤਿ ਬਿਧਿ ਖਰੀ। 
ਸਾਟਨ ਅਤਲਸ ਮਖਮਲ ਕੇਰੇ। 

ਚਢੇ ਗਿਲਾਫ ਸੋਹਿਂ ਬਹੁਤੇਰੇ । ੨੨੩੫ ॥ 
ਜਰੀ ਦੋਜ਼' ਚਮਕਾਂਹਿ ਸਤਾਰੇ। 

ਜਨੁ ਨਭ ਮੈ ਚਮਕਨਿ ਗਨ ਤਾਰੇ। 

ਗੁੰਮਜ਼ ਗੋਲ ਅਮੋਲ ਸੁਹਾਵੈ। 

ਕਲਸ ਕੁਲਿਸ ਕਲਧੌਤ ਲਸਾਵੈਂ! ॥ ੨੩੬॥ 


'ਉਮਰ ਛੋਟੀ ਹੈ ਪਰ ਬੁੱਧੀ ਵੱਡੀ ਹੈ। 
ਜਿਵੇਂ ਸ਼ੇਰ ਦਾ ਬੱਚਾ ਹਾਥੀਆਂ ਦੀ ਅਵਾਜ਼ ਸੁਣ ਕੇ। 


'ਜਿਵੇਂ ਸਵੇਰ ਦਾ ਸੂਰਜ ਭੀ ਅਨ੍ਹੇਰਾ ਦੂਰ ਕਰ ਦੇਂਦਾ ਹੈ। 
'ਨਾਸ ਕਰ ਦੇਂਦੇ ਹਨ। 


'ਧਰਮ ਦੀ ਨਦੀ। (ਨੈਸਾਣ=ਨਦ, ਦਰਿਆ)। 


'ਤੁਰਕਾਂ ਦੇ ਰਾਜੇ (ਔਰੰਗਜ਼ੇਬ) ਨੂੰ ਨਾ ਵੇਖਾਂਗੇ ਤੇ ਨਾ ਆਪਣਾ 
ਆਪ ਵਿਖਾਵਾਂਗੇ। 


ਗਿਆਨ ਦੇ ਸਮੁੰਦਰ। “ਤੱਕੇ, ਦੇਖੇ। 


'ਰਥ। “ਘੋੜੇ। 

'ਸੋਨੇ ਦੀ ਚੰਗੀ ਪਾਲਕੀ। 

'ਸਾਰੀਆਂ ਮਣੀਆਂ ਸੂਰਜ ਵਾਂਗ ਚਮਕਦੀਆਂ ਹਨ। 
'ਬਹੁਤੇ ਨਗਾਂ ਨਾਲ ਜੜੀ ਹੋਈ। 


'ਜਰੀ ਨਾਲ ਕੱਢੇ ਹੋਏ ਕੱਪੜੇ ਉੱਪਰ। 


'ਸੋਨੇ ਦੇ ਕਲਸ ਉੱਪਰਰਤਨ ਚਮਕਦੇ ਹਨ। (ਸੰ: ਕੁਲਿਸ਼- 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 865 


ਹੀਰਾ, ਰਤਨ)। 
ਚਪਲ ਤੁਰੰਗ ਬਲੀ ਬਹੁਰੰਗੈਂ। 
ਜ਼ੇਵਰ ਜ਼ੀਨ ਜਰੇ ਜਰ ਸੰਗੈਂ”। 'ਸੋਨੇ ਨਾਲ ਜੜੇ ਹੋਏ ਹਨ। 
ਜੀਤਤਿ ਪੰਖੀ ਪੌਨ ਕੁਰੰਗੈਂ'। 'ਹਰਨਾਂ ਨੂੰ। 
ਸੋਹਿਤ ਸੁੰਦਰ ਸਬ ਸਰਬੰਗੈਂ ॥੨੩੭॥ 
ਹੋਇ ਤਯਾਰ ਦਿਲੀ ਦਿਸ਼ ਪਯਾਨੇ। 
ਸੰਗ ਮਸੰਦ ਬ੍ਰਿੰਦ ਸਿਖ ਸਯਾਨੇ। 
ਮਾਤਾ ਸਾਹਿਬ ਭੀ ਸੰਗਿ ਚਾਲੇ। 
ਹੇਤ ਬਿਹਾਰ ਸੁਧਾਰ ਬਿਸਾਲੇ ॥ ੨੩੮ ॥ 
ਦੋਹਰਾ: 
ਕੀਰਤਿ ਪੁਰਿ ਤੈ ਚਲਿ ਗੁਰੂ, 
ਦਿਲੀ ਦਿਸ ਕਰਿ ਪਜਾਨ। 
ਜਬਿ ਪੰਜੋਖਰੇ ਗਾਮ ਜਾ, 
ਸਿਵਰ' ਕੀਨ ਸੁਖਦਾਨ ॥ ੨੩੯ ॥ 
ਚੌਪਈ: 


ਲੋਗ ਦਰਸਬੇ ਕੋ ਬਹੁ ਆਏ। 

ਪਰਗ ਬੰਦੇ ਫਲ ਚਿੰਦੇ' ਪਾਏ। 'ਮਨ ਇੱਛਤ ਫਲ। 

ਤਹਿਂ ਇਕ ਪੰਡਿਤ ਸ਼ਿਵਦਤ ਨਾਮੀ। 

ਥਾ ਮਾਦਕ ਬਿਦਯਾ ਮਤਿ ਖਾਮੀ' ॥੨੪੮੦॥ ਵਿੱਦਿਆ ਦਾ ਹੰਕਾਰ ਕਰਨ ਵਾਲਾ ਅਤੇ ਕੱਚੀ ਮਤਿ ਵਾਲਾ 


ਸੀ। 
ਦਰਸ ਹੇਤ ਜਬਿ ਗੁਰ ਢਿਗ ਆਯੋ। 
ਪੇਖਿ ਬਿਭੌ' ਮਨ ਮੈ ਬਿਸਮਾਯੋ। 'ਬਿਭੂਤੀ, ਸਮੱਗ੍ਰੀ। 
ਬੂਝਯੋ ਇਹੁ ਨ੍ਰਿਪ ਕਹਿਂ ਤੇ ਆਯੋ। 
ਕੌਨ ਨਾਮ ਕਿਸ ਓਰ ਸਿਧਾਯੋ ॥੨੪੧॥ 
ਸਿੱਖਨਿ ਕਹਜੋ ਸ੍ਰੀ ਗੁਰੂ ਨਾਨਕ। 
ਹਰਿ ਅਵਤਾਰ ਭਏ ਸੁਖ ਦਾਨਕ। 
ਤਿਨ ਕੀ ਗਾਦੀ ਪਰ ਅਬਿ ਏ ਹੈਂ। 
ਹਰੀ ਕ੍ਰਿਸ਼ਨ ਹਰਿ ਬਪੁ ਪ੍ਰਗਟੇ ਹੈਂ ॥ ੨੪੨ ॥ 
ਦੇਤਿ ਚਾਰ ਫਲ ਨਿਜ ਸਿੱਖਨਿ ਕੋ। 
ਸਰਬ ਸ਼ਕਤਿ ਮਤ' ਬਾਲ ਪਿਖਨ ਕੋ। 





866 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰੀ ਕ੍ਰਿਸ਼ਨ ਗੁਰੁ ਕੋ ਸੁਨਿ ਨਾਮੂ। 


ਮਤਸਰ ਭਰਯੋ ਜਰਯੋ ਬਿਪ ਖਾਮੂ ॥ ੨੪੩॥ 


ਗੁਰੁ ਢਿਗ ਆਇ ਬੈਠਿ ਇਮ ਕਹਾ। 
ਨਾਮ ਹਰੀ ਕ੍ਰਿਸ਼ਨ ਰਾਵਰ ਅਹਾ। 
ਕ੍ਰਿਸ਼ਨ ਰਚੀ ਗੀਤਾ ਜਗ ਜਾਨੈ। 


ਅਰਥ ਕਰੋ ਤੁਮ ਤਬਿ ਹਮ ਮਾਨੈ ॥੨੪੪॥ 


ਨਹੀ ਤ ਕੂਰ ਨਾਮ ਬਡ ਏਤੈਂ'। 

ਕਾਂਹਿ ਧਰਾਯੋ ਤੁਮ ਬਿਨ ਹੇਤੈਂ”। 

ਯਹਿ ਸੁਨਿ ਸੀ ਗੁਰੁ ਦ੍ਰਿਸ਼ਟਿ ਪਸਾਰੀ'। 
ਝੀਵਰ ਥਾ ਇਕ ਖਰੋ ਅਗਾਰੀ ॥ ੨੪੫ ॥ 
ਮਹਾਂ ਮੂਢ ਬਦ ਸੂਰਤਿ ਤਾਈ। 

ਢਿਗ ਬੁਲਾਇ ਗੁਰੁ ਦ੍ਰਜੈ' ਦਿਖਾਈ। 
ਛਰੀ ਧਰੀ ਨਿਜ ਕਰ ਕੀ' ਤਾਂ ਪੈ। 

ਕਹਯੋ ਸੁਨਾਵੋ ਅਰਥ ਅਮਾਪੈ' ॥੨੪੬॥ 
ਨਿਗਮਾਗਮ' ਗੀਤਾਦਿ ਅਪਾਰੋ। 


ਪਾਠ ਅਰਥ ਸਬਿ ਕੇਰ ਉਚਾਰੋ। 
ਤਾਤਕਾਲ ਕੋਵਿਦ' ਸੋ ਭਯੋ। 
ਸਾਰਦ' ਬਾਸ ਰਸਨ ਪਰ ਲਯੋ ॥੨੪੭॥ 


ਪਾਇ ਗੁਰੂ ਆਗਯਾ ਵਹਿ ਬੋਲਾ। 
ਸੰਸਕ੍ਰਿਤ ਸਬਿ ਭਾਂਤਿ ਅਮੋਲਾ। 

ਕਿੰ ਪ੍ਸ਼ਨੈ ਭੋ ਬਿੱਪ੍ ਤੁਵੇਛਾ'। 

ਪ੍ਰਣਿ ਗਦਨੀਯੰ ਦੂਤੀ ਯਥੇਛਾ' ॥ ੨੪੮ ॥ 


ਗੱਦ' ਪੱਦ” ਸਬਿ ਛੰਦ ਉਚਾਰੇ। 
ਨਿਗਮਾਗੱਮ ਗੀਤਾਦਿਕ ਸਾਰੇ। 
ਸੰਸਕ੍ਰਿਤ ਆਨਰ ਗਲ ਚਾਲੀ'। 

ਅਰਥ ਸੁਨਾਏ ਗੋਪ ਬਿਸਾਲੀ' ॥ ੨੪੯॥ 
ਪੰਡਿਤ ਕਾ ਮਤ ਖੰਡਨ ਕੀਨੌ। 

ਗੁਰੁ ਮਤ ਮੰਡਨ ਕਰਿ ਜਸ ਲੀਨੋ। 


'ਬ੍ਰਾਹਮਣ ਨੂੰ। 
।ਆਪਣੇ ਹੱਥ ਦੀ। 

'ਖੋਲ੍ਹ ਕੇ, ਵਿਆਖਿਆ ਸਹਿਤ। 
'ਵੇਦ ਸ਼ਾਸਤੂ। 


'ਪੰਡਿਤ, ਵਿਦਵਾਨ। 
'ਸਰਸੁਤੀ ਨੇ। 


'(ਭੋ ਬਿੱਪ੍ਰ) ਹੇ ਪੰਡਿਤ ! (ਕਿੰ) ਕੀ (ਪ੍ਰਸ਼ਨੰ) ਪੁੱਛਣ ਦੀ 
(ਤੁਵੇਛਾ) ਤੇਰੀ ਇੱਛਾ ਹੈ। 

'(ਯਥੇਛਾ) ਜਿਵੇਂ ਇੱਛਾ ਹੈ (ਗਦਨੀਯੰ) ਕਹਿਣ ਯੋਗ (ਬਚਨ) 
(ਦੂਤੀ) ਛੇਤੀ (ਪਰਣਿ) ਕਹੁ। 

'ਵਾਰਤਕ। “ਕਵਿਤਾ। 


'ਬਹੁਤੇ ਗੁੱਝੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 867 


ਜੋ ਸੁਨਿ ਪੰਡਿਤ ਖੰਡਤ ਹੋਯੋ'। 

ਗੁਰੁ ਕੋ ਸਰਬ ਸ਼ਕਤਿ ਮਤਿ ਜੋਯੋ ॥ ੨੫੦॥ 

ਬਿੱਦਯਾ ਕੋ ਮਦ ਹੁਤੋ ਅਫਾਰਾ। 

ਉਤਰ ਗਯੋ ਦੂਜ ਕੋ ਤਤਕਾਰਾ। 

ਕਰਿ ਡੰਡੌਤ ਪੇਮ ਯੁਤ ਭਾਰੀ। 

ਪਰਸੇ ਗੁਰੁ ਪਦ ਪੰਕਜ ਚਾਰੀ ॥ ੨੫੧॥ 

ਬੋਲਯੋ ਸ਼ਕਤੀ ਰਾਵਰ ਕੇਰੀ। 

ਸੀ ਕ੍ਰਿਸ਼ਨ ਤੈ ਪਿਖੀ ਬਧੇਰੀ। 

ਬਿੱਪੂ ਜਾਤਿ ਬਿੱਦਜਾ ਮਦ ਭਾਰੀ। 

ਜਾਂ ਕਰਿ ਮਤਸਰ' ਬਢੀ ਅਪਾਰੀ ॥ ੨੫੨॥ 'ਈਰਖਾ। 

ਬੁਧਿ ਬਿਲੋਚਨ' ਨਸੇ ਹਮਾਰੇ। ਬੁੱਧੀ ਰੂਪ ਨੇਤ੍ਰ। 

ਭਯੋ ਮੋਤੀਆ ਬਿੰਦ ਹੰਕਾਰੇ'। 'ਹੰਕਾਰ ਰੂਪ ਮੋਤੀਆਬਿੰਦ। (ਮੋਤੀਆਬਿੰਦ-ਅੱਖਾਂ ਦਾ 
ਇਕਰੋਗ ਜਿਸ ਨਾਲ ਨਿਗਾਹ ਬੰਦ ਹੋ ਜਾਂਦੀ ਹੈ)। 

ਤੁਮ ਸਤਗੁਰੁ ਹੋ ਬੈਦ ਉਦਾਰੇ। 

ਦੇਹੁ ਬਬੇਕ ਸੁਲਾਕ' ਸੁਧਾਰੇ । ੨੫੨ ॥ 'ਗਿਆਨ ਦੀਆਂ ਸਲਾਈਆਂ। 

ਬੁਹਮਾਤਮ ਕੋ ਦਰਸ ਦਿਖਾਵੋ। 

ਅੰਧਕਾਰ ਅਗਯਾਨ ਨਸਾਵੋ। 

ਇਮ ਕਹਿ ਦਿਜਵਰ ਗੁਰੁ ਪਦ ਪਰਜਯੋ। 

ਭਯੋ ਸਿੱਖ ਨਿਜ ਮਦ ਪਰਹਰਯੋ ॥ ੨੫੪ ॥ 

ਸਤਿਗੁਰ ਪਰਮਾਰਥ' ਦਰਸਾਯੋ। 

ਦੂਜ ਨੇ ਗੁਰੁ ਕੋ ਹਰਿ ਬਪੁ ਪਾਯੋ। 

ਤਹਿੰ ਤੇ ਚਲਿ ਗੁਰੁ ਮੌੜੇ ਗ੍ਰਾਮੂ। 

ਸ਼ਾਹਾਵਾਦ ਥਿਰੇ ਸੁਖ ਧਾਮੂ । ੨੫੫॥ 

ਰਤਨ ਜਖਯ', ਕੁਰਖੇਤ੍ਰ ਭੂਮੀ। 

ਥਿਰੇ ਬ੍ਰਿਧ ਕੰਨਯਾ' ਪਿਖਿ ਊਮੀ”। 


ਕਰਯੋ ਸਨੇਹਤ ਪਰ' ਪੁਨ ਡੇਰਾ। 

ਨ੍ਹਾਇ ਦਾਨ ਦਿਏ ਦਿਜਨ ਬਧੇਰਾ ॥ ੨੫੬॥ 
ਬੜਥਲ ਗਾਮ ਬਸੇ ਨਿਸ ਸ੍ਹਾਮੀ। 

ਪੁਨਾ ਪਰਾਸਰ ਤੀਰਥ ਧਾਮੀ'। 
ਸਯਾਮਣ ਉਤਰ ਗਏ ਕਰਨਾਲੈਂ। 





868 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥਿਰੇ ਜਹਾਂ ਅਬਿ ਜਗ੍ਹਾ ਬਿਸਾਲੈਂ ॥੨੫੭॥ 

ਯਾ ਬਿਧਿ ਜਗਿ ਲੋਗਨ ਮਗਿ ਤਾਰਤ। 

ਪਹੁਚੇ ਦੇਹਲੀ ਢਿਗ ਪ੍ਰਣ ਪਾਰਤਾ। 'ਪੂਣ ਪੂਰਾ ਕਰਨ ਵਾਲੇ ਸਤਿਗੁਰੂ ਜੀ। 
ਜੈ ਸਿੰਘ ਭੂਪਤਿ ਸਾਰ' ਪਾਇ ਕੈ। 'ਖ਼ਬਰ। 
ਮਿਲਜੋ ਗੁਰੂ ਕੋ ਅੱਗੂ ਆਇ ਕੈ ॥੨੫੮॥ 

ਨਿਜ ਪੁਰ ਮਾਹਿ ਲਜਾਇ ਉਤਾਰੇ। 

ਅਤਿ ਉਤਸ਼ਵ ਸ਼ਹਿ ਮਨਿ ਮੁਦ ਧਾਰੇ। 

ਮੰਦਰ ਸੁਖਦ ਖਸ਼ਟ ਰੁਤਿ ਕੇਰੋ। 

ਬਿਰੇ ਗੁਰੂ ਸੁਖਦਾਇ ਘਨੇਰੋ ॥ ੨੫੯ ॥ 

ਸੁਨ ਕਰਿ ਸੰਗਤਿ ਦਿੱਲੀ ਕੇਰੀ। 

ਆਈ ਲੈ ਲੈ ਭੇਟ ਬਧੇਰੀ। 

ਦੇਤਿ ਅਕੋਰ' ਲੇਤਿ ਫਲ ਚਾਰੇ। 

ਲੈ ਉਪਦੇਸ਼ ਕਲੇਸ਼ ਪੁਹਾਰੇ । ੨੬੦॥ 

ਜਾਵਤਿ ਗਾਵਤਿ ਗੁਨ ਗਨ ਗੁਰੁ ਕੇ। 

ਭੇਦ ਭੂਮ ਨਾਸੈਂ ਜਿਮ ਉਰ ਕੇ। 

ਖਾਨ ਪਾਨ ਕਰਿ ਬਿਬਿਧ ਪੁਕਾਰੀ। 

ਨਿਸਾ ਬਿਡਾਈ ਸੁਖ ਸੋਂ ਸਾਰੀ ॥੨੬੧॥ 

ਜੈ ਸਿੰਘ ਜਾਗ ਗੁਰੂ ਢਿਗ ਆਯੋ। 

ਕਰਿ ਪਗ ਬੰਦਨ ਅਰਜ ਅਲਾਯੋ। 

ਜੈਹੋਂ ਮੈਂ ਢਿਗ ਸ਼ਾਹਿ ਖਰਾਰੀ'। 'ਖਰ ਦੈਂਤ ਦੇ ਵੈਰੀ ਭਾਵ ਹੇ ਸਤਿਗੁਰੂ ਜੀ ! 
ਰਾਵਰ ਆਵਨਿ ਦੈਹੋਂ ਸਾਰੀ ॥੨੬੧॥ 

ਸੋਢੀ ਕੁਲ ਕੇਤੂ' ਤਬਿ ਕਹਾ। 'ਨਿਸ਼ਾਨ ਰੂਪ। 
ਤੁਮਰੋ ਦਿਲੀ ਪ੍ਰੇਮ ਪਿਖਿ ਮਹਾਂ। 

ਬਿਨ ਢਿੱਲੀ! ਹਮ ਦਿੱਲੀ ਆਏ। 'ਦੇਰੀ ਤੋਂ ਬਿਨਾਂ। 
ਨਹੀ ਸ਼ਾਹਿ ਸੋਂ ਮਿਲਨ ਚਹਾਂਏ' ॥੨੬੩॥ 'ਚਾਹੁੰਦੇ। 
ਤੁਰਕੇਸਰ' ਢਿਗ ਨ ਹਮ ਜੈ ਹੈਂ। 'ਔਰੰਗਜ਼ੇਬ। 
ਦਰਸ਼ਨ ਦੇਹ ਨਹੀ ਤਿਸ ਲੈ ਹੈਂ। 

ਬਿਸਮੈ ਭਯੋ ਭੂਪ ਸੁਨਿ ਬਾਨੀ। 

ਲੀਕ ਅਲੀਕ ਸਿਲਾ ਸੀ' ਜਾਨੀ ॥੨੬੪॥ 

ਕਰਿ ਬੰਦਨ ਜਗਿ-ਬੰਦਨ' ਤਾਂਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 869 


ਜਾਇ ਸ਼ਾਹਿ ਢਿਗ ਐਸ ਅਲਾਈ। 

ਜੋ ਹਜ਼ਰਤ ਥਾ ਮੁਹਿ ਫੁਰਮਾਯੋ। 

ਸੀ ਹਰਿ ਕ੍ਰਿਸ਼ਨ ਗੁਰੂ ਕੌ ਲਯਾਯੋ ॥੨੬੫॥ 

ਉਤਰੇ ਸੋਇ ਆਇ ਮਮ ਡੇਰੇ। 

ਕਰਾਮਾਤ ਕੇ ਧਨੀ ਬਡੇਰੇ। 

ਤਨ ਬਾਲਕ ਮਨ ਬ੍ਰਿਧਨਿ ਜੈਸੋ। 

ਨੂਰ ਸੂਰ ਸਮ ਦਿਪਤ ਅਜੈ ਸੋ' ॥੨੬੬॥ 11111 
ਹੰ। 

ਆਗੇ ਜੋ ਹਜ਼ਰਤ ਕੋ ਭਾਵੈ। 

ਕਰੋਂ ਤੈਸ ਜੈਸੇ ਜਸ ਆਵੈ। 

ਔਰੰਗਜ਼ੇਬ ਸੁਨਤਿ ਸੁਖ ਪਾਵਾ। 

ਅਜ਼ਮਤ ਪੇਖਨ ਹਿਤ ਹੁਲਸਾਵਾ ॥੨੬੭॥ 

ਰਸਦ ਪਾਂਚ ਸੌ ਇਤਨੇ ਨਕਦੀ। 

ਜ਼ਜਾਫਤ ਪਠੀ' ਗੁਰੂ ਢਿਗ ਅਗਦੀ”। ਪ੍ਰੀਤੀ ਭੋਜਨ ਲਈ ਭੇਜੀ। ਘਹਿਲੋਂ। 

ਪੁਨ ਅਮੀਰ ਇਕ ਇਮ ਕਹਿ ਪਠਜੋ। 

ਦੇਖਹੁ ਦਰਸ ਦੈਨ ਦਿਨ ਠਟਯੋ' ॥ ੨੬੮॥ (ਜਾ ਕੇ) ਦੇਖੋ ਤੇ (ਉਹਨਾਂ ਵਲੋਂ) ਦਰਸ਼ਨ ਦੇਣ ਦਾ ਦਿਨ 


ਨੀਅਤ ਕਰ ਆਵੋ। 

ਫਬਸੋ ਦਿਵਾਂਨ ਇਤੈਂ ਗੁਰੁ ਕੇਰੈਂ। 

ਬੈਠੇ ਸਿਖ ਮਸੰਦ ਬਧੇਰੈਂ। 

ਹੋਤ ਰਾਗ ਅਨੁਰਾਗ ਉਪਾਵਨਿ'। ਪ੍ਰੇਮ ਪੈਦਾ ਕਰਨ ਵਾਲਾ। 

ਲੈ ਲੈ ਭੇਟ ਸੰਗਤਾਂ ਆਵਨਿ ॥ ੨੬੯॥ 

ਦਰਸ ਸਪਰਸ ਫਰਸ਼ ਸੁਖ ਸੁਨਯੋ'। “ਦਰਸ਼ਨ ਕਰ ਕੇ ਚਰਨ ਛੋਹ ਕੇ ਫ਼ਰਸ਼ ਤੇ ਸੁਖ ਨਾਲ (ਬੈਠ 
ਜਾਂਦੀਆਂ ਹਨ)। 

ਬਿਸਦ' ਬਿਤਾਨ” ਮਖਮਲੀ ਤਨਜੋ। 'ਚਿੱਟਾ। “ਚੰਦੋਆ। 

ਕਾਰ ਚੋਬਿ ਬਿਬਿਧੈਂ ਗੁਲਕਾਰੀ। 

ਕਰੀ ਜਰੀ ਜਨੁ ਕਾਮ ਸਵਾਰੀ' ॥੨੭੦॥ 'ਜਰੀ ਨਾਲ ਅਨੇਕ ਤਰ੍ਹਾਂ ਦੀ ਕਾਰ ਚੋਬੀ ਤੇ ਗੁਲਕਾਰੀ ਜਾਣੋਂ 
ਕਾਮਦੇਵ ਨੇ ਸਵਾਰ ਕੇ ਕੀਤੀ ਹੋਈ ਹੈ। (ਕਾਰ ਚੋਬੀ-ਜ਼ਰੀ 
ਨਾਲ ਕਢਿਆ ਬੇਲ ਬੂਟਾ। ਗੁਲਕਾਰੀ-ਸੂਈ ਨਾਲ ਬਸਤ੍ਰ ਤੇ 
ਫੁੱਲ ਦਾ ਬਣਾਉਣਾ)। 

ਪੰਨੇ ਨਗ ਪੁਖਰਾਜ' ਸਤਾਰੇ। 'ਇਕ ਤਰ੍ਹਾਂ ਦਾ ਰਤਨ ਜਿਸ ਦੀ ਨੌਂਰਤਨਾਂ ਵਿੱਚ ਗਿਣਤੀ ਹੈ। 

ਜਰੇ ਸੋਹਿੰ ਨਭ' ਮਨੋ ਸਤਾਰੇ?। ਅਕਾਸ਼ ਵਿੱਚ। “ਤਾਰੇ। 

ਮਧੁ ਲਘੁ ਚਾਂਦ ਸਮਾਨ ਚੰਦੋਆ। 





870 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਸ ਬਾਦਲੇ ਕੋ ਚਮਕੋਆ' ॥੨੭੧॥ 


ਝਾਲਰ ਝੁੰਮਕੀ ਮੁਕਤੀ ਲਰੀ। 
ਝੁਲਤਿ ਜਨੁ ਸੰਪਾ ਸੁਕਚਰੀ'। 


ਗੰਗਾ ਜਮਨੀ ਚਿੱਤ੍ਰਤ ਚੋਬੈਂ'। 


ਧਨਦ' ਸੁਰੇਸ? ਦੇਖਿ ਦਿਲਿ ਖੋਭੈਂ੭ ॥। ੨੭੨ ॥ 
ਕੰਚਨ ਦੰਡੀ' ਖਰੇ ਅਗਾਰੀ। 

ਸ਼ਸਤ੍ਰ ਬਸਤ੍ਰ ਸਜੇ ਸੁਧਾਰੀ। 

ਕੰਕਨ ਕੰਠੇ ਕੰਨ ਜਰਾਊ'। 

ਜੋ ਗੁਰਿ ਬਖਸ਼ੇ ਲਖਿ ਸਿਵਕਾਊ' ॥ ੨੭੨ ॥ 
ਪਿਖਿ ਮਸਨਦ' ਉਪਧਾਨਾ? ਗੁਰੁ ਕਾ। 

ਧੀਰਜ ਛੂਟਤਿ ਸੁਰਪਤਿ ਉਰ ਕਾ'। 


ਤਾਂ ਪਰ ਗੁਰੁ ਬਿਰਿ ਸਹਿਜ ਸੁਭਾਊ। 
ਸੋਹਿਤ ਮਨੋ ਬਾਲ ਦਿਨਰਾਊ' ॥ ੨੭੪ ॥ 
ਸੁਠ ਸਮੀਲ ਪੋਸ਼ਸ਼ ਸੁਚ ਸੋਹੈ'। 

ਕਲਗੀ ਜਿਗ੍ਹਾ ਜਗਤਿ ਮਨ ਮੋਹੈ। 

ਮੰਜ ਮਜੀਨੀ ਰੰਗ ਦੁਪੱਟੀ'। 

ਸੇਲੀ# ਭੇਖ ਨਿਸ਼ਾਨੀ ਥੱਟੀ' ॥੨੭੫॥ 


'ਚੰਦੋਏ ਦੇ ਵਿਚਕਾਰ ਛੋਟੇ ਚੰਦ ਵਰਗਾ ਤਾਸ ਬਾਦਲੇ ਦਾ ਚੰਦ 
ਚਮਕਦਾ ਹੈ। (ਤਾਸ ਤੇ ਬਾਦਲੇ ਦੇ ਅਰਥਾਂ ਬਾਰੇ ਦੇਖੋ ਬਿਸਾਮ 
੩੧ ਦੇ ਅੰਕ ੮੪ ਦੀ ਟਿੱਪਣੀ। 


/(ਝੁੰਮਕੀ) ਛੱਬੇ ਦੀ ਝਾਲਰ ਜੋ ਮੋਤੀਆਂ ਦੀਆਂ ਲੜੀਆਂ (ਦੀ 
ਬਣੀ ਹੋਈ ਹੈ ਐਉਂ) ਝੂਲਦੀ ਹੈ ਜਾਣੋ (ਸਾਰੀ) ਬਿਭੂਤੀ ਹੀ 
ਇਕੱਠੀ ਹੋ ਕੇ (ਝੂਲਦੀ ਹੈ)। 

'ਗੰਗਾ ਤੇ ਜਮਨਾ ਦੇਰੰਗ ਵਰਗੀਆਂ ਚਿੱਤੁਕਾਰੀ ਵਾਲੀਆਂ ਚੋਬਾਂ 
ਹਨ। 

'ਕੁਬੇਰ। ?ਇੰਦੂ। “ਦਿਲ ਵਿੱਚ ਦੁਖੀ ਹੁੰਦੇ ਹਨ। 
'ਸੁਨਹਿਰੀ ਚੋਬਾਂ ਵਾਲੇ (ਚੋਬਦਾਰ)। 


(ਹੱਥਾਂ ਵਿੱਚ ਜੜਾਊ) ਕੜੇ ਤੇ ਗਲ ਵਿੱਚ ਜੜਾਊ ਕੰਠੇ ਹਨ। 
'ਸੇਵਕ ਜਾਣ ਕੇ। 

'ਗੱਦੀ। “ਸਰਹਾਣਾ। 

'ਇੰਦੂ ਦੇ ਹਿਰਦੇ ਦਾ। 


'ਸਵੇਰ ਦਾ ਸੂਰਜ। 
'ਸੁੰਦਰ ਤੇ ਮਿਲਵੀਂ ਪਵਿੱਤੁ ਪੁਸ਼ਾਕ ਸੋਹੰਦੀ ਹੈ। 


ਸੁੰਦਰ ਮਜੀਠੀਰੰਗ ਦਾ ਦੁਪੱਟਾ ਹੈ। 

'ਭੇਖ ਦੀ ਨਿਸ਼ਾਨੀ ਸੇਲੀ ਪਹਿਨੀ ਹੋਈ ਹੈ। “ਛੇਵੇਂ ਪਾਤਸ਼ਾਹ 
ਸੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰਿਆਈ ਗੱਦੀ ਦੇ 
ਤਖ਼ਤ ਤੇ ਬੈਠਣ ਸਮੇਂ ਸੇਲੀ ਨੂੰ ਮੱਥਾ ਟੇਕ ਕੇ ਤੋਸ਼ੇਖਾਨੇ ਵਿੱਚ 
ਭੇਜ ਦਿੱਤਾ ਸੀ ਤੇ ਉਸਦੀ ਥਾਂ ਬਾਬਾ ਬੁੱਢਾ ਸਾਹਿਬ ਜੀ ਨੇ ਮੀਰੀ 
ਅਤੇ ਪੀਰੀ ਦੀਆਂ ਦੋ ਤਲਵਾਰਾਂ ਹਜ਼ੂਰ ਨੂੰ ਪਹਿਨਾਈਆਂ ਸਨ। 
ਉਸ ਦਿਨ ਤੋਂ ਬਾਦ ਫਿਰ ਕਿਸੇ ਵੀ ਗੁਰੂ ਸਾਹਿਬ ਨੇ ਸੇਲੀ 
ਨਹੀਂ ਪਹਿਨੀ। ਤੇ ਨਾ ਹੀ ਇਹ ਸੇਲੀ ਗੁਰੂ ਕੇ ਭੇਖ ਦੀ ਕੋਈ 
ਨਿਸ਼ਾਨੀ ਹੈ। ਸਿੱਖੀ ਦੇ ਨਿਸ਼ਾਨ ਤਾਂ ਪੰਜ ਕੱਕਾਰ ਹਨ ਜੇਹਾ ਕਿ 
ਲਿਖਿਆ ਹੈ ਕਿ 'ਨਿਸ਼ਾਨੇ ਸਿਖੀ ਈ: ਪੰਜ ਹਰਫ ਅਸਤ 
ਕਾਫ। ਹਰਗਿਜ਼ ਨ ਬਾਸ਼ਦ ਅਜ਼ੀਂ ਪੰਜ ਮੁਆਫ਼। ਕੜਾ ਕਾਰਦੋ 
ਕੱਛ ਕੰਘਾ ਬਿਦਾਂ। ਬਿਲਾ ਕੇਸ ਹੇਚ ਅਸਤ ਜੁਮਲੇ ਨਿਸ਼ਾਂ।' 
ਅਰਥਾਤ ਸਿੱਖੀ ਦੇ ਨਿਸ਼ਾਨ ਇਹ ਪੰਜ ਕੱਕੇ ਅੱਖਰ ਹਨ। 
ਇਨ੍ਹਾਂ ਪੰਜਾਂ ਚੋਂ ਬਿਲਕੁਲ ਕੋਈ ਵੀ ਕਕਾਰ ਮੁਆਫ ਨਹੀਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 871 


ਗਰਿ ਗਜ ਮੁਕਤਾ ਮਾਲ ਬਿਸਾਲਾ'। 
ਜ਼ੇਵਰ ਔਰ ਸਜੇ ਦੁਤਿ ਜਾਲਾ'। 
ਚਾਮਰ ਮੁੱਠਾ ਦਾਸ ਝੁਲਾਹੀਂ। 

ਮਨੋਂ ਮੋਰ ਮਿਲਿ ਹੰਸ ਉਡਾਹੀਂ ॥੨੭੬॥ 
ਦੋਹਰਾ: 

ਔਰੰਗ ਕਾ ਉਮਰਾਵ ਬਡ, 

ਤਬੈ ਪਹੁੰਚਜੋ ਆਇ। 
ਸਹਿਮਜੋ ਸੋਭਾ ਸਭਾ ਪਿਖਿ, 

ਗੁਰੈਂ ਅਸ਼ਾਰਾ ਪਾਇ ॥੨੭੭॥ 
ਉਚਿਤ ਨੌਰ' ਬੈਠਨ ਕਹਯੋ, 
ਚੋਬਦਾਰ ਨੈ ਲਜਾਇ। 

ਸਾਤ ਅਸ਼ਰਫੀ' ਭੇਟ ਤਿਨ, 
ਦੀਨੀ ਮਾਥ ਝੁਕਾਇ ॥ ੨੭੮ ॥ 
ਨੌਰੰਗ ਦਿਸ ਤੈ ਜੋਰਿ ਕਰ, 

ਕੀਨੀ ਪੁਨਾ ਸਲਾਮ। 

ਬੈਠਿ ਬਿਚਾਰ ਨਿਹਾਰਜੋ, 

ਇਹੀ ਖੁਦਾਇ ਮੁਕਾਮ' ॥ ੨੭੯॥ 
ਚੌਪਈ: 

ਕੁਸਲ ਪ੍ਰਸਨ' ਬੂਝਯੋ ਗੁਰੁ ਤਾਂ ਕੈ। 
ਦਸਤ ਬਸਤ! ਉਨਿ ਸੀਸ ਝੁਕਾ ਕੈ। 
ਲਰਜ ਗਰਜ਼ ਯੁਤ ਅਰਜ਼ ਅਲਾਈ'। 
ਰਾਵਰ ਮਿਹਰ ਕੁਸਲ ਸਥਿ ਆਈ ॥ ੨੮੦॥ 
ਆਪ ਕੀਨ ਪਾਵਨ ਪਦ ਪਾਵਨ'। 
ਪਾਵਨ ਹਮ ਸਬ ਭਏ ਸੁਹਾਵਨ। 
ਆਵਨ ਸੁਨਿ ਭਾਵਨ' ਪਾਤਿਸ਼ਾਹੂੰ। 
ਭਯੋ ਮੋਦ ਪ੍ਰਮੋਦ ਮਹਾਹੂੰ' ॥੨੮੧॥ 


ਕੀਤਾ ਜਾ ਸਕਦਾ (ਉਹ ਹਨ) ਕੜਾ, ਕ੍ਰਿਪਾਨ, ਕਛਹਿਰਾ, 
ਕੰਘਾ ਜਾਣ ਲਉ। ਪਰ ਇਹ ਸਾਰੇ (ਚਾਰੇ) ਨਿਸ਼ਾਨ ਭਾਵ ਚਾਰੇ 
ਕਕਾਰ ਕੇਸਾਂ ਤੋਂ ਬਿਨਾਂ ਕੁਝ ਵੀ ਨਹੀਂ ਹਨ ਭਾਵ ਕੇਸ ਹੀਣ 
ਮਨੁੱਖ ਜੇ ਚਾਰੇ ਕਕਾਰ ਪਹਿਨ ਲਵੇ ਤਾਂ ਉਹ ਕਿਸੇ ਕੰਮ ਨਹੀਂ 
ਹਨ। 

'ਗਲ ਵਿੱਚ ਹਾਥੀਆਂ ਦੇ ਮੋਤੀਆਂ ਦੀ ਲੈਬੀ ਮਾਲਾ ਹੈ। 
ਬਹੁਤੀ ਸੋਭਾ ਵਾਲੇ। 


'ਟਿਕਾਣਾ। 
'ਸੁਖ ਸਾਂਦ। 
'ਹੱਥ ਬੰਨ੍ਹ ਕੇ। 


'ਕੰਬ ਕੇ ਇੱਛਾ ਸਹਿਤ ਬੇਨਤੀ ਕਹੀ। 


'ਪਵਿਤ੍ਰ ਚਰਨ ਪਾਏ ਹਨ। 


'ਬਹੁਤ ਤੋਂ ਬਹੁਤ ਅਨੰਦ ਹੋਇਆ ਹੈ। 





872 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਹਿਤ ਦਰਸ ਦਰਸਜੋ ਥਾਰੋ। 

ਭਵੈ ਸਿਖ ਪਿਖਿ ਅਜ਼ਮਤ ਭਾਰੋ। 

ਇਹੁ ਸੁਨਿ ਗੁਰ ਉਮਰਾਵਹਿ ਤਾਂਈ। 

ਦੈ ਸਿਤਕਾਰ ਉਚਾਰ ਸੁਨਾਈ ॥ ੨੮੨॥ 
ਹੈ ਹਮਰੋਂ ਜੋ ਜੇਸ਼ਟ ਭਾਈ। 

ਜਾਤਿ ਆਤਿ ਢਿਗ ਸ਼ਾਹਿ ਸਦਾਈ। 

ਸਰਬ ਭਾਂਤਿ ਸੋ ਲਾਯਕ ਪੈ ਹੈ। 

ਜੋ ਸ਼ਹਿ ਚਹਿ ਸੋ ਅਜ਼ਮਤ ਦੈ ਹੈ ॥੨੮੩॥ 
ਹਮ ਬਾਲਕ ਸਾਲਕ' ਬਡ ਨਾਹੀਂ। 

ਇਕ ਤਾਲਕ' ਖਾਲਕ ਸੁਰਖਾਹੀਂ। 

ਕਾਮ ਸ਼ਾਹਿ ਢਿਗ ਮਮ ਕੁਛ ਨਾਹੀਂ। 

ਦੈਂਹ ਨ ਅਜ਼ਮਤ ਜੈਂਹ ਨ ਤਾਂਹੀਂ ॥੨੮੪॥ 
ਸਤਿਗੁਰ ਪੂਰਨ ਪਿਤਾ ਹਮਾਰੇ। 

ਪ੍ਣ ਨਿਬਾਹਯੋ ਤਯੋਂ ਹਮ ਪਾਰੇ'। 

ਨਹਿ ਤੁਰਕੇਸੈਂ ਪਿਖੈਂ ਪਿਥੈਂ ਹੈਂ। 
ਕਰਾਮਾਤ ਕੋ ਕਹਰ ਲਖੇ ਹੈਂ! ॥ ੨੮੫॥ 
ਸੋ ਮਮ ਭ੍ਰਾਤਰ ਰਹਯੋ ਦਿਖਾ ਹੈ। 

ਤਾਂਹਿ ਬੁਲਏ ਗਏ ਹਮ ਆ ਹੈਂ। 

ਸਖਾ' ਹੋਤ ਹੈ ਏਕ ਭ੍ਰਾਤਾ। 

ਰਾਮ ਲਖਨ ਸਮ' ਲਖੋ ਬਖਯਾਤਾ ॥ ੨੮੬॥ 
ਬੈਰੀ ਆਹਿੰ' ਏਕ ਹੂ ਭਾਈ। 

ਬਾਲੀ ਸੁੱਗੀਵ ਕੀ ਨਜਾਈ। 

ਰਾਵਣ ਔਰ ਬਭੀਖਣ ਜੈਸੇ। 

ਮਹਯਾਂ ਮਝਾਰ ਜਾਟ ਕੁਲ ਥੇ ਸੇ' ॥੨੮੭॥ 


ਤਿਮ ਹਮ ਸੋਂ ਮਮ ਭ੍ਰਾਤ ਕਮੈ ਹੈ। 

ਪ੍ਰਭੁ ਢਿਗ ਹਮ ਜਵਾਬ ਤਿਹ ਲੈਹੈਂ। 

ਅਬਿ ਤੁਮ ਹਮ ਦਿਸ ਤੈ ਢਿਗ ਸ਼ਾਹੂ। 

ਕਹੋ ਜਾਇ ਹਮ ਮਿਲੈਂ ਨ ਤਾਹੂੰ ॥੨੮੮॥ 
ਸੁਨਿ ਉਮਰਾਵ ਬੰਦਿ ਗੁਰੁ ਚਰਨਾ। 


(ਪ੍ਰਣ) ਪਾਲਾਂਗੇ ਭਾਵ ਪੂਰਾ ਕਰਾਂਗੇ। 


'ਜ਼ੁਲਮ ਕਰਨਾ ਸਮਝਦੇ ਹਾਂ। 


'ਮਹੇਂ, ਬਿੱਲੇ ਤੇ ਜੱਟ (ਸੇ) ਵਾਂਗ ਕੁਲ ਨਾਸ (ਕਰਨ ਵਾਲੇ ਹੁੰਦੇ 
ਹਨ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 873 


ਗਯੋ ਸ਼ਾਹਿ ਢਿਗ ਗੁਰੁ ਜਸੁ ਬਰਨਾ। 
ਸਬਿ ਮਤਲਬ ਉਨਿ ਕਹਯੋ ਸੁਨਾਈ। 
ਕਰੀ ਤਰੀਫ ਸ਼ਰੀਫ ਸੁਹਾਈ' ॥ ੨੮੯॥ 


ਰਹਸੋ ਤੂਸ਼ਨੀ' ਸੁਨਿ ਪਤਿਸ਼ਾਹੂ। 

ਲਖੇ ਬਾਲ-ਗੁਰੁ ਬੇਪ੍ਰਵਾਹੂ। 

ਉਨੀ ਦਿਨੋਂ ਦਿਲੀ ਮੈ ਭਾਰੀ। 

ਬਢੀ ਬਿਸੂਚਕ' ਬਡੀ ਬਿਮਾਰੀ ॥ ੨੯੦॥ 
ਦਿਨ ਦਿਨ ਪੁਤਿ ਜਨ ਮਰਤਿ ਹਜਾਰੈਂ। 
ਪਏ ਨ ਠੱਲਾ ਭਏ ਲਚਾਰੈਂ”। 

ਸਿਖ ਦਿਲਵਾਲੀ ਦੀਨ ਅਪਾਰੇ'। 

ਆਇ ਗੁਰੂ ਢਿਗ ਜਬੈ ਪੁਕਾਰੇ ॥ ੨੯੧॥ 
ਹੋਇ ਕ੍ਰਿਪਾਲ ਗਿਰਾ ਗੁਰਿ ਗਾਈ'। 

ਜੋ ਮੁਹਿ ਪਿਥੈ ਨ ਦੁਖੈ ਕਦਾਈ। 

ਜੋਇ ਕੋਇ ਮਮ ਪਦ ਧੋਇ ਪੀਵੈ। 

ਨਾਹਿਂ ਬਿਸੂਚਕ ਤਾਂਹਿ ਰਹੀਵੈ ॥੨੯੨॥ 
ਸੁਨਿ ਇਹੁ ਬੈਨ ਐਨ' ਜਬਿ ਕੀਨਾ। 

ਲਗੇ ਲੋਗ ਬਿਨੁ ਰੋਗ ਹੁਵੀਨਾ'। 

ਖਬਰ ਜਬਰ' ਜਬਿ ਪਹੁੰਚੀ ਸ਼ਹਿਰੈਂ। 

ਧਏ ਅਏ ਜਿਮ ਪਯਾਸੇ ਡਹਰੈਂ! ॥ ੨੯੩॥ 
ਪਦ ਪਖਾਰ ਗੁਰਿ ਭਰਜੋ ਚਵੱਚਾ। 

ਜਿਨ ਪੀਓ ਥੀਓ ਬਚ ਸੱਚਾ। 

ਤਪ ਅਤਿਸਾਰ' ਗੁਹਿਣੀ? ਖਾਂਸੀ। 

ਸੂਲ ਬਿਸੂਚਕ ਬਾਇ ਚੁਰਾਸੀ' ॥੨੯੪॥ 
ਭੂਤ ਪ੍ਰੇਤ ਲਗਜੇ ਜਿਤ ਹੋਈ। 

ਗੁਰਿ ਦਰਸਨ ਤੈ ਰਹੈ ਨ ਕੋਈ। 

ਮੇਲਾ ਲਗਜੋਰ ਹੈ ਗੁਰੁ ਦ੍ਰਾਰੈ। 

ਆਮਨ ਗ੍ਰਾਮਨ ਤੈ ਭਿ ਅਪਾਰੈ' ॥੨੯੫॥ 
ਅਰਪਿ ਉਪਾਇਨ' ਗੁਰੁ ਪਾਇਨ ਪੈ?। 
ਮਨ ਭਾਯਨ ਪਾਇਨ ਜਾਇਨ ਪੈ'। 


(ਸਤਿਗੁਰਾਂ ਦੇ) (ਸ਼ਰੀਫ) ਭਲ-ਮਣਸਊ ਦੀ ਚੰਗੀ ਉਸਤਤਿ 


ਕੀਤੀ। 


'ਚੁੱਪ। 


'ਸੂਈ ਵਾਂਗ ਚੁਭਣ ਵਾਲੀ ਬੀਮਾਰੀ, ਹੈਜ਼ਾ, ਮਰੀ। 


'ਦੁੱਖੀ। 
'ਬਹੁਤੇ ਦੁਖੀ (ਹੋ ਕੇ)। 


'ਗੁਰਾਂ ਨੇ ਬਾਣੀ ਕਹੀ। 


'ਠੀਕ ਤਰ੍ਹਾਂ (ਉਵੇਂ ਹੀ)। 

'ਹੋਣ ਲੱਗ ਪਏ। 

'ਜ਼ਬਰਦਸਤ, ਭਾਰੀ, ਵੱਡੀ, ਚੰਗੀ। 

'ਜਿਵੇਂ ਤਿਹਾਏ (ਬੰਦੇ) (ਡਹਰੈਂ) ਤਲਾਅ ਵੱਲ ਨੂੰ। 


'ਦਸਤਰੋਗ। “ਸੰਗੂਹਣੀ, ਅਣਪਚੀਰੋਗ। 
ਚੁਰਾਸੀ ਤਰ੍ਹਾਂ ਦੀ ਹਵਾ ਦੇਰੋਗ। 


'ਪਿੰਡਾਂ ਤੋਂ ਭੀ ਬਹੁਤ (ਲੋਕ) ਆਉਂਦੇ ਹਨ। 
ਭੇਟਾ। “ਚਰਨਾਂ ਤੇ। 
'ਮਨ ਭਾਉਂਦੇ (ਫਲ) ਪਾ ਕੇ ਜਾਂਦੇ ਹਨ। 





874 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰੀ ਧੁੰਮ' ਸਬਿ ਦੇਸ ਮਝਾਰੈਂ। 'ਧੁੰਮ ਪੈ ਗਈ ਭਾਵ ਇਹ ਗੱਲ ਮਸ਼ਹੂਰ ਹੋ ਗਈ। 
ਪੈ ਹੈਂ ਅਰਥੀ' ਅਰਥ? ਅਪਾਰੈਂ ॥ ੨੯੬॥ 'ਮੰਗਤੇ। “ਧਨ। 

ਬੇਸ਼ੁਮਾਰ ਬਿੱਤ ਬਿਬਧਾ' ਜੋਈ। 'ਅਨੇਕ ਤਰ੍ਹਾਂ (ਦੇ ਪਦਾਰਥ)। 

ਆਇ ਲਾਇ ਗੁਰੁ ਲੰਗਰ ਸੋਈ। 

ਛਕੈਂ ਗਰੀਬ ਫਕੀਰ ਅਪਾਰੈਂ। 

ਸੁਜੱਸ ਗੁਰੂ ਕਾ ਅਧਿਕ ਬਿਥਾਰੈਂ ॥੨੯੭॥ 

ਕੀਰਤਿ ਗੁਰੁ ਕੀ ਘਰ ਘਰਿ ਝੂਲੀ। 

ਮਨੋਂ ਮਾਲਤੀ ਫੈਲੀ ਫੂਲੀ। 

ਅਜ਼ਮਤ ਬਡ ਆਰੂਜ' ਨਿਹਰ ਕੈ। 

ਪੀਰ ਫਕੀਰ ਦਬੇ ਅਰਿ ਡਰ ਕੈ ॥੨੯੮॥ 

ਬਾਦਸ਼ਾਹਿ ਸੁਨਿ ਗੁਰੁ ਜਸੁ ਭਾਰੀ। 

ਦਰਸ ਦਰਸਜੋ ਚਾਹਿਂ ਅਪਾਰੀ। 

ਗੁਰੂ ਨ ਦਰਸ਼ਨ ਦੈਨੋ ਚੈਹੈਂ। 

ਯਾਂ ਹਿਤ ਨਿਤ ਇਕਾਂਤ ਬਿਰਰੈਹੈਂ ॥ ੨੯੯ ॥ 

ਦੋਹਰਾ: 

ਪਟਰਾਨੀ ਜੈ ਸਿੰਘ ਕੀ, 

ਸੁਨਿ ਗੁਰੁ ਕਾ ਜਸ ਭਾਰ। 

ਕਰਿ ਗਿਨਤੀ ਬਿਨਤੀ ਕਰੀ, 

ਨ੍ਰਿਪ ਪੈ ਹਿਤ ਦਰਸਾਰ ॥ ੩੦੦॥ 

ਚੌਪਈ: 

ਪੁੱਤ] ਕਾਮਨਾ ਮਨ ਮੈਂ ਧਰਿ ਕੈ। 

ਚਾਹਿਤ ਪਗ ਪਰਸੇ ਗੁਰੁ ਬਰ ਕੈ'। ਸ੍ਰੇਸ਼ਟ ਗੁਰਾਂ ਦੇ। (ਅ) ਗੁਰਾਂ ਤੋਂ ਵਰ ਲੈਣ ਵਾਸਤੇ। 
ਭੂਪਤਿ ਕੋ ਗੁਰੁ ਪਾਸ ਪਠਾਯੋ। 

ਆਇ ਨ੍ਿਪ ਗੁਰੁ ਪਗ ਲਪਟਾਯੋ ॥੩੨੦੧॥ 

ਹੇ ਪੁਭੁ ਦਯਾ ਦਾਸ ਪਰ ਕੀਜੈ। 

ਅੰਤਹਿ ਪੁਰ' ਪਾਵਨ ਮਮ ਕੀਜੈ। 'ਰਣਵਾਸ, ਰਾਣੀਆਂ ਦੇ ਰਹਿਣ ਦਾ ਮਹੱਲ। 
ਕਹਿ ਮਸੰਦ ਗੁਰਬਖਸ਼ ਪਾਸ ਤੈ। 

ਕਰੋ ਗੁਰੂ ਜੀ ਦਯਾ ਦਾਸ ਤੈ ॥ ੩੦੨॥ 

ਮਾਤਾ ਜੀ ਤੈ ਭੀ ਕਹਲਾਯੋ। 

ਮਾਨ ਭਲੈਂ ਗੁਰੁ ਚਲੈਂ ਅਲਾਯੋ'। 'ਭਲੀ ਤਰ੍ਹਾਂ ਮੰਨ ਕੇ ਗੁਰਾਂ ਨੇ ਕਿਹਾ ਚੱਲਾਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 875 


ਕਰਿ ਬੰਦਨ ਮੁਦ ਹੂ ਨ੍ਰਿਪ ਗਯੋ। 
ਰਾਨੀ ਪੁਤਿ ਸਬਿ ਭੇਦ ਅਲਯੋ ॥ ੩੦੩ ॥ 
ਪਟਰਾਨੀ ਸਬਿ ਤੀਆ ਬੁਲਾਈ। 
ਗੁਰੁ ਦਰਸ਼ਨ ਕੀ ਗਾਥ ਸੁਨਾਈ। 
ਜ਼ੇਬਰ ਜੇ ਵਰ', ਤੇਵਰ ਤੇ ਵਰ”। 


ਸਜਵਾਏ ਪੁਯੰਤਹਿ ਨੇਵਰ' ॥ ੩੦੪॥ 
ਕੰਚਨ ਪੀਢਨ ਪਰ' ਬੈਠਾਰੀ। 

ਮਨੋਂ ਪਰੀ ਗਨ ਪਾਂਤਿ' ਸਵਾਰੀ। 

ਆਪ ਲਵਾਸ ਮਲਿਨ' ਧਰਿ ਸਾਦਾ। 

ਸਬਿ ਪਾਛੇ ਥਿਰਿ ਧਰਯੋ ਇਰਾਦਾ' ॥ ੩੦੫॥ 
ਜੋ ਸਮੁੱਥ ਸੁਬੱਗ ਗੁਰੁ ਹੋਹੀਂ। 

ਤੋ ਉਛੰਗਿ' ਆ ਬੈਸਹਿੰ ਮੋਹੀ। 

ਪੁੱਤੁ ਹੋਨਿ ਬਰ ਦੈਂਹ ਸੁਨਾਏ। 

ਧਰੇ ਮਨੋਰਥ ਦਿਢ' ਇਸ ਭਾਏ ॥ ੩੦੬॥ 
ਗੁਰੁ ਕੇ ਖੇਲਨ ਹੇਤ ਖਿਲੌਨੇ। 

ਰਖੇ ਰਚੇ ਮਦਨਿ ਜਨੁ ਲੌਨੇ'। 

ਰਤਨ ਜਟਿਤ ਕੁਛ ਚਾਮੀਕਰ ਕੇ'। 

ਕੁਛ ਚਾਂਦੀ ਪੀਤਲ ਮਿਤ ਬਰ ਕੇ' ॥ ੨੦੭॥ 
ਅਪਰ ਮਿਠਾਈ ਕੇ ਬਹੁ ਬਿਧਿ ਕੇ। 

ਰਾਖੇ ਢਿਗ ਹਿਤ ਕਾਰਜ ਸਿਧਿ ਕੇ'। 

ਪੁਨ ਨ੍ਿਪ ਆਇ ਗੁਰੈਂ ਲੈ ਗਯੋ। 

ਨਗਨ ਚਰਨ ਗੁਰਿ ਸੰਗ ਸਿਧਯੋ ॥ ੩੦੮॥ 
ਸਿੰਘ-ਪੌਰ' ਨ੍ਰਿਪ ਕੇ ਜਬਿ ਗਏ। 

ਸੇਵਕ ਸਥਿ ਤਹਿਂ ਹੀ ਤਜ ਦਏ। 

ਨ੍ਰਿਪ ਕੇ ਲੋਗ ਬੰਦਨਾ ਕਰਹੀਂ। 

ਗੁਰਿ ਮੂਰਤਿ ਉਰ ਮੈਂ ਦਿਢ ਧਰਹੀਂ ॥ ੩੦੯ ॥ 
ਸੁੰਦਰ ਮੰਦਰ ਅੰਦਰ ਗਏ। 

ਚਿੱਤਰ ਬਚਿੱਤ੍ਰ ਪਵਿੱਤਰ ਕਏ'। 


'ਜਿਹੜੇ ਸ੍ਰੇਸ਼ਟ ਗਹਿਣੇ ਸਨ। ?ਉਹ ਸੇਂਸ਼ਟ ਤਿੰਨ ਤਿੰਨ 
ਕੱਪੜੇ। 

ਝਾਂਜਰਾਂ (ਪੰਜੇਬਾਂ) ਤੱਕ। (ਪੰਜੇਬ- ਪੈਰਾਂ ਦਾ ਇਕ ਗਹਿਣਾ)। 
'ਸੋਨੇ ਦੇ ਪੀੜ੍ਹਿਆਂ ਤੇ। 

'ਪੰਗਤੀ, ਕਤਾਰ। 

'ਮੈਲਾ ਪਹਿਰਾਵਾ। 

ਬੈਠ ਕੇ ਫੁਰਨਾ ਕੀਤਾ। 


ਗੋਦ ਵਿੱਚ। 

ਪੱਕੇ। 

ਜਾਣੋਂ ਕਾਮਦੇਵ ਨੇ ਸੁੰਦਰ ਬਣਾ ਕੇ ਰੱਖੇ ਹਨ। 
'ਸੋਨੇ ਦੇ। 

ਚੰਗੀ ਮਿੱਟੀ ਦੇ। 


।ਕਾਰਜ ਦੀ ਸਫਲਤਾ ਵਾਸਤੇ। 


(ਜਿਸ ਵਿੱਚ) ਅਨੇਕ ਤਰ੍ਹਾਂ ਦੀਆਂ ਪਵਿੱਤ੍ਰ ਤਸਵੀਰਾਂ 
ਬਣਾਈਆਂ ਹੋਈਆਂ ਸਨ। 





876 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਸਦ' ਉਤੰਗ? ਬਿਪਲ” ਮਨਿ ਮੋਹੈਂ। 'ਉੱਜਲ, ਚਿੱਟੇ। “ਉੱਚੇ। “ਬਹੁਤੇ। 

ਮਨੋ ਸਰਦ ਰੁਤਿ ਕੇ ਘਨ ਸੋਹੈ ॥ ੩੧੦॥ 

ਕਰਤਿ ਸਪਰਧਾ ਅਟੈਂ ਘਟੈਂ ਕੀ'। 'ਅਟਾਰੀਆਂ (ਬੱਦਲਾਂ ਦੀਆਂ) ਘਟਾਂ ਨਾਲ ਈਰਖਾ ਕਰਦੀਆਂ 
ਹਨ ਭਾਵ ਬਹੁਤ ਉੱਚੀਆਂ ਹਨ। 

ਕਲਸਨ ਚਮਕਨ ਕਟੈਂ ਛਟੈਂ ਕੀ'। 'ਕਲਸਾਂ ਦੀ ਚਮਕ ਬਿਜਲੀ ਦੀ ਚਮਕ ਨੂੰ ਕਟਦੀ ਹੈ। 

ਤਨਯੋ ਚੰਦੋਆ ਮੰਦਰ ਅੰਦਰ। 

ਜਾਂਹਿ ਦੇਖਿ ਸ਼ਰਮਾਤ ਪੁਰੰਦਰ' ॥ ੩੧੧॥ 'ਇੰਦਰ। 

ਚੌਂਕੀ ਚੰਦਨ ਬਾਵਨ ਕੇਰੀ। 

ਬਿਛੀ ਗੁਰੂ ਹਿਤ ਬਿਸਦ ਉਚੇਰੀ। 

ਥਿਰੀ ਤਹਾਂ ਸਥਿ ਨਾਰਿ ਸਚੀ ਸੀ'। 'ਸੱਚੀ (ਇੰਦੂ ਦੀ ਇਸਤ੍ਰੀ) ਵਰਗੀਆਂ। 

ਰਮਾ' ਉਮਾ?” ਰੰਭਾ” ਸੁਰਤੀ ਸੀ'' ॥ ੩੧੨॥ 'ਲੱਛਮੀ (ਵਿਸ਼ਨੂੰ ਦੀ ਇਸਤ੍ਰੀ)। “ਪਾਰਬਤੀ (ਸ਼ਿਵ ਦੀ 
ਇਸਤ੍ਰੀ)। 'ਸੁਰਗ ਦੀ ਇਕ ਅਪੱਛਰਾ। ''ਕਾਮਦੇਵ ਦੀ 
ਇਸਤ੍ਰੀ ਵਰਗੀਆਂ। 

ਸਸਿ ਬਦਨੀ' ਸਬਿ ਪੰਕਜ ਨੈਨੀ”। ਚੰਦ ਵਰਗੇ ਮੁਖਾਂ ਵਾਲੀਆਂ। “ਕੰਵਲ ਵਰਗੇ ਨੇਤ੍ਰਾਂ ਵਾਲੀਆਂ। 

ਕੀਰ ਨਾਸਕਾ' ਕੋਕਲ-ਬੈਨੀ”। 'ਤੋਤੇ ਵਰਗੀਆਂ ਨਾਸਾਂ ਵਾਲੀਆਂ। ਕੋਇਲ (ਵਰਗੇ ਮਿੱਠੇ) 
ਬਚਨਾਂ ਵਾਲੀਆਂ। 

ਬਸਤ੍ਰ ਬਰਨ ਬਰਨ ਕੇ' ਪਹਿਰੇ। 'ਰੰਗਾਂਰੰਗਾਂ ਦੇ। 

ਤਰਨ' ਛਬੀਲੀ? ਸੁੰਦੀ ਗਹਿਰੇ” ॥ ੩੧੩ ॥ 'ਨੌਜਵਾਨ। “ਛਬਿ ਵਾਲੀਆਂ। 'ਬਹੁਤੀਆਂ ਸੁੰਦਰ। 

ਨੈਕ ਚਿਤੈਂ ਕਰਿ ਡਾਰਤਿ ਕਹਿਰੈ”। 'ਥੋੜਾ ਜਿਹਾ ਦੇਖ ਕੇ ਮੁਸੀਬਤ ਸੁੱਟ ਦੇਂਦੀਆਂ ਹਨ। 

ਮਨੋ ਮਦਨ ਨਿਧਿ ਕੀ ਸੁਠ ਲਹਿਰੈ'। 'ਜਾਣੋ ਕਾਮ ਦੇ ਸਮੁੰਦਰ ਦੀਆਂ ਸੁੰਦਰ ਲਹਿਰਾਂ ਹਨ। 

ਜਿਨੈ ਹੇਰਿ ਮਨ ਮੁਨੀ ਨ ਠਹਿਰੈਂ। 

ਮੀਠੀ ਲਗਤਿ ਪੈ ਗੰਦਲ ਜ਼ਹਰੈਂ ॥ ੩੧੪॥ 

ਲੋਚਨ ਸਰ ਭੌਹੈਂ ਧਨੁ ਐਠੀ'। 'ਭੁਰਵੱਟਿਆਂ ਦੇ ਧਨੁਸ਼ਾਂ ਵਿੱਚ ਨੇਤ੍ਹਾਂ ਦੇ ਤੀਰ ਖਿੱਚੇ ਹੋਏ ਹਨ। 

ਭਰੀ ਰੂਪ ਮਦ ਪੀਢਨ ਬੈਠੀ। 

ਗੁਰਹਿਂ ਬਿਲੋਕ ਸਬਿਨਿ ਸਿਰ ਨਜਾਏ। 

ਗੁਰੁ ਰਵਿ ਪਿਖਿ ਮੁਖ ਕੰਜ ਖਿਰਾਏ ॥ ੩੧੫ ॥ 

ਬਸਨ ਬਿਭੂਖਨ ਗੁਰਿ ਤਨਿ ਸਾਜੇ। 

ਬਿਸ਼ਨ ਕਿਦੋਂ ਸਾਂਤਿ ਰਸ ਕ੍ਰਾਜੇ'। 'ਸਜ ਰਹੇ ਹਨ। 

ਸੀਸ ਸੁਮਿਲ' ਸੁਠ ਤਾਜ ਬਿਰਾਜੈ। 'ਚੰਗੀ ਤਰ੍ਹਾਂ ਮਿਲਿਆ ਹੋਇਆ। 

ਰਤਨ ਜਟਤ, ਸਸਿ ਪੂਰਨ ਲਾਜੈ' ॥ ੨੧੬॥ __'ਪੁੰਨਿਆਂ ਦਾ ਚੰਦ ਸ਼ਰਮਿੰਦਾ ਹੁੰਦਾ ਹੈ। 

ਕਚ ਮੇਚਕ ਚਿਕਨ ਘੁੰਗਰਾਰੇ'। 'ਕੇਸ ਕਾਲੇ ਚੀਕਨੇ ਤੇ ਘੁੰਗਰੂਆਂ ਵਾਲੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨੋਂ ਮੁਖਾਂਬੁਜ ਅਲਿ ਮੰਡਰਾਰੇ'। 
ਕੁੰਡਲ" ਲੋਲ ਕਪੋਲਨ ਡੋਲਨ'। 


ਜਨੁ ਸਸਿ ਪਰ ਜੁਗ ਰਵਿ ਛਬਿ ਛੋਲਨ' 
॥੩੧੭॥ 

ਮਦਨ ਧਨੁਖ ਸੀ ਤ੍ਰਿਕੁਟੀ ਬਾਂਕੀ'। 

ਚਖਨਿ ਚਿਤਨ ਸਰ ਛੈਂ ਨ ਆਕੀ'। 


ਮੰਜ ਕੰਜ ਖੰਜਨ ਸੇ ਲੋਚਨ'। 
ਦੁਸਹਿ ਦਸ਼ਾ ਦਾਸਨ ਕੀ ਮੋਚਨ' ॥ ੨੧੮ ॥ 
ਲਗੀ ਲਟਕ ਲਟ ਸਾਫ ਕਪੋਲੈ'। 


ਜਨੁ ਅਹਿ ਛੌਨੇ ਬਿਰੇ ਅਲੋਲੈਂ”। 
ਖੁਸ਼-ਨਵੀਸ ਮੁਨਸ਼ੀ ਜਨੁ ਮਦਨੈ। 
ਲਿਖਯੋ ਕਾਚ ਪਰ ਕਾਫ਼ ਸ ਛਦਨੈਂ! ॥ ੩੧੯ ॥ 


ਰਦ-ਛਦ ਬਿੱਦੂਮ ਬਿੰਬ ਪਕੈ ਸੇ'। 


ਹਸਨ ਦਸਨ ਦੁਤਿ ਦਾਮਨ ਜੈਸੇ'। 

ਗਜ ਗੌਹਰ' ਗਰਿ ਮਾਲ ਬਿਸਾਲਾ। 
ਕੰਠਾ ਕੰਨਰਤਨ ਛਬਿ ਜਾਲਾ' ॥ ੩੨੦ ॥ 
ਰਮਾ ਕੰਜ ਤੈ ਮੰਜ ਕਵਲ ਕਰ'। 

ਮਨਿ ਗਨ ਯੁਤ ਕੰਕਨ ਕਯੂਰ ਵਰ'। 
ਜਰੀ ਜਰਾਵ ਛਰੀ ਕਰ ਧਰੀ। 

ਫੂਲ ਛਰੀ ਲਘੁ ਦੁਤੀ ਸੁ ਫਰੀ ॥੨੨੧॥ 
ਦਿਪਤ ਤੇਜ ਗੁਰ ਬਾਲ ਰਵੀ ਸੇ। 

ਜਿਨ ਕੇ ਬਚਨ ਅਮੋਘ ਪਵੀ ਸੇ'। 
ਸਹਿਜ ਸੁਭਾਇ ਸਲੋਨੀ ਸੂਰਤ'। 

ਸੁੰਦਰ ਮੂਰਤਿ ਆਨੰਦ ਪੂਰਤ ॥ ੩੨੨ ॥ 
ਪਿਖਿ ਸਬਿ ਕੇ ਮਨ ਮੋਹਿਤ ਹੋਏ। 

ਮਨੋਂ ਚਕੋਰੀ ਸਸਿ ਦਿਸ ਜੋਏ। 


877 


'ਜਾਣੋ ਮੁਖ ਰੂਪ ਕੰਵਲ ਤੇ ਭੌਰੇ ਘੁੰਮ ਰਹੇ ਹਨ। 

'ਕੁੰਡਲ ਚੰਚਲ ਹੋ ਕੇ ਗਲ੍ਹਾਂ ਤੇ (ਐਉੱ) ਹਿਲਦੇ ਹਨ। “ਦੇਖੋ 
ਬਿਸ੍ਹਾਮ ੨੮ ਦੇ ਅੰਕ ੨੪ ਦੇ " ਨਿਸ਼ਾਨ ਦੀ ਪੈਰ ਟਿੱਪਣੀ। 
'ਜਾਣੋਂ ਚੰਦ ਤੇ ਦੋ ਸੂਰਜ ਸੋਭਾ ਛੱਡ ਰਹੇ ਹਨ। 


'ਭੂਵੱਟੇ ਕਾਮ ਦੇ ਧਨੁਖ ਵਰਗੇ ਟੇਢੇ ਹਨ। 

'ਨੇਤ੍ਰਾਂ ਦੇ ਕਟਾਖ੍ਹ (ਝਾਕਣ) ਰੂਪ ਤੀਰਾਂ ਨੂੰ (ਜਦੋਂ) ਛੱਡਦੇ ਹਨ 
(ਕੋਈ ਵੀ) ਆਕੀ ਨਹੀਂ (ਰਹਿੰਦਾ)। 

'ਉੱਜਲ ਕੰਵਲ ਤੇ ਮਮੋਲੇ ਵਰਗੇ ਨੇਤਰ ਹਨ। 

'ਦਾਸਾਂ ਦੀ ਦੁਖਦਾਈ ਹਾਲਤ ਨੂੰ ਕੱਟਣ ਵਾਲੇ ਹਨ। 

'ਸਾਫ਼ ਗਲ੍ਹਾਂ ਨਾਲ ਲਗੀ ਹੋਈ ਕੇਸਾਂ ਦੀ ਲਟ ਲਟਕ (ਰਹੀ 
ਹੈ)। 

ਗਲ ਦਲ 


'ਜਾਣੌ ਚੰਗੇ ਲਿਖਾਰੀ ਕਾਮਦੇਵ ਰੂਪ ਮੁਨਸ਼ੀ ਨੇ ਕੱਚ ਉੱਪਰ 
(ਅਰਬੀ ਦਾ) ਕਾਫ਼ ਅੱਖਰ ਛੱਦ (ਅਧਿਕ) ਦੇ ਸਹਿਤ 
ਲਿਖਿਆ ਹੈ। 

'ਬੁੱਲ੍ਹ ਮੂੰਗੇ ਤੇ ਬਿੰਬ ਦੇ ਪੱਕੇ ਫਲਾਂ ਵਰਗੇ ਹਨ। (ਰਦ=ਦੰਦਾਂ 
ਦਾ ਛੱਦ-ਪੜਦਾ ਭਾਵ ਬੁੱਲ੍ਹ। ) 

'ਹੱਸਣ ਸਮੇਂ ਦੰਦਾਂ ਦੀ ਸ਼ੋਭਾ ਬਿਜਲੀ ਵਰਗੀ ਹੈ। 
ਹਾਥੀਆਂ ਦੇ ਮੋਤੀਆਂ ਦੀ। 

'ਗਲ ਵਿੱਚ ਬਹੁਤੀ ਸੋਭਾ ਵਾਲਾਰਤਨਾਂ ਦਾ ਕੰਠਾ ਹੈ। 

ਹੱਥਾਂ ਰੂਪ ਕੰਵਲ, ਲਛਮੀ ਤੇ ਕੰਵਲ ਤੋ' ਵੀ ਉੱਜਲ ਹਨ। 
'ਬਹੁਤੀਆਂ ਮਣੀਆਂ ਸਹਿਤ ਕੜੇ ਤੇ ਬਾਜ਼ੂਬੰਦ ਹਨ। 


'ਬੱਜ੍ ਵਾਂਗ ਅਚੁੱਕ ਹਨ। (ਪਵਿ-ਬੱਜ੍।) 
'ਸ਼ਾਂਤ ਸੁਭਾਵ ਤੇ ਸੁੰਦਰ ਸ਼ਕਲ (ਵਾਲੇ ਹਨ)। 





878 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨ੍ਰਿਪ ਸੰਗਿ ਗੁਰੁ ਬਾਤ ਕਰੰਤੇ। 

ਮੰਦ ਮੰਦ ਮੁਸਕਾਤ ਸੁਹੰਤੇ ॥ ੩੨੨ ॥ 

ਫੂਲ ਛਰੀ ਕੋ ਚਪਲ ਕਰੰਤੇ'। 

ਇਤ ਉਤ ਮੰਦਰ ਕੋ ਦਰਸੰਤੇ। 

ਬੈਠੀ ਜਹਾਂ ਨਿੰਮੁ ਸਬਿ ਤੀਆ। 

ਗੁਰੁ ਦਰਸ਼ਨ ਅੰਮ੍ਰਿਤ ਚਹਿੰ ਪੀਆ ॥ ੩੨੪॥ 

ਤਬੈ ਗੁਰੂ ਫੁਲ ਛਰੀ ਉਨੈ ਕੈ। 

ਏਕ ਏਕ ਕੇ ਸੀਸ ਛੇ ਕੈ। 

ਨਹਿਂ ਪਟਰਾਨੀ ਨਹਿਂ ਪਟਰਾਨੀ। 

ਬੋਲਤਿ ਗਏ ਮੁਖੋਂ ਇਹੁ ਬਾਨੀ ॥ ੩੨੫ ॥ 

ਭੌਨ ਕੌਨ ਮੈਂ” ਜਹਿਂ ਪਟਰਾਨੀ। 'ਘਰ ਦੇ (ਇਕ) ਕੋਨੇ (ਖੂੰਜੇ) ਵਿੱਚ। 
ਆਸਨ ਹੀਨ ਆਸ ਗੁਰਿ ਠਾਂਨੀ'। 'ਕਰਕੇ। 
ਬੈਠੀ ਥੀ ਤਹਿੰ ਜਾਇ ਬਿਰਾਏ'। 'ਖੜੇ ਹੋ ਗਏ। 
ਬੈਠਿ ਗੋਦ ਮੈਂ ਬੈਨ ਅਲਾਏ ॥ ੩੨੬॥ 
ਮਹਾਰਾਜ ਕੀ ਤੂੰ ਪਟਰਾਨੀ। 

ਬੇਸ ਕਪਟ ਧਰਿ ਕਹਾਂ ਬਿਰਾਨੀ'। 'ਛ਼ਲ ਦਾ ਵੇਸ ਧਾਰ ਕੇ ਤੂੰ ਕਿੱਥੇ ਬੈਠੀ ਹੈ'। 
ਪੇਖਿ ਨ੍ਰਿਪ ਰਾਨੀ ਬਿਸਮਾਏ। 

ਦੰਪਤਿ' ਗੁਰ ਕੇ ਪਗ ਲਪਟਾਏ ॥ ੩੨੭ ॥ 'ਇਸਤ੍ਰੀ-ਪਤੀ। 
ਸ਼ਕਤਿ ਵੰਤ ਭਗਵੰਤ ਸਰੂਪੰ। 

ਬਾਲਕ ਬਯ' ਅਤਿ ਲਖੇ ਅਨੂਪੰ। 'ਉਮਰ। 

ਭੇਟ ਖਲੌਨੇ ਲੌਨੇ' ਦਏ। 'ਸੂੰਦਰ। 
ਜਿਨੈ ਹੇਰਿ ਗੁਰੁ ਅਤਿ ਮੁਦ ਭਏ ॥ ੩੨੮ ॥ 
ਬਿਬਿਧਾ ਫਲ ਮੇਵਾ ਮਿਠਿਆਈ। 

ਧਰੇ ਸੁ ਪ੍ਰੇਮ ਗੁਰੂ ਅਗਵਾਈ। 

ਬੱਦੀ ਫਲ' ਦੋ ਤ੍ਰੈ ਗੁਰੁ ਖਾਏ। 

ਇਕ ਪਟਰਾਨੀ ਪੁਤਿ ਦੈ ਗਾਏ ॥ ੩੨੯ ॥ 

ਇਹੁ ਫਲ ਛਕਿ ਤੁਮਰੇ ਸੁਤ ਹ੍ਹ ਹੈ। 

ਬਲੀ ਬਹਾਦਰ ਜਗ ਬਿਦਤੈ ਹੈ। 

ਇਹੁ ਗੁਰੁ ਤੈ ਬਰ ਸੁਨਿ ਨਿਰਿਪ ਰਾਂਨੀ। 

ਭਏ ਮੋਦ ਪ੍ਰਮੋਦ ਮਹਾਂਨੀ ॥ ੩੩੦ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਨ ਨਿਛਾਵਰ' ਭੇਟ ਅਪਾਰੈਂ। 

ਹਰਿ ਬਪੁ ਲਖਿ' ਗੁਰੁ ਪਰ ਬਲਿਹਾਰੈਂ। 
ਪੁਨ ਨ੍ਰਿਪ ਗੁਰੁ ਕੀ ਆਗਜਾ ਲੈ ਕੈ। 
ਪਾਵਨ ਪਾਦ ਪਖਾਰਨ ਕੈ ਕੈ' ॥੨੩੧॥ 
ਅਚਜੋ' ਆਪ ਪੁਨ ਸੀਸ ਚਢਾਯੋ। 

ਪੁਨ ਪਟਰਾਂਨੀ ਪਿਯਿ' ਮੁਦ ਪਾਯੋ। 
ਫਿਰ ਸਬਿ ਹੀ ਰਣਵਾਸਹਿ' ਪੀਓ। 
ਸਤਿ ਨਾਮੁ ਪੁਨ ਮੰਤਰ ਲੀਓ ॥ ੩੩੨ ॥ 
ਨ੍ਰਿਪ ਸਿੱਖ ਹੂ ਬਹੁ ਭੇਟ ਜ੍ਰਾਹਰ। 

ਕਰੀ, ਜੋਤਿ ਜਗਮਗ' ਜਿਹ ਜ਼ਾਹਰ। 
ਕ੍ਰਿਤ ਕ੍ਰਿਤ ਭਯੋ' ਸਬਿਨਿ ਮਨ ਪੀਨੋ?। 
ਗੁਰੁ ਕੋ ਬਿਸ਼ਨ ਰੂਪ' ਦਿਢ ਚੀਨੋ ॥ ੩੩੩ ॥ 
ਪੁਨ ਪ੍ਰਸ਼ਾਦ ਗੁਰੁ ਕੋ ਅਚਵਾਯੋ'। 

ਲੈ ਕਰਿ ਸੀਤ' ਸਬਿਨਿ ਪੁਭ ਪਾਯੋ। 
ਹਾਥ ਪਖਾਰਿ ਇਲਾ ਲੈ ਪਾਨੈਂ”। 


ਬਿਦਾ ਹੋਇ ਆਏ ਨਿਜ ਥਾਨੈਂ ॥੩੩੪॥ 
ਪੁਨ ਨਿਜ ਸੇਵਕ ਨ੍ਰਿਪ ਹਕਾਰੇ'। 

ਜ਼ੇਵਰ ਜ਼ਾਹਰ ਅਰ ਦੀਨਾਰੇ'। 

ਪਸ਼ਮੰਬਰ ਪਾਟੰਬਰ ਜੇਤੇ। 

ਗੁਰੁ ਡੇਰੇ ਪਹੁੰਚਾਏ ਤੇਤੇ ॥ ੩੩੫ ॥ 

ਲੈ ਖਜ਼ਾਨਚੀ ਅੰਦਰ ਧਰੇ। 

ਮਾਤਾ ਪਾਸ ਦਿਖਾਵਨ ਕਰੇ। 

ਖਟੁ ਰਿੱਤੁ' ਸੁਖਦ ਸਦਨ ਕੇ ਮਾਂਹੀ। 
ਸਿਹਜਾ ਸੀਰ ਫੇਨੁ ਸੀ ਆਹੀ' ॥ ੩੩੬॥ 
ਉਪਧਾਨੇ' ਮਖਮਲ ਬਹੁਧਾਏ”। 

ਗੁਰੂ ਬਿਰਾਜੇ ਤਾਂ ਪਰ ਜਾਏ। 

ਧੰਨ ਗੁਰੂ ਸਾਹਿਬ ਅਜ਼ਮਤ ਕੇ। 


ਰੱਖਕ ਹੋਹਿ ਗਜਾਨ ਹਰਿ ਮਤਿ ਕੇ' ॥ ੩੨੭॥ 


ਦਿਹਚਾ. 


'ਵਾਰਨਾ ਕੀਤੀਆਂ। 
'ਹਰੀ ਸਰੂਪ ਜਾਣ ਕੇ। 


'ਪਵਿੱਤ੍ਰ ਚਰਨ ਧੋ ਕੇ। 

'ਛਕਿਆ, ਪੀਤਾ। 

'ਪੀ ਕੇ, ਛਕ ਕੇ। 

'ਮਹਿਲਾਂ ਦੇ ਅੰਦਰ ਰਹਿਣ ਵਾਲਿਆਂ ਨੇ। 


'ਪ੍ਰਕਾਸ਼ (ਕਰ ਰਹੀ ਹੈ)। 
'ਸਫਲ ਹੋ ਗਿਆ ਹੈ। “ਬਹੁਤਾ। 
ਪਰਮੇਸ਼ਰ ਰੂਪ। 

'ਛਕਾਇਆ। 

'ਸੀਤ ਪੁਸ਼ਾਦ। 


879 


ਹੱਥ ਧੋ ਕੇ ਤੇ ਛੋਟੀਆਂ ਇਲਾਇਚੀਆਂ (ਪਾਨੈਂ) ਹੱਥਾਂ 'ਚ ਲੈ 


ਕੇ। 


'ਛਿਆਂਰੁੱਤਾਂ ਵਿੱਚ। 
ਦੁੱਧ ਦੀ ਝੱਗ ਵਰਗੀ (ਚਿੱਟੀ) ਹੈ। 
'ਸਰਹਾਣੇ। “ਬਹੁਤ ਤਰ੍ਹਾਂ ਦੇ। 


'(ਕਵੀ) ਗਿਆਨ ਸਿੰਘ ਦੀ ਬੁੱਧੀ ਦੇ ਵੀਰਾਖੇ ਹੋਣਗੇ। 





880 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਤ ਪਟਰਾਨੀ ਸਿਦਕ ਧਰਿ, 
ਛਕਜੋ ਜੁ ਗੁਰਿ ਫਲ ਦੀਨ। 

ਗਰਭ ਧਰਯੋ ਤਿਨਿ ਉਸੀ ਦਿਨ, 
ਜਨਮਮੋ ਪੁੱਤ ਪੁਬੀਨ ॥ ੩੩੮ ॥ 
ਸ਼ੰਕਰ ਛੰਦ: 

ਨ੍ਰਿਪ ਗਯੋ ਜੈ ਸਿੰਘ ਸ਼ਾਹਿ ਧੈ, 
ਤਹਿਂ ਚਲੀ ਗੁਰੁ ਕੀ ਗਾਥ। 

ਸਭਿ ਕਰਨ ਮਹਿਮਾ ਲਗੇ ਗੁਰੁ ਕੀ, 
ਸਭਾਸਦ' ਮੁਦ ਸਾਥ। 

ਗੁਰੁ ਕਟੇ ਸੰਕਟ ਬਿਕਟ' ਕੋਟਕਿ, 
ਜਨੋ ਕੇ ਪੁਸਿੱਧ। 

ਦੈ ਦਰਸ ਵਾਰਿ ਪਖਾਰਿ ਪਦ', 
ਇਹੁ ਪਿਖੀ ਅਜ਼ਮਤ ਬ੍ਰਿੱਧ ॥ ੩੩੯ ॥ 
ਭਏ ਪੀਰ ਅਪਾਰ। 

ਜੇ ਗੁਰ ਬਿਸੂਚਕ' ਨਾਹਿ ਹਰਤੇ, 
ਹੁਤੋ ਸ਼ਹਿਰ ਉਜਾਰ। 

ਪੁਨ ਨ੍ਰਿਪ ਭੀ ਨਿਜ ਧਾਮ ਕੀ, 
ਸਭਿ ਗਾਥ ਸਾਥ ਬਿਥਾਰ। 

ਗੁਰੁ ਉਸਤਤੀ ਯੁਤ ਸ਼ਾਹਿ ਕੇ ਢਿਗ, 
ਕਹੀ ਮਨਿ ਮੁਦ ਧਾਰਿ ॥੩੪੦॥ 
ਉਮਰਾਵ ਖਾਨ ਅਮੀਰ ਸੁਨਿ ਸਭਿ, 
ਲਗੇ ਗੁਰੁ ਜਸੁ ਕੈਨ'। 
ਪਾਤਿਸਾਹਿ ਭੀ ਖੁਸ਼ ਹੋਇ ਤਬਿ, 
ਇਮ ਕਹਿਤ ਭੌ ਖੁਦ ਐਨ'। 

ਇਕ ਅੰਸ਼ ਗੁਰੁ', ਪੁਨ ਬਿਰਯੋ ਗਾਦੀ, 
ਗੁਰੂ ਨਾਨਕ ਕੇਰ। 

ਕਯੋਂ ਹੈਂ ਨ ਸ਼ਕਤਿ ਬਧੇਰ ॥੩੪੧॥ 
ਸੁਨਿ ਸ਼ਾਹਿ ਤੈ ਇਮ ਸਭਾਸਦ ਸਭਿ, 


'ਦਰਬਾਰੀ। 
'ਨਾ ਕੱਟੇ ਜਾਣ ਵਾਲੇ। 


'ਚਰਨ ਧੋ ਕੇ ਪਾਣੀ ਦੇ ਕੇ। 


'ਕਰਣ ਲੱਗੇ। (ਅ) ਕਹਿਣ ਲੱਗੇ। 


'ਚੰਗੀ ਤਰ੍ਹਾਂ ਆਪ ਕਹਿਣ ਲੱਗਾ। 
'ਇਕ ਤਾਂ ਗੁਰਾਂ ਦੀ ਉਲਾਦ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਗੇ ਗੁਰੁ ਜਸ ਗਾਨ। 

ਜਸ ਹੋਇ ਰਾਜਾ ਸਭਾ ਤਸ, 

ਇਹੁ ਬਾਤ ਬਿਦਿਤ ਜਹਾਨ। 

ਰਾਮਰਾਇ ਭਿ ਖਾਸ'। ।ਆਪ। 

ਸੁਨਿ ਸੁਜੱਸ ਗੁਰੁ ਕਾ ਜਰਯੋ ਮਨ ਮੈਂ, 

ਧਾਰਿ ਮਤਸਰ ਤ੍ਰਾਸ' ॥੩੪੨॥ 'ਈਰਖਾ ਤੇ ਡਰ ਧਾਰ ਕੇ। 
ਇਮ ਕਹਿਤ ਭੌ ਕਯਾ ਕਰਤਿ ਮਹਿਮਾਂ, 

ਗੁਰੂ ਬਾਲਕ ਕੇਰ। 

ਹੈ ਸੀਤਲਾ' ਕਾ ਮਾਲ ਸੋਈ, 'ਚੀਚਕ (ਮਾਤਾ) ਰੋਗ। 
ਖਾਇ ਅਬਿ ਲਿਹੁ ਹੇਰ। 

ਇਹੁ ਬਾਤ ਅਤਿ ਅਨੀਤ ਕੀ', 'ਬਹੁਤ ਜ਼ੁਲਮ ਦੀ। 
ਸੁਨਿ ਰੰਜ ਮਾਨਯੋ ਸ਼ਾਹਿ। 

ਬਹੁ ਸਭਾਸਦ ਜੈ ਸਿੰਘ ਲੌ, 

ਰਿਸ ਝਿੜਕਤੇ ਪੈ ਤਾਹਿ ॥੩੪੨॥ 


ਗੁਰੁ ਨਿਰਬਿਕਾਰੀ ਬਾਲ ਬੈ' ਪਰ, 


ਬੁਰਾ ਕੀਨੋ ਗੋਰ' ॥ ੩੪੪ ॥ 
ਉਨਿ ਨੈਨ ਨੀਚੇ ਕਰੇ ਉਤ, 

ਇਤ ਗੁਰੂ ਸੁਨਿ ਇਹੁ ਬਾਤ। 
ਨਿਜ ਸਭਾ ਮਾਹਿ ਸੁਭਾਇ ਕੈ, 
ਗੁਰੂ ਕਹਯੋ ਐਸ ਬਖਯਾਤ। 

ਹਮ ਬਾਕ ਪੂਰਾ ਕਰੈਂਗੇ, 

ਨਿਜ ਭੂੁਾਤ ਕਾ ਬਿਨ ਦੇਰ। 

ਪਰ ਨਾਹਿੰ ਗਾਦੀ ਤਾਹਿ ਮਿਲ ਹੈ, 


881 





882 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਹਿੰ ਹੇਤ ਬਖੇਰ' ॥ ੩੪੫ ॥ 'ਜਿਸ ਵਾਸਤੇ ਝਗੜਾ (ਕਰਦਾ ਹੈ)। 
ਜੋ ਲਾਗ ਆਗ ਸੁ ਰਹੀ ਤਿਸ ਕੋ, 

ਲਾਗ ਕੀ' ਬਡ ਯਾਹਿ। 'ਦੁਸ਼ਮਣੀ ਦੀ। 

ਸਦਾ ਉਰ ਸੁਲਗਾਹਿ'। ਹਿਰਦਾ ਧੁਖਦਾ ਰਹੇਗਾ। 

ਨਹਿਂ ਹੋਇ ਸੰਤਤਿ' ਸੂਖ ਕਬਿ ਹੀ, 'ਉਲਾਦ। 
ਬਯਾਹਿ ਕਰਤਿ ਥਕਾਇ। 

ਫਿਰ ਅੰਤ ਜੀਵਤਿ ਜਾਹਿ ਜਾਰਯੋ', ਜਿਉਂਦਾ ਹੀ ਸਾੜਿਆ ਜਾਵੇਗਾ। 
ਭੂਤ ਹੋਇ ਰਹਾਇ ॥ ੩੪੬ ॥ 

ਜੁਗ ਬੀਰ ਕੇ ਚਲ ਤੀਰ ਗੇ ਭਲ', 'ਦੋਹਾਂ ਭਰਾਵਾਂ ਦੇ ਭਲੀ ਪੁਕਾਰ ਬਚਨਾਂ ਰੂਪ ਤੀਰ ਚਲ ਗਏ। 
ਚੀਰਿ ਪਾਰਿ ਬਖਯਾਤ। 

ਜਿਮ ਗਾਮ ਨਾਮ ਘੁੜਾਮ ਮੈਂ, 

ਜੁਗ ਭਏ ਫੱਕਰ ਭ੍ਰਾਤ। 

ਇਕ ਨੈ ਲਗਾਯੋ ਤਾਲ ਪੱਕਾ, 

ਦੁਤੀ ਲਾਯੋ ਬਾਗ। 

ਇਕ ਕਹਸੋ ਪਾਨੀ ਨਾਹਿ ਰੈਹੈ, 

ਇਕ ਕਹਯੋ ਫਲ ਨਹਿ ਲਾਗਿ ॥੩੪੭॥ 

ਜਯੋਂ ਕਹਯੋ ਉਨ ਪੁਨ ਭਯੋ ਤੈਸੇ, 

ਪਿਖਤਿ ਸਬਿ ਅਬਿ ਠੀਕ। 

ਤਰੁ ਹੀਨ ਫਰ' ਸਬਿ ਬਾਗ ਮੈਂ ਹੈਂ, 'ਦਰੱਖ਼ਤ ਫ਼ਲਾਂ ਤੋਂ ਬਿਨਾਂ। 
ਬਿਨਾ ਜਲ ਸਰ ਨੀਕ'। ਚੰਗਾ ਤਾਲ (ਸਰੋਵਰ)। 

ਜੋ ਸੰਤ ਸਹਿਜ ਸੁਭਾਇ ਕਹਿ ਹੈ, 

ਸੋ ਭਵੈ ਪਾਹਨ ਲੀਕ'। 'ਉਹ ਪੱਥਰ ਤੇ ਲੀਕ ਭਾਵ ਪੱਕਾ ਹੋ ਜਾਂਦਾ ਹੈ। 
ਫਿਰ ਸਾਪ ਬਰ' ਗੁਰੁ ਸੁਤਨ ਕਾ, ਸਰਾਪ ਤੇ ਵਰ। 

ਕਹੁ ਕਿਮ ਨ ਹੋਇ ਅਲੀਕ' ॥ ੩੪੮ ॥ 'ਅਮਿੱਟ। 

ਇਤ ਸਭਾ ਮੈਂ ਜੋ ਸੁਨਯੋ ਥਾ ਜਸ, 

ਗੁਰੂ ਕਾ ਬਹੁ ਸ਼ਾਹਿ। 

ਬਡ ਸ਼ੌਕ ਜਾਗਯੋ ਦਰਸਬੇ ਕੋ, 

ਕਹਸੋ ਨ੍ਰਿਪ ਕੋ ਯਾਹਿ। 

ਜੈ ਸਿੰਘ ਸਵਾਈ ਤੁਮ ਸਯਾਨੇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 883 


ਹਿਤੂ ਮਮ ਗੁਰੁ ਕੇਰ। 

ਜਿਮ ਮੌਦ ਹੂੰ ਗੁਰੁ ਦਰਸ ਦੇਵੈਂ, 

ਕਰੋ ਸੋਇ ਅਛੇਰ' ॥ ੨੪੯ ॥ 

ਮੈਂ ਜਤਨ ਕਰਿਹੋਂ ਭੂਰ'। 

ਤੁਮ ਭੀ ਮਨਾਵੋਂ ਸਾਫ ਮਨ ਸੈਂ, 
ਦੈਂਹ ਆਸਾ ਪੂਰ। 
ਸ਼ਾਹਿ ਲੈ ਤਿਹ ਗੋਦ। 

ਇਮ ਕਹਜੋ ਤੁਮ ਜੁਗ ਉਮਰ ਸਮ ਹੋ', 
ਮਿਲੋ ਜਾਹੁ ਸਮੋਦ' ॥ ੩੫੦॥ 

ਲੈ ਭੇਟ ਜ੍ਰਾਹਰ ਏਕ ਕਿਸ਼ਤੀ', 


ਦੁਤੀ ਭਰਿ ਦੀਨਾਰਿ'। 
ਮਮ ਓਰ ਤੈ' ਤੁਮ ਜੋਰਿ ਕਰ, 


ਮਨਵਾਈਓ ਦਰਸਾਰ। 
ਮੁਲਾਕਾਤ ਨ ਕਰੈਂ ਤੌ ਨਿਜ, 
ਸ਼ਬਦ ਦੈਂਹ ਲਿਖਾਇ। 

ਨ੍ਰਿਪ ਸੰਗ ਪਹੁੰਚਜੋ ਆਇ ॥ ੩੫੧॥ 
ਗੁਰਿ ਪਾਇ ਸਾਰ' ਤਿਆਰ ਹ੍ਹ, 
ਮਧ ਥਿਰੇ ਆਂਨ ਦਿਵਾਨ। 

ਸਬਿ ਸਭਾਸਦ' ਮਾਸੰਦ ਬੈਠੇ, 
ਨੌਰ ਨਿਜ ਨਿਜ ਆਨ। 

ਕੀਨ ਆਇ ਸਲਾਮ। 

ਧਰਿ ਭੇਟ ਆਗੈ ਸ਼ਾਹਿ ਦਿਸ ਤੈ, 
ਕਰੀ ਅਰਜ਼ ਲਲਾਮ' ॥ ੩੫੨ ॥ 
ਜੋ ਸੰਗ ਕਾਜ਼ੀ ਮੋਲਵੀ ਥੇ, 

ਮਜ਼ਬ ਚਰਚਾ ਕੀਨ। 


'ਤੁਸੀਂ ਦੋਵੇਂ ਇੱਕੋ ਜਿਹੀ ਉਮਰ ਦੇ ਹੋ। 

'ਅਨੰਦ ਸਹਿਤ। 

'ਕਿਸ਼ਤੀ ਦੀ ਸ਼ਕਲ ਦਾ ਇਕ ਥਾਲ ਜਿਸ ਵਿੱਚੋਂ ਢੋਏ ਆਦਿ 
ਦੀਆਂ ਚੀਜ਼ਾਂਰੱਖ ਕੇ ਪੇਸ਼ ਕਰੀਦੀਆਂ ਹਨ। 

ਮੋਹਰਾਂ ਦੀ। 

ਮੇਰੀ ਤਰਫੋਂ। 





884 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਦਏ ਉੱਤਰ ਐਸ ਜੋ, 

ਸੁਨਿ ਮੋਦ ਹੋਏ ਪੀਨ' ॥ ੩੫੩ ॥ 

ਦੋਹਰਾ: 

ਕਹਯੋ ਗੁਰੁ ਪੁਨ ਸ਼ਾਹਿ ਜੋ, 

ਚਹਜੋ ਸ਼ਬਦ ਲਿਖ ਲੇਹੁ। 

ਇਹੁ ਸੁਬੱਗਸਤਾ ਔਰ ਲਖਿ', 'ਜਾਣ ਕੇ। 
ਬਿਸਮਾਏ ਸਭਿ ਤੇਹੁ' ॥੩੫੪॥ 'ਉਹ ਸਾਰੇ। 

ਸ਼ਬਦ ਫਾਰਸੀ ਮਾਹਿਂ'। 'ਸ਼ਬਦਾਂ ਨੂੰ ਫ਼ਾਰਸੀ ਦੇ ਅੱਖਰਾਂ ਵਿੱਚ। 
ਲਿਖ ਲੀਨੋ, ਤਬਿ ਗੁਰੂ ਨੇ, 

ਸਬਦ ਲਿਖਾਯੋ ਯਾਹਿ ॥੩੫੫॥ 


ਨਾਨਕ ਸਚੇ ਨਾਮ ਵਿਣ ਸਭੇ ਟੋਲ ਵਿਣਾਸੁ' ॥ 

ਛੰਦ _ਪਢਿ ਸ਼ਾਹਿ ਸਾਰਥ' ਸ਼ਬਦ ਜਾਨਜੋ, 

ਠੀਕ ਬਿਨ ਵੈਰਾਗ' ਹੈ। 

ਨਹਿੰ ਹੋਇ ਸ਼ਾਂਤੀ ਚਿੱਤ ਕੋ, 

ਨਹਿਂ ਮਨ ਖੁਦਾ ਮੈਂ ਲਾਗ ਹੈ। 

ਨਿਤ ਪਵੈ ਗੋਸ਼ੇ' ਬੈਠ ਤੋਂ, 'ਕੋਣੇ ਵਿੱਚ ਭਾਵ ਇਕਾਂਤ ਵਿੱਚ। 
ਮਨ ਰਹਿਤ ਗਹਤ ਅਰਾਮ' ਹੈ। 'ਮਨ ਸ਼ਾਂਤੀ ਗੂਹਣ ਕਰਦਾ ਰਹਿੰਦਾ ਹੈ। 
ਪੁਨ ਉਸੀ ਦਿਨ ਤੈ ਖੁਦ ਮਜ਼ੂਰੀ 

ਕਰੇ, ਖਾਵੈ ਤਾਮ' ਹੈ ॥ ੩੫੬॥ 'ਫਾ=ਰੋਟੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 885 


ਇਤ ਗੁਰੂ ਸੋਚਯੋ, ਸ਼ਾਹਿ ਮਤ ਕਿਤ, 
ਇਸੀ ਤੌਰੈਂ ਆਵਹੀ'। 

ਵਹਿ ਹੈ ਜ਼ੁਕੱਤਾ' ਮੱਦ ਮੱਤਾ”, 
ਅਤਿ ਕੁਪੱਤਾ ਗਾਵਹੀ'। 

ਅਰਿ ਚੁਕਨ ਵਾਰਾ ਹੈ ਹਮਾਰਾ, 
ਭੂਾਤ ਭਾਰਾ ਤਾਂਹਿ ਕੋ। 

ਨਹਿ ਮਿਲੈਂਗੇ ਤੌ ਹੈ ਖਰਾਬੀ, 
ਮਿਲੈਂ ਪੁਣ ਨਸਾਹਿਗੋ ॥ ੨੫੭॥ 
ਇਹੁ ਸੋਚਿ ਜਲਧ ਬਿਵੇਕ' ਗੁਰੁ, 
ਚਢਿ ਪਾਲਕੀ ਹਿਤ ਸੈਰ ਹੈ'। 

ਭਟ ਭੀਰ ਸੇਵਕ ਸੰਗ ਲੈ ਨਿਜ, 
ਚਲੇ ਧਰਿ ਕਰਿ ਧੈਰ' ਹੈਂ। 

ਕਰਿ ਦਰਸ ਦੇਵੀ ਜੋਗ ਮਾਯਾ', 


ਤੀਰ ਜਮਨਾ ਆਇ ਕੈ। 

ਥਲ ਪੇਖਿ ਸੁਨ ਰਮਣੀਕ ਨੀਕ, 
ਹਮੇਸ਼ ਬਸਬੈ ਲਾਇਕੈ ॥੩੫੮॥ 
ਲਗਵਾਇ ਖੇਮੇ' ਉਤਰ ਤਹਿਂ ਸਬਿ, 
ਔਰ ਸਾਜ ਮੰਗਾ ਲਯੋ। 

ਇਹੁ ਸਾਰ ਸੁਨਿ ਕੈ ਨ੍ਰਿਪ ਜੈ ਸਿੰਘ, 
ਲਯਾਵਨੇ ਕੇ ਹਿਤ ਗਯੋ। 

ਉਤ ਗੁਰੂ ਭਾਰਿ ਬੁਖਾਰ ਕੇ, 
ਆਸਾਰ' ਜ਼ਾਹਰ ਕਰਿ ਲਏ। 

ਤਪ ਪੇਖਿ ਸੁਤ ਕੋ ਮਾਤ ਸਾਹਿਬ, 
ਤਈਂ ਤੀਨੋਂ ਤਪ ਭਏ ॥ ੩੫੯॥ 
ਕਰਿ ਦਰਸ ਚਰਨ ਸਪਰਸ ਕੈ ਨ੍ਿਪ, 
ਚਹੇ ਘਰਿ ਨਿਜ ਲਯਾਵਨੇ। 

ਅਬਿ ਨੌਰ ਇਸ ਹੀ ਹਮ ਹਮੇਸ਼ੈਂ, 
ਰੈਂਹਿ ਗੁਰੁ ਕਿਯ ਗਾਵਨੇ। 


'ਇਸੇ ਤਰ੍ਹਾਂ ਬਾਦਸ਼ਾਹ ਕਿਤੇ ਆ ਨ ਜਾਵੇ। 
'ਮੁਗ਼ਲਾਂ ਦਾ ਇਕ ਗੋਤਰ। “ਹੰਕਾਰ ਵਿੱਚ ਮਸਤ। 
'ਕਹੀਦਾ ਹੈ। 


'ਗਿਆਨ ਦੇ ਸਮੁੰਦਰ। 


'ਧੀਰਜ। 

ਦਿੱਲੀ ਸ਼ਹਿਰ ਦੇ ਬਾਹਰਵਾਰ ਕੁਤਬ ਮੀਨਾਰ ਦੇ ਨੇੜੇ ਜਮਨਾ 
ਨਦੀ ਦੇ ਕਿਨਾਰੇ ਇਕ ਦੇਵੀ, ਜਿਸ ਦੇ ਮੰਦਰ ਦਾ ਨਾਮ ਵੀ 
ਜੋਗ ਮਾਇਆ ਹੀ ਪ੍ਰਸਿੱਧ ਹੈ। ਉਸ ਮੰਦਰ ਨੂੰ ਦੇਖ ਕੇ। 





886 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਭੂਪ ਕਾਂਪਯੋ ਮਾਤ ਸਾਹਿਬ, 

ਸੋਚ ਕੈ ਇਹੁ ਦਿਢ ਠਈ'। ਪੱਕੀ ਤਰ੍ਹਾਂ ਜਾਣ ਲਿਆ। 

ਇਹੁ ਬਾਤ ਗੁਰੁ ਭਗਵੰਤ ਕਹਿ, 

ਨਿਜ ਅੰਤ ਦੇਹ ਜਨਾ ਦਈ' ॥੩੬੦॥ 'ਆਪਣੀ ਦੇਹ ਦਾ ਅੰਤ ਜਣਾ ਦਿੱਤਾ ਹੈ। 
ਹਿਤ ਰੱਖਯਾ ਨ੍ਰਿਪ ਤੋਪਖਾਨਾ, 

ਫੌਜ ਨਿਜ ਬਹੁ ਤਹਿ ਪਠੀ। 

ਦਰਕਾਰ ਥੀ' ਤਹਿ ਜੋ ਸਮੱਗ੍ਰੀ 'ਜ਼ਰੂਰੀ (ਚਾਹੀਦੀ) ਸੀ। 

ਭੂਪ ਸਬਿ ਹੀ ਹੈ ਠਟੀ'। 'ਲਿਆ ਦਿੱਤੀ। 

ਦਿਨ ਦੂਸਰੇ ਗੁਰੁ ਦੇਹ ਪੈ, 

ਗੁਰੁ ਸੀਤਲਾ ਬਿਦਤਾ ਲਈ'। ਵੱਡੀ ਮਾਤਾ (ਦਾਰੋਗ) ਪ੍ਰਗਟ ਕਰ ਲਿਆ। 
ਪਿਖਿ ਸਹਿਤ ਸੰਗਤਿ ਮਾਤ ਸਾਹਿਬ, 

ਸ਼ੋਕ ਸਿੰਧੁ ਬੁਡੈ ਗਈ' ॥ ੩੬੧॥ 'ਸੋਗ ਦੇ ਸਮੁੰਦਰ ਵਿੱਚ ਡੁੱਬ ਗਈ। 
ਕਹਿੰ ਪੁਸਪਰ' ਰਮਰਾਇ ਕਾ, 'ਆਪਸ ਵਿੱਚ। 

ਗੁਰ ਸਾਪ' ਕਿਯ ਮਨਜ਼ੂਰ ਹੈ। ਸਰਾਪ 

ਹਮ ਜਾਨ ਲੀਨੋ ਵਜਹ' ਅਬ ਹੀ, 'ਕਾਰਨ। 

ਤਜੈਂ ਦੇਹ ਜ਼ਰੂਰ ਹੈ। 

ਸੁਨਿ ਨ੍ਿਪ ਪਹੁਚਯੋ ਫੇਰ ਗੁਰੁ ਪੈ, 

ਬੰਦਨਾ ਕਰਿ ਪਾਸਿ ਹੂ। 

ਕਰ ਜੋਰਿ ਬਿਨਤੀ ਕਰੀ ਜਲ ਭਰਿ 

ਨੈਨ, ਉਰਿ ਧਰਿ ਤ੍ਰਾਸ ਹੈ ॥੩੬੨॥ 

ਪ੍ਰਭੁ ਕਟਤਿ ਸੰਕਟ ਕੋਟ, ਤੁਮਰੇ 

ਦਰਸ ਤੇ ਜਨ ਕੇਰ ਹੈਂ। 

ਅਬਿ ਆਪ ਕੈਸੀ ਕ੍ਰਿਤ ਲੀਲ੍ਹਾ 

ਲਗੇ ਕਰਨ ਬਧੇਰ ਹੈਂ। 

ਤੁਮ ਸਰਬ ਸ਼ਕਤਿ ਸਮੁੱਥ ਸ੍ਹਾਮੀ, 

ਘੜਨ ਭੰਜਨਹਾਰ ਹੋ। 

ਗੁਰ ਆਦਿ ਰੂਪ ਅਨੂਪੁ ਬਪੁ, 

ਆਨਾਦਿ ਤੁਮ ਕਰਤਾਰ ਹੋ ॥। ੩੨੬੨ ॥ 

ਗੁਰੁ ਕਹਯੋ ਜਿਸ ਕਿਸ ਧਰਯੋ ਤਨ ਜਗਿ, 

ਸਹੇ ਦੁਖ ਸੁਖ ਭੂਰ ਹੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 887 


ਕਹਿ ਬੇਦ ਸੰਤ ਪੁਰਾਨ, 
ਹੋਵਨਹਾਰ ਹੋਇ ਜਰੂਰ ਹੈਂ। 
ਬਨਬਾਸ ਸੀਆ' ਰਾਮ ਲੀਆ, 
ਬੰਸ ਜਦੁ-ਪਤਿ' ਕੋ ਨਸਜਯੋ। 

ਸਸਿ' ਕਲੈਕੀ ਉਦਧਿ£ ਖਾਰੋ, 
ਗਰਲ ਸ਼ਿਵ ਕੇ ਗਰਿ ਬਸਯੋ' ॥੩੬੪॥ 
ਹਰਿ ਠਟੀ' ਜੋ ਸੋ ਨਾ ਹਟੀ, 

ਕਰਿ ਗਟੀ' ਸੁਰ ਨਰ ਹਾਰਗੇ। 

ਜੋ ਰਹੇ ਭਾਵੀ ਪਰ' ਖੁਸ਼ੀ, 

ਸੋ ਆਪ ਤਰਿ ਕੁਲ ਤਾਰਗੇ। 

ਸੁਨਿ ਭੂਪ ਖੂਪ ਵਿਚਾਰ ਧਰਿ ਉਰਿ, 
ਜਾਇ ਪੁਨ ਪਤਿਸ਼ਾਹਿ ਪੈ। 

ਗੁਰੁ ਕੇਰ ਬਾਤ ਸੁਨਾਤ ਭੌ, 

ਸਭਿ ਭਾਂਤਿ ਨੀਕੇ ਰਾਹਿ ਪੈ' ॥੩੬੫॥ 
ਪਤਸ਼ਾਹਿ ਭੀ ਸਹਿ ਸਭਾ ਸੁਨਿ, 
ਬਿਸਮਾਇ' ਸਾਸ ਭਰਾਇ ਕੈ?। 
ਕਹਿ ਜੋ ਖੁਦਾ ਕੀ ਹੋਇ ਮਰਜ਼ੀ, 
ਸਕੈ ਕੌਨ ਮਿਟਾਇ ਕੈ। 

ਪਠ ਦਏ ਸ਼ਾਹਿ, ਫਹੀਮ ਬ੍ਰਿਧ 
ਹਕੀਮ', ਸਬਿ ਸਮਾਨ ਦੈ। 

ਪਰ ਜਾਨ ਲੀਨੋ ਵਾਕ ਭੁਾਤਰ, 

ਪਾਲ ਹੈਂ ਗੁਰੁ ਜਾਂਨ ਦੈ ॥ ੩੬੬॥ 
ਸਿੱਖ ਹੁਤੇ ਦਿੱਲੀ ਕੇ ਜਿਤੇ, 

ਸਬਿ ਆਇ ਗੁਰੁ ਦਰ ਪੈ ਥਿਰੇ। 
ਕਹਿੰ ਸਭੈ ਬਾਤ ਕੁਭਾਂਤਿ ਭੀ', 


ਜੋ ਸੁਖਨ' ਭ੍ਰਾਤਨ ਹੈਂ ਰਰੇ”। 

ਵਹਿ ਨਾਹਿ ਟਰ ਹੈਂ ਦਏ ਬਿਨ ਫਲ, 
ਸੂਰ ਸਸਿ ਭੀ ਜੋ ਟਰੈਂ। 

ਸਮ ਕੰਜ ਕੋਮਲ ਹੋਹਿ' ਗਿਰ ਸਿਰ, 


'ਚੰਦੂਮਾ। “ਸਮੁੰਦਰ। 

'ਜ਼ਹਿਰ ਸ਼ਿਵ ਦੇ ਗਲ ਵਿੱਚ ਵਸੀ। 
।ਠਾਣੀ, ਹੋਣਹਾਰ। 

'ਗਿਣਤੀ। 

'ਹੋਣੀ ਉੱਤੇ। 


'ਚੰਗੇ ਢੰਗ ਨਾਲ। 


ਹੈਰਾਨ ਹੋ ਕੇ। “ਹਾਹੁਕਾ ਭਰ ਕੇ। 


'ਕਹਿੰਦੇ ਹਨ ਕਿ ਸਾਰੀਆਂ ਹੀ ਗੱਲਾਂ ਖੋਟੀ ਤਰ੍ਹਾਂ ਦੀਆਂ ਹੋ 
ਗਈਆਂ। 
'ਬਚਨ। “ਕਹੇ। 





888 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੰਜ ਖੰਜਨ ਬਿਰ ਚਰੈਂ” ॥ ੩੬੭॥ 


ਅਫਸੋਸ ਬਡ ਇਕ ਔਰ ਹੈ, 

ਇਹੁ ਗੁਰੂ ਬਾਲਕ ਤਨ ਤਜੈਂ। 
ਰਮਰਾਇ ਭੀ ਔਲਾਦ ਬਿਨੁ ਰਹਿ, 
ਗੁਰੂ ਗਾਦੀ ਨਹਿ ਭਜੈ'। 
ਹਰਿਰਾਇ ਗੁਰੁ ਕੇ ਪੂਤ ਔਤ੍ਰ', 
ਬਿਨਾ ਪੌਤੁ ਜੌ ਗਏ। 

ਨਹਿਂ ਜਾਇ ਜਾਨਜਯੋ ਗੁਰੂ ਗਾਦੀ, 
ਕੌਨ ਕੇ ਅਬਿ ਘਰ ਜਏ' ॥ ੩੬੮॥ 
ਉਤ ਮਾਤ ਬਦਨ ਬਿਲੋਕ ਸੁਤ ਕੋ', 
ਸ਼ੋਕ ਯੁਤ ਬਿਲਲਾਰਹੀ। 

ਜਲ ਜਾਤਿ ਚਖੁ ਜਲਜਾਤ ਤੈ', 
ਅਕੁਲਾਤ ਅਤਿ' ਦੁਖ ਪਾਰਹੀ। 


ਬਿਨ ਅਲੰਬ ਸੁ ਏਕ ਪੱਤਾ, 
ਅੱਗੂ ਸੰਤਤਿ ਹੀਨਰੀ'। 


ਕਿਮ ਧਰੈ ਧੀਰਜ ਸੋ ਵਿਚਾਰੀ, 
ਕਹਿਤ ਭੀ ਹੈ ਦੀਨਰੀ' ॥ ੩੬੯॥ 
ਹੇ ਪੂਤ ਕਿਆ ਤੁਮ ਕਰਨ ਲਾਗੇ, 
ਐਸ ਗਾਦੀ ਬੈਸ ਹੈ'। 

ਮਨ ਕਾਮਨਾ ਤੂੰ ਭਰਤਿ' ਸਿੱਖਨਿ, 
ਆਪ ਤਨ ਕਿਯ ਕੈਸ ਹੈ। 

ਅਬਿ ਕਹੋਂ ਹਮ ਅਰ ਸੰਗਤੋਂ ਕੀ, 
ਕੌਨ ਪੁਰਵੈ ਆਸ ਹੈ। 

ਤੁਮ ਬਾਲ ਅਬਿ ਹੀ ਗੁਰੂ ਜਗ ਕੇ, 
ਭਏ ਕਾਂਹਿ ਉਦਾਸ ਹੈਂ ॥੩੭੦॥ 
ਗੁਰੁ ਦੁਖਤਿ ਪਿਖਿ ਨਿਜ ਮਾਤ ਕੋ, 
ਦੈ ਧੀਰ ਭਾਖਯੋ ਐਸ ਹੈ। 


'(ਸਮ) ਭਲੀ ਪ੍ਰਕਾਰ ਪਹਾੜ ਦੀ ਚੋਟੀ ਤੇ ਕੋਮਲ ਕੰਵਲ ਪੈਦਾ 
ਹੋ ਜਾਣ ਤੇ (ਚੰਚਲਤਾ ਨਾਲ) ਵਿਚਰਨ ਵਾਲੇ ਉਜਲ ਮਮੋਲੇ 
(ਥਿਰ) ਟਿਕ ਕੇ (ਬੈਠੇ ਰਹਿਣ ਤਦ ਵੀ ਗੁਰਾਂ ਦੇ ਪੁੱਤਰਾਂ ਦੇ 
ਵਾਕ ਨਹੀਂ ਟਲਣਗੇ। ) 


'ਨਹੀਂ ਲੈ ਸਕੇਗਾ। 
ਔਤ੍ਹੇ, ਬੇ-ਉਲਾਦੇ। 


'ਜਾਵੇਗੀ। 
ਪੁੱਤਰ ਦਾ ਮੁਖ ਵੇਖ ਕੇ। 


'ਕੰਵਲ ਵਰਗੇ ਨੇਤ੍ਹਾਂ 'ਚੋਂ ਜਲ ਜਾਂਦਾ ਹੈ। 
'ਬਹੁਤ ਵਿਆਕੁਲ ਹੋ ਕੇ। 


'ਬਿਨਾ ਆਸਰੇ ਤੋਂ, ਉਹ ਇਕ ਪੁੱਤਰ ਵਾਲੀ ਤੇ ਅਗੋਂ ਉਲਾਦ 
ਤੋਂ ਹੀਣੀ। 


'ਦੁਖੀ ਹੋ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 889 


ਰਚਿ ਰਖੀ ਹੋਣੀ ਜੋ ਬਿਧਾਤਾ, 

ਟਰਤ ਨਹਿ ਸੋ ਕੈਸ ਹੈ। 
ਅਵਤਾਰ ਪੀਰ ਪਿਗੰਮ੍ਹੇਂ ਕੇ, 

ਸੀਸ ਚਢਿ ਇਹੁ ਨਾਚਤੀ। 

ਸੁਰ ਅਸੁਰ ਰਿਖਿ ਮੁਨਿ ਸਿੱਧਨ ਕੇ, 
ਕਰਿ ਦਾਂਤ ਖੱਟੇ ਮਾਚਤੀ' ॥ ੩੭੧॥ 
ਜਗਿ ਜਾਨ ਮਾਤ ਸਰਾਂਇ ਇੰਦੂ- 
ਜਾਲ', ਸੂਪਨ ਸਮਾਜੀਆਂ। 

ਜਿਮ ਹਰਿ ਚੰਦੌਰੀ' ਮੇਘ ਛਾਯਾ, 
ਬਿਛੀ ਚੌਪੜ ਬਾਜੀਆ। 

ਨਿਤ ਰਹੇ ਖੇਲ ਅਕਾਲ ਹੋਣੀ, 

ਚਾਰ ਖਾਨੀ ਸਾਰੀਆਂ'। 

ਡਲ ਕਾਲ ਤ੍ਰੈ', ਮਧ ਰੇਖ ਕਰਮ 
ਬਿਕਰਮ ਸੁਕਰਮ ਧਾਰੀਆਂ' ॥ ੩੭੨ ॥ 


ਜਿਮ ਦਾਉ ਪਰ ਹੈ ਸਾਰਿ ਮਾਰਤਿ', 
ਕਾਲ ਹੋਣੀ ਮੁਦ ਭਰੇ'। 

ਨਹਿਂ ਕੀਰ' ਪੀਰ ਅਮੀਰ, ਰਹਿਨੋ 
ਪਾਇ ਹਰਿ ਜੋ ਅਵਤਰੇ'। 

ਪਿਖਿ ਏਕ ਘਰ ਹੈ ਕਬੀ ਬਹੁਤੀ 
ਕਬੀ ਰਹਿਤ ਨ ਏਕ ਭੀ'। 


ਇਸ ਖੇਲ ਜਗ ਮੈਂ ਕਾਲ ਹੋਣੀ, 

ਪਿਖਤ ਨਹਿ ਬਦ ਨੇਕ' ਭੀ ॥ ੩੭੩੨ ॥ 
ਇਮ ਦਿਢ ਵਿਚਾਰੋ ਧੀਰ ਧਾਰੋ, 

ਮੋਹ ਅਗਤਾ ਪਰਹਰੋ'। 

ਨਿਜ ਸੀਸ ਭਾਵੀ ਈਸ, 

ਬਿਸ੍ਹੇ ਬੀਸ ਆਨੰਦ ਹੂੰ ਧਰੋ'। 


ਤੂੰ ਗੁਰੂ ਪਤਨੀ ਮਾਤ ਹਮਰੀ, 


ਖ਼ੁਸ਼ੀ ਹੁੰਦੀ ਹੈ। 


ਜਾਦੂ ਦਾ ਤਮਾਸ਼ਾ। “ਸੁਪਨੇ ਦੀ ਸਮੱਗ੍ਰੀ। 
'ਹਰੀ ਚੰਦ ਦੀ ਨਗਰੀ। 


'ਚਾਰ ਖਾਣੀਆਂ ਦੇ ਜੀਵ ਨਰਦਾਂ ਹਨ। 

'ਤਿੰਨਾਂ ਸਮਿਆਂ ਰੂਪ ਡੱਲਾਂ ਹਨ। 

'ਸਮਾਨ ਕਰਮ, ਖੋਟੇ ਕਰਮ ਤੇ ਚੰਗੇ ਕਰਮ (ਉਸ ਚੌਪੜ) 
ਵਿੱਚ ਲਕੀਰਾਂ ਬਣੀਆਂ ਹੋਈਆਂ ਹਨ। 

'ਨਰਦ ਨੂੰ ਮਾਰਦੇ ਹਨ। 

'ਅਨੰਦ 'ਚ ਭਰ ਜਾਂਦੇ ਹਨ। 

'ਕੰਗਾਲ। 

'ਹਰੀ (ਵਿਸ਼ਨੂੰ) ਨੇ ਵੀ ਜੋ ਅਵਤਾਰ ਧਾਰੇ ਹਨ। 

'ਹੇ ਮਾਤਾ ਵੇਖ ! (ਚੌਪੜ ਦੇ) ਇਕ ਘਰ ਵਿੱਚ ਕਦੇ ਤਾਂ 
ਬਹੁਤੀਆਂ ਨਰਦਾਂ ਹੋ ਜਾਂਦੀਆਂ ਹਨ ਤੇ ਕਦੀ ਇਕ ਨਰਦ ਭੀ 
ਨਹੀਂ ਰਹਿੰਦੀ। 

ਬੁਰਾ ਤੇ ਚੰਗਾ। 


ਅਗਿਆਨਤਾ ਤਿਆਗ ਦਿਉ। 


'ਈਸ਼ਰ ਦੀ ਹੋਣੀ ਨੂੰ ਅਪਣੇ ਸੀਸ ਤੇ ਨਿਸਚੇ ਨਾਲ ਅਨੰਦ ਹੋ 
ਕੇ ਧਾਰੋ। 





890 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਯੋਂ ਨ ਲਾਜ ਸੰਭਾਰ ਹੈਂ। 

ਸਮ ਇਤ ਤ੍ਰੀਆ' ਰਖਯੋ ਹੀਆ, 
ਕਹਾਂ ਕੀਆ ਕਾਰ ਹੈ ॥੩੭੪॥ 
ਇਮ ਬਾਤ ਕਹਿ ਬਹੁ ਭਾਂਤਿ ਗੁਰੁ, 
ਨਿਜ ਮਾਤ ਕੋ ਦੈ ਗਯਾਨ ਹੈ। 
ਗੁਰੁਬਖਸ਼ ਨਾਮ ਮਸੰਦ ਕੋ 

ਪੁਨ ਕੀਨ ਐਸ ਬਖਾਨ ਹੈ। 

ਸਬਿ ਸੰਗਤਾਂ ਕੋ ਬੋਲ ਦਿਹੁ, 

ਮੁਹਿ ਦਰਸ ਕਰਿ ਲਹਿਂ ਆਜ ਹੈ। 
ਨਿਸ ਢਰੀ ਤੈ ਅਬਿ ਭਰੀ ਬਿਧਿ ਹਮ, 
ਹੋਹਿ ਲਯ ਹਰਿ ਮਾਝ ਹੈਂ! ॥੩੭੫॥ 


ਬੂਡਗੇ ਸਿੰਧੁ ਸ਼ੋਕ ਮੈਂ'। 


ਰਸ ਛਯੋ ਕਰੁਣਾ ਓਕ ਮੈਂ”। 
ਗੁਰੁ ਹੁਕਮੁ ਸੁਨ ਨਰ ਨਾਰਿ, ਸਿੱਖ 
ਅਸਿੱਖ ਸ਼ਹਿਰੋਂ ਯੋਂ ਅਏ। 
ਫਰਵਾਰ ਤਰੁ ਪਰ ਬਿਹੰਗ, ਪਯਾਸੇ 
ਜੈਸ ਸਰਵਰ ਦਿਸ ਧਏ' ॥ ੩੭੬॥ 


ਨਿਧਿ' ਲੂਟਨੇ ਜਨ ਰੰਕ” ਧਾਏ 

ਏਕ ਆਗੇ ਏਕ ਹੂ। 

ਕਹਿੰ ਪਰਸਪਰ ਜਿਨ ਦਰਸ ਦੈ, 

ਥੇ ਦਏ ਸੰਕਟ ਛੇਕ ਹੈੱ”। 

ਜਿਨ ਰਖਜੋ ਸ਼ਹਰ ਬਿਸੂਚਕਾ ਤੈ' 
ਜਾਤਿ ਅਬਿ ਪੁਲੋਕ ਸੋ। 

ਜੋ ਦਰਸ ਹੈ ਭਲ ਤਿਨੈ ਅਬਿ, 

ਫਲ ਚਾਰ ਲੈਹ ਬਿਸ਼ੋਕ ਸੋ! ॥੩੭੭॥ 
ਦਰਸ ਲੋਗਨ ਆਮਨੈ”। 


'ਹੋਰ ਇਸਤ੍ਰੀਆਂ ਵਾਂਗ। “ਹਿਰਦਾ, ਦਿਲ। 


'ਢਲੀਰਾਤ ਤੋਂ ਭਲੀ ਤਰ੍ਹਾਂ ਅਸੀਂ ਹਰੀ ਵਿੱਚ ਲੀਨ ਹੋ ਜਾਵਾਂਗੇ 
ਭਾਵ ਜੋਤੀ ਜੋਤਿ ਸਮਾ ਜਾਵਾਂਗੇ। 


'ਸੋਗ ਦੇ ਸਮੁੰਦਰ ਵਿੱਚ ਡੁੱਬ ਗਏ। 


'ਘੁਰ ਵਿੱਚ ਕਰੁਣਾਰਸ (ਸੋਗ) ਫੈਲ ਗਿਆ। 


'ਜਿਵੇਂ ਫਲ ਵਾਲੇ ਦਰੱਖਤ ਉੱਪਰ ਨੂੰ ਪੰਛੀ ਅਤੇ ਸਰੋਵਰ ਦੀ 
ਤਰਫ ਤਿਹਾਏ (ਜੀਵ) ਦੌੜਦੇ ਹਨ। 
'ਖ਼ਜ਼ਾਨਾ। “ਕੰਗਾਲ। 


'ਉਹ ਚਾਰੇ ਫਲ ਤੇ ਅਨੰਦ ਲੈ ਲਵੇਗਾ। 


'ਆਮ ਲੋਕਾਂ ਨੇ ਦਰਸ਼ਨ ਕੀਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 891 


ਫਿਰ ਲੋਗ ਕੀਨੇ ਬੰਦ ਭੂਪਤਿ, 
ਦਰਸਬੇ ਤੈ ਸਯਾਮਨੈਂ”। 

ਧੁਨਿ ਸ੍ਰੀ ਵਾਹਿਗੁਰੂ ਭਰੀ 

ਦਿਸ ਦਸੋ, ਦੀਹ ਸ ਤ੍ਰਾਸ ਹੈ'। 
ਬੈਠਿ ਗੁਰੁ ਕੇ ਪਾਸ ਹੈ ॥ ੩੭੮॥ 
ਮਨਿ ਮਾਨ ਗਿਣਤੀ' ਕਰੀ ਬਿਨਤੀ, 
ਲਰਜ਼' ਅਰਜ਼ ਸੁਨਾਇ ਕੈ। 

ਹੇ ਸਤਿਗੁਰੂ ਤੁਮ ਹਮੈ ਚਾਲੇ 

ਤੱਜਿ ਮੱਝ ਦਰਯਾਇ ਕੈ'। 
ਦੁਖ-ਸਿੰਧੁ ਮੈਂ ਹਮ ਬਹੇ ਜਾਵਤਿ', 
ਰਹਿ ਦਾਮਨ ਕਿਹ ਵਜਾ'। 


ਜਿਮ ਰੱਯਤ ਵਾਲੀ ਬਿਨਾ ਮਾਲੀ 
ਬਾਗ, ਪਾਲੀ ਬਿਨ ਅਜਾ!' ॥ ੩੭੯ ॥ 


ਦਸ਼ਾ ਤਯੋਂ ਹਮ ਕਹਿੰ ਕਿਸੈ'। 


ਸਬਿ ਸਿੱਖ ਝੂਰਤਿ ਅਤਿ ਬਿਸੂਰਤਿ', 
ਏਹੁ ਸੂਰਤਿ' ਨਹਿਂ ਦਿਸੈ। 

ਗੁਰੁ ਪੁਰਾ! ਤਜਾਗਨ ਤਨ ਸਮੇਂ, 
ਸਬਿ ਰਹੇ ਭੁਜ' ਪਕਰਾਵਤੇ। 

ਅਬਿ ਸੰਗਤੋਂ ਕੇ ਤਈਂ ਤੁਮ, 

ਲੜ ਕੌਨ ਕੇ ਹੋ ਲਾਵਤੇ ॥੩੨੮੦॥ 
ਨਿਰਧਾਰ' ਸੰਗਤਿ ਡੋਲ ਜੈ ਹੈ, 
ਲੈਂਹ ਮੀਣੇ' ਰੋਕ ਪੈ”। 

ਕੁਛ ਧੀਰਮੱਲ ਸੁ ਰਾਮਰਾਇ, 
ਪ੍ਰ ਲੈਂਹ ਨਿਜੋਕ ਪੈ'। 

ਗੁਰਿ ਮਾਨਿ ਬਿਨਤੀ ਸਿੱਖਨਿ ਕੀ, 


'ਅਨੂਹੇਰੇ ਹੋਏ ਤੋਂ। 


'ਬਹੁਤੇ ਡਰ ਸਹਿਤ ਹੈ। 


'ਮਨ ਵਿੱਚ ਗਿਣਤੀ ਗਿਣ ਕੇ ਭਾਵ ਸੋਚ ਵਿਚਾਰ ਕਰਕੇ। 
'ਕੰਬ ਕੇ। 


'ਦਰਿਆ ਦੇ ਵਿਚਕਾਰ ਛੱਡ ਕੇ। 

'ਦੁੱਖ ਦੇ ਸਮੁੰਦਰ ਵਿੱਚ ਅਸੀਂਰੁੜ੍ਹੇ ਜਾਂਦੇ ਹਾਂ। 

'ਕਿਹੜੇ (ਵਜ੍ਹਾ) ਢੰਗ ਨਾਲ (ਆਪਦੇ) ਪੱਲੇ ਨਾਲ ਲੱਗੇ 
ਰਹਾਂਗੇ। 


'ਜਿਵੇਂ ਵਾਲੀ (ਮਾਲਕ ਭਾਵ ਪਾਤਸ਼ਾਹ) ਤੋਂ ਬਿਨਾਂ ਪਰਜਾ, 
ਮਾਲੀ ਤੋਂ ਬਿਨਾਂ ਬਾਗ ਅਤੇ ਪਾਲੀ ਤੋਂ ਬਿਨਾਂ (ਅਜਾ) 
ਬੱਕਰੀਆਂ (ਦੀ ਹਾਲਤ ਹੁੰਦੀ ਹੈ)। 


'ਜਿਵੇਂ ਜਾਨ ਤੋਂ ਬਿਨਾਂ ਸ਼ਰੀਰ, ਖੰਭ ਤੋਂ ਬਿਨਾਂ ਪੰਛੀ (ਦੀ 


ਹਾਲਤ ਹੈ ਤਿਵੇਂ ) ਸਾਡੀ ਹਾਲਤ ਹੈ ਕਿਸ ਕੋਲ ਕਹੀਏ। 
'ਬਹੁਤ ਸ਼ੋਕ ਸਹਿਤ ਹੋ ਕੇ। 


'ਸ਼ਕਲ ਭਾਵ ਸਰੂਪ। 
'ਪਹਿਲੇ ਸਤਿਗੁਰੂ। 
(ਦੂਜੇ ਗੁਰੂ ਦੀ) ਬਾਂਹ। 


'ਬਿਨਾਂ ਆਸਰੇ ਤੋਂ। 
ਪ੍ਰਿਥੀ ਚੰਦ ਦੀ ਔਲਾਦ। 'ਪੁਨਾ (ਫੇਰ) ਰੋਕ ਲੈਣਗੇ। 


!'ਆਪਣੇ ਘਰ ਵੱਲ। 





892 


ਸੁਖ ਦਾਨ ਗਯਾਨ' ਵਿਚਾਰ ਕੈ। 
ਬਿਛਵਾਇ ਗਾਦੀ ਪਾਂਚ ਪੈਸੇ, 

ਸੀ ਫਲ ਕਰ ਧਾਰ ਕੈ' ॥੩੮੧॥ 
ਧਰਿ ਧਯਾਨ ਪੁਰਖੁ ਮਹਾਂਨ ਕੋ! 
ਗੁਰੁ ਸਾਤ ਕੇ ਲੈ ਨਾਮ ਹੈਂ। 
ਸਾਨੰਦ ਧਰਿ ਮਸਨੌਦ ਪਰ' 

ਕਰ ਬੰਦਿ ਬੰਦਨ ਠਾਮ ਹੈ”। 
ਕਹਿ ਦਯੋ ਬਾਬਾ ਜੀ ਬਕਾਲੇ, 
ਪਰਗਟੈਂਗੋ ਸੂਰ ਸੋ'। 
ਤਮਚਰ' ਪਖੰਡੀ ਜਨੋ ਕੋ, 

ਸਹਿ ਦੰਭ ਕਰਿ ਹੈਂ ਦੂਰ ਸੋ ।੩੮੨॥ 
ਸੁਨਿ ਧਰਯੋ ਧੀਰਜ ਸਿੱਖਨਿ ਕੁਛ, 
ਗੁਰੁ ਥਿਰੇ ਫੇਰ ਕੁਸਾਸਨੈ'"। 


ਪਿਖਿ ਅੰਤਿ ਕਾਲ ਸਮੀਪ ਜਨਨੀ' 
ਬੈਠਿ ਕਿਯ ਇਮ ਭਾਸ਼ਨੈ'। 

ਮੁਰਝਾਇ ਤਨੁ ਮਨੁ ਦੁਖਤਿ ਪਿਖਿਤਿ ਸੁ, 
ਨੈਨ ਜਲ ਝਰਿ' ਲਾ ਰਹੇ। 


ਅਤਿ ਨਿਕਟਿ ਸੰਕਟ ਬਿਕਟ ਬਿਯਾਪਜੋ', 


ਕਹੇ ਮਮ ਅਬਿ ਕੋ ਅਹੇ ॥੨੮੨॥ 
ਪਤਿ ਗਏ ਤਬਿ ਅਬਿ ਪੂਤ ਜਾਵਤਿ, 
ਮੈਂ ਅਭਾਗਨਿ ਕਯੋਂ ਰਹੀ?। 

ਹੇ ਪੂਤ ! ਤੁਮ ਸਬਿ ਸ਼ਕਤਿ ਯੁਤ, 
ਮੈਂ ਭੇਤ ਜਾਨਤ ਹੈਂ ਸਹੀ। 

ਫਿਰ ਮਰੋਂਗੀ ਮੈ ਝੂਰ ਝੁਰਿ, 

ਅਬਿ ਸੰਗਿ ਕ੍ਯੇਂ ਨ ਨਿਭਾਤ ਹੋ'। 
ਜਲ ਹੀਨ ਮੀਨ ਸਮਾਨ' ਮੈਂ, 

ਦੁਖ ਸਿੰਧੁ ਬੂਡੀ ਜਾਤਿ ਹੋਂ' ॥੩੮੪॥ 
ਨਿਜ ਮਾਤ ਕੋ ਅਤਿ ਦੁਖਤਿ ਪਿਖਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸੁੱਖ ਤੇ ਗਿਆਨ ਦੇ ਦਾਤੇ ਸਤਿਗੁਰਾਂ ਨੇ। 


'ਨਲੇਰ ਹੱਥ ਵਿੱਚ ਫੜ ਕੇ। 
'ਅਕਾਲ ਪੁਰਖ ਦਾ। 


'ਅਨੰਦ ਨਾਲ ਗੱਦੀ 'ਤੇਰੱਖ ਕੇ। 
'ਹੱਥ ਜੋੜ ਕੇ ਨਮਸਕਾਰ ਕੀਤੀ। 


'ਉਹ ਸੂਰਜ (ਵਾਂਗ)। 
'ਅਨ੍ਹੇਰੇ ਵਿੱਚ ਵਿਚਰਨ ਵਾਲੇ (ਚੋਰ, ਉਲੂ ਆਦਿ)। 


'ਦੱਭ (ਘਾਹ) ਦਾ ਆਸਣ। “ਹਿੰਦੂ ਮਤ ਵਾਂਗ ਸਿੱਖਾਂ ਨੂੰ ਦੱਭ 
ਦਾ ਆਸਣ ਵਿਛਾਉਣ ਦੀ ਲੋੜ ਨਹੀਂ। ਵਿਸਥਾਰ ਲਈ ਦੇਖੋ- 
ਬਿਸ੍ਹਾਮ ੨੮ ਦੇ ਅੰਕ ੬੫ ਦੇ " ਨਿਸ਼ਾਨ ਦੀ ਪੈਰ ਟੂਕ। 
ਮਾਤਾ ਜੀ ਨੇ। 


ਇਉਂ ਬਚਨ ਕਿਹਾ। 


'ਝੜੀ। 
'ਨਾ ਕੱਟਿਆ ਜਾਣ ਵਾਲਾ ਕਸ਼ਟ ਨੇੜੇ ਹੋ ਕੇ ਲੱਗਾ ਹੈ। 


'ਭਾਵ ਨਾਲ ਹੀ ਕਿਉਂ ਨਹੀਂ ਲੈ ਚੱਲਦੇ। 
'ਮੱਛੀ ਵਾਂਗ। 
'ਦੁਖਾਂ ਦੇ ਸਮੁੰਦਰ 'ਚ ਡੁਬਦੀ ਜਾ ਰਹੀ ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 893 


ਗੁਰ ਕਹਯੋ ਧੀਰਜ ਧਾਰੀਏ। 

ਹੈ ਮਾਸ ਕੇਤਕ' ਆਯੂ? ਤੇਰੀ 
ਧੀਰ ਧਾਰਿ ਗੁਜ਼ਾਰੀਏ। 

ਫਿਰ ਪਹੁੰਚ ਹੈਂ ਮਮ ਪਿਤਾ ਢਿਗ, 
ਦੁਖ ਜਨਮ ਮਰਨ ਨ ਜਹਿਂ ਕਦਾ। 
ਸਚਖੰਡ ਨਾਮ ਬਿਕੁੰਠ ਜੋ, 


ਦੁਖ ਲੇਸ' ਨਹਿ, ਤਹਿਂ ਸੁਖ ਸਦਾ ॥। ੩੨੮੫॥ 


ਇਮ ਕਹਿ ਗੁਰੂ ਨਿਜ ਸ਼ਕਤਿ ਸਹਿ, 

ਲਿਯ ਖੈਂਚ ਮਾਯਾ ਮੋਹ ਹੈ। 

ਹਰ ਭੂਮ' ਦਿਯ ਬੁਹਮ ਗਜਾਨ ਜਨਨੀ 
ਤਈਂ, ਮੋਦ ਸੰਦੋਹ ਹੈ'। 

ਲਖਿ ਮਹਾਂ ਮਹਿਮਾਂ ਪੂਤ ਕੀ, 

ਮਨਿ ਮਗਨਿ ਚੁੱਪ ਜਨਨੀ ਭਈ। 

ਅਹਿ ਕਾਚਰੀ ਜਯੋਂ' ਬਾਤ ਕਰਿ, 

ਤਯੋਂ ਦੇਹ ਨਿਜ ਗੁਰੁ ਤਜ ਦਈ ॥ ੩੮੬॥ 


ਬੁਧਵਾਰ ਚੌਦਸ ਚੇਤ ਸਿਤ', 
ਨਿਸ ਅਰਧ ਘਟਕਾ ਦ੍ਰੈ ਗਈ'। 
ਬਸੁ ਸਸੀ ਸੰਮਤ ਵਾਰ ਨਭ', 


ਗੁਰੁ ਬੁਹਮ ਭੇ ਤਬਿ ਬੂਹਮ ਮਈ'। 

ਕੇਰ ਕੁੱਕੈਂ ਨਿਸਰਗੀ'। 

ਕੁਮਲਾਇ ਬਿਹਬਿਲ ਗਿਰੇ ਧਰ', 

ਧਨ ਧਾਮ ਤਨ ਸੁਧ ਬਿਸਰਗੀ ॥੨੮੭॥ 
ਸੁਨਿ ਸੰਗਤਾਂ ਭੀ ਪੌਰ ਪਰ', 

ਕਰਿ ਰੁਦਨ ਲੋਟੈਂ ਭੂੰਮਿ ਹੈਂ'। 

ਜਨੁ ਲੂਟ ਲੀਨੇ ਠਗ ਕਿਨੇ, 

ਮਨਿ' ਬਿਨਾ ਜਜੋਂ ਫਨਿ? ਘੂੰਮ ਹੈਂ। 

ਉਤ ਦੇਵ ਅਜ ਲੌ' ਜਾਨ ਚਢਿ ਕੈ? 

ਅਏ ਫੂਲ ਬਸਾਵਹੀਂ। 


'ਕੁਝ ਕੁ ਮਹੀਨੇ। “ਉਮਰ। 


'ਥੋੜ੍ਹਾ ਜਿੰਨਾ ਵੀ। 


'ਭਰਮ ਦੂਰ ਕਰ ਕੇ। 
'ਮਾਤਾ ਜੀ ਨੂੰ ਸੰਪੂਰਣ ਅਨੰਦ ਸਰੂਪ ਬ੍ਰਹਮ ਗਿਆਨ ਦਿੱਤਾ। 


'ਸੱਪ ਦੀ ਕੁੰਜ ਵਾਂਗ। 


'ਚੇਤ ਸੁਦੀ ੧੪। 

'ਅੱਧੀ ਰਾਤ ਤੋਂ ਦੋ ਘੜੀਆਂ ਉਪਰਰਾਤ ਗਈ ਹੋਈ ਸੀ। 
'ਸੰਮਤ ੧੭੧੮ ਬਿ. (ਬਸੂ-੮। ਸਸੀ-੧। ਵਾਰ-੭। ਨਭ- 
ਰਿ 

'ਬ੍ਹਮ ਰੂਪ ਸਤਿਗੁਰੂ ਬੁਹਮ ਰੂਪ ਹੋ ਗਏ। 


'ਕੂਕਾਂ (ਚੀਕਾਂ) ਨਿਕਲ ਗਈਆਂ। 
'ਧਰਤੀ ਉੱਪਰ। 


'ਦਰਵਾਜ਼ੇ ਉੱਪਰ। 
'ਧਰਤੀ ਉਪਰ ਲਿਟਦੀਆਂ ਹਨ। 


'ਮਣੀ। “ਸੱਪ! 
'ਉਧਰ ਦੇਵਤੇ ਬ੍ਰਹਮਾ ਤੱਕ। “ਅਸਵਾਰੀਆਂ (ਉਪਰ) ਚੜ੍ਹ ਕੇ। 





894 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਰ ਨਟੀ ਨ੍ਰਿਤਤਿ' ਗਾਵਹੀਂ ॥੩੮੮॥ 
ਗੁਰੁ ਚਢਿ ਬਿਵਾਨ ਮਹਾਨ ਪੈ, 
ਜਬਿ ਚਲੇ ਨਭ ਪੁਕਾਸ਼ ਭੇ। 


ਸੁਨਿ ਭਯੋ ਸੋ ਪਿ ਅਧੀਰ ਹੈ ॥੩੮੯॥ 
ਕਹਿ ਸ਼ਾਹਿ ਜੀਵਤ ਦਰਸ ਦੈ ਗੁਰੁ, 
ਚਾਹਿ ਨਾਹਿਂ ਸੁ ਮਮ ਭਰੀ'। 

ਅਬਿ ਚਲੌ ਹਮ ਭੀ ਦਰਸੀਏ, 
ਮਨਿ ਸ਼ਕਤਿ ਪਰਖਨ ਕੀ ਧਰੀ। 
ਤਹਿ ਗਯੋ ਸ਼ਾਹਿ ਉਮਾਹਿ ਕੈ, 
ਨਿਜ ਸੰਗ ਜਨ ਕੁਛ ਖਾਸ ਲੈ। 
ਪੇਖਿ ਭਾਖਜੋ ਸਾਸ ਲੈ' ॥੩੯੦॥ 
ਕਰਵਾਉਂ ਦਰਸ਼ਨ ਲਾਹਿ ਪੜਦਾ, 
ਕਹਯੋ ਸਿੱਖ ਨਹਿ ਆਗਯਾ। 

ਪੁਨ ਆਪ ਸ਼ਾਹਿ ਜੁ ਲਾਹਿ 

ਪਿਖਨ ਗੁਰਿ ਮੁਖਿ ਲਾਗਯਾ। 

ਔਰ ਲੀਲ੍ਹਾ ਹੀ ਪਿਖੀ। 

ਧਰ ਮੈਂ ਦਰਾਰ ਪਤਾਰ ਲੌ', 
ਭੈਦਾਯਕੈ ਅਤਿਸੈ ਤਿਖੀ ॥੩੯੧॥ 
ਇਹਾਂ ਤੁਮ ਹੈ ਆਵਨਾ। 

ਜੋ ਜ਼ੁਲਮ ਕਰਿ ਹੈ ਦੂਖ ਭਰ ਹੈ', 
ਨਾਹਿੰਂ ਕਾਂਹਿ ਛੁਡਾਵਨਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 895 


ਪੁਨ ਇਮਾਮ ਪਿਕੰਬ੍ਰੋਂ ਕੋ', 'ਧਰਮ ਦੇ ਉਪਦੇਸ਼ਕਾਂ ਤੇ ਪੈਗ਼ੰਬਰਾਂ ਨੂੰ। 

ਪਿਖਯੋ ਸ਼ਾਹਿ ਸਦੀਨ' ਹੈ। 'ਦੁਖੀ। 

ਉਨਿ ਕਹਯੋ ਸਰਨ ਅਕਾਲ ਕੀ ਬਿਨ, 

ਨਾਹਿ ਕਿਨ ਸੁਖ ਲੀਨ ਹੈ ॥੩੯੨॥ 

ਸੁਨਿ ਪੇਖਿ ਸ਼ਾਹਿ ਸ ਭੈ' ਬਿਯਾਕੁਲ 

ਭਯੋ, ਮੁਖ ਕੁਮਲਾ ਗਯੋ। 

ਚਲਗੌ ਪ੍ਰਸੀਨਾ ਬਦਨ ਤੈ, 

ਗੁਲ ਸਰਸ ਸਰਸੋਂ ਕੇ ਭਯੋ'। 'ਚਿਹਰੇ ਤੇ ਮੁੜ੍ਹਕਾ ਚਲਣ ਲੱਗ ਪਿਆ (ਤੇਰੰਗ) ਸਰ੍ਹੋਂ ਦੇ ਫੁੱਲ 
ਵਰਗਾ (ਪੀਲਾ) ਹੋ ਗਿਆ। 


ਬਿਨ ਹੋਸ਼ ਪਿਖਿ ਸਬਿ ਤੱਜਬ ਹੋਏ, 
ਗਿਰਤਿ ਕਰਜੋ ਸੰਗੀਆਂ। 

ਗੁਰੁ ਪਾਸ ਕਰਿ ਅਰਦਾਸ ਸ਼ਾਹਿ, 
ਗੁਨਾਹਿ ਮਾਫੀ ਮੰਗੀਆ ॥ ੩੯੨ ॥ 
ਪੁਨ ਪਾਲਕੀ ਮੈਂ ਪਾਇ ਬਾਹਰ 
ਲਯਾਇ ਕੀਨ ਉਪਾਇ ਜੋ। 


ਤਬਿ ਹੋਸ਼ ਆਈ ਕਹਿ ਸੁਨਾਈ, 
ਗੁਰੂ ਠੀਕ ਖੁਦਾਇ ਥੌਂ। 

ਪੜਦਾ ਉਠਾਈ ਕੇਰ ਪਾਈ 
ਸਜ਼ਾ, ਤੱਜਬ ਪੇਖ੍ਯੋ। 

ਸਹਿ ਸ਼ਾਹਿ ਨ੍ਿਪ ਉਮਰਾਇ ਸਥਿ ਨੇ, 
ਗੁਰੂ ਸਮਰਥ ਲੇਖਯੋ ॥ ੩੯੪ ॥ 
ਕਰਿ ਬਿਵਾਂਨ ਮਹਾਨ ਹੈ। 

ਕਰਿ ਭਜਨ ਕੀਰਤਨ ਫੂਲ ਬਰਖਾ, 
ਚਿਖਾ ਚੰਦਨ ਠਾਂਨ ਹੈ'। 
ਸਿਸਕਾਰ ਕੀਨੋ ਬਿਧੀ ਯੁਤ, 

ਸਬਿ ਨੈਨ ਤੈ ਜਲ ਡਾਰ ਹੈ। 

ਉਸ ਦੇਹਰੇ ਕਾ ਨਾਮ, 

ਬਾਲਾ ਸਾਹਿਬੰ ਉਚਾਰ ਹੈਂ ॥੩੯੫॥ 
ਜਹਿੰ ਨ੍ਰਿਪ ਕੇ ਘਰ ਰਹੇ ਥੇ, 





896 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਬੰਗਲਾ ਜੀ ਨਾਮ ਹੈ। 

ਸੁਨਿ ਹਹਿਰ' ਪਰਗੋ ਸ਼ਹਿਰ ਮੈਂ, 
ਦੁਖ ਗਹਿਰ ਲੇ ਜਾਨ ਆਮ ਹੈ'। 
ਗੁਰੂ ਅਥੇ' ਸੂਰਜ ਧਰਮ ਕੇ, 

ਨਰ ਨਾਰਿ ਦੁਖਤਿ ਸੁਨਾਵਹੀਂ। 

ਨਰ ਆਇ ਥਿਰ, ਗੁਰਬਖਸ਼ ਢਿਗ, 


ਗੁਨ ਗਨ ਸੁ ਗੁਰ ਕੇ ਗਾਵਹੀਂ ॥ ੨੯੬॥ 


ਮਿਲਿ ਤੀਆ ਮਾਤਾ ਪਾਸ ਆਵੈਂ, 
ਨਹਿਂ ਰੁਦਨ' ਸਯਾਪਾ ਮਾਤ ਕੈ?। 
ਧਰਿ ਧੀਰ ਗਿਯਾਨ ਵਿਰਾਗ ਕੀ, 
ਅਨੁਰਾਗ ਯੁਤ' ਬਹੁ ਬਾਤ ਕੈ?। 
ਪੁਨ ਇਸ਼ਟ ਨਿਜ ਗੁਰੁ ਅਸ਼ਟ ਕੀ, 
ਬਹੁ ਗਾਥ ਸਿਰਿਸ਼ਟ ਸੁਨਾਵਤੀ। 

ਫਿਰ ਬੂਝਨੇ ਪਰ ਤੀਆ ਕੇ, 

ਨਿਜ ਪੂਤ ਕੀ ਯੋ ਗਾਵਤੀ ॥੩੯੭॥ 
ਸਰ ਬਰਸ' ਪੈ? ਦੋ ਮਾਸ, 

ਉਨਤੀ ਦਿਵਸ ਕੇ ਥੇ ਗੁਰੁ ਭਏ। 

ਦੋ ਬਰਖ ਪੈ ਸਰ ਮਾਸ', 

ਉਨਤੀ ਦਿਯੋਸ ਗੁਰੁਤਾ ਕਰਿ ਗਏ। 
ਸਤ ਬਰਖ ਪੈ ਅਠ ਮਾਸ, 

ਦਿਨ ਅਠਬੀਸ ਆਯੂ' ਸਬਿ ਭਈ। 
ਅਬਿ ਬਿਕੁੰਠ ਸੁਜਾ ਲਈ' ॥ ੩੯੮ ॥ 
ਮਮ ਮੋਹ ਮਾਯਾ ਦੂਰ ਕਰਿ, 

ਦੈ ਗਏ ਅੰਤਹਿ' ਗਯਾਨ ਹੈ। 

ਅਬਿ ਇਸੀ ਤੇ ਮੈਂ ਮਗਨ ਰਹਿੰ ਹੈਂ, 
ਭਜਨ ਮੈਂ ਸੁਖ ਜਾਨ ਹੈ'। 

ਇਮ ਮਾਤ ਤੈ ਸੁਨਿ ਬਾਤ ਤੀਆ', 
ਜਾਤ ਨਿਜ ਨਿਜ ਧਾਮ ਹੈਂ। 


'ਕਾਂਬਾ ਭਾਵ ਹਾਹਾਕਾਰ। 
'ਸਾਰੇ ਲੋਕਾਂ ਨੇ ਬਹੁਤਾ ਦੁੱਖ ਲਿਆ ਭਾਵ ਮੰਨਿਆ। 
'ਛਿਪ ਗਏ। 


'ਰੋਣਾ। “ਕੀਤਾ। 


'ਪ੍ਰੈਮ ਸਹਿਤ। “ਕਰਦੇ ਹਨ। 


'ਪੰਜ ਸਾਲ ਤੋਂ। ?ਉੱਪਰ। 


'ਪੰਜ ਮਹੀਨੇ। 


!ਉਮਰ। 


'ਸੱਚਖੰਡ ਦੀ ਚੰਗੀ ਜਗ੍ਹਾ ਲੈ ਲਈ ਭਾਵ ਜੋਤੀ ਜੋਤ ਸਮਾ ਗਏ। 


'ਅੰਤ ਦੇ ਸਮੇਂ। (ਅ) ਅੰਤਹਕਰਣ ਵਿੱਚ। 


'ਜਾਣਿਆ ਹੈ। 
'ਇਸਤ੍ਰੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 897 


ਆਪਸ ਮਾਂਹਿ ਕਹਿਤ ਤਮਾਮ ਹੈਂ ॥੩੯੯॥ 


ਗੁਰੁ ਘਰ ਦ੍ਰੋਹੀ' ਪਾਤਕੀ”, 
ਕੁਲ ਘਾਤਕੀ' ਰਮਰਾਇ ਹੈ। 
ਇਨ ਸਾਪ' ਦੀਨੋ ਬੁਰਾ ਕੀਨੋ, 
ਆਪ ਭੀ ਦੁਖ ਪਾਇ ਹੈ। 

ਇਮ ਨਿੰਦ ਹੈਂ ਸਥਿ ਰਾਮਰਾਏ, 
ਨਾਰਿ ਨਰ ਕਰਿ ਯਾਦ ਹੈਂ। 
ਇਤ ਬਿਧੀ ਬੈਦਕ ਲੋਕਕੈ 


ਕਰਿ ਸਤ੍ਮੀ ਲੌ ਆਦਿ ਹੈਂ! ॥੪੦੦॥ 


ਜਬਿ ਮਾਤ ਤਯਾਰੀ ਕਰੀ, 
ਕੀਰਤਪੁਰੀ ਕੇ ਦਿਸ ਤੁਰਨ ਕੀ। 
ਤਬਿ ਭੂਪਰਾਨੀ ਬਿੱਤ' ਬਹੁ ਦਿਯ, 
ਔਰ ਸੰਗਤਿ ਗੁਰੁਨ ਕੀ'। 

ਚਲਿ ਮਾਤ ਕੀਰਤਪੁਰ ਅਈ, 
ਭ੍ਰਿਤ' ਸਿਖ ਮਸੰਦਨ ਸੰਗਿ ਹੈ। 
ਅਤਿ ਭੌ ਬਿਖਾਦ ਨ ਜਾਇ ਬਰਨਾ', 
ਛਯੋ ਕਰੁਨਾਰੰਗ ਹੈ' ॥ ੪੦੧॥ 
ਸੁਨਿ ਦੇਸ ਦੇਸੋਂ ਸਿੱਖ ਸਬੰਧੀ, 
ਅਰ ਮਸੰਦੀ ਲੋਕ ਹੈ। 

ਚਲਿ ਆਵਹੀਂ ਪੁਰ ਕੀਰਤੇ, 
ਬਿਸਤੀਰਤੇ' ਮਗਿ ਸੋਕ ਹੈ। 

ਪਰ ਕਿਸ਼ਨ ਕੌਰਾ ਮਾਤ ਸਾਹਿਬ, 
ਦੁਖਤਿ ਸਬਿਨਿ ਬਿਲੋਕ ਹੈੱ”। 


ਕਰਤਿ ਸਿੱਖਨਿ ਬਿਸੋਕ ਹੈਂ! ॥੪੦੨॥ 
ਹਰਿ ਕ੍ਰਿਸ਼ਨ ਗੁਰੁ ਬਪੁ' ਕ੍ਰਿਸ਼ਨ ਬਿਸ਼ਨ, 


ਸਰੂਪ ਨਿਸਚੇ ਧਾਰ ਕੈ। 
ਤਿਹ ਗਾਥ ਕਰਿ ਸੰਛੇਪ ਗਾਈ, 


'ਵੈਰ ਕਰਨ ਵਾਲਾ। “ਪਾਪ ਕਰਨ ਵਾਲਾ। 
'ਕੁਲ ਦਾ ਨਾਸ ਕਰਨ ਵਾਲਾ। 
'ਸ੍ਰਾਪ। 


'ਏਥੇ ਭਾਵ ਦਿੱਲੀ ਵਿੱਚ ਸਤਾਰਵੀਂ ਤੱਕ ਦੀਆਂ ਵੇਦਕ 
(ਧਾਰਮਕ) ਅਤੇ ਲੌਕਕ (ਸਮਾਜਕ) ਆਦਿਰਸਮਾਂ (ਪੂਰੀਆਂ) 
ਕਰਕੇ। 


'ਧਨ। 
'ਅਤੇ ਗੁਰਾਂ ਦੀਆਂ ਸੰਗਤਾਂ ਨੇ (ਵੀ ਧਨ ਦਿੱਤਾ)। 


'ਸੇਵਾਦਾਰ। 
'ਬਹੁਤਾ ਦੁੱਖ ਹੋਇਆ ਜੋ ਕਿਹਾ ਨਹੀਂ ਜਾ ਸਕਦਾ। 
(ਸਾਰੇ) ਸੋਗ ਦਾ ਰੰਗ ਫੈਲ ਗਿਆ। 





898 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਵਿ ਬਿਛੇਪ ਨਿਵਾਰ ਕੈ'। 'ਕਵੀ ਨੇ ਘਬਰਾਹਟ ਦੂਰ ਕਰ ਕੇ ਭਾਵ ਇਕਾਗਰ ਚਿੱਤ ਹੋ ਕੇ। 
ਧਰਿ ਨੇਮ ਪੇਮ ਜੁ ਸੁਨੈ ਪਢਿ ਹੈ, 
ਖੇਮ ਸਰਬ' ਸੁ ਪਾਇ ਹੈ। ਸਾਰੀਆਂ ਮੁਕਤੀਆਂ। 
ਧਰਿ ਗਰਜ਼' ਲਰਜ਼? ਸੁ ਅਰਜ਼ ਕਰਿ, ਇੱਛਾ ਕਰ ਕੇ। “ਕੰਬ ਕੇ ਭਾਵ ਭੈ ਨਾਲ। 
ਗੁਰੁ ਪੰਥ ਪੈ ਬਹੁ ਭਾਇ' ਹੈ ॥੪੦੩॥ 'ਬਹੁਤ ਪ੍ਰੇਮ ਨਾਲ। 
ਦਾਨ ਚਾਹਿ ਬਿਗਯਾਨ' ਹੈ। 'ਪਰਤੱਖ ਗਿਆਨ। 
ਦਿਢ ਚਹਿਤ ਕਹਿਤ ਸੁ ਰਹਿਤ', 'ਕਹਿਣੀ ਤੇਰਹਿਣੀ ਪੱਕੀ ਭਾਵ ਸੱਚੀ ਚਾਹੁੰਦਾ ਹਾਂ। 
ਬਾਰੰਬਾਰ ਧਰਿ ਗੁਰੁ ਧਯਾਨ ਹੈ ॥੪੦੪॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਅਸਟਮ ਗੁਰੁ ਪ੍ਰਸੰਗ ਸਮਾਪਤੰ 
ਨਾਮ ਬੱਤੀਸਮੇ” ਬਿਸ੍ਰਾਮ ॥ ੩੨॥ 


“ਏਥੇ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ ੪੨੭ ਤੇ ਚੌਤੀਸਮੋਂ ਬਿਸੁਾਮ ਛਪਿਆ ਹੋਇਆ ਹੈ ਪਰ ਸਾਡੇ ਹਿਸਾਬ ਨੰ: ੩੨ ਹੀ 
ਬਣਦਾ ਹੈ। ਇਸ ਦੇ ਕਾਰਨ ਤੋਂ ਜਾਣੂ ਹੋਣ ਲਈ ਦੇਖੋ ਬਿਸ੍ਰਾਮ ੩੨ ਦੇ ਅੰਕ ੧੧੮ ਦੇ " ਨਿਸ਼ਾਨ ਦੀ ਪੈਰ ਟੂਕ। । 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 899 


੩੩. (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕਥਾ-ਆਰੰਭ) 


੫ 


ਦੋਹਰਾ: 

ਸੀ ਅੰਗਦ ਗੁਰੁ ਅੰਗ ਕਰਿ, 

ਉੱਤਮੰਗ ਧਰਿ ਅੰਗਿ'। ਸ੍ਰੀ ਗੁਰੂ ਅੰਗਦ ਦੇਵ ਜੀ (ਉਨ੍ਹਾਂ ਦਾਸਾਂ) ਦਾ (ਅੰਗ) ਪੱਖ 
ਕਰਦੇ ਹਨ (ਜਿਹੜੇ) (ਉੱਤਮੰਗ) ਉੱਤਮ ਉਪਦੇਸ਼ (ਆਪਣੇ) 
(ਅੰਗ) ਹਿਰਦੇ ਵਿੱਚ ਧਾਰਦੇ ਹਨ। 

ਹਰੈਂ ਕੁਰੰਗ ਸੁਢੰਗ ਕੈ, 

ਜਨ ਉਮੰਗ ਦੈ ਚੰਗ' ॥੧॥ (ਜਿਹੜੇ) ਚੰਗੇ ਢੰਗ ਨਾਲ ਖੋਟਾਰੰਗ ਨਾਸ਼ ਕਰਦੇ ਹਨ (ਉਨ੍ਹਾਂ) 
ਦਾਸਾਂ (ਨੂੰ) ਚੰਗਾ ਉਤਸ਼ਾਹ ਦੇਂਦੇ ਹਨ। 

ਨਵਮ ਗੁਰੂ ਕੇ ਚਰਿਤ ਅਬਿ, 

ਬਰਨਨ ਕਰਤਿ ਕਵੀਸ। 

ਹਰਤਿ ਦੂਖ ਸਬਿ ਸੁਖ ਭਰਤਿ', 'ਸਾਰੇ ਸੁੱਖਾਂ ਨਾਲ ਭਰ ਦੇਂਦੇ ਹਨ। 

ਧਰਤਿ ਜੁ ਬਿਸ੍ਹੈ ਬੀਸ' ॥੨॥ 'ਨਿਸਚੇ ਨਾਲ। 


ਸ਼੍ਯਾ 


ਮਿਤ ਖੋੜਸ ਸੈ ਸਤ ਆਠ, 
ਬਿਸਾਖ ਵਦੀ ਸਰ ਸ਼ੁਕੁਵਾਰੈਂ'। 'ਸੰਮਤ ੧੬੭੮ (ਬਿ.) ਵਿਸਾਖ ਵਦੀ ੫. ਸ਼ੁਕਰਵਾਰ 


(ਦਿਨ)। 
ਧਾਮ ਗੁਰੂ ਹਰਿਗੋਵਿੰਦ ਨਾਨਕੀ ਮਾਤ, 
ਸੁਧਾ ਸਰ ਮਾਹਿ ਵਿਚਾਰੈਂ। 
ਭਾਰ ਧਰਾ ਹਰਬੇ', ਕਰਬੇ ਹਿਤ ।ਧਰਤੀ ਦਾ ਭਾਰ ਨਾਸ ਕਰਨ ਵਾਸਤੇ। 
ਸਿੱਖਨਿ ਕੀ ਕਲਿਆਨ ਉਦਾਰੈਂ। 
ਤੇਗ ਬਹਾਦਰ ਚਾਦਰ ਹਿੰਦ', ਹਿੰਦ ਦੀ ਇੱਜ਼ਤ ਦੇਰਾਖੇ। 
ਦਨਿੰਦ ਮਨਿੰਦ' ਭਏ ਅਵਤਾਰੈਂ ॥੩॥ 'ਸੂਰਜ ਵਾਂਗ। 
ਜਾਂ ਦਿਨ ਤੈ ਹਰਿ ਗੋਵਿੰਦ ਜੂ ਗੁਰੁ, 
ਜੋਤਹਿ ਜੋਤਿ ਮਿਲੇ ਦਿਨ ਤਾਸੈਂ'। ।ਉਸੇ ਦਿਨ ਤੋਂ। 
ਨਾਨਕੀ ਮਾਤ ਸਪੁਤ ਸਪੁਤ', 'ਨੇਕ ਤੇ ਪਵਿੱਤਰ ਪੁੱਤੁ ਦੇ ਸਹਿਤ। 
ਤਜਯੋ ਪੁਰ ਕੀਰਤਿ ਹੋਇ ਉਦਾਸੈਂ। 
ਬਯਾਸ ਨਦੀ ਤਟ ਪੱਛਮ ਜਾਇ, 
ਬਕਾਲਹਿ ਗ੍ਰਾਮ ਵਿਖੈ ਲਿਯ ਵਾਸੈਂ। 
ਰੋਜ ਉਡੀਕਤ ਸੋ ਦਿਨ, ਜੋ 
ਬਰ ਪੂਤ ਹਿਤੈ, ਪਤਿ ਦੀਨਹੁ ਖਾਸੈਂ' ॥੪॥ ਜਿਹੜਾ ਵਰ ਪਤੀ (ਸਹੀ ਗੁਰੂ ਹਰਿਗੋਬਿੰਦ ਸਾਹਿਬ ਜੀ) ਨੇ 





900 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੈ ਨਿਜ ਆਯੁਧ ਮਾਲ' ਰੁਮਾਲ, 
ਕਹਸੋਂ ਗੁਰੁ ਥਾ ਤਿਸ ਕੋ' ਇਮ ਠੀਕੈ। 
ਆਵਹਿਗੀ ਗੁਰੁਤਾ, ਕਬਹੂੰ 

ਤੁਮਰੇ ਸੁਤ ਪੈ, ਤਬਿ ਦੀਜੀਓ ਈਕੈ'। 
ਸੋ ਧਰਿ ਆਸ ਨਿਵਾਸ ਕਰੈ, 

ਰਖਿ ਪਾਸ ਪਤੋਹੂ ਸਪੂਤਹਿ ਜੀ ਕੈ'। 
ਸੇਵ ਕਰੈਂ ਸਿਖ ਦੇਸਿ ਬਸੇਸਹਿ”, 
ਜਾਂਨ ਗੁਰੂ ਪਤਨੀ ਸੁਤ ਨੀਕੈ ॥੫॥ 
ਸੋ ਸਰਬੱਗ ਗੁਰੂ ਲਖਿ ਆਠਮ, 

ਬਾਬਾ ਬਕਾਲਹਿ ਭਾਖ ਸੁਨਾਈ। 

ਜੋ ਸੁਨ ਸੋਢੀ ਸਬੈ ਖੁਦ ਹੀ, 

ਗੁਰੁ ਥਾਪਿ' ਨਿਜੈ, ਥਪਿ” ਮੰਜੀਆਂ ਬਾਈ। 
ਦੈ ਧਨਿ ਪ੍ਰੇਰ ਮਸੰਦ ਲਏ, 

ਮਤਿ ਮੰਦ ਭਏ ਤਿਨ ਕੇ ਅਗਵਾਈ'। 
ਲਯਾਵਤ ਸਿੱਖਨ ਕੋ ਵਹਿ ਪੇ੍‌ਰਿ, 
ਝੁਕਾਇ ਦਿਲਾਵਤ ਭੇਟ ਮਹਾਂਈ ॥੬॥ 
ਰੌਰ ਰਹਯੋ ਇਸ ਤੌਰ ਤਬੈ, 

ਗੁਰੁ ਗੋਰ' ਭਯੋ ਜਬਿ ਲੌ ਇਕ ਨਾਹੀ। 
ਬਿਦਤੈਂ' ਗੁਰੂ ਵੀਚ ਬਕਾਲਹਿ ਕੇ, 
ਸਿਖ ਜਾਨਿ ਇਹੈ ਚਲਿ ਆਇ ਤਹਾਂਹੀ। 
ਹਾਥ ਚਢੇ ਸਿੱਖ ਠੱਗਨ ਕੇ, 

ਯਹਿ ਠੱਗ ਮਸੰਦ ਗੁਰੂ ਠੱਗਵਾਹੀ'। 
ਦੰਭ ਪਖੰਡ ਰਚੈਂ ਨਿਤ ਸੋ ਬਹੁ, 

ਲਾਇ ਬਹੈਂ ਹਿਤ ਸਿੱਖਨਿ ਫਾਹੀ ॥ ੭॥ 
ਉਚਰੈਂ ਢੁਚਰੈਂ ਇਕ ਏਕ ਬਿਹੱਦੀ'। 


ਨਾ ਇਸ ਮੈਂ ਸ਼ਕਤੀ ਭਗਤੀ ਕੁਛ, 
ਔਰ ਸੁਕਰਮ ਨ ਕੀਨਹੁ ਕੱਦੀ। 


ਪੁੱਤ੍ਹ ਵਾਸਤੇ ਆਪ ਦਿੱਤਾ ਸੀ। 
।ਆਪਣੇ ਸ਼ਸਤ੍ਰ ਤੇ ਮਾਲਾ। 
ਮਾਤਾ ਨਾਨਕੀ ਜੀ ਨੂੰ। 
'ਇਨ੍ਹਾਂ (ਚੀਜ਼ਾਂ) ਨੂੰ। 


'ਨੂੰਹ ਤੇ ਸਪੁੱਤਰ (ਸ੍ਰੀ ਗੁਰੂ ਤੇਗ ਬਹਾਦਰ) ਜੀ ਨੂੰ। 
'ਬਹੁਤੇ ਦੇਸਾਂ ਦੇ। 


'ਬਣ ਕੇ। ?ਬਣਾ ਕੇ। 


'ਆਗੂ ਭਾਵ ਮਸੰਦ। 


'ਵੱਡੇ ਗੁਰੂ (ਭਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ)। 
ਪ੍ਰਗਟ ਹੋਣਗੇ। 


(ਉਨ੍ਹਾਂ ਦੇ) ਗੁਰੂ ਵੀ ਠੱਗ ਹਨ। 


'ਇਕ ਤੋਂ ਇਕ (ਬਿਹੱਦੀ) ਬਹੁਤੀਆਂ (ਢੁਚਰੈਂ) ਹੁੱਜਤਾਂ 


ਕਹਿੰਦੇ ਭਾਵ ਕਰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 901 


ਬਾਯ ਕੈ ਮੂੰਹਨ ਲਾਯਕੈ' ਚਾਯ ਕੈ, 
ਆਇ ਕੈ ਲਾਇ ਕੈ ਬੈਠਹੁ' ਗੱਦੀ। 
ਯਾ ਬਿਧਿ ਨਿੰਦਤ ਦੂਸਰਿ ਕੋ ਇਕ, 
ਚਿੰਦਤ ਫੇਰ' ਮਹਾਂ ਜਢ ਗੱਦੀ? ॥੮॥ 
ਜੇਤਕ ਲੋਗ ਲਵਾਰ' ਜਿਸੈ ਢਿਗ, 

ਥੇ ਛਲ ਐ ਥਲ ਮੈ ਪਰਮੱਦੀ'। 

ਕੋ ਇਕ ਕੋਸ ਦੁ ਕੋਸ ਕਿ ਚਾਰ, 
ਮਿਲੈਂ ਸਿੱਖ ਕੋ ਕਿਤ ਜਾਇ ਅਗੱਦੀ'। 
ਖੈਂਚਤਿ ਏਕ ਤਈਂ ਦਸ ਪਾਂਚਕ, 
ਬਾਚਕ ਦੂਸਰਿ ਦੂਸਰਿ ਬੱਦੀ'। 

ਏਹੁ ਗੁਰੂ ਬਡ, ਔਹ ਗੁਰੂ ਬਡ, 

ਆਹ ਗੁਰੂ ਬਡ, ਵਾਹ ਏਹ ਗੱਦੀ' ॥ ੯ ॥ 
ਪਾਵਤਿ ਜੋ ਬਲ ਲਯਾਵਤਿ ਸੋ ਖਿਚਿ, 
ਭੇਟ ਦਿਲਾਵਤਿ ਪਾਵਤਿ ਅੱਧੀ। 

ਖਾਸ ਗੁਰੂ ਜਬਰੋ ਜਬਰੀ, 


ਸਿਖ ਕੋ ਸੂਤ ਫੂੰਕਤ ਮੰਤ ਸਤੱਦੀ'। 


ਦੈ ਪਰਸਾਦਿ ਬਿਵਾਦ' ਸੁਨਾਇ, 

ਲਿਖੈਂ ਹਿੱਤ ਯਾਦ ਤਿਸੈ ਕੁਲ ਜੱਦੀ'। 
ਵਾਹਿ ਮੁਸਾਹਿਬ ਸਾਹਿਬ ਗਾਦਿਨ', 
ਆਹਿ ਬਿਸ਼ਰਮ ਸ਼ਿਤਾਂਨ ਮੁਸੱਦੀ' ॥੧੦॥ 
ਯੌਂ ਜਬਿ ਸੋਢਿਨਿ ਸੂਰਜ ਮੱਲ, 

ਪ੍ਰਿਥੀ ਸਸਿ ਪੌਤ੍ਰ' ਧੀਰ ਸੁ ਮੁੱਲੂ”। 
ਨਾਦਰ ਸੀ ਗਰਦੀ' ਇਨ ਕਾਦਰ”, 
ਡਾਰ ਰਖਯੋ ਗੁਰਿ ਸਿੱਖੀ ਮੈਂ ਹੁਲੂ'। 
ਜੇਤਕ ਸਿੱਖ ਹੁਤੇ ਸਿਦਕੀ, 

ਵਹਿ ਆਵਤਿ ਨਾਹਿ ਕਬੀ ਤਹਿ ਭੁਲੂ'। 
ਜਾਂਨ ਰਖਯੋ ਰਵਿ ਏਕ ਗੁਰੂ' 


ਪ੍ਰਗਟੈਂ, ਦਬ ਜੈਂਹਿ ਨਿਸਾਚਰ ਉਲੂ' ॥੧੧॥ 


'ਮੂੰਹਾਂ ਨੂੰ ਅੱਡ ਕੇ ਲਾਇਕ ਬਣ ਕੇ ਤੇ ਚਾਅ ਨਾਲ। 
'ਬੈਠਾ ਹੈ। 


'ਫੇਰ ਉਸਤਤ ਕਰਦਾ ਹੈ। “ਹਾਂ ਮੂਰਖ ਤੇ ਨੀਚ। 
'ਬਕਵਾਦੀ। 
'ਪਾਗਲ (ਅ) ਹੌਕਾਰੀ। 


'ਆਪ ਗੁਰੂ ਬਦੋ ਬਦੀ ਸਿੱਖ ਦੇ ਕੰਨਾਂ ਵਿੱਚ (ਸਤੱਦੀ) ਧੱਕੇ 
ਨਾਲ ਮੰਤ੍ਰ ਸੁਣਾ ਦੇਂਦਾ ਹੈ। 

'ਉਪਦੇਸ਼। 

'ਪਿਉਂ ਦਾਦੇ ਦੀ ਕੁਲ। 

'ਉਨ੍ਹਾਂ ਦੇ ਸਾਥੀ ਵੱਡੇ ਗਧੇ ਹਨ। 

'ਮੁਨਸ਼ੀ, ਕਲਰਕ। 


ਪ੍ਰਿਥੀ ਚੰਦ ਦਾ ਪੋਤ੍ਹਾ। “(ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ 
ਵੱਡਾ ਭਰਾ) ਧੀਰ ਮੱਲ। 

'ਹਲਚਲੀ। “ਵੱਡੀ। 

'ਹੁੱਲੜ ਪਾਰੱਖਿਆ ਹੈ। 


'ਡੁੱਲ ਕੇ ਵੀ। 

'ਇਕ (ਦਿਨ) ਗੁਰੂ ਰੂਪ ਸੂਰਜ। 

'ਰਾਤ ਨੂੰ ਫਿਰਨ ਵਾਲੇ ਉਲੂਆਂ (ਵਾਂਗ ਦੰਭੀ ਗੁਰੂ) ਦਬ 
ਜਾਣਗੇ। 





902 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੇਖਿ ਸ਼ਰੀਕਨ ਕੋ ਪੁਜਵਾਵਤਿ, 
ਨਾਨਕੀ ਮਾਤ ਸੁਤੈਂ ਢਿਗ ਆਈ। 
ਬੈਠਿ ਸਮੀਪ ਮਹਾਂ ਮਧੁਰੇ, ਪ੍ਰਿਯ 
ਵਾਕਨ ਸੋਂ ਸਮਝਾਵਤਿ ਮਾਈ। 

ਹੇ ਸੁਤ ! ਤੌਰ ਪਿਤਾ ਬਰ ਕੋ ਧਰਿ ਕੈ', 
ਗੁਰੁ ਆਠਮ ਠੀਕ ਜਨਾਈ'। 


ਸਾਚ ਗੁਰੂ ਤੁਮ ਕਯੋਂ ਬਿਦਤੋ ਨਹਿਂ', 


ਕੂਰ ਗੁਰੂ ਬਨ ਹੈਂ ਬਹੁ ਭਾਈ' ॥ ੧੨॥ 
ਮੈਂ ਪਤਿ ਪੰਤਰ' ਐ ਪਰਪੌਤ੍ਰ” 


ਕੇ, ਸਬਿ ਲੱਖਨ ਨੈਨਿ ਨਿਹਾਰੇ। 
ਤੱਗ' ਗੁਨੱਗ? ਸੁਬੱਗ' ਤ੍ਰਿਕਾਲੱਗ'' 
ਜੱਗ ਲਖੈਂ ਸੁਖ ਅੱਗ ਭੁਤਾਰੇ'। 
ਧੀਰ ਧਰਾ ਸਮ' ਧਰਮ ਧੁਰੰਧਰ?, 
ਬੀਰ ਗੰਭੀਰ ਸਲੱਜ' ਉਦਾਰੇ। 

ਸੋ ਸਬਿ ਲੱਖਨ ਹੈਂ ਤੁਮ ਮੈਂ, 


ਗੁਰੁ ਐ ਅਵਤਾਰਨ ਕੇ ਜੁ ਅਪਾਰੇ ॥ ੧੩॥ 


ਪੂਰਨ ਚੰਦ ਗੁਰੂ ਨਿਰਖੇ ਬਿਨ', 
ਸਿੱਖ ਚਕੋਰ ਮਹਾਂ ਦੁਖ ਪੋਹੈਂ”। 
ਸੇਵਕ ਕੋਕ ਬਿਸੋਕ ਭਵੈਂ!, ਸਿਖ 
ਕੌਲ ਖਿਰੈਂ ਰਵਿ ਪੇਖਿ ਤੁਮੋ ਹੈ। 
ਬਯਾਕੁਲ ਸੰਗਤਿ ਏਕ ਗੁਰੁ ਬਿਨ, 
ਹੀਨ ਫਨੀ ਮਨਿ ਮੀਨ ਜਲੇ ਹੈ”। 


ਹੇਤ ਪਰੋ ਉਪਕਾਰ ਤੁਮਾਰ, 


ਭਯੋ ਅਵਤਾਰ ਪੁਰਾ ਗੁਰੁ ਸੋਂ ਹੈ' ॥੧੪॥ 


ਸੂਰ ਸਸੀ ਉਪਕਾਰ ਹਿਤੈ, 
ਨਿਸ ਦਯੋਸ ਫਿਰੈਂ ਸਹਿ ਮੰਡਲ ਤਾਰੇ। 
ਤਾਰੇ ਅਨੰਤ ਸ੍ਰੀ ਭਗਵੰਤ, 


'ਹੇ ਪੁੱਤ੍ਰ ਤੁਹਾਡੇ ਪਿਤਾ ਦੇ ਵਰ ਨੂੰ (ਮੁਖ) ਰੱਖ ਕੇ। 

'ਚੰਗੀ ਤਰ੍ਹਾਂ ਜਣਾ ਗਏ ਹਨ ਭਾਵ ਸਮਝਾ ਗਏ ਹਨ। 
'ਪ੍ਗਟ ਕਿਉਂ ਨਹੀਂ ਹੁੰਦੇ। 

'ਬਹੁਤ ਤਰ੍ਹਾਂ 

ਪੜੇ (ਸ੍ਰੀ ਗੁਰੂ ਹਰਿਰਾਇ ਸਾਹਿਬ ਜੀ)। “ਪੜਖੌਤਰੇ (ਸਹੀ ਗੁਰੂ 
ਹਰਿ ਕ੍ਰਿਸ਼ਨ ਸਾਹਿਬ ਜੀ)। 


'ਤੱਤ ਦੇ ਜਾਣੂ। “ਗੁਣਾਂ ਦੇ ਜਾਣੂ। “ਸਾਰਿਆਂ ਦੇ ਜਾਣੂ। ''ਤਿੰਨਾਂ 
ਸਮਿਆਂ ਦੇ ਜਾਣੂ। 

'ਜਗਤ ਦੇ ਸੁਖਾਂ ਨੂੰ ਭੂਤਾਂ ਦੀ ਅੱਗ ਵਾਂਗ (ਖਿਨ ਭੰਗਰ) 
ਜਾਣਦੇ ਸਨ। 

'ਧੀਰਜ ਧਰਤੀ ਵਾਂਗ। “ਧਰਮ ਦੇ ਆਸਰਾ ਰੂਪ। 


'ਲੱਜਿਆ ਸਹਿਤ। 


'ਦੇਖੇ ਤੋਂ ਬਿਨਾਂ। 

'ਪਰਤੀਤ ਕਰਦੇ ਹਨ, ਮਹਿਸੂਸ ਕਰਦੇ ਹਨ। 
'ਸੇਵਕਾਂ ਰੂਪ ਚਕਵੇ ਅਨੰਦ ਹੋ ਜਾਂਦੇ ਹਨ। 
'ਸੂਰਜ ਵਾਂਗ ਤੁਹਾਨੂੰ ਵੇਖ ਕੇ। 


ਜਿਵੇਂ ਮਣੀ ਬਿਨਾਂ ਸੱਪ ਤੇ ਪਾਣੀ ਤੋਂ ਬਿਨਾਂ ਮੱਛੀ (ਵਿਆਕੁਲ 
ਹੁੰਦੀ) ਹੈ। 


'ਪਹਿਲੇ ਗੁਰਾਂ ਵਾਂਗ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 903 


ਧਰੇ ਤਨ ਬਯੰਤ ਕਲੇਸ਼ ਸਹਾਰੇ। 

ਹਾਰੇ ਨ ਸੋ ਨਿਜ ਧਰਮ ਸੰਭਾਰ, 

ਜੁ ਪਾਰਥ' ਕ੍ਰਿਸ਼ਨ ਜਯੋਂ ਉੱਦਮ ਧਾਰੇ। 
ਧਾਰੇ ਗਿਰੈਂ ਕਟਿ' ਗੰਗ ਭਗੀਰਥ, 
ਲਯਾਇ ਲਯੋ ਜਸ ਹੇਤੁਪਕਾਰੇ' ॥ ੧੫॥ 
ਕਾਰੇ' ਭਿਆਨਕ ਰਾਖਸ਼ ਕੋਟਿਕ, 
ਚੰਡਿ ਕਟੇ ਕਰ ਖੱਗ ਸੰਭਾਰੇ'। 

ਭਾਰੇ ਸਹੇ ਦੁਖ ਭੂਪ ਹਰੀ-ਸਸਿ', 

ਔਰ ਦਧੀਚ' ਸ਼ਿਵੀ” ਬਲਵਾਰੇ”। 


ਵਾਰੇ' ਸਦਾ ਤਿਨਿ ਕੇ ਜਿਨਿ ਯਾ ਜਗਿ, 
ਬਿੱਕਰਮਜੀਤ ਸੇ ਗੀਤ ਬਿਥਾਰੇ'। 
ਥਾਰੇ ਬਡੇ ਗੁਰੁ ਨਾਨਕ ਜੀ, 


ਬਹੁ ਦੇਸ ਫਿਰੇ ਹਿਤ ਹੈਂ ਉਪਕਾਰੇ ॥ ੧੬॥ 


ਤਯੋਂ ਉਪਕਾਰ ਹਿਤੈ ਬਿਦਤੋ ਤੁਮ, 
ਸੰਗਤ ਕੇ ਦੁਖ ਸ਼ੋਕ ਨਸੈ ਹੈਂ। 

ਜੋ ਗੁਰੁ ਕੂਰੁ ਬਨੇ ਗਰਜੈਂ ਗਜ', 
ਸੋ ਤੁਮ ਕੋ ਸਿੰਘ ਪੇਖਿ ਪਲੈ ਹੈ”। 
ਪੌਰਖ, ਪਾਰ ਪਤਾਰ ਪਰੈ ਹੈਂ”। 


ਖੇਤ ਉਜਾਰਨ ਵਾਰ ਕਹੋ ਮ੍ਰਿਗ, 

ਕਯੋਂ ਰਖਵਾਰਹਿ ਪੇਖਿ ਬਿਰੈ ਹੈਂ ॥੧੭॥ 
ਸੂਰ ਮਹਾਂ ਦਲ ਬਾਦਲ ਤੈਰਵਿ, 

ਤਯੋਂ ਸੁਤ ਤੂੰ ਨਹਿਂ ਕਯੋਂ ਬਿਦਤੈ ਹੈਂ। 
ਕਾਦਰ ਤੋਰ ਪਿਤਾ ਵਰ ਨਾਦਰ, 

ਕਾ ਬਰ ਹਾਦਰ ਆਦਰ ਪੈ ਹੈੱ!। 


।ਅਰਜਨ। 

'ਪਹਾੜ ਦੀ ਧਾਰਾ ਨੂੰ ਕੱਟ ਕੇ। 

'ਪਰਉਪਕਾਰ ਵਾਸਤੇ। 

(ਰੰਗ ਦੇ) ਕਾਲੇ। 

'ਹੱਥ ਵਿੱਚ ਤਲਵਾਰ ਪਕੜ ਕੇ। 

'ਹਰੀ ਚੰਦ ਰਾਜੇ ਨੇ। 

'ਸ਼ਾਂਤਿ ਦੇ ਗਰਭ ਤੋਂ ਅਥਰਵਾ ਦਾ ਪੁੱਤ ਇਕ ਵੈਦਿਕ ਰਿਸ਼ੀ। 
“ਗਾਂਧਾਰ (ਗੰਧਾਰ) ਦੇਰਾਜਾ ਉਸ਼ੀਨਰ ਦਾ ਪੁੱਤਰ ਜੋ ਪ੍ਰਸਿੱਧ 
ਦਾਨੀ ਮਹਾਰਾਜਾ ਹੋ ਗੁਜ਼ਰਿਆ ਹੈ। “ਬਲ ਵਾਲੇ। 

'ਵਾਰਨੇ ਜਾਈਏ। 


'ਜਸ ਫੈਲਾਏ। 


'ਹਾਥੀਆਂ (ਵਾਂਗ)। 
'ਸ਼ੇਰ (ਰੂਪ) ਦੇਖ ਕੇ ਦੌੜ ਜਾਣਗੇ। 


ਬਹੁਤੇ ਸੱਪ ਗਰੁੜ ਦੇ ਬਲ ਨੂੰ ਵੇਖ ਕੇ ਪਤਾਲ ਤੋਂ ਵੀ ਪਾਰ ਪੈ 
ਹਨ। _ (ਪੰਨਗ-ਸੱਪ। ਪਤੰਗ _ ਪਤੈ-ਪੰਛੀਆਂ _ ਦਾ 
ਪਤੀ=ਗਰੁੜ। ) 


'ਵੱਡੇ ਸਮਰੱਥ ਤੇ ਸੇੇਸ਼ਟ ਤੇਰੇ ਪਿਤਾ ਦਾ ਵਰ ਹਾਜ਼ਰ ਹੈ (ਜਿਸ 
ਕਰਕੇ) ਤੂੰ ਆਦਰ ਪਾਵੇਂਗਾ। 





904 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਯਾਗ ਬਹਾਦਰ ਕੀ ਇਮ ਮਾਦਰ, 
ਸਾਦਰ ਜੱਦਪਿ ਯਾ ਦਰਸੈ ਹੈੱ!। 
ਜਗ ਬਾਦਰ ਭਾਦਰ ਸਾ ਦਰਸੈ ਹੈ! ॥੧੮॥ 


ਲੇਵਨ ਦੇਵਨ ਆਪਨ ਐ ਪਰ, 

ਲਾਭ ਰੁ ਹਾਨਿ ਸਮਾਨਿ ਮਨੈ ਹੈਂ। 

ਬਾਹਰ ਖਾਨਰੁ ਪਾਨ ਕ੍ਰਿਆ ਤਨ 

ਲੌ, ਜਨ ਔਰ ਕਰਾਤ ਕਰੈ ਹੈਂ। 

ਆਧਿ ਬਿਆਧਿ ਉਪਾਧਿ ਬਿਨਾ, 

ਸਦ ਸਾਧਿ ਸਮਾਧਿ ਅਗਾਧਿ ਰਹੈ ਹੈੱ!। 
ਲੈ ਕਰਿ ਬੂੰਦ ਸ੍ਰਾਂਤਿ ਜਿਮੈਂ ਸਿੱਪਿ, 
ਸਿੰਧੁ ਅਥਾਹਿ ਉਮਾਹਿ ਬਿਰੈ ਹੈਂ ॥੧੯॥ 
ਚਾਹਿਤ ਨ ਬਿਵਹਾਰਨਿ ਲਾਗਿ ਸੁ, 
ਤਯਾਗ ਵਿਰਾਗ ਨੁਰਾਗ ਬਿਲਾਗੇ'। 

ਖੂਬ ਰਹੈਂ ਮਹਬੂਬ ਵਿਖੇ 

ਮਨਿ ਮਸਤ, ਸਮੱਸਤ ਦਿਨੈ ਨਿਸ ਪਾਗੇ'। 


ਬੈਠਿ ਇਕੰਤ ਨਿਰੰਤ' ਸੁਤੰਤ”, 

ਅਨੰਤ ਪ੍ਰਭੂ ਭਗਵੰਤਹਿ ਲਾਗੇ। 

ਤਯਾਗ ਬਹਾਦਰ ਤਾ ਮਹਿਂ ਜਾਗੇ ॥੨੦॥ 
ਮਾਂਹਿ, ਮਹਾਂਰਸੁ ਲੇਤੁ ਚਹੈ ਹੈਂ। 

ਮਾਨ ਅਪਮਾਨ ਸੁਖੈਂ ਦੁਖ ਦਾਨ, 
ਅਨਿਸ਼ਟ ਸੁ ਇਸ਼ਟ ਜਰਾ ਨ ਜਨੈ ਹੈੱ”। 


ਆਤਪ ਸੀਤ' ਨ ਦੇਹ ਬਜਾਪਤ, 
ਜਾਪਤ ਜਾਪ ਅਜਪਾਰਹੈ ਹੈਂ। 
ਬੋਲਨ ਡੋਲਨ' ਰੋਵਨ ਹੱਸਨ, 


ਮਾਤਾ ਜੀ ਭਾਵੇਂ ਆਦਰ ਸਹਿਤ ਇਸ ਤਰ੍ਹਾਂ ਦਰਸਾ ਰਹੇ ਹਨ। 


'ਹਿੰਦ ਦੀ ਇੱਜ਼ਤ ਦੇਰਾਖੇ ਸਤਿਕਾਰ ਯੋਗ ਸ੍ਹੀ ਗੁਰੂ ਤੇਗ਼ 
ਬਹਾਦਰ ਜੀ ਨੇ ਜਗਤ ਨੂੰ ਭਾਦਰੋਂ ਦੇ ਬੱਦਲਾਂ ਵਾਂਗ (ਖਿਨ 
ਭੰਗਰ) ਦੇਖਿਆ ਹੈ। 


'ਪ੍ਰੈਮ ਵਿੱਚ ਵਿਸ਼ੇਸ਼ ਕਰ ਕੇ ਲੱਗੇ ਰਹਿੰਦੇ ਹਨ। 


'ਚੰਗੀ ਤਰ੍ਹਾਂ ਪਿਆਰੇ ਪ੍ਰਮੇਸ਼ਰ ਵਿੱਚ ਸਾਰਾ ਦਿਨ ਤੇਰਾਤ ਮਨ 
ਕਰ ਕੇ ਮਸਤ ਤੇ ਲੀਨ ਰਹਿੰਦੇ ਹਨ। 
।'ਲਗਾਤਾਰ। “ਸੁਤੰਤਰ। 


।ਆਦਰ ਤੇ ਨਿਰਾਦਰ, ਸੁਖ ਤੇ ਦੁਖ ਦਾ ਦੇਣਾ, ਦੁਸ਼ਮਣੀ ਤੇ 
ਮਿੱਤ੍ਰਤਾ ਥੋੜ੍ਹੀ ਜੇਹੀ ਵੀ ਨਹੀਂ ਜਣਾਉਂਦੇ। 
'ਸੁੱਪ ਤੇ ਠੰਡ ਭਾਵ ਗਰਮੀ ਤੇ ਸਰਦੀ। 


'ਫਿਰਨਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 905 


ਰੰਗ' ਉਮੰਗ? ਨਿਸੰਗ ਕਰੈ ਹੈਂ ॥੨੧॥ 
ਅੱਤਿ ਪਰਮੱਤ' ਪਰੇ ਰਹਿਂ ਅੰਤਰ, 
ਦੱਤ ਭਰੱਤ ਜਿਮੈਂ ਬ੍ਰਿਤਿ ਰੈਹੈਂ'। 


ਯਾ ਜਗ ਕੇ ਗੁਰੁ ਹੋਵਨਾ ਕਯਾ, 

ਵਹਿ ਚੌਦਸ ਭੌਨ ਬਿਕੂਤ ਨ ਚੈ ਹੈਂ। 
ਮਾਤ ਕਬੈ ਬਹੁ ਬਾਤ ਕਹੈਂ ਜਬਿ, 

ਸੋ ਸੁਨਿ ਪੇਖਿ ਨ ਉੱਤਰ ਦੈ ਹੈਂ। 

ਪੁੱਛ ਰਹੈਂ! ਪਰ ਕੁੱਛ ਨ ਕੈਹੈਂ ॥੨੨॥ 
ਬਾਘਨਿ ਸੀ' ਬਡਿਆਈ ਪਿਖੈਂ ਜਗਿ, 
ਨਾਗਨ ਸੀ ਸੁਠ ਨਾਰੀ ਨ੍ਰਿਖੈ ਹੈਂ'। 
ਆਗਨਿ ਸੀ ਫੁਲਵਾਈ ਅਸ਼ੋਕ, 

ਸੁ ਕਾਗਨਿ ਸੀ ਕੁਨਿਆਈ ਜਨੈ ਹੈੱ”। 


ਭੂਤਨਿ ਆਗਿ ਬਿਭੂਤਿ ਤਿਲੋਕ, 
ਵਿਸ਼ੇ ਵਿਸ਼, ਹੈਰਤ ਹਾਸਿ ਧਰੈ ਹੈਂ'। 


ਸੂਲ ਸਿੱਧਾਈ, ਨਿਦਾਘ ਸੀ ਨੌ ਨਿਧਿ, 
ਤੇਗ ਬਹਾਦਰ ਸਾਚੁ ਲਖੇ ਹੈਂ! ॥ ੨੩ ॥ 


ਪੈ ਕਰਤਾਰ ਕਰਾਵਨਹਾਰ, 

ਹਿਤੈ ਉਪਕਾਰ ਜੁ ਚਾਹਿ ਕਰਾਈ। 
ਕੇਤਕ ਮਾਸ ਬਿਤੇ ਜਬਿ ਯੌ, 

ਗੁਰੁ ਕੂਰੁ ਸਿਖੈਂ' ਉਗਰਾਹਿ ਸੁ ਖਾਂਈ। 
ਪੈ ਸਬਿਸੈਂ ਬਡ ਧੀਰਜ ਮੱਲ, 

ਸਮਾਨ ਪੁਮਾਨ ਬਨਾਵ ਬਨਾਈ'। 
ਲੇਵਤਿ ਸਿੱਖਨਿ ਤੈ ਬਹੁ ਭੇਟ, 


ਗੁਰੂ ਪ੍ਰਗਟਯੋ ਸਬਸੈਂ ਕਹਿਲਾਈ ॥ ੨੪॥ 


'ਅਨੰਦ। “ਉਤਸ਼ਾਹ ਨਾਲ। 

'ਬਹੁਤੇ ਮਸਤ ਹੋ ਕੇ। 

'ਦੱਤਾੜ੍ਰੇਯ ਤੇ ਜੜ੍ਹ ਭਰਤ ਵਾਂਗ (ਮਸਤ) ਬ੍ਰਿਤੀ ਵਿੱਚ ਰਹਿੰਦੇ 
ਹਨ। 


(ਮਾਤਾ ਜੀ) ਪੁੱਛਦੇ ਰਹਿੰਦੇ ਹਨ। 

'ਸ਼ੇਰਨੀ ਵਾਂਗ। 

'ਸੁੰਦਰ ਇਸਤ੍ਰੀ ਨੂੰ ਸੱਪਣੀ ਵਾਂਗ ਦੇਖਦੇ ਹਨ। 

'ਅਨੰਦ ਦਾਇਕ ਫੁੱਲਾਂ ਦੀ ਬਗੀਚੀ ਅੱਗ ਵਰਗੀ (ਲੱਗਦੀ ਹੈ) 
ਅਤੇ ਬੇਇਨਸਾਫ਼ੀ ਨੂੰ ਕਾਉਣੀ (ਕਾਂ ਦੀ ਇਸਤ੍ਰੀ) ਵਰਗੀ 
ਜਾਣਦੇ ਹਨ। 

'ਤਿੰਨਾਂ ਲੋਕਾਂ ਦੀ ਸਮੱਗ੍ਹੀ ਨੂੰ ਭੂਤਾਂ ਦੀ ਅੱਗ (ਵਾਂਗ ਖਿਨ ਭੰਗਰ 
ਤੇ) ਵਿਸ਼ਿਆਂ ਨੂੰ ਜ਼ਹਿਰ (ਸਮਝਦੇ ਹਨ) (ਅਤੇ) ਹਾਸੀ 
(ਵਲੋਂ) ਹੈਰਾਨਗੀ ਧਾਰਨ ਕਰਦੇ ਹਨ। 

(ਅਠਾਰਾਂ) ਸਿੱਧੀਆਂ ਸੂਲਾਂ (ਵਾਂਗ) ਚੁੱਭਣ ਵਾਲੀਆਂ ਅਤੇ) 
ਨੌ ਨਿਧੀਆਂ (ਨੂੰ) ਗਰਮੀ ਦੀ ਰੁੱਤ ਵਾਂਗ (ਤਪਾਉਣ ਵਾਲੀਆਂ) 
ਸ੍ਰੀ ਗੁਰੂ ਤੇਗ਼ ਬਹਾਦਰ ਜੀ ਠੀਕ ਜਾਣਦੇ ਹਨ। 


'ਝੂਠੇ ਗੁਰੂ, ਸਿੱਖਾਂ ਨੂੰ। 


'ਸਾਮਾਨ ਤੇ ਬੰਦਿਆਂ ਦੀ (ਵੱਡੀ) ਬਨਾਵਟ ਬਣਾਈ ਹੈ। 





906 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਦਿਨਾ ਗੁਰੁ ਤੀਸਰ ਅੰਸ, 
ਦੁਆਰਕਾ ਦਾਸ ਕੋ ਮਾਤ ਬੁਲਾਯੋ। 
ਸੰਗ ਅਯੋ ਗੜੀਆ ਭਾਈ, 

ਜੋ ਬਡ ਸਿੱਧ ਮੁਨੀਸਰ ਥਾ ਬਿਦਤਾਯੋ। 
ਨਾਨਕੀ ਮਾਤ ਹਵਾਲ ਸਬੀ, 

ਤਿਨ ਕੋ ਸਮੁਝਾਇ ਗੁਰਹਿਂ ਸੁਨਵਾਯੋ। 
ਨੌਮ ਗੁਰੂ ਉਨਿ ਕਾ ਬਚ ਮਾਨਤਿ, 
ਜਾਨਤਿ ਪੂਰਨ ਪੁਰਖੁ ਮਹਾਯੋ ॥। ੨੫॥ 
ਦ੍ਰਾਰਕਾ ਦਾਸ ਤਬੈ ਗੁਰੁ ਨੌਮਹਿਂ, 
ਭਾਂਤਿ ਅਨੇਕਨ ਬਾਤ ਸੁਨੈ ਕੈ। 

ਤਾਮਰ ਪਾਂਚ ਸ੍ਰੀ ਫਲ' ਭੇਟ ਦੈ, 
ਗਾਦੀ ਬਿਠਾਯੋ ਸੁ ਖੌਰ ਕਰੈ ਕੈ'। 
ਪ੍ਰ ਪੁਨਾ ਬਹੁ ਸਿੱਖਨਿ ਕੋ, 

ਗੁਰੁ ਨੌਮ ਕੀ ਓਰ ਮਜੋਰ ਝੁਕੈ ਕੈ। 

ਸੋ ਜਬਿ ਗੋਇੰਦਵਾਲ ਗਏ, 


ਗੁਰੁ ਅੰਤਰ ਹੀ ਰਹਿ ਰੋਜ ਬਿਰੈ ਕੈ ॥੨੬॥ 
ਮੱਖਣ ਸ਼ਾਹਿ" ਲਬਾਣਾ ਹੁਤੋ ਸਿੱਖ, “ਮੱਖਣ ਸ਼ਾਹ-ਪੱਛਮੀ ਪੰਜਾਬ (ਪਾਕਸਤਾਨ) ਦੇ ਜ਼ਿਲਾ 
ਲੁ ਜਿਹਲਮ ਦੇ ਟਾਂਡਾ ਪਿੰਡ ਦਾ ਵਸਨੀਕ ਇਕ ਵਪਾਰੀ ਜੋ 
ਲੁਬਾਣਾ ਸਿੱਖ ਸੀ। 


ਦੱਖਣ ਦੇਸ ਰਹਾਵਨ ਵਾਰੋ। 

ਬੈਲ ਚਲੈ ਇਕ ਲਾਖ ਤਿਸੈ, 

ਅਰ ਖੇਪ ਜਹਾਜਨ ਕੋ ਬਨਜਾਰੋ'। (ਸਮੁੰਦਰੀ) ਜਹਾਜ਼ਾਂ ਤੇ ਲੱਦਣ ਵਾਲੀਆਂ ਚੀਜ਼ਾਂ ਦਾ ਵਪਾਰੀ। 
ਬਯਾਕੁਲ ਹੂ ਗੁਰੂ ਵਾਹਿ ਚਿਤਾਰੋ। 
ਮੰਨਤ ਮੁਹਰ ਕਰੀ ਤਿਨ ਪਾਂਚ ਸੌ, 
ਤਾਰ ਜਹਾਜ ਕਰਯੋ ਗੁਰੁ ਪਾਰੋ ॥੨੭॥ 
ਬੇਚਿ ਨਫਾ ਤਿਨਿ ਭੂਰ ਲਯੋ, 

ਤਬਿ ਮੰਨਤ ਲੈ ਗੁਰੁ ਓਰ ਪਧਾਰਾ। 

ਔਰ ਹੁਤੋ ਦਸਵੰਧ ਕਈ ਸਦ', 

ਦੇਤਿ ਜੁ ਨੀਤ ਗੁਰੂ ਹਿਤ ਸਾਰਾ। 

ਸੋ ਤਬਿ ਲੈ ਜਬਿ ਆਇ ਪੰਜਾਬ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 907 


ਗੁਰੂ ਘਰ ਕਾ ਸਬਿ ਹਾਲ ਨਿਹਾਰਾ। 

ਬੂਡ ਗਯੋ ਮਧ ਸ਼ੋਕ, ਕਹੇ 

ਗੁਰੁ ਸਾਚਹਿ ਕਾ ਕਿਮ ਹੋਇ ਦਿਦਾਰਾ ॥੨੮॥ 

ਏਤਕ ਦੂਰ ਅਯੋ ਚਲਿ ਕੈ, 

ਤਜਿ ਧਾਮਰੁ ਕਾਮ, ਪੁਗਯੋ' ਦੁਖ ਪਾਈ। 

ਲੋਪ ਭਏ ਗੁਰੁ ਆਠਮ ਆਵਤਿ, 

ਕੂਰ ਥਿਰੇ ਬਨਿ ਔਰਹਿਂ ਬਾਈ। 

ਕਯੋਂ ਕਰਿ ਹੋਇ ਸਹੀ ਗੁਰੁ ਏਕ, 

ਬਿਨਾ ਪਰਖੇ ਰਹਿ ਹੈ ਦੁਚਿਤਾਈ। 

ਮੰਦ ਬੁਲੌਦ' ਅਹੇ ਮਮ ਭਾਗ, 'ਬਹੁਤੇ ਮਾੜੇ। 

ਅਨਿੰਦ' ਗੁਰੂ ਜਬਿ ਲੌ ਨ ਲਖਾਈ£ ॥੨੯॥ __ 'ਉਸਤਤਿ ਯੋਗ। “ਜਾਣਦਾ, ਦੇਖਦਾ। 
ਫੇਰ ਵਿਚਾਰ ਲਯੋ ਦਿਢ ਧਾਰ, 

ਧਰੋਂ ਸਥਿ ਅੱਗਰ ਮੈਂ ਇਕ ਏਕੈਂ'। 'ਇੱਕ ਇੱਕ (ਮੁਹਰ)। 

ਜੋ ਗੁਰੁ ਸਾਚ ਸਹੀ ਸਮੁੱਥ ਹੈ, 

ਮਾਂਗ ਲਹੈ ਅਪਨੋ ਸਬਿ ਠੇਕੈਂ”। 'ਠੇਕਾ ਭਾਵ ਸੁੱਖਣਾ ਦੀਰਕਮ। 


ਜੈਸ ਧਰਜਯੋ ਮਨਿ ਤੈਸ ਕਰਯੋ ਉਨਿ, 

ਐਪਰ ਨਾਹਿ ਚਹਯੋ ਕਿਨ ਏਕੈਂ”। 'ਕਿਸੇ ਇਕ ਨੇ ਵੀ ਨਹੀਂ ਮੰਗੀ। 

ਜੋ ਜਿਹ ਦੀਨ ਤਿਤੋ ਤਿਹ ਲੀਨ, 

ਤਬੈ ਤਿਨਿ ਕੀਨ ਵਿਚਾਰ ਬਿਵੇਕੈਂ' ॥ ੩੦॥ 'ਨਿਰਣਾ ਕਰ ਲਿਆ (ਕਿ ਇਨ੍ਹਾਂ ਵਿੱਚ ਕੋਈ ਵੀ ਸੱਚਾ ਗੁਰੂ 
ਨਹੀਂ ਹੈ)। 


ਬੂਝਨ ਕੀਨ ਮਸੰਦਨ ਕੋ, 

ਅਬਿ ਔਰ ਰਹਸੋ ਕਿ ਨ ਕੋ ਗੁਰੁ-ਜ਼ਾਦਾ'। 'ਗੁਰਾੰ ਦਾ ਸਾਹਿਬਜ਼ਾਦਾ ਭਾਵ ਗੁਰਾਂ ਦੀ ਅੰਸ। 
ਬੋਲ ਉਠੇ ਇਕ ਤੇਗਾ ਰਹਜੋ, 

ਬਿਨੁ ਭੇਟ ਦਏ ਪਗਲਾ ਸੁ ਅਜਾਦਾ'। 'ਆਜ਼ਾਦ ਖ਼ਿਆਲ ਭਾਵ ਫੱਕਰ ਹੈ। 

ਹੋਵਗ ਸੋ ਕਿਤ ਠਾਮ ਪਰਜੋ, 

ਨਹਿ ਬੋਲਤ ਡੋਲਤ' ਬਾਹਰ ਜ਼ਜਾਦਾ। 'ਫਿਰਦਾ। 

ਯਾ ਕਿਤ ਬਾਲਨ ਸੋਂ ਵਹਿ ਖੇਲਤਿ 

ਹੋਹਿ, ਰਖੈ ਨਹਿਂ ਕੋ ਮਰਜਾਦਾ ॥ ੨੧॥ 

ਰੋਵਤਿ ਹੈ ਕਬਹੂੰ ਬਹੁ ਹੱਸਤਿ, 

ਕੱਸਤਿ' ਹੈ ਤਨ ਕੋ ਦਿਨ ਰੈਨਾ। 





908 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਵਤਿ ਜੋ ਘਰ ਤੈ ਵੱਥ' ਹੱਥ, 
ਸੁ ਦੇਤਿ ਫਕੀਰ ਗ੍ਰੀਬਨਿ ਐਨਾ'। 
ਧਾਮ ਕਰਯੋ ਬਰਬਾਦ ਇਮੈ ਖੁਦ', 
ਖਾਨ ਰੁ ਪਾਨਹਿ ਕੀ ਸੁਧ ਹੈ ਨਾ। 
ਮਿੱਤ੍ , ਮਾਨ ਅਪਮਾਨ ਲਖੈ ਨਾ ॥੩੨॥ 
ਰਹਿ ਭਾਰੀ ਬਿਮਾਰੀ ਖੁਮਾਰੀ ਚਢੀ', 
ਪਰਵਾਹਿ ਨ ਕਾਹਿ ਰਖਾਹਿਤ ਹੈਂ। 

ਪਰ ਕੋ ਘਰ ਕੋ ਫਰਕੋ ਨ ਜਰਾ, 

ਜਰ ਕੋ ਧਰ ਕੋ' ਨਹਿ ਚਾਹਿਤ ਹੈਂ। 
ਇਕਸੋ' ਤਿਹ ਕੀਰ” ਅਮੀਰ ਸਬੈ, 

ਪਰ ਸੰਗ ਫਕੀਰਨਿ ਆਹਿਤ ਹੈਂ”। 
ਬਸਤੀ ਤਜ ਕੈ ਭਜ ਕੈ ਮਸਤੀ, 

ਹਸਤੀ ਜਿਮ ਜੰਗਲ ਗਾਹਿਤ ਹੈਂ ॥੩੨॥ 
ਸੁਨਿ ਕੈ ਗੁਨਿ ਕੈ ਧੁਨਿ ਕੈ ਸਿਰ ਸੋ' 


ਪੁਛ ਕੈ ਕੁਛ ਕੈ ਤਿਸ ਠੌਰ ਗਯੋ। 
ਪ੍ਰਭੁ ਰੱਤਿ ਸੁਮੱਤਿ ਭਗੱਤਿ ਵਿਥੈ, 
ਸਮ ਦੱਤ ਜਹਾਂ ਗੁਰੁ ਗੋਰ ਥਯੋ'। 


ਪਿਖਿ ਕੈ ਸਿਖ ਕੈ ਮਨਿ ਮੋਦ ਛਯੋ', 
ਨਿਸਚੈ ਗੁਰੂ ਪੂਰਨ ਤੌਰ ਲਯੋ'। 


ਸ਼ਰਫੀ ਜੁਗ' ਭੇਟ ਚਢਾਇ ਗਹੇ ਪਦ, 
ਦੇਖਿ ਗੁਰੂ ਕਹਿੰ ਬੋਰ ਭਯੋ' ॥ ੩੪ ॥ 
ਹਮਰੀ ਸ਼ਰਫੀ ਤੁਮ ਪੈ ਪੰਜ ਸੋ, 
ਦਸਵੰਧ ਸੁ ਔਰ ਨਿਰੱਲਾ ਪਯੋ'। 
ਸਿੰਧੁ ਪਾਰ ਜਹਾਜ ਉਤਾਰ ਤੁਮਾਰ, 
ਅਵੱਲਾ ਬਿਪਾਰ ਸੁਵੱਲਾ ਕਯੋ'। 


'ਭਾਰੀ ਬੀਮਾਰੀ (ਵਾਂਗ) ਮਸਤੀ ਚੜ੍ਹੀ ਰਹਿੰਦੀ ਹੈ। 


'ਧਨ ਨੂੰ (ਅਤੇ) ਧਰਤੀ ਨੂੰ। 
'ਇੱਕੋ ਜਿਹੇ ਹਨ। “ਕੰਗਾਲ। 
'ਚਾਹੁੰਦੇ ਹਨ। 


'ਉਹ ਮੱਖਣ ਸ਼ਾਹ। 


'ਪੂਭੂ ਦੀ ਪ੍ਰੀਤੀ ਤੇ ਭਗਤੀ ਵਿੱਚ ਚੰਗੀ ਤਰ੍ਹਾਂ ਦੱਤਾ ਤ੍ਰੇਯ 
(ਵਾਂਗ) ਮਸਤ ਭਾਰੀ ਗੁਰੂ (ਸ੍ਰੀ ਗੁਰੂ ਤੇਗ਼ ਬਹਾਦਰ ਜੀ) ਜਿੱਥੇ 


(ਬੈਠੇ) ਸਨ। 
'ਮਨ ਵਿੱਚ ਅਨੰਦ ਭਰ ਗਿਆ। 


'ਨਿਸਚਾ ਹੋ ਗਿਆ (ਕਿ ਹੁਣ) ਪੂਰੀ ਤਰ੍ਹਾਂ ਗੁਰੂ ਨੂੰ (ਲੱਭ) 


ਲਿਆ ਹੈ। 

ਦੋ ਮੁਹਰਾਂ। 
(ਤੈਨੂੰ) ਸ਼ੁਦਾਅ ਹੋ ਗਿਆ ਹੈ। 

ਹੋਰ ਵੱਖਰਾ (ਤੇਰੇ ਕੋਲ ਜਮ੍ਹਾਂ) ਪਿਆ ਹੈ। 


'ਘਾਟੇ ਵਾਲਾ ਵਪਾਰ ਨਫੇ ਵਾਲਾ ਕਰ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 909 


ਪਿਖਿ ਕੰਧ, ਅਬੀ ਲਗ ਛਿੱਲਾ ਪਯੋ'। 
ਹਮ ਮਾਨਤ ਨਾਂਹਿ ਅਮਾਨਤ ਛੋਰਨਿ, 
ਜਾਨਤਿ ਤੂੰ ਇਹੁ ਝੱਲਾ ਪਯੋ' ॥ ੩੫॥ 
ਸੁਨਿ ਕੈ ਗੁਨਿ ਕੈ ਲਖਿ ਬਾਚ ਸਹੀ', 
ਲਖਜੋ ਗੁਰੁ ਸਾਚ ਇਕੱਲਾ ਨਯੋ'। 
ਮਨਿ ਮਾਨ ਮਹਾ ਮੁਦ ਠਾਨਿ ਤਬੈ, 
ਸਿਖ ਸਾਦਿਕ ਕੇ ਮਨਿ ਠੱਲਾ ਅਯੋ'। 
ਸ਼ਰਫੀ' ਸਬਿ ਮੰਨਤ ਕੀ ਸਰਫੀ”, 
ਗੁਰੁ ਕੋ ਨਿਸਚੇ ਬਪੁ ਅੱਲਾ ਠਯੋ'। 
ਮਨਿ ਮੋਦ ਪ੍ਰਮੋਦ ਬਿਨੋਦ ਬਢੋ', 

ਨਹਿ ਮੱਖਨ ਸ਼ਾਹਿ ਤੈ ਝੱਲਾ ਗਯੋ ॥ ੨੬ ॥ 
ਚਢਿ ਮੰਦਰ ਹੇਰਤਿ ਟੇਰਤਿ ਭੌ', 

ਅਰ ਫੇਰਤਿ ਸੋ ਕਰ ਪੱਲਾ ਲਯੋ'। 


ਹਮ ਸਾਚ ਗੁਰੂ ਲੱਭ ਭੱਲਾ' ਲਯੋ। 

ਬਹੁ ਬਾਰ ਪੁਕਾਰ ਕਹਿਯੋ ਜਬਿ ਯੌ, 
ਸੁਨਿ ਸਿੱਖ ਅਪਾਰਨ ਹੱਲਾ ਕਯੋ। 

ਸੁਨਿ ਕੈ ਸਿਖ ਤੈ ਕਰਾਮਾਤ ਬ੍ਰਿਤਾਂਤ, 
ਬਖਯਾਤ ਬਤਾਤ ਸੁਖੱਲਾ ਭਯੋ' ॥ ੩੭ ॥ 


ਗੁਰ ਕੇ ਪਦ ਪੰਕਜ ਆ ਲਪਟੈਂ, 
ਕਪਟੈਂ ਤਜਿ ਭੇਟ ਚਢੱਲਾ ਕਯੋ'। 
ਹਰਿ ਰੂਪੁ ਸਹੀ ਗੁਰੁ ਕੋ ਲਖਿ ਕੈ, 
ਸਬਿ ਕਾ ਮਨ ਯੋਂ ਨਿਸਚੱਲਾ ਭਯੋ'। 
ਪਤਿ ਪਾਇ ਪਤਿਬੁਤਾ ਸਿੱਖ ਕੋ, 
ਬੁਹਮ ਆਤਮ ਗਜਯਾਨ ਨਿਰੱਲਾ ਭਯੋ'। 


ਮ੍ਰਿਤੁ ਪ੍ਰਾਨ ਮਨੀ ਫਨਿ ਰੰਕ ਨਿਧੀ 


ਜਲ ਮੀਨ ਗਏ ਫਿਰ ਮਿੱਲਾ ਲਯੋ' ॥ ੩੮॥ 


'ਵੇਖ ! ਮੋਢਾ ਹੁਣ ਤੱਕ ਛਿੱਲਿਆ ਪਿਆ ਹੈ। 


(ਸਾਨੂੰ) ਤੂੰ ਜਾਣਦਾ ਹੈਂ ਕਿ ਇਹ (ਕੋਈ) ਸ਼ੁਦਾਈ ਪਿਆ ਹੈ। 
'ਸੱਚੇ ਬਚਨ ਜਾਣ ਕੇ। 
'ਜਾਣਿਆ ਕਿ ਇਹ ਇੱਕੋ ਇਕ ਸੱਚਾ ਤੇ ਨਵਾਂ ਗੁਰੂ ਹੈ। 


'ਟਿਕਾ ਆ ਗਿਆ। 

'ਮੁਹਰਾਂ। “ਭੇਟਾ ਕਰ ਦਿੱਤੀਆਂ। 

'ਅੱਲਾ ਦਾ ਸਰੂਪ ਨਿਸਚੇ ਕੀਤਾ। 

'(ਇਸ) (ਬਿਨੋਦ) ਕੌਤਕ ਨਾਲ ਮਨ ਵਿੱਚ ਬਹੁਤ ਜ਼ਿਆਦਾ 
ਅਨੌਦ ਵਧਿਆ। 


'ਦੇਖ ਕੇ ਆਖਣ ਲੱਗਾ। 
ਅਤੇ ਉਸ ਨੇ ਹੱਥ ਵਿੱਚ ਪੱਲਾ ਲੈ ਕੇ ਫੇਰਿਆ। 


'ਚੰਗਾ (ਅ) ਚੰਗੀ ਤਰ੍ਹਾਂ। 


(ਇਹ) ਪਰਤੱਖ ਪ੍ਰਸੰਗ (ਹੋਰਨਾਂ ਨੂੰ) ਦੱਸਦੇ ਹਨ (ਕਿ ਉਹ 
ਮੱਖਣ ਸ਼ਾਹ ਗੁਰਾਂ ਨੂੰ ਪਰਗਟ ਕਰਕੇ) ਸੁਖਾਂ ਦਾ ਘਰ ਹੋ ਗਿਆ 
ਹੈ। 

'ਚੜ੍ਹਾਉਂਦੇ ਹਨ। 

'ਟਿਕ ਗਿਆ। 


ਆਤਮਾ ਦਾ ਅਨੋਖਾ ਗਿਆਨ ਹੋ ਗਿਆ ਹੈ। 


'ਸਿਖ ਰੂਪ ਪਤੀਬੂਤਾ ਇਸਤ੍ਰੀ ਨੂੰ ਗੁਰੂ ਰੂਪ ਪਤੀ ਪਾ ਕੇ ਬ੍ਰਹਮ 


'ਮੁਰਦੇ ਨੂੰ ਪ੍ਰਾਣ, ਸੱਪ ਨੂੰ ਮਣੀ, ਕੰਗਾਲ ਨੂੰ ਖਜ਼ਾਨਾ ਅਤੇ 





910 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਖਿ ਸਿੱਖਨਿ ਕੌਲ ਪੁਫੁੱਲਤ ਭੇ', 
ਗੁਰੁ ਪੂਰਨ ਸੂਰ ਉੱਜਲਾ ਲਯੋ'। 


ਛਬਿ ਛੀਨਿ ਛੁਪਾ ਕਰ ਧੀਰ ਮਲੈਂ, 
ਗੁਰੁ ਦੀਗਰ ਦੀਪਨ ਚੱਲਾ ਲਯੋ'। 


ਤਮ ਰੌਲਾ ਬਿਬਾਦ ਬਿਲਾਯ ਗਯੋ, 
ਪ੍ਰਤਿਪੱਖਿ ਉਲੂਕ ਖੁਡੱਲਾ ਲਯੋ'। 

ਮੁਖ ਮੰਦ ਮਸੰਦ ਭਬੂਲਨਿ ਭੇ, 

ਸਿਰਿ ਨਿੰਦਕ ਚੋਰਨਿ ਖੱਲਾ ਪਯੋ' ॥ ੩੯ ॥ 


ਪਿਖਿ ਏਤਿਕ' ਜੇਤਿਕ ਕੂਰੇ ਗੁਰੂ 
ਤਹਿ ਥੇ, ਸਬਿ ਕੋ ਥਰਥੱਲਾ ਪਯੋ'। 
ਮਨਿ ਮਾਹਿੰ ਜਲੈਂ ਨ ਚਲੈ ਸੁ ਬਲੈ' ਕਛੁ, 
ਕੋਹ ਕਲ੍ਹੈਂ ਪਰ ਠੱਲਾ ਥਯੋ'। 

ਨਿਜ ਨੌਰਨਿ ਓਰਨ ਦੌਰਨ ਕੈ, 

ਸਬਿ ਸੋਢਿਨ ਕਾ ਧਰ ਧੱਲਾ ਗਯੋ'। 
ਜਿਮ ਖੇਤ੍ਹ ਕੇ ਰਖਵਾਰ ਅਏ ਪਰ, 
ਮਿਰਗਨ ਹੇਰ ਭਗੱਲਾ ਲਯੋ' ॥ ੪੦ ॥ 
ਇਤ ਫੇਰ ਮਸੰਦਨ ਬ੍ਰਿੰਦਨਿ ਸਿੱਖਨਿ, 
ਠਾਂਨ ਸਲਾਹਿ ਦਿਵਾਨ ਲਗੈ ਕੈ। 

ਰੁਚ ਕੈ ਸੁਚ ਕੈ' ਉਚ ਨੀਕ ਸਿੰਘਾਸਨ, 
ਤਾਂ ਪਰ ਨੌਮ ਗੁਰੈਂ ਸੁ ਬਿਨੈ ਕੈ। 
ਮੰਗਲਚਾਰ ਉਚਾਰ, ਰਚਾਇ ਕੈ 

ਸੌਜ ਸਬੈ, ਬਰ ਬਾਦ ਬਜੈ ਕੈ'। 


ਬ੍ਰਿਧ ਬੰਸ' ਸ੍ਰੀ ਗੁਰ ਦਿੱਤਹਿ ਤੈ, 
ਗੁਰੁਤਾ ਦਿਲਵਾਈ ਸੁ ਮੋਦ ਬਢੈ ਕੈ ॥੪੧॥ 


ਮੱਛੀ ਨੂੰ ਪਾਣੀ ਜਾਣੋਂ ਗਏ ਹੋਏ ਫੇਰ ਮਿਲ ਪਏ ਹਨ। 
'ਖਿੜ ਗਏ। 
ਪੂਰਨ ਗੁਰੂ ਰੂਪ ਸੂਰਜ ਦਾ ਚਾਨਣ ਲੈ ਕੇ। 


'ਧੀਰ ਮੱਲ ਰੂਪ ਚੰਦਮਾਂ ਨੇ (ਆਪਣੀ) ਸੋਭਾ (ਚਮਕ) ਗਵਾ 
ਲਈ ਅਤੇ (ਬਾਕੀਰਹਿੰਦੇ) ਦੂਜੇ ਗੁਰੂ ਰੂਪ ਦੀਵੇ ਚਲੇ ਗਏ 
ਭਾਵ ਬੁਝ ਗਏ। (ਛਪਾਕਰ- ਚੰਦੂਮਾ)। 


'ਰੌਲੇ ਤੇ ਝਗੜੇ ਦਾ ਅੰਨ੍ਹੇਰਾ ਦੂਰ ਹੋ ਗਿਆ ਅਤੇ ਵਿਰੋਧੀਆਂ 
ਰੂਪ ਉੱਲੂ ਖੁੱਡਾਂ 'ਚ ਜਾ ਵੜੇ। 

(ਝੂਠੇ ਗੁਰੂਆਂ ਦੇ) ਮਸੰਦਾਂ ਰੂਪ ਕਮੀਆਂ ਦੇ ਮੂੰਹ ਮੁਰਝਾ ਗਏ 
ਅਤੇ ਨਿੰਦਕਾਂ ਰੂਪ ਚੋਰਾਂ ਦੇ ਸਿਰ ਵਿੱਚ ਜੁੱਤੇ ਪਏ। 
(ਭਬੂਲਨਿ- ਕਮੀਆਂ। ਖੱਲਾ- ਖੱਲ ਦੇ ਬਣੇ ਹੋਏ, ਜੁੱਤੇ)। 
।ਏਨਾ ਕੁ (ਕੌਤਕ) ਵੇਖ ਕੇ। 

'ਹਲਚਲੀ ਪੈ ਗਈ। 

'ਸੜਦੇ ਹਨ ਪਰ ਬਲ ਨਹੀਂ ਚਲਦਾ। 


(ਕਰੋਧ ਤੇ ਝਗੜੇ ਨੂੰ ਰੋਕ ਪੈ ਗਈ। 


'ਦਿਲ ਹਿੱਲ ਗਿਆ। 


'ਨੱਸ ਜਾਂਦੇ ਹਨ। 


'ਸੂਰਜ ਵਾਂਗ ਚਮਕੀਲਾ। (ਰੁਚ ਕੈ- ਚਮਕੀਲਾ। ਸੁਚ ਕੈ- 
ਸੂਰਜ ਵਾਂਗ। ) 


'ਉਤਸ਼ਵ ਦੇ ਸ਼ਬਦ ਬੋਲ ਕੇ, ਸਾਰੀ ਸਮੱਗ੍ੀ ਤਿਆਰ ਕਰ ਕੇ 
ਅਤੇ ਚੰਗੇ ਵਾਜੇ ਵਜਾ ਕੇ। 
'ਬਾਬਾ ਬੁੱਢਾ ਜੀ ਦੀ ਕੁਲ ਵਿੱਚੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 911 


ਜਬਿ ਯੌਂ ਗੁਰੂ ਤੇਗ ਬਹਾਦਰ ਸਾਦਰ' 
ਨਾਦਰ' ਕਾਦਰ? ਚਾਦਰ ਹਿੰਦੈਂ”। 


ਸਬਿ ਸਿੱਖਨਿ ਕੇ ਗੁਰੁ ਠੀਕ ਠਏ', 
ਬਿਦਤੇ ਜਗ ਮਾਂਹਿ ਦਿਨਿੰਦ ਮਨਿੰਦੈਂ”। 
ਸੁਨਿ ਦੇਸ ਬਿਦੇਸ ਅਸੇਸਨਿ ਤੈ' ਸਿੱਖ, 
ਸੰਗ ਮਸੰਦਨ ਬ੍ਰਿੰਦ ਬਲਿੰਦੀਂ। 

ਜਲਿ ਆਇਨਿ ਭੂਰ ਉਪਾਇਨ ਲੈ, 


ਗੁਰੁ ਪਾਇਨ ਪੈ ਅਰਪਾਇਨਿ ਬ੍ਰੰਦੈਂ' ॥੪੨॥ 


ਦਰਸੈਂ ਸ਼ਰਧਾ ਧਰਿ ਕੈ ਹਰਿਸੈਂ', 
ਪਰਸੈਂ ਪਗ ਪੰਕਜ ਮੋਦ ਬਢਾਈ। 

ਲੈ ਉਪਦੇਸ਼ ਕਲੇਸ਼ ਅਸ਼ੇਸ਼' ਕਟੈਂ', 
ਫਲ ਚਾਰ ਵਿਸ਼ੇਸ਼ ਲਹਾਈ'। 

ਆਇ ਅਪਾਰ ਸ਼ੁਮਾਰ ਬਿਨਾ, 

ਧਨ ਕੇ ਸੁ ਅੰਬਾਰ' ਲਗੇ ਬਹੁ ਭਾਈ”। 


ਬਾਰਤਿ ਘਿਰਿਤ ਚਰਾਗ', ਉਚਾਰਤਿ 
ਮੰਗਲਚਾਰ, ਸੁ ਨਾਨਕੀ ਮਾਈ ॥੪੩॥ 
ਔਰ ਅਨੰਦ ਬਢਯੋ ਸਥਿ ਕੇ, 

ਪਰ ਸੋਢਿਨਿ ਵੋਢਿਨਿ ਸੋਢ ਨ ਜਾਈ'। 


ਸਬਿ ਹੀ ਜਗ ਕੋ ਸੁਖਦਾ ਰਵਿ ਜਯੋਂ”, 
ਰਜਨੀ ਚਰ ਕੈਰਵ ਦੂਖ ਲਹਾਈਂ'। 
ਅਵੱਲਿਨਿ ਵੱਲਿ' ਗੁਰੈਂ ਬਡਿਆਈ। 
ਈਰਖਾਬਾਦ ਗੁਮਾਨ ਕਰੈ, 

ਢਿਗ ਪੇਖਿ ਸਮਾਨ ਮਹਾਂਨ ਗੁਬਾਈ। 


ਹੀਨ ਸਜਾਨਪ ਕੀਨ ਅਗਯਾਨਪ', 
ਹੇਰਿ ਸਮੋ ਨਿਜ ਘਾਤ' ਲਗਾਈ ॥੪੪॥ 


'ਬੇਪੂਵਾਹ। 
'ਅਸਚਰਜ ਰੂਪ। “ਸਰਬ ਸ਼ਕਤੀਵਾਨ। “ਹਿੰਦ ਦੀ ਇਜ਼ਤ 


ਬਹੁਤੀ ਭੇਟਾ ਲੈ ਕੇ ਚਲੇ ਆਉਂਦੇ ਹਨ, ਸਾਰੇ ਗੁਰਾਂ ਦੇ ਚਰਨਾਂ 
ਤੇ ਅਰਪਣ ਕਰਦੇ ਹਨ। 
'ਪੁਸੰਨ ਹੁੰਦੇ ਹਨ। 


'ਅਣਗਿਣਤ। 
'ਖਾਸ ਚਾਰ ਫਲ ਲੈਂਦੇ ਹਨ। 


'ਢੇਰ। “ਬਹੁਤ ਤਰ੍ਹਾਂ ਦੇ। 
'ਬਾਲਦੇ ਹਨ ਘਿਉ ਦੇ ਦੀਵੇ। 


/ਪਰ (ਲਾਲਚ ਵਿੱਚ) ਡੁੱਬੇ ਹੋਏ ਸੋਢੀਆਂ ਤੋਂ ਸਹਾਰਿਆ ਨਹੀਂ 
ਗਿਆ। (ਵੋਢਿਨ-ਰੁੜ੍ਹੇ ਹੋਏ, ਡੁੱਬੇ ਹੋਏ। ਸੋਢ-ਸਹਾਰਿਆ)। 
'ਸੂਰਜ ਵਾਂਗ। 

'ਰਾਤ ਨੂੰ ਫਿਰਨ ਵਾਲੇ (ਚੋਰ ਤੇ ਉੱਲੂ ਆਦਿ ਤੇ) ਕਮੀਆਂ 
ਦੁਖੀ ਹੁੰਦੀਆਂ ਹਨ। 


'ਰੋਗੀਆਂ ਨੂੰ ਤੰਦਰੁਸਤ ਕਰਨ ਵਾਲੇ (ਅਵੱਲਿਨਿ- ਰੋਗੀਆਂ। 


ਵੱਲਿ- ਤੰਦਰੁਸਤ)। 


'ਬੇਸਮਝੀ। 
'ਦਾਅ। 





912 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੈ ਨਿਜ ਸੈਨ ਧਸਯੋ ਗੁਰੁ ਐਨਿ', 

ਸੁਖੈਨ ਸਭੀ ਵਥ ਲੀਨ ਬਟੋਰੀ'। 

ਲੂਟ ਸੁ ਕੂਟ ਸੁਟੇ ਗੁਰੁ ਕੇ ਨਰ, 

ਐ ਗੁਰੁ ਪੈ ਖੁਦ ਤੁੱਪਕ ਛੋਰੀ'। 

ਰਾਖ ਲਏ ਕਰਤਾਰ ਗੁਰੂ, 

ਬਿਨ ਕੋਪ ਰਹੇ ਪਿਖਿ ਕੌਤਕ ਥੋਰੀ'। 

ਲੈ ਲੁੱਟ ਡੇਰੇ ਅਯੋ ਮੱਲ ਧੀਰ, 

ਤੁ ਸਿੱਖਨਿ ਪਾਇ ਕੈ ਸਾਰ ਬਹੋਰੀ' ॥ ੪੫॥ 

ਮੱਖਨ ਸ਼ਾਹਿ ਮਹਾਂ ਰਿਸ ਕੈ, 

ਸਥਿ ਸਿੱਖਨਿ ਕੋ ਨਿਜ ਸੰਗ ਮਿਲੈ ਕੈ। 

ਮਾਰਿ ਲਚਾਰ' ਚਮੂੰ! ਤਿਸ ਕੀ ਕਰਿ, 

ਦੁੱਗਨਿ ਦੌਲਤ ਲੂਟ ਲਜੈ ਕੈ। 

ਆਦਿ ਸ੍ਰੀ ਗੁਰੁ ਗੁੰਥ ਭਿ ਲੈ ਗਏ, 

ਮੋਦ ਭਏ ਪਲਟਾ' ਬਡ ਲੈ ਕੈ। 

ਐਪਰ ਆਪਨ ਐਔ ਤਿਸ ਕਾ ਧਨ, 

ਦੀਨ ਗੁਰੂ ਫਿਰ ਤਾਂਹਿ ਹਟੈ ਕੈ' ॥੪੬॥ 

ਸਿੱਖਨਿ ਮਾਤ ਮਸੰਦਨ ਨੈ ਮਥ', 

ਸੀ ਗੁਰੂ ਗੁੰਥ ਰਖਯੋ ਸੁ ਲੁਕੈ ਕੈ। 

ਹ੍ਰੈ ਸ਼ਮਮਿੰਦਾ ਬੁਲਿੰਦਾ', ਅਯੋ 

ਕਰਤਾਰ ਪੁਰੇ, ਬਡ ਨਿੰਦਾ ਕਰੈ ਕੈ। 

ਮੂਲ ਗਵਾਇ ਅਯੋ ਗੁਰੁ ਗੂੰਥ ਭਿ, 

ਲੈਨ ਗੁਰਜਾਈ ਗਯੋ ਲਬ ਕੈ ਕੈ'। 'ਲਾਲਚ ਕਰਕੇ। 

ਝੂਰਤਿ ਭੂਰ ਬਿਸੂਰਤਿ' ਕੂਰ, ਦੁਖੀ ਹੁੰਦਾ ਹੈ। 

ਗਰੂਰਤ' ਦੂਰ ਭਈ ਦੁਖ ਦੈ ਕੈ ॥੪੭॥ 'ਹਉਮੈਂ। 

ਪਰ ਕਾ ਘਰ ਹੱਕ ਜੁ ਤੱਕਿ ਤਨੱਕ, 

ਬਿਸ਼ੱਕ ਕਟੈ ਤੁਟ ਲੱਕ ਭਿ ਜਾਈ'। 'ਜਿਹੜਾ ਪਰਾਏ ਘਰ ਜਾਂ ਪਰਾਏ ਹੱਕ ਨੂੰ ਥੋੜਾ ਜਿਹਾ ਵੀ 
ਤੱਕਦਾ ਹੈ ਉਸਦਾ ਬਿਨਾ ਸ਼ੱਕ ਤੋਂ (ਨੱਕ) ਕੱਟਿਆ ਜਾਂਦਾ ਹੈ ਤੇ 
ਲੱਕ ਵੀ ਟੁੱਟ ਜਾਂਦਾ ਹੈ। 

ਧੀਰਜ ਮੱਲ ਕਰਾਇ ਦਸ਼ਾ ਦੁਰ', ਦੁਰਦਸ਼ਾ, ਬੁਰੀ ਹਾਲਤ। 

ਆਇ ਬਹਜੋ ਦੁਰ' ਲੈ ਦੁਚਿਤਾਈ। 'ਲੂਕ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੱਥ ਨ ਆਇ ਹੈ ਗ੍ਰੰਥ ਗੁਰੂ ਅਬਿ, 

ਸੂਰਤ ਮੇਲ' ਰਹੀ ਨਹਿਂ ਕਾਈ। 

ਐਸ ਝੁਰੈਂ ਮੱਲ ਧੀਰ ਕੁਰੈ', 

ਸੁ ਲਰੈ ਨਿਜ ਮੰਦ ਮਸੰਦਨ ਤਾਂਈ ॥੪੮॥ 
ਕਬਿੱਤ: 

ਇਤ ਗੁਰੁ ਨੌਮ ਭੌਮਿ ਜੋਗ ਸੌਮ ਸੌਮ, 
ਕੈਰਵ ਚਕੋਰ ਕੌਮ ਸਿੱਖਨਿ ਸੁਖਾ ਕਰੈਂ'। 


ਬਾਨੀ ਸੁਧਾ ਝਰੈਂ ਸਸ ਸੰਗਤੈਂ ਪੁਖਾ ਕਰੈਂ”। 


ਰਹਿ ਕੈ ਬਕਾਲੇ ਖਾਸ' ਗੁਰੂ ਜੀ ਕਿਤਕ ਮਾਸ, 
ਸਿੱਖਨਿ ਭਰਤਿ ਆਸ' ਬੈਰਿਨਿ ਤੁਖਾ ਕਰੈਂ”। 


ਮੱਖਨ ਕੀ ਅਰਜ਼ ਪੈ ਸਿੱਖਨਿ ਕੀ ਗਰਜ਼' ਪੈ, 
ਆਪਨ ਭੀ ਫਰਜ਼ ਪੈ ਸਮਝ ਚੁਖਾ ਕਰੈ” 
॥੪੯॥ 

ਗਏ ਸੁਧਾਸਰ ਗੁਰੁ ਪੁਜਾਰੀ ਮਸੰਦ ਦੁਰ', 

ਸੁਨ ਕਰਿ ਗਏ ਦੁਰ' ਧਾਰੀ ਮਤਿ ਮੰਦ ਹੈ। 

ਗੁਰੂ ਹਰਿਮੰਦਰ ਕੇ ਅੰਦਰ ਬਿਰੈਂ ਹੈਂ' ਜਬਿ, 

ਸਕੈ ਨਾ ਪੁਰੰਦਰ' ਉਠਾਇ ਦਾਵੇਵੰਦ ਹੈਂ। 
ਖਲਕਤਿ ਸਾਰੀ ਫੇਰ ਇਨਹੀ ਕੋ ਬੰਦ ਹੈ। 

ਐਸੇ ਮਨ ਧਾਰ ਕੈ ਕਿਵਾਰ' ਗੁਰੁ ਦ੍ਰਾਰ ਕੈ, 
ਲਗਾਇ ਤਾਲੇ' ਮਾਰ ਕੈ ਦੁਰੇ ਸੋ ਕਿਤ ਅੰਧ ਹੈਂ 
॥੫੦॥ 

ਹੇਰਿ ਕਰਤੂਤ ਊਤ' ਭੂਤਨੇ ਪੁਜਾਰੀਓਂ ਕੀ, 
ਗੁਰੁ ਅਵਧੂਤ' ਮਜ਼ਬੂਤ ਧੀਰ ਧਾਰੀਆ। 


913 


'(ਆਪਸ ਵਿੱਚ) ਮੇਲ ਹੋਣ ਦੀ ਸ਼ਕਲ। 
'ਕੂੜਾ, ਝੂਠਾ। 


।ਏਧਰ (ਜੋਗ) ਪੂਜਣ ਯੋਗ ਨੌਵੇਂ ਸਤਿਗੁਰੂ (ਭੌਮਿ) ਧਰਤੀ 
ਉੱਤੇ (ਨੌਮਿ) (ਚਾਨਣੇ ਪੱਖ ਦੀ) ਨੌਵੀਂ ਥਿੱਤ ਦੇ (ਸੌਮ) 
ਚੰਦੂਮਾ (ਸੌਮ- ਸਮ) ਵਾਂਗ ਸਿੱਖ ਕੌਮ ਰੂਪ ਕਮੀਆਂ ਤੇ ਚਕੋਰਾਂ 
ਨੂੰ ਸੁਖ ਦੇਂਦੇ ਹਨ। 


'ਧਰਤੀ ਉੱਤੇ ਪੁੰਨਿਆਂ ਦੇ ਚੰਦ ਤੋਂ ਵੀ ਸ੍ਰੇਸ਼ਟ ਪੁਗਟ ਹੋਏ ਹਨ, 
ਬਾਣੀ ਰੂਪ ਅੰਮ੍ਰਿਤ ਝੜਦਾ ਹੈ (ਐਉਂ) ਸੰਗਤਾਂ ਰੂਪ ਖੇਤੀ ਦੀ 
ਪਾਲਣਾ ਕਰਦੇ ਹਨ। 

।ਆਪ। 

'ਆਸਾਂ ਪੂਰੀਆਂ ਕਰਦੇ ਹਨ। “ਤ੍ਰਿਪਤ ਕਰਦੇ ਹਨ, ਪ੍ਰਸੰਨ 
ਕਰਦੇ ਹਨ। 

'ਲੋੜ, ਇੱਛਾ। 

'ਆਪਣਾ ਵੀ ਥੋੜਾ ਜੇਹਾ ਫ਼ਰਜ਼ ਸਮਝ ਕੇ (ਪੂਰਾ ਕਰਨਾ 
ਚਾਹੁੰਦੇ ਹਨ)। 

'ਖੋਟੇ। 

'ਲੁਕ ਗਏ। 

'ਬੈਠ ਜਾਣਗੇ। 

'ਇੰਦੂ। 


'ਤਖ਼ਤੇ, ਬੂਹੇ। 
'ਜਿੰਦੇ। 





914 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਸੰਗ ਸਿੱਖ ਜੋ ਥੇ ਮੱਖਣ ਲੌ ਬੀਰ' ਬਹੁ, 
ਪੇਖਿ ਬਦਨੀਤਿ ਸੋ ਪੁਜਾਰੀਓ' ਕੀ ਭਾਰੀਆ। 
ਲੱਗੇ ਤਾਲੇ ਤੋੜਨੇ'' ਤੌਂ ਗੁਰੂ ਹਟਕਾਰੀਆ। 
ਰਾਮਦਾਸ ਸਰ ਗੁਰੁ ਸਿੱਖਨ ਸਮੇਤ ਭਰ', 
ਇਸ਼ਨਾਨ ਕਰਿ ਪਾਠ ਕੀਨੋ ਜਪੁ ਸਾਰੀਆ 


॥੫੧॥ 

ਜਹਾਂ ਥੜਾ ਸਾਹਿਬ ਹੈ ਅਬਿ ਉਨਹੀਂ ਕਾ' ਤਹਾਂ, 
ਬੇਰਿ ਤਰੇ ਬੈਠਿ ਸੋ ਉਡੀਕੇ ਬਡ ਬਾਰੀਆ'। 
ਸਮਝੇ ਨ ਮੂੜ੍ਹ ਬੂੜ ਗੂੜ੍ਹ ਬਾਤ ਹੂੜ-ਮਾਰ 

ਫੂੜ ਪਨ ਕੀਨੋ ਚੂੜ੍ਹ ਚੜ੍ਹਜੋ ਕੂਰ ਕਾਰੀਆ'। 


ਜੈਸੋ ਧਾਨ' ਖਾਇ ਜੋਇ ਤੈਸੋ ਤਾਂ ਕੋ ਮਨ ਹੋਇ, 
ਪੂਜਾ ਸਮ ਸੋਲੋ ਕੋਇ ਧਾਨ ਨਾ ਉਚਾਰੀਆ। 
ਭਜਨ ਭਗਤਿ ਦਾਨੁ ਜਤੁ ਸਤੁ ਗਯਾਨੁ ਬਿਨੁ, 
ਪਚਤਿ ਨ ਪੂਜਾ ਰਾਖਸ਼ਨੀ ਭੀਤਿ ਕਾਰੀਆ' 
॥੫੨॥ 

ਕਾਮਨਾ ਅਨੇਕ ਧਰਿ ਸਿਰ ਸੁਤ ਵਾਰ ਕਰਿ', 
ਪੂਜਾ ਦੇਤ ਨਰ ਮਹਾਂ ਮੰਦ ਧਾਨ ਭਾਰੇ ਹੈਂ'। 

ਯਾਹੀ ਤੈ ਬਸ਼ਿਸਟ ਜੂ ਰਾਮ ਪ੍ਰਤਿ ਕਹਯੋ ਐਸ, 
ਅਘੀ ਅਤਿ' ਮੰਦ ਭਾਗੀ ਹੋਵਤਿ ਪੁਜਾਰੇ ਹੈਂ। 
ਜਹਾਂ ਰਾਜਾ ਜਨਕ ਨੇ ਨਾਰਕੀ' ਉਬਾਰੇ ਹੈਂ। 
ਕਹਯੋ ਤਬਿ ਧਰਮਰਾਇ ਮਰਜਾਦਿ ਆਦਿ ਯਾਹਿ, 
ਖਾਲੀ ਕਬੀ ਕੀਨੇ ਨਾਹਿ ਨਰਕ ਅਪਾਰੇ ਹੈੱ 
॥੫੩॥ 

ਅਬਿ ਕਬਿ ਭਰੈਂ ਫੇਰ ਕਹਯੋ ਤੌ ਜਨਕ ਟੇਰਿ', 


'ਉਹ (ਸਿੱਖ ਸੂਰਮੇ) ਬੂਹੇ ਨੂੰ ਵੱਜੇ ਜਿੰਦੇ (ਜਦੋਂ) ਤੋੜਨ ਲੱਗੇ। 
'ਭੁਲੀ ਪ੍ਰਕਾਰ। 


'ਨੌਵੇਂ ਪਾਤਸ਼ਾਹ ਜੀ ਦਾ। 
'ਬਹੁਤ ਦੇਰ ਤੱਕ। 


'(ਲਾਲਚ ਵਿੱਚ) (ਬੂੜ) ਡੁੱਬੇ ਹੋਏ (ਮੂੜ) ਮੂਰਖ- (ਗੂੜ੍ਹ) 
ਗੁਪਤ ਗੱਲ ਨਹੀਂ ਸਮਝ ਸਕੇ, (ਹੂੜ ਮਾਰ) ਜ਼ਿੱਦੀਆਂ ਨੇ 
(ਫੂੜ ਪਨ) ਹੋਛਾ ਪੁਣਾ ਕੀਤਾ, ਝੂਠਿਆਂ ਤੇ (ਮਨ ਦੇ) 
ਕਾਲਿਆਂ ਦੇ (ਦਿਮਾਗ਼ ਵਿੱਚ) (ਚੂੜ੍ਹ) ਚੰਡਾਲ (ਕ੍ਰੋਧ) ਚੜ੍ਹਿਆ 
ਹੋਇਆ ਸੀ। (ਅ) (ਚੂੜ) ਸਿਰ ਤੇ ਝੂਠ ਚੜ੍ਹਿਆ ਹੋਇਆ 
ਹੈ। 

'ਅੰਨ। 


'ਡਰਾਉਣੀਰਾਖਸ਼ਣੀ ਹੈ। 


ਪੁੱਤ੍ਰਾਂ ਦੇ ਸਿਰਾਂ ਤੋਂ ਵਾਰ ਕੇ। 
ਮਨੁੱਖ ਬਹੁਤੇ ਮਾੜੇ ਅੰਨ ਦੀ ਪੂਜਾ ਦੇਂਦੇ ਹਨ। 


ਬਹੁਤੇ ਪਾਪੀ। 


।'ਨਰਕ ਵਾਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਲੀ ਮਾਂਹਿ ਨਾਨਕ ਅਵਤਾਰ ਹਮ ਧਰ ਹੈਂ। 
ਬਿਨਾ ਅਧਿਕਾਰ' ਪੂਜਾ ਖਾਹਿੰਗੇ ਅਪਾਰ ਸਿਖ, 
ਤਿਨਹੂੰ ਕੋ ਭਾਰ ਕੈ' ਨਰਕ ਤੇਰੇ ਭਰ ਹੈਂ। 

ਤਾਂਹੀ ਕੇ ਬਚਾਉ ਹੇਤ ਦਸਮੇ ਗੁਰੂ ਭੀ ਕਹਜੋ, 
ਜ਼ਹਰ ਕਹਰ' ਪੂਜਾ ਤਪ ਤੇਜ ਹਰ ਹੈ?। 

ਫੇਰ ਭੀ ਨ ਡਾਰੇ' ਗੁਰੁ ਬਚਨ ਨ ਧਾਰੇ ਉਰਿ, 
ਕਾਰੇ ਸਾਰੇ ਕਲੀ ਕੇ ਵਿਚਾਰੇ ਗਜਾਨ ਹਰਿ ਹੈਂ! 
॥੫੪॥ 

ਫੇਰ ਪੂਜਾ ਖਾਇ ਕੱਛ ਕਰਦ ਵੇਸ ਧਾਰੀਆ'। 
ਯਾਂਹੀ ਤੇ ਰਹਯੋ ਹੈ ਤਪ ਤੇਜ ਪੁਤਾਪ ਕਪ', 

ਸੁਨੋ ਅਬਿ ਪੁਸੰਗ ਨੌਮ ਗੁਰੁ ਵਾਰੀਆ'। 

ਜੈਸੇ ਦੇਖਿ ਸਿੰਘ' ਕੋ ਸ੍ਰਾਂਨ” ਡਰਿ ਛੀਨਬੇ ਕੋ 
ਮਾਨਿ, 

ਟੁਕੜਾ ਲੈ ਭਾਗੈ ਕੀਨ ਤਯੋਂ ਪੁਜਾਰੀਆਂ। 

ਸਮਝੇ ਨ ਸਮੁਝਾਏ ਆਏ ਨਾ ਬੁਲਾਏ ਢਿਗਿ, 
ਤਬਿ ਗੁਰੁ ਕੋਪ ਹੋਇ ਸਾਪ' ਯੌ ਉਚਾਰੀਆ 
॥੫੫॥ 

ਗੁਨਾਗਾਰੀ ਮੰਦਚਾਰੀ' ਚੋਰ ਭਾਰੀ ਬਿਭਚਾਰੀ, 
ਕੂਰ ਕਾਰੀ' ਅਹੰਕਾਰੀ ਲਰਿ ਦੂ ਖ੍ਾਰੀਆ। 
ਅੰਮ੍ਰਿਤ ਸਰੀਏ' ਪੈ ਅੰਦਰ ਸੜੀਏ” ਹੂ, 


915 


'ਹੱਕ। 
ਪਾ ਕੇ। 


ਤਿੱਖੀ ਜ਼ਹਿਰ ਹੈ। “ਨਾਸ ਕਰ ਦੇਂਦੀ ਹੈ। 

'ਨਹੀਂ ਛੱਡਦੇ। 

'ਗਿਆਨ ਸਿੰਘ (ਕਹਿੰਦਾ ਹੈ ਕਿ ਮੈਂ ਤਾਂ ਇਹ) ਵਿਚਾਰਿਆ ਹੈ 
ਕਿ ਇਹ ਸਾਰੇ ਕਾਰੇ (ਮਾੜੇ ਕੰਮ) ਕਲਜੁਗ ਦੇ ਹਨ। 


'ਕੱਛ ਤੇ ਕਿਰਪਾਨ ਦਾ ਲਿਬਾਸ ਧਾਰ ਕੇ। 
।ਕੱਟਿਆ ਜਾ ਰਿਹਾ ਹੈ ਭਾਵ ਨਸ਼ਟ ਹੋ ਰਿਹਾ ਹੈ। 
'ਵਾਲਾ। 

'ਸ਼ੇਰ। “ਕੁੱਤਾ। “ਖੋਹਣ ਦਾ ਡਰ ਮੰਨ ਕੇ। 


'ਸਰਾਪ। 


'ਮਾੜੇ ਆਚਰਨ ਵਾਲੇ। 

'ਝੁਠੇ ਤੇ ਕਾਲੀ (ਮਤਿ ਵਾਲੇ)। 

'ਅੰਮ੍ਹਿਤਸਰ ਦੇ ਪੁਜਾਰੀ। “ਪੁਜਾਰੀਆਂ ਬਾਰੇ ਕਿਹਾ ਹੋਇਆ 
ਇਹ ਸੱਚਾਈ ਭਰਪੂਰ ਸਤਿਗੁਰਾਂ ਦਾ ਬਚਨ ਅਤੇ ਅੰਮ੍ਰਿਤਸਰ 
ਦੀਆਂ ਮਾਈਆਂ ਨੂੰ ਦਿੱਤਾ ਹੋਇਆ ਵਰ ਇਕ ਪ੍ਰਸਿੱਧ ਅਖਾਣ 
ਬਣ ਕੇ ਆਮ ਲੋਕਾਂ ਦੀਆਂ ਜ਼ਬਾਨਾਂ ਤੇ ਚੜ੍ਹਿਆ ਹੋਇਆ ਹੈ। 
ਆਮ ਤੌਰ ਤੇ ਬਹੁਤੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਅਸਰ 
ਹੈ ਕਿ ਇਹ ਗੁਰੂ ਜੀ ਦੇ ਬਚਨ ਅੰਮ੍ਰਿਤਸਰ ਨਿਵਾਸੀਆਂ ਲਈ 
ਕਹੇ ਹੋਏ ਹਨ ਇਹ ਗੱਲ ਉਦੋਂ ਬਿਲਕੁਲ ਗ਼ਲਤ ਸਾਬਤ ਹੋ 
ਜਾਂਦੀ ਹੈ ਜਦੋਂ ਅਸੀਂ ਇਸ ਪ੍ਰਸੰਗ ਵਿਚੋਂ ਇਸ ੫੬ ਨੰ. ਅੰਕ 
ਨੂੰ ਚੰਗੀ ਤਰ੍ਹਾਂ ਸਮਝ ਕੇ ਪਾਠ ਕਰਦੇ ਹਾਂ 'ਗੁਨਾਗਾਰੀ' ਤੋਂ ਸ਼ੁਰੂ 
ਕਰਕੇ ਜਦ ਤੀਜੀ ਤੁਕ ਪੜ੍ਹਦੇ ਹਾਂ ਕਿ 'ਮੁਖ ਮੈ ਨਿਬਾਤਿ ਦਿਲ 
ਕਾਤਿ ਘਾਤਕਾਰੀ ਏਊ, ਗੁਰ ਤੈ ਬਿਮੁਖ ਸੁਖ ਪੈਂਹ ਨ 





916 


ਤ੍ਰਿਸ਼ਨਾ ਅਗਨਿ ਮਤਸਰ ਮਦ ਜਾਰੀਆ'। 


ਮੁਖ ਮੈਂ ਨਿਬਾਤਿ' ਦਿਲ ਕਾਤਿ” ਘਾਤਕਾਰੀ 
੨੨ 

ਗੁਰੁ ਤੈ ਬਿਮੁਖ ਸੁਖ ਪੈਂਹ ਨਾ ਪੁਜਾਰੀਆ। 

ਐਸੇ ਗੁਰੁ ਗਾਇ ਤੁਰ ਜਾਇ ਥਿਰੇ ਵੱਲੇ ਗਾਂਮ, 
ਕੀਨੀ ਤਹਿ ਸੇਵ ਮਿਲਿ ਸਿੱਖਨਿ ਸੁਧਾਰੀਆ 
॥੫੬॥ 

ਰਾਮਦਾਸ ਪੁਰ ਤਬਿ ਹੁਤੋ ਏਕ ਗ੍ਰਾਮ ਲਘੁ, 
ਸਾਲ੍ਹੋ ਕੇ ਮਕਾਨ ਢਿਗ ਪਾਸੀ ਚੌਕ ਪਾਰੀਆ'। 


ਸੁਧਾ ਸਰ ਕੇ ਚੁਫੇਰੇ ਤਬਿ ਤਰੁ' ਥੇ ਬਧੇਰੇ, 

ਤਾਂ ਤੇ ਗੁਰੁ ਨਾਂਹਿ ਹੇਰੇ ਗਾਮ ਨਰ ਨਾਰੀਆ। 
ਪਾਈ ਜਬਿ ਏਹੁ ਸਾਰ' ਪਛੁਤਾਇ ਨਰ ਨਾਰਿ, 
ਦਰਸ਼ਨ ਹੇਤ ਧਾਰਿ ਸਰਧਾ ਅਪਾਰੀਆ। 

ਧਾਈ ਸਬਿ ਮਾਈ ਨਰਹਾਈ ਜੁਵਾ' ਬ੍ਰਿਧ ਕਾਈ, 
ਆਈ ਵੱਲੇ ਗ੍ਰਾਮ ਹੈ ਚਢਾਈ ਭੇਟ ਭਾਰੀਆ 
॥੫੭॥ 

ਜਥਾ ਸਮੁੱਥ' ਤਥਾ ਵੱਥ2 ਲਜਾਈ ਸਭਿ ਹੱਥਿ, 
ਮੱਥਿ' ਗੁਰੁ ਕੋ ਝੁਕਾਇ ਜਾਤਿ ਬਲਿਹਾਰੀਆ। 
ਸ਼ਰਧਾ ਭਗਤ ਭਾਵ ਤਿਨ ਕੋ ਅਪਾਰ ਚਾਵ, 
ਗੁਰੂ ਜੀ ਨਿਹਾਰ ਮੋਦ ਧਾਰਿ ਯਂ ਉਚਾਰੀਆ। 
ਰਾਮਦਾਸ ਪੁਰਿ ਨਾਰੀ ਹਰਿ ਕੀ ਭਗਤਿ ਸਾਰੀ, 
ਹੋਇ ਹੈ ਉਦਾਰੀ ਗੁਰੁ ਸੰਤ ਸੇਵ ਕਾਰੀਆ'। 
ਪੈਹੈ ਫਲ ਚਾਰ ਚਾਰੀ' ਐਸੇ ਬਰ ਦੀਓ ਚਾਰੀ:, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਜਾਰੀਆਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਅੰਮ੍ਰਿਤਸਰ ਦੇ 
ਪੁਜਾਰੀਆਂ ਬਾਰੇ ਕਹੇ ਹੋਏ ਗੁਰਾਂ ਦੇ ਬਚਨ ਹਨ। ਅੰਮ੍ਰਿਤਸਰ 
ਦੀਆਂ ਸੰਗਤਾਂ ਜਾਂ ਵਸਨੀਕਾਂ ਬਾਰੇ ਨਹੀਂ। ਗੁਰ ਪ੍ਰਤਾਪ ਸੂਰਜ 
ਕੀਤੀ ਹੈ ਕਿ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ। ਤ੍ਰਿਸਨਾ 
ਅਗਨਿ ਤੇ ਅੰਤਰ ਸਰੀਏ। ਦੇਖੋ ਸ੍ਰੀ ਗੁ: ਪ੍ਰ: ਸੂ: ਰਾ: ੧੧ 
ਅਸੂ ੨੨ ਅੰਕ ੩੨) 

ਤ੍ਰਿਸ਼ਨਾ ਈਰਖਾ ਤੇ ਹੰਕਾਰ ਦੀ ਅੱਗ (ਵਿੱਚ ਆਪਣੇ ਆਪ 
ਨੂੰ) ਸਾੜਿਆ ਹੈ। 

'ਮਿਸ਼ਰੀ। “ਕੈਂਚੀ, ਛੁਰੀ। “ਇਹੋ ਮਾਰ ਦੇਣ ਵਾਲੀ ਹੈ। 


'ਭਾਈ ਸਾਲ੍ਹੋ ਜੀ ਦੇ ਅਸਥਾਨ ਕੋਲ ਚੌਕ ਪਾਸੀਆਂ ਦੇ ਪਰਲੇ 
ਪਾਸੇ ਤੱਕ। 

'ਦਰੱਖਤ। 

'ਖਬਰ। 

'ਜਵਾਨ। 


'ਜਿਹੋ ਜਿਹੀ ਤਾਕਤ ਸੀ। “ਵਸਤੂ, ਚੀਜ਼। 
ਮੱਥਾ, ਸਿਰ। 


'ਸੇਵਾ ਕਰਨ ਵਾਲੀ। 
'ਸੁੰਦਰ ਚਾਰ ਫਲ। “ਸੁੰਦਰ ਵਰ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਜੋ ਉਚਾਰੀ ਅਬਿ ਸਾਰੀ ਹੀ ਨਿਹਾਰੀਆ' 
॥੫੮॥ 

ਆਇ ਕੈ ਬਕਾਲੈਂ ਪੁਰ ਰਹੇ ਸੁਖ ਦਾਨੀਆ। 

ਵਿ 

ਔਰ ਕਿਸ਼ਨ ਕੌਰ' ਜੋ ਬੁਲਾਏ ਨੇਕ ਮਾਨੀਆ”। 
ਤਯਾਰ ਭਏ ਪਰਵਾਰ ਯੁਤ ਪੁਰ ਕੀਰਤ ਕੋ, 
ਸਕਟਨਿ' ਪਾਈ ਸੌਜ? ਮਾਈ ਜੀ” ਮਹਾਂਨੀਆਂ। 


ਮਾਤ ਚਲੀ ਸਯੰਦਨ ਪੈ' ਗੂਜਰੀ ਜੀ ਡੋਰੇ ਪਰ, 
ਬਹਿਲਨਿ ਟਹਲਨਿ' ਲੀਨ ਮਗ __ਜਾਨੀਆ 


॥੫੯॥ 

ਸਰੀ ਗੂਜਰੀ ਕੇ ਭ੍ਰਾਤ ਕ੍ਰਿਪਾਲ ਲੌ ਸੰਬੰਧੀ, 
ਮੱਖਣ ਲੌ ਸਿੱਖ ਲੈ ਮਸੰਦ ਬ੍ਰਿੰਦ ਸੰਗ ਹੈਂ। 
ਕਰਿ ਅਰਦਾਸਿ ਗੁਰੁ ਅੱਸੂ ਅਸ੍ਹਾਰ ਤੁਰ, 


ਆਏ ਨਦੀ ਬਯਾਸ ਪੁਰ, ਜਬਿ ਹੀ ਉਮੰਗ ਹੈਂ। 
ਆਯੋ ਸਿੱਖ ਸੀਸ ਧਾਰਾ ਗੰਥ ਜੀ ਕੋ ਅਸਵਾਰਾ, 
ਗੁਰੂ ਜੌ ਨਿਹਾਰਾ' ਇਮ ਬੂਝਯੋ ਨਿਸੰਗ ਹੈ। 

ਧੀਰ ਮੱਲ ਜੂ ਕੋ ਗੁਰੁ ਗ੍ਰੰਥ ਕਯੋਂ ਨਾ ਫੇਰ ਦੀਓ', 
ਬਿਨਾ ਮਮ ਕਹੇ ਕਿਨਿ ਰਾਖਯੋ ਬਿਢੰਗ' ਹੈ 
॥੬੦॥ 

ਸਿੱਖ ਤਬਿ ਕਹਯੋ ਸਾਤ' ਮੱਖਣ ਕ੍ਰਿਪਾਲ ਮਾਤ, 
ਸਿੱਖਨਿ ਮਸੰਦੈ ਸਾਥ ਰਾਖਯੋ ਸਲਾਹਿ ਕੈ। 

ਰਾਵਰੇ ਪਿਤਾਮਾ' ਭਵਨਿਧਿ? ਜਨ ਤਾਰਬੇ ਕੋ, 


ਪੋਤ' ਏਹੁ ਪਾਵਨ? ਰਚਾਯੋ ਹੈ ਉਮਾਹਿ ਕੈ। 

ਆਪ ਕੇ ਪਿਤਾ ਸੈਂ ਛਲ ਕਰਿ ਰਾਖਯੋ ਧੀਰ ਮੱਲ, 
ਯਾਹੀ ਤੈ ਉਨੋਂ ਨੇ' ਭੱਲ ਮੇਲ ਤਜਯੋ ਵਾਹਿ ਕੈ?। 
ਆਪ ਕੀ ਵਸਤੁ ਏਹੈ ਆਪ ਪੈ ਲਸਤ ਰੈਹੈ, 
ਦਰਸ ਸਮੱਸਤ' ਕੈਹੈਂ” ਸਿੱਖ ਚਿੱਤ ਚਾਹਿ ਕੈ 


ਵੀ 


'ਹੁਣ ਸਾਰੀਆਂ (ਗੱਲਾਂ ਠੀਕ ਵਰਤਦੀਆਂ) ਦੇਖੀਦੀਆਂ ਹਨ। 


'ਅਠਵੇਂ ਪਾਤਸ਼ਾਹ ਜੀ ਦੇ ਮਾਤਾ ਜੀ। (ਚਲਣਾ) ਚੰਗਾ ਮੰਨ 
ਲਿਆ। 


'ਗੱਡਿਆਂ ਵਿੱਚ। ਸਮੱਗ੍ੀ। “(ਨੌਵੇਂ ਪਾਤਸ਼ਾਹ ਜੀ ਦੇ ਮਾਤਾ) 
ਮਾਤਾ ਨਾਨਕੀ ਜੀ। 

'ਰੱਥ ਉੱਪਰ (ਚੜ੍ਹ ਕੇ)। 

'ਬੈਲ ਗੱਡੀਆਂ ਉੱਪਰ। 


'ਸੱਚ। 

'ਆਪ ਜੀ ਦੇ ਦਾਦਾ (ਸ੍ਰੀ ਗੁਰੂ ਅਰਜਨ ਦੇਵ) ਜੀ ਨੇ। “ਸੰਸਾਰ 
ਸਮੁੰਦਰ ਤੋਂ। 

'ਜਹਾਜ਼। “ਪਵਿੱਤ੍ਰ। 

'ਉਨ੍ਹਾਂ ਭਾਵ ਛੇਵੇਂ ਸਤਿਗੁਰਾਂ ਨੇ। “ਉਸ (ਧੀਰ ਮੱਲ) ਦੇ ਨਾਲ। 


'ਸਾਰੇ। “ਕਰਨਗੇ। 





918 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੬੧॥ 

ਕਹਸੋ ਗੁਰੁ ਨਾਂਹਿ ਰਖੈਂ ਹਮ, ਧੀਰ ਮੱਲ ਦੁਖੈ, 
ਅਬਿ ਹੀ ਪੁਚਾਵੋਂ ਚੁਖੇ ਡੇਰ ਲਾਵੇ ਕਾਂਹਿਨੈ'। 
ਬੋਲਯੋ ਸਿੱਖ ਵੈਹੈ' ਸਿੱਖ ਗੁਰੂ ਕਾ ਨ ਕੋਈ ਜੈਹੈ, 
ਮਹਾਂ ਪਾਤਕੀ ਸੁ ਐਹੈ ਦਰਸੈਹੈ ਨਾਹਿਨੈ'। 


ਕੀਨਿ ਜੋ ਅਨੀਤ ਘੋਰੀ' ਆਪ ਪੈ ਬੰਦੂਕ ਛੋਰੀ, 
ਜੋਰੀ ਜੁਲਮੀ' ਨ ਥੋਰੀ ਕੀਨੀ ਕੁਛ ਤਾਹਿ ਨੈ। 
ਪਾਪਨ ਕੀ ਪੋਰੀ ਹੈ ਸੋ ਛਲਨ ਕੀ ਛੋਰੀ, 

ਬੁਰੀ ਬਾਸਨਾ ਕੀ ਬੋਰੀ ਖੋਰੀ ਧੋਰੀ ਧਿਕ ਵਾਹਿ ਨੈ' 
॥੬੨॥ 


ਗੁਰੂ ਗ੍ਰੰਥ ਭੀ ਪੁਚਾਨਯੋ ਚੈਹੈਂ' ਹਮ ਤਾਂਹਿ ਪੈ। 
ਤਾਰਨ ਤਰਨ ਜਗ ਚਢੇ ਗੁਰੁ ਤਰਨੀ ਪੈ', 

ਔਰ ਸਬਿ ਹੀ ਚਢਾਏ ਗ੍ਰੰਥ ਰਖਸੋ ਪਾਹਿ ਪੈ'। 
ਪਿਖਿਤ ਤਰੰਗਨਿ ਤਰੰਗਨੀ ਕੇ ਪਾਰ ਪਰੇ', 

ਬਰਣ ਕੌ ਗ੍ਰੰਥ ਸੌਂਪਯੋ ਜਲ ਮੈਂ ਅਥਾਹਿ ਪੈ'। 
ਭਵ ਬੇੜੀ ਕਾਟਕ' ਉਤਰ ਬੇੜੀ ਕਹਯੋ ਪੁਨ, 
ਕਰਤਾਰਪੁਰ ਜਾਨ ਵਾਰਨ ਕੋ ਯਾਹਿ ਪੈ' ॥੬੩॥ 
ਧੀਰ ਮੱਲ ਆਇ ਨਿਕਲਾਇ ਗ੍ਰੰਥ ਕੋ ਲਜਾਇ, 
ਦੇਰ ਨਾ ਲਗਾਇ ਤੁਮ ਜਾਇ ਦੈ ਸਨਾਏ ਹੈਂ। 
ਪੇਖਿ ਇਹੁ ਚਰਿਤ ਬਿਸੇਖ ਬਿਸਮਾਏ ਸਿੱਖ, 
ਸ਼ਕਤੇ ਸੰਗਾਏ' ਪੇਸ਼ ਨਾਂਹਿ ਜਾਏ ਕਾਏ ਹੈਂ। 
ਮਹਿਮਾਂ ਗੁਰੂ ਕੀ ਸਿੱਖ ਸਿਦਕੀ ਜੇ ਜਾਨਤ ਥੇ, 
ਮੱਖਣ ਸੇ ਮੋਨ ਰਹੇ ਔਰ ਘਬਰਾਏ ਹੈਂ। 

ਬਡੀ ਬਿਪ੍ਰੀਤ ਕੈ ਹੈ' ਰਿਪੁ? ਕੋ ਭਲੋ ਹੀ ਚੈਹੈਂ, 
ਵਸਤ ਅਮੋਲ ਦੈ ਹੈਂ ਘਰ ਤੈ ਗਮਾਏ ਹੈਂ! ॥੬੪॥ 
ਕੋਊ ਕੈਹੈਂ ਕਾਗਜ਼ ਗਰੈ ਹੈਂ' ਬਹਿ ਜੈ ਹੈ” ਕਿਤ, 
ਅੱਖਰ ਨਰੈ ਹੈਂ ਜਿਮ ਚਿੱਤ੍ਰ ਭੀਤਿ ਬਿਨ ਹੈ'। 


'ਥੋੜ੍ਹੀ ਜਿਹੀ ਦੇਰ ਵੀ ਕਿਸ ਵਾਸਤੇ ਲਾਉਂਦੇ ਹੋ। 

'ਓਥੇ। 

'ਉਹ ਮਹਾਂ ਪਾਪੀ ਹੈ (ਕੋਈ ਵੀ ਸਿੱਖ) ਦਰਸ਼ਨ ਨਹੀਂ (ਕਰਨਾ 
ਚਾਹੁੰਦਾ)। 

'ਭਿਆਨਕ ਬੇ ਇਨਸਾਫ਼ੀ। 

ਧੱਕਾ ਤੇ ਜ਼ੁਲਮ। 


(ਧੀਰ ਮੱਲ ਗੰਨੇ ਦੀ ਪੋਰੀ ਵਾਂਗ) ਪਾਪਾਂ (ਦੇਰਸ) ਦੀ (ਭਰੀ 
ਹੋਈ) ਪੋਰੀ ਹੈ, ਛਲਾਂ ਦੀ (ਛੋਰੀ) ਢੇਰੀ ਅਤੇ ਬੁਰੀ ਵਾਸ਼ਨਾਂ ਦੀ 
(ਭਰੀ ਹੋਈ) ਬੋਰੀ ਹੈ। (ਵਾਹਿ) ਉਸ (ਖੋਰੀ) ਵੈਰ ਭਾਵਰੱਖਣ 
ਵਾਲੇ (ਧੋਰੀ) ਨੀਚ (ਨੈ) ਨੂੰ ਧ੍ਰਿਕਾਰ ਹੈ। 


'ਪੁਚਾਇਆ ਚਾਹੁੰਦੇ ਹਾਂ। 

'ਜਗਤ ਨੂੰ ਤਾਰਨ ਲਈ ਜਹਾਜ਼ ਰੂਪ ਸਤਿਗੁਰੂ ਬੇੜੀ ਤੇ ਚੜ੍ਹੇ 
।ਆਪਣੇ ਪਾਸ। 

'ਲਹਿਰਾਂ ਵੇਖਦੇ ਨਦੀ ਤੋਂ ਪਾਰ ਹੋ ਗਏ। 

'ਡੂੰਘੇ ਪਾਣੀ ਵਿੱਚ। 

'ਜੰਮਣ ਮਰਣ ਦੀ ਬੇੜੀ ਕੱਟਣ ਵਾਲੇ ਸਤਿਗੁਰਾਂ ਨੇ। 

'ਕਰਤਾਰ ਪੁਰ ਜਾਣ ਵਾਲਿਆਂ ਨੂੰ ਇਉਂ ਕਿਹਾ। 


।ਉਲਟ ਗੱਲ ਕਰਦੇ ਹਨ। “ਵੈਰੀ। 
'ਗੁਆਉਂਦੇ ਹਨ। 

'ਗਲ ਜਾਣਗੇ। “ਰੁੜ੍ਹ ਜਾਣਗੇ। 

'ਜਿਵੇਂ ਤਸਵੀਰ ਤੋਂ ਬਿਨਾਂ ਕੰਧ (ਹੁੰਦੀ ਹੈ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 919 


ਅਰਜਨ ਦੇਵ ਕੀ ਨਿਸ਼ਾਨੀ ਥੀ ਮਹਾਂਨੀ ਏਹੁ, 
ਕਦਰ ਨ ਜਾਨੀ ਨਿਸਫਲ ਹਾਨੀ ਇਨਿ ਹੈ'। 'ਇਨ੍ਹਾਂ ਨੇ ਬਿਅਰਥ ਗੁਆ ਦਿੱਤੀ ਹੈ। 
ਪਛਤਾਤ ਭਾਂਤਿ ਬਹੁ ਬਾਤ ਗਾਤਿ ਜਾਤ ਮਗਿ', __'ਰਸਤੇ 'ਚ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। 
ਕਰਾਮਾਤ ਨਾ ਪਛਾਤ ਕਹਿਲਾਤ ਜਿਨ ਹੈ'। 'ਜਿਨ੍ਹਾਂ ਦੇ (ਸਿੱਖ) ਅਖਵਾਉਂਦੇ ਹਨ। 
ਜਾਵਤਿ ਬਹੀਰ' ਹੈ ਗੰਭੀਰ ਗੁਰ ਪਾਛੇ ਭੀਰ, 'ਵਹੀਰ। 
ਬੀਰਨ ਅਮੀਰਨ ਫਕੀਰਨ ਅਗਿਨ ਹੈ! ॥੬੫॥ _ 'ਅਣਗਿਣਤ। 
ਦੋਹਰਾ: 
ਸਨੇ ਸਨੇ' ਮਗ ਸਤਲੂਜੈਂ, 'ਹੌਲੀ ਹੌਲੀ। 
ਲਖਿ' ਕੀਰਤਿ ਪੁਰ ਜਾਇ। 'ਲੈਘ ਕੇ। 
ਥਿਰੇ ਮੋਦ ਮਨਿ ਪਾਇ ॥੬੬॥ 

ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥੇ ਗਜਾਨ ਸਿੰਘ ਵਿਰਚਿਤੇ 'ਨੌਮ ਗੁਰੂ ਕਾ ਪ੍ਰਸੰਗ ਬਰਨਨੰ ਨਾਮ 
ਤੇਤੀਸਮੋਂ ਬਿਸਰਾਮ ॥ ੩੩॥ 





920 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੪. (ਸੀ ਅਨੰਦ ਪੁਰ ਸ਼ਹਿਰ ਵਸਾਉਣਾ, ਤੀਰਥ ਉਧਾਰ ਲਈ ਜਾਣਾ, ਸੀ ਪਟਣੇ ਸਾਹਿਬ ਪਹੁੰਚਣਾ) 


ਦੋਹਰਾ: 
ਕੁਲਿ ਭੱਲਨਿ ਕਲ ਕਲਸ ਗੁਰੁ, 
ਗਯਾਨ ਭਾਨ ਬਿਦਤਾਨ'। 


ਅਜ਼ਮਤ ਯੂਤ ਅਨਕੈਂ ਕਰੇ, 
ਦਿਹੁ ਤੁਮ ਮੁਹਿ ਬਰ ਬਾਨਿ' ॥੧॥ 


ਅਨੰਦ ਪੁਰ ਗੁਰੁ ਨੌਮ ਰਚਿ, 

ਤੀਰਥ ਜਾਤ੍ਰਾ ਜਾਂਹਿ। 

ਧੀਰ ਮੱਲ ਗੁਰੁ ਗ੍ਰੰਥ ਲਹਿ, 
ਧਯਾਇ ਕਥੈਂ ਕਥ ਯਾਹਿ' ॥੨॥ 

ਕਬਿੱਤ: 

ਸੁਨਿ ਸੁਖ ਪਾਇ ਉਮਗਾਇ' ਲਾਗੋ ਆਵਨੇ। 


ਢਿੱਗ ਤੈ ਮਸੰਦਨ ਸੁਨਾਯੋ ਮਤਿ ਮੰਦਨ ਯੌਂ, 
ਤੁਮੈਂ ਫਰ ਫੰਧਨ ਸੋਂ ਕਰੈਂ ਬਹਿਕਾਵਨੇ'। 


ਗੁਰੂ ਗੰਥ ਨਦੀ ਮਾਂਹਿ ਕਾਂਹਿ ਧਰਿ ਜਾਹਿ ਵਾਹਿ', 
ਜੌ ਪੈ ਸਾਚ ਆਹਿ ਤੌ ਭੀ ਕੀਨ ਬੁਰੋ ਭਾਵਨੇ'। 
ਨਦੀ ਮੈਂ ਸੇ ਕੈਸੇ ਭਲ ਐਹੈ ਹਾਥ ਪੈਹੈ ਥਲ, 

ਜੈਹੈ ਗਲ ਯਾ ਤੋਂ ਜਲ ਕੈਹੈ ਸੋ ਬਹਾਵਨੇ' ॥੨੩॥ 


ਅਤਿਸੈ ਜੁ ਵਥੁ ਨੀਕ ਗੁਰਜਾਈ ਤੈ ਵਧੀਕ, 
ਦੈ ਹੈਂ ਤੁਮੈਂ ਠੀਕ ਹੈ ਸੀਕ ਹਾਸੀ ਕੈ ਪਠੀ'। 
ਸਲਿਤਾ ਟਟੋਰੇ ਜਬਿ ਔਰੇ ਸਬਿ ਬੋਰੇ ਕੈਹੈਂ, 
ਹੌਰੇ ਬਨਿ ਐਹੋ ਗੌਰੇ ਹਾਸ ਹੋਇ ਹੈ ਅਠੀ'। 


ਜੌ ਹੈ ਸਹੀ ਗੱਲ ਤੌ ਤੋ ਬੁਰਾ ਹੀ ਕਰਯੋ ਅਵੱਲ', 


'ਭੱਲਿਆਂ ਦੀ ਕੁਲ ਦੇ ਸੁੰਦਰ ਕਲਸ ਰੂਪ ਭਾਵ ਸ਼੍ਰੋਮਣਿ ਸ੍ਰੀ ਗੁਰੂ 
(ਅਮਰ ਦਾਸ) ਜੀ (ਆਪ) ਗਿਆਨ ਦੇ ਸੂਰਜ ਪ੍ਰਗਟ ਕਰਨ 
ਵਾਲੇ ਹੋ। 


ਅਨੇਕਾਂ (ਗੁਰਸਿਖਾਂ ਨੂੰ) ਕਰਾਮਾਤ ਦੇ ਸਹਿਤ ਕਰ ਦਿੱਤਾ ਹੈ 
ਮੈਨੂੰ ਵੀ ਤੁਸੀਂ ਚੰਗੀ ਕਵਿਤਾ (ਰਚਨ ਦੀ ਸ਼ਕਤੀ) ਦਿਉ। 


'(ਇਸ) ਬਿਸ੍ਰਾਮ ਵਿੱਚ ਇਹ ਕਥਾ ਕਹਾਂਗੇ। 


'ਉਤਸ਼ਾਹ ਨਾਲ। 


'(ਫਿਰ ਫੰਧਨ) ਛਲਾਂ ਵਲਾਂ (ਸੋਂ) ਨਾਲ (ਕਰੈਂ ਬਹਿਕਾਵਨੇ) 
ਭਟਕਾਉਂਦੇ ਹਨ। 

'ਉਹ ਕਾਹਨੂੰ ਧਰ ਕੇ ਜਾਣਗੇ। 

'ਬੂਰੀ ਭਾਵਨਾ ਨਾਲ (ਐਸਾ) ਕੀਤਾ ਹੈ। 


'ਨਦੀ ਵਿਚੋਂ ਕਿਵੇਂ (ਭਲ) ਠੀਕ ਹਾਲਤ ਵਿੱਚ ਹੱਥ ਆ ਸਕਦਾ 
ਹੈ, (ਥਲ) ਥੱਲੇ ਪੈ ਕੇ (ਭਾਵ ਹੇਠਲੀ ਤਹਿ 'ਚ ਬੈਠ ਕੇ) ਗਲ 
ਜਾਵੇਗਾ ਤੇ ਜਾਂ ਉਹ ਪਾਣੀ (ਦਰਿਆ ਦਾ) ਰੋੜ੍ਹ ਕੇ ਲੈ ਜਾਵੇਗਾ। 


'ਸ਼ਰੀਕ ਨੇ ਤੈਨੂੰ ਮਖੌਲ ਕਰ ਭੇਜਿਆ ਹੈ। 


'ਜਦੋਂ (ਤੂੰ) ਨਦੀ ਚੋਂ ਢੂੰਡੇਂਗਾ ਤਦੋਂ ਹੋਰ ਸਾਰੇ ਤੈਨੂੰ ਸ਼ੁਦਾਈ 
ਕਹਿਣਗੇ ਹੌਲੇ ਬਣ ਕੇ ਆਉਗੇ (ਤੇ ਫਿਰ) ਅੱਠੇ ਪਹਿਰ 
ਬਹੁਤੀ ਹਾਸੀ ਹੋਵੇਗੀ। 

ਬੁਰਾ ਤੇ (ਅਵੱਲ) ਉਲਟਾ ਹੀ (ਕੰਮ) ਕੀਤਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 921 


੦ ੩੩... < 


ਤੁਮਹੂੰ ਤੈ ਖੋਯੋ ਭੱਲ' ਆਪ ਰਾਖਯੋ ਨਾ ਹਠੀ”। 


'ਤੁਹਾਡੇ ਪਾਸੋਂ ਤਾਂ ਚੰਗੀ ਤਰ੍ਹਾਂ ਗੁਆ ਦਿੱਤਾ ਹੈ। “ਜ਼ਿੱਦ ਕਰਨ 
ਵਾਲਿਆਂ ਨੇ। 

'ਹਲਚਲੀ (ਮੱਚ ਗਈ)। “ਕੇਲੇ ਵਾਂਗ। 

ਮੂੰਹ ਦੀ ਚਮਕ ਬਦਲ ਗਈ ਤੇ ਬਹੁਤ ਤਰ੍ਹਾਂ ਦੀਆਂ 


ਸੁਨਿ ਧੀਰੀ ਮੱਲ ਥਰਥੱਲ' ਕਾਂਪਯੋ ਕਦਲੀ ਜਜੋਂ”, 
ਬਦਲੀ ਕ੍ਰਾਂਤਿ ਮੁਖਿ ਗਟੀ ਬਹੁਧਾ ਠਠੀ' ॥ ੪ ॥ 


ਹੋਇ ਕੈ ਅਧੀਰ ਬੂਡਯੋ ਸ਼ੋਕ ਨਿਧਿ' ਨੀਰ, 


ਚਿੰਤਾ ਪੀਰ ਨੈ ਗਹੀਰ' ਨੀਰ ਹੀਨ ਮੀਨ ਹ੍ਹੈ 


ਗਯੋ?। 

ਬਾਰ ਬਾਰ ਕੈ ਵਿਚਾਰ ਫੇਰ ਯੋਂ ਉਚਾਰ ਕਹਯੋ, 
ਤੇਗ ਜੂ ਬਹਾਦਰ ਨ ਕਬੀ ਕੂਰ ਹੈ ਕਹਸੋ। 
ਬਾਲਪਨ ਤੈ ਹੀ ਭੋਰੇ ਭਾਵ' ਲੋਭ ਛੋਭ? ਛੋਰੇ 
ਭਜਨ ਬਿਬੇਕ ਸੋਂ ਵਿਰਾਗ ਤਯਾਗ ਮੈਂ ਰਹਜੋ। 
ਹਮ ਤੋਂ ਬੁਰਾਈ ਉਤਪਾਤ' ਹੈ ਮਹਾਈ? ਕੀਨ, 


ਉਨਹੂੰ ਭਲਾਈ ਛਿਮਾ ਸ਼ੀਲ' ਬਡ ਹੀ ਗਹਯੋ 


॥੫॥ 

ਐਸੋ ਕੌਨ ਜਗ ਮੈਂ ਹੈ ਆਯੋ ਧਨ ਫੇਰ ਦੈ ਹੈ', 
ਸਦਗੁਨ ਪੁੰਜ ਵੈਹੈ ਜੋਗ ਗੁਰੁ ਵਾਰੀਆ'। 

ਹਮ ਕੋ ਯਕੀਨ ਐ ਹੈ ਗ੍ਰੰਥ ਸੋ ਗਏ ਰਖੈ ਹੈਂ, 
ਸਿਖ ਦੇਤਿ ਨਾਹਿ ਹੂੰ ਹੈਂ ਗਏ ਨਦਿ ਧਾਰੀਆ'। 
ਉਨਿ ਕੀ ਇਮਾਨਤ ਕੀ ਖਯਾਨਤ' ਕਰੈ ਹੈ ਕੌਨ, 
ਮਾਨਤਿ ਹੈ ਆਨ' ਬ੍ਰਹਮੰਡ ਅੰਡ ਸਾਰੀਆ:। 
ਚਾਹਿਤ ਅਬਾਦੀ' ਮਮ ਗਾਦੀ ਕੀ ਸਦਾ ਹੀ ਸੋਊ, 
ਹੋਊ ਉਪਕਾਰ ਹਮ ਪਰ ਉਨੈਂ ਭਾਰੀਆ ॥ ੬॥ 
ਗਯੋ ਗੁੰਥ ਫੇਰ ਐਹੈ ਪੰਥ ਬਡ ਮਾਨ ਕੈ ਹੈ, 
ਸਿੱਖ ਬਹੁ ਭੇਟ ਦੈਹੈਂ ਐਸੇ ਧੀਰ ਬਾਂਧ ਕੈ। 
ਭਾਲਨਿ ਕੇ ਹੇਤ ਜਬਿ ਚਾਲਨਿ ਸੋ ਚਾਹੈ, 

ਤਬਿ ਗਾਲਨ ਸੋ” 
ਆਦਿਕੈਂ। 

ਤੇਰਾਂ ਦਿਨ ਗਏ ਬੀਤ ਯੌਂ ਹੀ ਬਿਪ੍ੀਤ ਨੀਤਿ', 
ਦੁਬਿਧਾ ਚਿਖਾ ਮੈ ਚੀਤ ਜਰੇ ਤਾਂਹਿ ਯਾਦ ਕੈ'। 


ਗਿਣਤੀਆਂ ਗਿਣਨ ਲਗ ਪਿਆ। 
'ਸ਼ੋਕ ਦੇ ਸਮੁੰਦਰ ਵਿੱਚ। 


'ਚਿੰਤਾ ਦੀ ਪੀੜ ਨੇ ਪਕੜ ਲਿਆ। “ਪਾਣੀ ਤੋਂ ਬਿਨਾਂ ਮੱਛੀ 


(ਵਾਂਗ) ਹੋ ਗਿਆ। 


ਭੋਲੇ ਸੁਭਾਵ ਕਰਕੇ। “ਕ੍ਰੋਧ। 


'ਉਪੱਦੂਵ। “ਵੱਡਾ। 


'ਨਰਮ ਸੁਭਾਵ। 


'ਮੋੜ ਦੇਵੇ। 
।ਉਹ ਚੰਗੇ ਗੁਣਾਂ ਦੇ ਸਮੂੰਹ ਭਾਰੀ ਲਾਇਕ ਗੁਰੂ ਹਨ। 


'ਨਦੀ ਵਿੱਚਰੱਖ ਗਏ। 

'ਬੇਈਮਾਨੀ। 

।ਆਗਿਆ। ਆੰਡੇ ਦੀ ਸ਼ਕਲ ਦੇ ਸਾਰੇ ਬੁਹਮੰਡ। 
'ਉਸਤਤਿ। (ਅ) ਵਸੋਂ ਭਾਵ ਤੁਰੱਕੀ। 


'ਗੱਲਾਂ ਨਾਲ। 


'ਉਲਟੀ ਨੀਤੀ ਕਰਕੇ। 
'ਤਿਸ (ਸ੍ਰੀ ਗੁਰੂ ਗੁੰਥ ਸਾਹਿਬ ਜੀ ਨੂੰ) ਯਾਦ ਕਰਕੇ। 





922 


ਕੌਨ ਕੌਨ ਕੋ ਨ ਦੁਖ ਦੀਓ ਹੈ ਕੁਸੰਗਤਿ ਨੈ, 
ਯਾਂਹੀ ਤੈ 
॥੭॥ 

ਗੁਰੁ ਜਸੁ ਸ੍ਰਾਂਤਿ ਬੂੰਦ ਸਰਪ ਮਸੰਦ ਮੰਦ', 
ਸਿੱਖ ਸਸੀ ਸੀਪ ਕੇਲ ਚਾਤਕ ਸੁਹਾਵਨੋ'। 


ਧੀਰ ਮੱਲ ਹੁਤੋ ਦ੍ੈਸ਼ੀ ਸੰਗਤ ਭੀ ਭਈ ਵੈਸੀ, 
ਮੂਢ ਕੋ ਸਰਾਬ ਜੈਸੀ ਬੂਢ ਕੋ ਧਕਾਵਨੋ'। 


ਸੂਪਨ ਦੈ ਨੌਮ ਗੁਰੁ ਕਹਯੋ ਧੀਰ ਮੱਲ ਕੋ ਜੌ, 

ਤੌਂ ਤੋ ਹਨ ਧਾਰਿ ਕੀਨ ਨਦੀ ਤੀਰ' ਜਾਵਨੋ। 
ਗੋਤੇ ਲਗਵਾਏ ਜਾਲ ਪਾਏ ਧਨ ਦੈ ਮਹਾਂਏ, 

ਗੁਰੂ ਗੁੰਥ ਜੀ ਨ ਪਾਏ ਕੀਨ ਬਲ ਲਾਂਵਨੋ ॥੮॥ 
ਫੇਰ ਗੁਰੂ ਨੌਂ ਮਨਾਏ' ਨਾਕ ਧਰਾ ਪੈ ਘਸਾਏ, 
ਪ੍ਰਸ਼ਾਦ ਬਰਤਾਏ ਪ੍ਰਤਯਾਏ ਪਾਵ ਸੋ'। 

ਰੇਤੀ ਵੀਚ ਦੱਬੇ ਤਬੇ ਪਾਏ ਨਿਕਸਾਏ 

ਦਰਸਾਏ, ਹੁਲਸਾਏ ਹੈਂ ਝੁਕਾਏ ਸੀਸ ਚਾਵ ਸੋਂ। 
ਮਾਨੋ ਮਿ੍‌ਤੁ' ਪਾਨ ਆਏ ਗਈ ਮਨੀ ਫਨੀ? ਪਾਏ, 
ਸੂਮ ਨਿਧਿ ਕੋ ਲਹਾਏ' ਧੀਰ ਮੱਲ ਭਾਵ ਸੋ?। 


ਅੰਗਰਖੇ' ਤਨੀ ਟੂਟੀ ਕਾਂਤਿ ਮੁਖਿ ਲਾਲੀ ਫੂਟੀ”, 
ਪਾਈ ਜਨ ਰਾਮ ਬੂਟੀ ਲਖਮਨ ਜਯਾਵ ਸੋ' 
॥੯॥ 

ਹਾਸ਼ੀਆ ਸਿਲਾਬ ਗਯੋ' ਅੱਖਰ ਅਖੱਰ ਰਹਜਯੋ?, 


ਬਡੋ ਉਤਸ਼ਾਹ ਕਯੋ ਗਯੋ ਘਰ ਲੈ ਤਬੈ। 
ਮੇਲਾ ਬਡ ਠਯੋ' ਦਰਸਯੋ” ਸਬਿ ਸੰਗਤਿ ਕੋ, 
ਧਨ ਭੇਟ ਅਯੋ ਵਹੁ' ਤਾਂਹੀ ਨੌਰ? ਹੈ ਅਬੈ। 
ਇਤ ਦਿਸ ਨੌਮ ਗੁਰੁ ਪਹੁੰਚੇ ਕੀਰਤਿ ਪੁਰਿ, 
ਸੰਗਤਿ ਅਪਾਰ ਤੁਰਿ ਆਇ ਦੇਸ ਤੈ ਸਬੈ। 


ਮਸੰਦ ਮੀਣੇ' ਨਿੰਦੇ ਗੁਰੂ ਨਾਦ ਕੈ? 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਕਪਟੀ। “ਬੋਲ ਕੇ। 


ਮਸੰਦਾਂ ਰੂਪ ਸੱਪਾਂ ਨੂੰ ਬੁਰੀ ਲੱਗਦੀ ਹੈ। 
'ਸਿੱਖਾਂ ਰੂਪ ਖੇਤ, ਸਿੱਪੀ, ਕੇਲੇ ਤੇ ਪਪੀਹੇ ਨੂੰ ਚੰਗੀ ਲੱਗਦੀ 
ਹੈ। 


ਮੂਰਖ ਨੂੰ ਸ਼ਰਾਬ (ਵਾਂਗ) ਤੇ ਬੁੱਢੇ ਨੂੰ ਧੱਕਾ ਮਾਰਨ (ਵਾਂਗ 
ਦੁਖਦਾਈ ਹੈ)। 


'ਕਿਨਾਰੇ। 


'ਭਾਵ ਨੌਆਂ ਗੁਰਾਂ ਅੱਗੇ ਅਰਦਾਸ ਕੀਤੀ। 
'ਉਸ ਦਾ ਪ੍ਰਤਿਆਵਾ ਪਾ ਲਿਆ। 


ਮੁਰਦੇ ਵਿੱਚ। “ਸੱਪ ਦੀ। 

'ਖ਼ਜ਼ਾਨਾ ਮਿਲ ਗਿਆ। “ਉਨ੍ਹਾਂ ਵਾਂਗ ਹੀ ਧੀਰਮੱਲ (ਖ਼ੁਸ਼) 
ਹੋਗਿਆ। 

'ਚੋਲੇ ਦੀ। “ਮੂੰਹ ਤੇ ਚਮਕ ਤੇ ਲਾਲੀ ਫੁੱਟ ਕੇ ਨਿਕਲੀ। 

'ਜਾਣੌ ਲਛਮਣ ਨੂੰ ਜਿਊਂਦਾ ਕਰਨ ਲਈਰਾਮ ਚੰਦਰ ਜੀ ਨੂੰ 
ਸੰਜੀਵਨੀ ਬੂਟੀ ਲੱਭ ਪਈ ਹੈ। 

'ਹਾਸ਼ੀਆ (ਲਿਖਤ ਤੋ ਬਾਹਰਵਾਰ ਛੱਡਿਆ ਖਾਲੀ ਥਾਂ) ਗਿੱਲਾ 
ਹੋਗਿਆ। “ਅੱਖਰ ਸਾਬਤ ਰਹੇ। (ਅੱਖਰ- ਅ-ਖਰ=ਖਰਨ 
ਤੋਂ ਰਹਿਤ ਭਾਵ ਸਾਬਤ। ) 


'ਕੀਤਾ। “ਦਰਸ਼ਨ ਕਰਵਾਇਆ। 
'ਉਹ (ਸ੍ਰੀ ਗੁਰੂ ਗੁੰਥ ਸਾਹਿਬ)। “ਉਸੇ ਜਗ੍ਹਾ (ਕਰਤਾਰਪੁਰ 
ਦੁਆਬਾ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਗੁਰੁ ਤਖਤ ਪੈ ਬੈਨੈਂ ਦੋਊ ਵਕਤ ਪੈ, 

ਸਭਾ ਬਡ ਲਗਤਿ ਪੈ ਬਿਤ ਬਹੁਤੈ ਅਬੈ' 
॥੧੦॥ 

ਜਰਨਿ' ਸ਼ਰੀਕ ਪੇਖਿ ਸੋਢੀ ਮਤਸਰ ਧਰਿ, 
ਕਰਨਿ ਖਰਾਬੀ ਜੋ ਸ਼ਤਾਬੀ' ਮਤ ਹੈ ਠਏ”। 
ਮਾਤ ਕ੍ਰਿਸ਼ਨ ਕੌਰ ਤੌ ਨਿਹਾਤ ਹੀ' ਰਖਤਿ ਮੇਲ, 
ਨਿਜ ਧਨ ਧਾਮ ਹੈਂ ਹਵਾਲੇ ਇਨ ਕੇ ਕਏ। 
ਐਪੈ ਬਾਦ' ਏਕ ਮਾਸ ਗਈ ਸੋ ਪ੍ਰਲੋਕ ਖਾਸ”, 
ਨਿਜ ਪਤਿ ਪਾਸ ਵਾਸ ਕੀਨ ਪੂਤ ਭੀ ਪਏ'। 
ਮੱਖਣ ਭੀ ਬਿਦਾ ਪਾਇ ਗਯੋ ਜਬਿ ਦੱਖਣ ਕੋ, 
ਲੱਖਣ ਸਰੀਕ ਲੱਗੇ ਰੱਖਣ ਬੁਰੇ ਨਏ' ॥੧੧॥ 


ਅਧਿਕ ਬਿਵਾਦ' ਰਵਿ ਮਲ” ਕੀ ਔਲਾਦ ਗਹਸੋ, 
ਉਤੈ ਧੀਰ ਮੱਲ ਕੋ ਇਮਾਨ ਹੱਲ ਹੈ ਗਯੋ। 
ਭਯੋ ਕ੍ਰਿਤਘਨ' ਮਨਿ ਲਾਗਿ ਆਗ? ਜਾਗ ਉਠੀ, 


ਗੁਰੁ ਕੀ ਬਡਜਾਈ ਆਗ ਵੈ ਜਲਾਈ ਹੈ ਦਯੋ'। 
ਰਾਮਰਾਇ ਦਿੱਲੀ ਦਿਸੋਂ! ਸਹਿਜ ਸੁਭਾਇ ਆਇ, 
ਜਾਇ ਦੁਆਬੇ ਸਿੱਖੀ ਨਿਜ ਨਯਾਰੀ ਕਰਤੈ ਭਯੋ। 
ਤਾਂ ਕੋ ਧੀਰ ਮੱਲ ਨੇ ਬੁਲਾਇ ਘਰ ਕਰਿ ਸੇਵ, 
ਬਹੁ ਸਿਖਰਾਇ ਕੈ ਮਿਲਾਇ ਸੰਗ ਹੈ ਲਯੋਂ 
॥੧੨॥ 

ਇਤੈ ਗੁਰੂ ਨਹਿਮ ਕੇ ਫਹਿਮ ਮੈ ਬਹਿਮ ਨ 
ਸਹਿਮ ਅਹਿਮ ਕਾਂਹਿ ਲਹਿਮ ਨ ਆਇ ਹੈ”। 


ਮੂਰਤਿ ਰਹਮ' ਸਦਾ ਚਹਿਂ ਮਨ ਭਲਾ ਸਬਿ, 
ਸੱਤ ਮਿੱਤ੍ਹ ਨਾਹਿਂ ਮਨ ਮੈ ਰਖਾਇ ਹੈਂ। 
ਹੇਰੇ' ਜਬਿ ਕਰਤਿ ਬਖੇਰੇ? ਬਿਨ ਛੇਰੇ” ਸੋ'', 


ਘਨੇਰੇ ਨੇਰੇ' ਰਹਿਨੋਂ ਨਿਹਾਰ ਦੁਖਦਾਇ ਹੈ। 


923 


'ਧਨ ਬਹੁਤ ਆਉਂਦਾ ਹੈ। 


'ਸੜਦੇ ਹਨ। 
'ਛੇਤੀ। ?(ਉਨ੍ਹਾਂ ਨੇ) ਸਲਾਹ ਕੀਤੀ ਹੋਈ ਹੈ। 
'ਬਹੁਤ ਹੀ ਜ਼ਿਆਦਾ। 


'ਪਿਛੋਂ। “ਆਪ। 
'(ਮਿਲ) ਪਏ। 


'ਸ਼ਰੀਕ (ਆਪਣੇ ਆਪ ਵਿੱਚੋਂ) ਨਵੇਂ ਬੁਰੇ ਲੱਛਣਰੱਖਣ ਲੱਗੇ 
ਭਾਵ ਨਵੀਆਂ ਬੁਰਾਈਆਂ ਕਰਨ ਲੱਗੇ। 
'ਝਗੜਾ। “ਸੂਰਜ ਮੱਲ। 


'ਕੀਤੇ ਉਪਕਾਰ ਨੂੰ ਭੁਲਾ ਦੇਣ ਵਾਲਾ। “ਦੁਸ਼ਮਣੀ ਦੀ ਅੱਗ। 
ਗੁਰਾਂ ਦੀ ਵਡਿਆਈ ਨੇ ਉਹ ਅੱਗ ਬਾਲ ਦਿੱਤੀ ਹੈ। 
'ਤਰਫੋਂ। 


।ਏਧਰ (ਨਹਿਮ) ਨੌਵੇਂ ਸਤਿਗੁਰਾਂ ਦੇ (ਫਹਿਮ) ਦਿਮਾਗ ਵਿੱਚ 
ਭਾਵ ਸੋਚ ਵਿੱਚ (ਬਹਿਮ) ਵਹਿਮ (ਸ਼ੱਕ, ਸੰਸਾ) ਨਹੀਂ ਹੈ ਅਤੇ 
(ਅਹਿਮ) ਖ਼ਾਸ ਜਾਂ ਬਹੁਤਾ (ਸਹਿਮ) ਡਰ ਭੈ ਕਿਸੇ (ਲਹਿਮ) 
ਇਕ ਪਲ ਜਿੰਨੇ ਸਮੇਂ ਵਿੱਚ ਵੀ ਨਹੀਂ ਆਉਂਦਾ। 

ਦਇਆ, ਤਰਸ। 


'ਦੇਖੇ। “ਝਗੜੇ। “ਬਿਨਾਂ ਛੇੜੇ ਤੋਂ। ''ਉਹ (ਧੀਰ ਮੱਲ 
ਤੇਰਾਮਰਾਇ)। 
ਬਹੁਤਾ ਨੇੜੇ। 





924 


ਕਾਂਹਿ ਸੋ', ਕਦਾਹਿ ਭੀ ਅਗਾਹਿ ਨਾ ਭਵਾਇ ਹੈ? 
॥੧੩॥ 

ਸੂਪਨ ਪਸਾਰਾ ਜਗ ਧੁੰਦ ਕੇ ਮਨਿੰਦ', ਦੁੰਦ” 
ਕਰਤਿ ਅਗਜਯਾਨੀ, ਗਯਾਨੀ ਰਹਿਤ ਅਦੁੰਦ' ਹੈਂ। 
ਸਹਿ ਨ ਸਕਤ ਵੀਚ ਰਹਿਨ ਤੇ ਯੇ' ਬਡਾਈ, 
ਔਰ ਨੋਰ ਬਸੈਂ ਲਸੈਂ! ਨਸੈਂ ਸਬਿ ਦੁੰਦ ਹੈਂ। 

ਜੈਸੇ ਪੁਰਾ' ਗੁਰੂ ਬਹੁ ਗ੍ਰਾਮ ਹੈ ਬਸਾਏ, 

ਤੈਸੇ ਹਮ ਭੀ ਨਗਰ ਏਕ ਰਚੀਏ ਸੁਛ਼ੰਦ' ਹੈਂ। 
ਐਸੇ ਮਨਿ ਧਾਰਿ ਕੈ ਨਿਹਾਰ ਕੈ ਜ਼ਮੀਨ ਵਰ' 
ਬਾਂਧਯੋ ਅਨੰਦ ਪੁਰ ਦਾਇ' ਪਰਮਾਨੰਦ ਹੈ 
॥੧੪॥ 

ਤਾਰਾ ਚੰਦ ਕਹਿਲੂਰੀ ਗੁਰੂ ਹਰਿਗੋਵਿੰਦ ਕੋ, 

ਪਾਂਚ ਗਾਂਮ ਕੀ ਇਨਾਮ ਧਰਾ ਲਿਖ ਥੀ ਦਈ। 
ਕੀਰਤਿ ਪੁਰੀ ਸੈ ਨੈਣਾ ਦੇਵੀ ਲੌ ਪਹਾਰ ਕੰਢੀ', 
ਦਸ ਕੋਸ ਲੋਬੀ ਪਾਂਚ ਕੋਸ ਚੌੜੀ ਥੀ ਭਈ। 

ਤਾ ਮੈਂ ਪੁਰ ਕੀਰਤਿ ਬਸਾਯੋ ਗੁਰੁ ਆਪ ਤਬੈ, 
ਔਰ ਕੀ ਬਟਾਈ ਗੁਰੁ ਸਾਤਮ ਲੌ ਥੀ ਅਈ'। 


ਤਾਂ ਕੇ ਸੁਤ ਭੀਮ ਚੰਦ ਹੂੰ ਤੈ ਗੁਰੂ ਨੌਮ ਅਬਿ, 
ਜ਼ਿਮੀਦਾਰ ਮੋਲ ਲੈ' ਕੈ ਨੀਓ' ਦਿਢ ਹੀ ਠਈ? 


॥੧੫॥ 

ਸਤ੍ਰਾਂ ਸੋ ਇਕੀ' ਮਾਘ ਸੁਦੀ ਪੰਚਮੀ ਕੋ ਗੁਰੁ, 
ਸਾਨੰਦ ਬਸਾਯੋ ਪੁਰ ਆਨੰਦ ਗਰਾਮ' ਹੈ। 

ਏਕ ਓਰ ਧਾਰ ਜੋ ਪਹਾਰਨ ਸੁਹਾਂਨੀ, ਪਰ 

ਸੀ ਨੈਣਾ ਦੇਵੀ ਦੇਵੀ ਬਾਂਛਿਤ ਅਰਾਮ ਹੈ'। 
ਦੁਤੀ ਦਿਸਾ ਸਤਲੂਜ ਬਹਿਤ ਰਹਿਤ ਸਦ', 
ਰਮਨੀਕ ਨੀਕ ਛਿਤ' ਠੀਕ ਅਭਿਰਾਮ£ ਹੈ। 
ਲਾਯਕ ਪਵਾਰਨ' ਭਵਿਖਤ ਵਿਚਾਰਨ ਕੈ, 
ਦੂਣ ਕਹਿਲੂਰ ਸੁਖ ਸਾਰਨ ਕੋ ਧਾਮ ਹੈ' ॥੧੬॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਕਿਸੇ ਨਾਲ ਵੀ। ਅਗੋਂ ਨੂੰ ਕਦੇ ਵੀ ਨਹੀਂ ਹੋਵੇਗਾ। 


'ਵਾਂਗ। “ਝਗੜਾ। 

'ਝਗੜੇ ਤੋਂ ਬਿਨਾਂ। 

ਇਹ (ਧੀਰ ਮੱਲ ਆਦਿ)। 
'ਚਮਕੀਏ ਭਾਵ ਪ੍ਰਸੰਨ ਹੋ ਕੇ ਰਹੀਏ। 
'ਪਹਿਲੇ। 

'ਸੁਤੰਤਰ। 

ਸ੍ਰੇਸ਼ਟ। 


'ਦੇਣ ਵਾਲਾ। 


'ਬਾਕੀ ਰਹਿੰਦੀ ਜ਼ਮੀਨ ਦੀ ਵਟਾਈ (ਪੈਦਾਵਾਰ ਚੋਂ ਹਿੱਸਾ) 
ਸਤਵੇਂ ਗੁਰਾਂ ਤੱਕ ਆਉਂਦੀ ਰਹੀ ਸੀ। 


'ਜ਼ਮੀਨ ਦੀ ਮਾਲਕੀ ਦਾ ਹੱਕ ਮੁੱਲ ਲੈ ਕੇ। “ਪੱਕੀ ਹੀ ਨਿਉਂਰੱਖ 
ਦਿੱਤੀ। 

'ਸੰਮਤ ੧੭੨੧ ਬਿ.। 

'ਪਿੰਡ। 


'ਮਨ ਇੱਛਤ ਸੁਖ ਦੇਂਦੀ ਹੈਂ। 

'ਸਦਾ ਵਗਦਾ ਰਹਿੰਦਾ ਹੈ। 
'ਚੰਗੀਰਮਣੀਕ ਧਰਤੀ ਹੈ। “ਸੁੰਦਰ। 
ਜੰਗਾਂ ਦੇ ਲਾਇਕ ਹੈ। 

ਸਾਰੇ ਸੁਖਾਂ ਦਾ ਘਰ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਾਮ ਰਚਿ ਰੁਚਿਰ ਅਰਾਮ-ਦਾ ਰਹਿਨ ਲਾਗੇ, 
ਜੰਗਲ ਮੈਂ ਮੰਗਲ ਭੌ ਗੁਰੁ ਪ੍ਰਤਾਪ ਤੇ। 

ਆਵੈਂ ਇਕ ਜਾਵੈਂ ਸਿੱਖ ਰੌਣਕ ਰਹਾਵੈ ਬਹੁ, 
ਦੌਲਤ ਚਢਾਵੈਂ ਐ ਕਮਾਵੈਂ ਸੇਵ ਆਪ ਤੇ'। 
ਏਕ ਰਾਤ ਬਾਤ' ਦੁਰਗੰਧਿ ਯੁਤ ਆਤਿ ਭਦੀ, 
ਗੁਰੂ ਜੋ ਲਖਾਹਯੋ' ਆਯੋ ਦੇਉ ਦੁਰ ਪਾਪ ਤੇ”। 


ਕਰ ਨਰ ਮੂੰਡ ਫਰੇ ਗਰੇ ਹਾਡ ਮਾਲ ਧਰੇ, 
ਨੈਨ ਦੀਪ ਜਰੇ ਗਿਰ ਸੁਰਮੇ ਜਜਯੋਂ ਜਾਪਤੇ' 
॥੧੭॥ 


ਭਯਾਨਕ ਕਰੂਪ ਅਤਿ ਆਨਕ' ਪ੍ਰਵਾਰ ਯੁਤ, 
ਕਰਨ ਉਜਾਰ ਵਾਰ ਦੁਖਦ ਪਛਾਨ ਕੈ। 

ਪਾਨ' ਲੈ ਕਮਾਨ ਬਾਂਨ ਗੁਰੂ ਜੀ ਸੰਧਾਨ” ਜਬਿ, 
ਜਾਨਿ ਸਮੁੱਥ ਗੁਰੈਂ ਬੋਲਯੋ ਘਿਗਯਾਨ ਕੈ'। 
ਪ੍ਰਾਨ ਦਾਨ ਦੀਜੈ ਮੋਹਿ ਹਾਨਿ' ਨਾਹਿ ਕੀਜੈ, 
ਗੁਰੋ ਅਰਜ਼ ਸੁਨੀਜੈ ਦੀਜੈ ਹੁਕਮ ਧਿਆਨ ਕੈ'। 
ਰੈਹੋਂ ਯਾਹਿ ਪੀਪਰ ਪੈ ਸਾਤ ਸੌ ਬਰਖ ਤੇ ਮੈਂ, 
ਮਾਖੋ ਨਾਮ ਮੇਰੋ ਅਬਿ ਔਖੀ ਬਨੀ ਆਨ ਕੈ 
॥੧੮॥ 

ਪਢਿਤ ਜੋ ਬਾਨੀ ਸਿੱਖ ਕੀਰਤਨ ਕੈ ਮਹਾਨੀ, 
ਕੁਲ ਹਮਰੀ ਕੋ ਦਾਨੀ ਦੁਖ ਏਹੁ ਭਾਰੀਆ। 
ਸੁਨਿ ਕਰਿ ਲਗੈ ਆਗ ਭਾਗੈਂ ਹਮ ਨੌਰ ਤਯਾਗ, 
ਭੱਛ' ਨ ਮਿਲੈ ਹੈ ਕੱਛੁ ਰੱਛ ਅੱਛ ਕਾਰੀਆ”। 


ਆਪ ਕੇ ਅਗਾਰੀ ਨਾ ਹਮਾਰੀ ਚਾਰੀ' ਚਾਲਤਿ ਹੈ, 
ਨ ਤੋ ਮੈਂ ਹਜ਼ਾਰੀ ਨਰ ਖੈ' ਕਰੋਂ ਉਜਾਰੀਆ। 
ਗਿਨਤੀ ਬਿਨਾ ਹੀ ਨਾਥ ਬਿਨਤੀ ਹਮਾਰੀ ਮਾਨਿ, 
ਦੀਜੈ ਮੋਹਿ ਠੋਰ ਔਰ ਬਸਨੇ ਹਿਤਾਰੀਆ' 
॥੧੯॥ 


925 


'ਆਪਣੇ ਹੱਥੀਂ। 
'ਹਵਾ। 


'ਜਾਣਿਆ। “ਦੇਉ ਆਇਆ (ਜਿਸ ਨੇ ਇਹ ਦੇਹ) ਖੋਟੇ ਪਾਪਾਂ 
ਕਰ ਕੇ (ਪਾਈ ਹੈ)। 


ਹੱਥਾਂ ਵਿੱਚ ਮਨੁੱਖਾਂ ਦੇ ਸਿਰ ਫੜੇ ਹੋਏ ਹਨ, ਗਲ 'ਚ ਹੱਡਾਂ ਦੀ 
ਮਾਲਾ ਪਹਿਨੀ ਹੋਈ ਹੈ, ਨੇਤ੍ਹ ਦੀਵੇਂ ਵਾਂਗ ਬਲਦੇ ਹਨ, (ਉਹ 
ਦੇਉ) ਸੁਰਮੇ ਦੇ ਪਹਾੜ ਜਾਪਦੇ ਹਨ। 

।ਆਏ। 


ਹੱਥਾਂ 'ਚ। “ਸਿੰਨ੍ਹਿਆ। 
'ਲੇਲ੍ਹੜੀਆਂ ਕੱਢ ਕੇ। 

'ਨਾਸ। 
'ਖ਼ਿਆਲ ਕਰ ਕੇ ਭਾਵ ਸੋਚ ਕੇ। 


'ਭੋਜਨ। “(ਨ ਕੋਈ) ਚੰਗੀਰੱਖਿਆ ਕਰਨ ਵਾਲਾ ਹੀ ਮਿਲਦਾ 
ਹੈ। (ਅ) (ਹੇ ਸਤਿਗੁਰੂ ਤੁਸੀਂ ਹੀ ਸਾਡੀ) ਚੰਗੀਰੱਖਿਆ ਕਰਨ 
ਵਾਲੇ ਹੋ। 

ਚਾਰਾ, ਜੋਰ, ਵੱਸ, ਵਾਹ। 

'ਨਾਸ। 


'ਵੱਸਣ ਵਾਸਤੇ ਹੋਰ ਜਗ੍ਹਾ। 





926 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹੋ ਗੁਰੁ ਇਸ ਥਲ ਗੁਰ ਕੁਲ ਬਹੁ ਭਲ, 

ਬਸ ਹੈ ਅਚਲ ਪ੍ਰਤਾਪ ਬਲਵਾਰ' ਹੈ। 

ਬਸੋ ਤੁਮ ਗਿਰਦ ਸਨ੍ਹੰਦ ਸੁਨਿ ਹੋਇ ਖੁਸ਼, 

ਕਹਸੋ ਪੁਨ ਰਾਖੋਂ ਕੁਛ ਈਹਾਂ ਭੀ ਹਮਾਰ ਹੈ। 

ਭਾਖਯੋ ਗੁਰੁ ਰਾਖਯੋ ਨਾਮ ਤੇਰੋਂ ਹੇਤ ਸਾਖਜਯੋ 'ਜਗ ਵਿੱਚ ਉਗਾਹੀ ਵਾਸਤੇ। 
ਜਗਿ', 

ਕਹਿ ਹੈਂ ਅਨੰਦਪੁਰ ਮਾਖੋਵਾਲ ਸਾਰ' ਹੈ। 'ਸਾਰੇ। 

ਔਰ ਜਬਿ ਹੋਹਿੰਗੇ ਪਵਾਰੇ' ਈਹਾਂ ਭਾਰੇ ਆਇ, _'ਪਵਾੜੇ, ਜੰਗ। 

ਕਰੀਓ ਅਹਾਰੇ ਘਾਇ ਸਤ੍ਹ ਅਪਾਰ ਹੈ' ॥੨੦॥ _'ਬਹੁਤੇ ਵੈਰੀ ਮਾਰ ਕੇ ਭੋਜਨ ਕਰਿਓ। 
ਸੁਨਿ ਮੋਦ' ਮਨਿ ਮਾਖਾ ਬਸਜੋ ਸਰ੍ਹੰਦ ਜਾਇ 'ਅਨੰਦ। 

ਨਗਰ ਬਗਰ' ਗੁਰੁ ਸਗਰ? ਬਸਾਵਹੀਂ। 'ਸ਼ਹਿਰ ਦੇ ਘਰ। “ਸਾਰੇ। 
ਲੈਗਰ ਅਤੋਟ ਛੋਟ ਮੋਟ' ਸਬਿ ਖਾਵਹੀਂ। ਛੋਟੇ ਤੇ ਵੱਡੇ। 

ਦੇਸਨਿ ਬਿਦੇਸਨਿ ਅਸੇਸਨਿ ਤੈ' ਲੈ ਮਸੰਦ, 'ਸਾਰਿਆਂ ਤੋਂ। 

ਸੰਗਤ ਕੋ ਸੰਗ ਗੁਰੁ ਪੈ ਨਿਸੰਗ ਲਯਾਵਹੀਂ। 


ਦੈ ਹੈਂ ਭੇਟ ਰੈਹੈਂ ਕੁਛ ਦਿਨ ਸਤਿਸੰਗ ਕੈ ਹੈਂ', 'ਕਰਦੇ ਹਨ। 


ਪੈ ਹੈਂ ਮਨੋ ਕਾਮ' ਜੈ ਹੈਂ ਧਾਮ ਔਰ ਆਵਹੀ' 'ਮਨੋ ਕਾਮਨਾ। 


॥੨੧॥ 

ਇਸੀ ਤੌਰ ਰੈਹੈ ਭੀਰ ਗੌਰ ਗੁਰੁਦ੍ਰਾਰ ਪਰ, 

ਸੈਂਕੜੇ ਮਜੂਰ ਰਾਜ ਮੰਦਰ ਉਸਾਰੇ ਹੈਂ। 

ਧਾਮ ਖਟੁ ਰਿਤੁ ਕੋ' ਅਰਾਮ ਦਾਇ ਅਭਿਰਾਮ”, _'ਛੇਆਂਚੁੱਤਾਂ ਵਿੱਚ। 'ਸੁੰਦਰ। 

ਕੁਪ' ਧਰਮਸਾਲ ਨਾਮ ਲੰਗਰ ਉਦਾਰ ਹੈ”। 'ਖੂਹ। “ਲੈਗਰ ਲਈ ਚੰਗੀ ਜਗ੍ਹਾ ਹੈ। 

ਰਚਿਓ ਬਜ਼ਾਰ ਆਇ ਬਨਿਕ' ਅਪਾਰ ਬਸੇ, 'ਬਾਣੀਏਂ', ਦੁਕਾਨਦਾਰ। 

ਹੋਵਨਿ ਵਪਾਰ ਲਾਗੇ ਨਫੇ ਸਾਰ ਭਾਰ' ਹੈ। 'ਸਾਰੇ ਵਪਾਰਾਂ 'ਚ ਭਾਰੀ ਨਫ਼ਾ ਹੈ। 

ਰਾਸ ਲੌ ਦੈ ਬਿਬਿਧਾ ਮਦਦ ਖਾਸ ਸੁਖੁ ਰਾਸਿ, __'ਸੁਖਾਂ ਦੀ ਹੋਂਦ ਸਤਿਗੁਰੂ ਮੂਲ ਧਨ ਤੱਕ ਅਨੇਕ ਤਰ੍ਹਾਂ ਦੀ 
ਆਪ ਮੱਦਦ ਦੇਂਦੇ ਹਨ। 

ਖਟ ਮਾਸ ਮੈ! ਕਰਾਈ ਰੌਣਕ ਅਪਾਰ ਹੈ _'ਛੇਆਂ ਮਹੀਨਿਆਂ ਵਿੱਚ। 

॥੨੨॥ 

ਸੰਗਤੈਂ ਅਪਾਰ ਐ ਹੈਂ ਬਿੱਤ' ਬੇਸੁਮਾਰ ਦੈ ਹੈਂ, ___ 'ਧਨ। 

ਭੁਖਨ ਬਸਨ ਭਾਂਤਿ ਅਸਨ ਅਨੰਤ ਹੈ”। 'ਅਨਗਿਣਤ ਤਰ੍ਹਾਂ ਦੇ ਗਹਿਣੇ ਬਸਤ੍ਰ ਤੇ ਭੋਜਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਯੋਂ ਧਨ ਐ ਹੈ ਗੁਰੁ ਖਰਚ ਕਰੈ ਹੈਂ, 

ਕੁਛ ਜਮ੍ਹਾਂ ਨ ਰਖੇਹੈਂ ਦੈ ਹੈਂ ਲੈਗਰ ਬਯੰਤ ਹੈਂ। 
ਜਬਰ ਜਵਾਹਰ ਜਰਾਵ ਜਰੇ ਜ਼ੇਵਰ ਜੇ', 

ਤੇਵਰ' ਅਮੋਲ ਘਰਿ ਦੇਤਿ ਭਗਦੰਤ ਹੈਂ। 

ਦੇਸ ਦੇਸ ਜਸ ਰੂਰੈਂ' ਫੈਲਯੋ ਸੁ ਤੰਤ” ਹੈ ॥ ੨੨॥ 
ਸੁਨਿ ਸੁਨਿ ਪੀਰ ਔ ਫਕੀਰ ਤੈ ਗਹੀਰ ਗੁਨ', 
ਆਵਤ ਅਮੀਰ ਕੀਰ ਬਾਂਛਿਤ ਸੁ ਪਾਵਤੇ। 

ਸੰਤ ਰੂਪੁ ਗੁਰ ਭਗਵੰਤ ਕਾਮ ਤੰਤ' ਪੇਖਿ, 

ਭੀਮ ਚੰਦ ਆਦਿ ਭੂਪ ਖੁਸ਼ੀ ਭੇ ਰਹਾਵਤੇ। 

ਐ ਪਰ ਸ਼੍ਰੀਕ ਜੇਤੇ ਹੇਰਿ ਦੁਖੀ ਹੋਹਿ ਤੇਤੇ, 
ਮਤਸਰ' ਮਾਨਿ ਕੇਤੇ ਕੁਰੈਂ? ਝੁਰੈਂ ਜਾਵਤੇ। 

ਕੂਰ ਹੀ ਕੁਨਿੰਦਾ ਰਰੈਂ ਬਿਘਨ ਬੁਲਿੰਦਾ ਕਰੈਂ, 
ਨਾਹਿ ਸ਼ਰਮਿੰਦਾ ਪਰੈਂ ਰਿੰਦਾ ਜਯੋਂ ਅਲਾਵਤੇ' 
॥੨੪॥ 


ਧੀਰ ਮੱਲ ਚਾਯੋ ਬਾਦ', ਰਵਿ ਮੱਲ ਕੀ ਉਲਾਦ 
ਮੇਲ ਨਿਜ ਸੰਗ, ਸੋ ਬਿਖਾਦ' ਬਹੁ ਛੇਰੇ ਹੈ। 
ਹੁਤੋ ਏਕ ਸੱਯਦ ਅਹਿਮਦ ਅਲੀ, ਵਲੀ' ਪੀਰ 
ਮਸ਼ਹੂਰ, ਲੋਗ ਤਾਂਹਿ ਮਾਨਤਿ ਘਨੇਰੇ ਹੈਂ। 
ਤਾਂ ਕੋ ਧਨ ਤੋਫੇ ਦੈ ਦੈ ਦੋਸਤ ਬਨਾਯੋ ਨਿਜ, 
ਦਾਵਾ ਕਰਵਾਯੋ ਤਾਂ ਤੈ ਪਾਪਿ ਇਮ ਟੇਰੇ ਹੈੱ”। 


ਤੇਗ ਜੂ ਬਹਾਦਰ ਬਿਰਾਦਰ ਪਦਰ ਮੇਰੇ' 
ਕਰਤਾਰ ਪੁਰ ਜੰਗ ਵਕਤ ਨਿਬੇਰੇ ਹੈਂ! ॥ ੨੫॥ 
ਸੂਬੇ ਸਰਹੰਦ ਪਾਸ ਅਰਜ਼ੀ ਦਿਵਾਇ ਤਾਂ ਤੇ', 
ਗਰਜ਼ੀ ਸਬੂਤੀ ਦੇਨੇ ਹੇਤ ਆਪ ਹੈਂ ਭਏ'। 


ਔਰ ਰਾਮਰਾਇ ਕੋ ਸਿਖਾਇ ਬਹੁ ਭਾਇ', 
ਦਿੱਲੀ ਮਾਨੁਖ ਪਠਾਇ ਸੋ ਮਿਲਾਇ ਸੰਗ ਮੈਂ 
ਲਏ। 

ਨੌਰੰਗ ਕੇ ਪਾਸ ਤਾਂ ਕੀ ਖਾਸ ਬਾਤ ਮਾਨੀਅਤਿ, 


927 


'ਜੜਾਊ ਗਹਿਣੇ ਜਿਨ੍ਹਾਂ ਵਿੱਚ ਚੰਗੇ ਜਵਾਹਰਾਤ ਜੜੇ ਹੋਏ ਹਨ। 
'ਇਸੜਤ੍ਹੀਆਂ ਦੇ ਤਿੰਨ ਕੱਪੜੇ। 

'ਖ਼ਾਲੀ। 

'ਸੁੰਦਰ। “ਛੇਤੀ। 

'ਬਹੁਤੇ ਗੁਣ। 


ਛੇਤੀ ਕਾਮਨਾਂ ਪੂਰੀਆਂ ਕਰਨ ਵਾਲੇ। (ਤੰਤ- ਤੱਤ- ਛੇਤੀ। ) 


।ਈਰਖਾ। “ਕੁੜ੍ਹਦੇ ਹਨ। 
'ਸ਼ੁਦਾਈਆਂ ਵਾਂਗ ਬੋਲਦੇ ਹਨ। 


'ਝਗੜਾ ਚੁੱਕਿਆ। 
'ਝਗੜੇ। 
'ਵੱਡਾ। 


'ਪਾਪੀ ਇਉਂ ਕਹਿੰਦੇ ਹਨ। 

ਮੇਰੇ ਭਰਾ ਤੇ ਪਿਉ। 

'ਮਾਰ ਦਿੱਤੇ ਸਨ। 

'ਉਸ ਪੀਰ ਪਾਸੋਂ। 

'ਗਵਾਹੀ ਦੇਣ ਵਾਸਤੇ ਆਪ ਚਾਹਵਾਨ ਹੋਏ ਭਾਵ ਗਵਾਹ ਬਣ 


ਗਏ। 
'ਬਹੁਤ ਤਰ੍ਹਾਂ ਨਾਲ। 





928 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਤੇ ਧੀਰ ਮੱਲ ਏਹੁ ਨੌਰੰਗ ਖਿਲੈ ਦਏ'। 'ਨਵੇਂ ਰੰਗ ਖਿੜਾ ਦਿੱਤੇ। 

ਦੇਖੋ ਪਾਪੀ ਜਨ ਕੈਸੇ ਪਾਪ ਕੇ ਪਹਾਰ ਪਾਰੈਂ', 'ਪਾੜਦੇ ਹਨ ਭਾਵ ਢਾਹੁੰਦੇ ਹਨ। 

ਨਿਰਵੈਰੁ ਗੁਰੂ ਸੰਗ ਨਿਰਾ ਵੈਰੁ ਹੈਂ ਠਏ' ॥੨੬॥ _'ਨਿਰਾ ਹੀ ਵੈਰ ਕਰਦੇ ਹਨ। 

ਉਨ ਕੇ ਅਸਾਰ ਅਨਾਚਾਰ' ਸੁਨਿ ਕੇ ਨਿਹਾਰ, __ 'ਝੂਠੇ ਤੇ ਖੋਟੇ ਕਰਤੱਬ। 

ਗੁਨਿ ਕੈ' ਨਿਰਵਿਕਾਰ ਗੁਰੂ ਯੌ ਉਚਾਰਯੋ। ਵਿਚਾਰ ਕੇ। 

ਧੀਰ ਮੱਲ ਪਾਪ ਥਾਪ' ਅਧਿਕ ਪ੍ਰਤਾਪ ਚੈਹੈ, 'ਕਰਕੇ। 

ਐਪੈ ਰੈਹੈ ਏਕ ਜੀਵ ਤਾਂਹਿ ਪਰਵਾਰਜੋ। 

ਸੋਈ ਬਾਤ ਅਬਿ ਲੌ ਬਖਯਾਤ' ਦੇਖੀ ਜਾਤਿ 'ਪੁਗਟ ਹੈ। 'ਸੱਚੀ। 

ਸਾਤ”, 

ਏਕ ਹੀ ਰਹਜੋ ਹੈ, 'ਗੁਰੁ ਔਰ ਯੇਂ ਵਿਚਾਰਯੋ। 

ਪਰਵਾਰ ਹਮਰੋ ਜੇ ਹਮੇਂ ਹੀ ਨਿਹਾਰ, 

ਦੁਖੀ ਰਹਿਤ ਅਪਾਰ, ਚਿਤਵੰਤ ਮੰਦ ਕਾਰਸੋ' 

॥੨੭॥ 

ਭਗਤਿ' ਹਮਾਰੀ ਜੋ ਜਗੱਤ ਹੈ ਕਰੱਤ, 'ਸੇਵਾ। 

ਯਹਿ ਸਹਿ ਨ ਸਕੱਤ ਅਤਿ ਦੁਖਤਿ ਰਹਾਇ ਹੈਂ। 

ਯਾਂਹੀ ਤੈ ਗੁਰਜਾਈ ਹਮ ਨਾਹੀਂ ਥੀ ਚਹਾਈ', 'ਅਸੀਂ ਨਹੀਂ ਸੀ ਚਾਹੁੰਦੇ। 

ਪਾਈ 

ਜਬਰਨ ਗਰ ਮਾਈ ਸਿੱਖਨ ਉਠਾਇ ਹੈਂ। 

ਜਾਂ ਤੇ ਗੁਰੁ ਅੰਸ' ਦੁਖੈ ਨਿੰਦਯਾ ਉਪੱਦੁ ਚੂਕੈ?, __ ਗੁਰਾਂ ਦੀ ਉਲਾਦ (ਧੀਰ ਮੱਲ ਆਦਿ)। “ਉਪੱਦ੍ਵ ਚੁਕਦੇ ਭਾਵ 
ਮੰ ੍‌ ਕਰਦੇ ਹਨ। 

ਜਾਂਹਿ ਪਾਪ ਬੱਜੂ ਅਚੂਕੈ ਇਨੈ ਪਾਇ ਹੈਂ'। ਜਿਨ੍ਹਾਂ ਬੱਜਰ ਪਾਪਾਂ ਦਾ ਅਚੁੱਕ ਫਲ ਇਹ ਪਾਉਣਗੇ। 

ਏਕ ਤੋ ਬਚੇਗੋ ਸੋਊ' ਹਮੈ ਏਹੁ ਪੁੰਨ ਹੋਉ, ।ਉਹ (ਧੀਰ ਮੱਲ) ਇਨ੍ਹਾਂ ਪਾਪਾਂ ਤੋਂ ਬਚ ਜਾਵੇਗਾ। 

ਦੂਜੇ ਕੈ ਹੈਂ ਸੈਲ' ਹਮ ਤੀਰਥ ਨਹਾਇ ਹੈਂ _'ਸੈਰ ਕਰਾਂਗੇ। 

॥੨੮॥ 

ਤੀਜੇ ਬਾਤ ਕਬੀ ਹਮ ਸੁਨਿ ਹੈਂ ਬਿਬਾਦ ਕੀ ਨ, 

ਚੌਥੇ ਦਰਸੈ ਹੈਂ ਸੰਤ ਭਗਤ ਮਹਾਂਇ ਹੈਂ। 

ਪਾਂਚਵੇ ਪੁਗੇਗੀ ਆਸ ਮਾਤ ਮਮ ਪਤਨੀ ਕੀ, 

ਚਹਿਤ ਜੁ ਤੀਰਥ ਸੁ ਕਹਿਤ ਨਹਾਇ ਹੈਂ। 

ਛਠੇ' ਅਤਿ ਬ੍ਰਿੱਧ ਸਿੱਖ ਗੁਰੂ ਕੇ ਸਿਦਕਵਾਨ, __ 'ਛੇਵਾਂ (ਕਾਰਨ ਕਿ....) 

ਆਇ ਨ ਸਕਤ ਜੇਊ ਦਰਸ ਚਹਾਇ ਹੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 929 


ਐਸੇ ਬਹੁ ਕਾਰਨ ਵਿਚਾਰ ਗੁਰੁ ਤਜਾਰ ਭਏ, 

ਜਨਨਿ ਪੁੰਨਨਿ' ਪੇੇਰੇ ਤੀਰਥ ਚਹਾਂਇ ਹੈੱ 

॥੨੯॥ 

ਹੋਈ ਏਹ ਸਾਰ ਪੁਰੀ ਆਨੰਦ ਮਝਾਰ ਜਬਿ, 

ਨਰ ਨਾਰਿ ਤਬਿ ਸਬਿ ਗੁਰੁ ਪਾਸ ਆਏ ਹੈਂ। 

ਜੋਰ ਕਰ ਪਗ ਲਪਟਾਇ ਬਿਲਖਾਇ ਕੈਹੈਂ', 

ਰਾਵਰੋ ਬਯੋਗ' ਹਮ ਸਹਿ ਨ ਸਕਾਏ ਹੈਂ। 

ਨਗਰ ਬਗਰਾ' ਏਹੁ ਸਗਰ ਡਰਾਰੋ? ਲਾਗੈ, 

ਮਗਰ ਮਗਰ ਥਾਰੇ ਡਗਰ ਚਲਾਏ ਹੈਂ”। 

ਪਾਛੇ ਦੂਰ ਰੈਹੈਂ ਉਤਰੈ ਹੈਂ” ਭੀਖ ਮਾਂਗ ਖੇਹੈਂ, 

ਤੁਮੈਂ ਨ ਸੰਤੈਹੈਂ' ਮੋਦ ਰੈਹੈਂ ਦਰਸਾਏ ਹੈਂ ॥ ੩੦॥ 

ਇਸ ਹੀ ਬਹਾਨੇ ਹਮ ਤੀਰਥ ਮਹਾਨੇ ਕੈਹੈਂ, 

ਦਿਨ ਗੁਜਰਾਨੇ ਜੈਹੈਂ ਐਹੈਂ ਸੰਗ ਆਪ ਕੇ 

ਬਚਨ ਸੁਨੈਹੈਂ ਆਪ ਕੈ ਹੈਂ ਜੋ ਕਮੈਹੈਂ, 

ਤੀਨ ਤਾਪ ਤੇ ਬਚੈਹੈਂ ਭਵ ਬੰਧ ਜੈਹੈਂ ਕਾਪ ਕੇ! __'ਸੰਸਾਰ ਦੇ ਬੰਧਨ ਕੱਟੇ ਜਾਣਗੇ। 

ਐਸੇ ਸੁਨਿ ਪੇਖਿ ਪ੍ਰੇਮ ਤਿਨ ਕੋ ਬਿਸੇਖ', 'ਬਹੁਤੇ। 

ਗੁਰੁ, ਧੁਨਿ ਮਿਰਿਦੁ ਬੈਨ' ਜੋ ਕਟੱਯਾ ਤੀਨ ਤਾਪ ਕੇ। 'ਕੋਮਲ ਬਚਨ ਕਹੇ। 

ਜਥਾ ਜੋਗ ਸਬਿ ਕੋ ਧਰਾਯੋ ਧੀਰ ਪੀਰ ਹਰ', 'ਪੀੜਾ ਮੇਟਣ ਵਾਲੇ (ਗੁਰਾਂ ਨੇ)। 

ਮਾਯਾ ਡਾਰ ਦਈ ਬਲ ਆਪਨੇ ਪ੍ਰਤਾਪ ਕੇ 

॥੩੧॥ 

ਔਰ ਬੁਨੀ ਖਨਨ ਨਜਾਇ' ਧੀਰ ਦੈਨ ਬੈਨ, (ਧਰਤੀ) (ਖਨਨ) ਪੱਟ ਕੇ (ਬੂਨੀ) ਥੰਮੀ (ਨੂੰ ਹਿਲਾ ਕੇ 

ਤੁ ਦੇਖਣ ਤੇ ਦੋਬਾਰਾ ਠੋਕ ਕੇ ਗੱਡਣ ਦੀ) (ਨਯਾਏ) ਜੁਗਤੀ ਵਾਂਗ 

ਭਾਵ ਆਪਣੇ ਪੱਖ ਦੀ ਸਿੱਧੀ ਵਿੱਚ ਹੋਰ ਦਲੀਲਾਂ ਦੇਣੀਆਂ। 

ਹੋਨਹਾਰ ਸਿੱਖਤ ਭਵਿੱਖਤ' ਉਚਾਰੇ ਹੈਂ। 'ਆਉਣ ਵਾਲੇ ਸਮੇਂ ਵਿੱਚ ਹੋਣ ਵਾਲੇ ਸਿਖਿਆਦਾਇਕ 
ਬਚਨ | 

ਐ ਹੈ ਏਕ ਬਾਲਕਾ ਅਕਾਲ ਕਾ ਕਮਾਲਕਾ 

ਸੁ. ਪਾਲਕਾ ਹਿੰਦਾਨ ਅਰਿ ਘਾਲਕਾ ਅਪਾਰੇ ਹੈ!। _'ਅਕਾਲ ਪੁਰਖ ਦਾ ਇਕ ਪੂਰਨ ਸਪੁੱਤਰ ਆਵੇਗਾ ਉਹ ਹਿੰਦ 
ਵਾਸੀਆਂ ਦਾ ਰਾਖਾ ਤੇ ਬਹੁਤੇ ਵੈਰੀਆਂ ਨੂੰ ਨਾਸ ਕਰਨ ਵਾਲਾ 
ਹੋਵੇਗਾ। 

ਰੌਣਕ ਅਪਾਰ ਕੈ ਹੈ ਨਗਰ ਬਢੈ ਹੈ ਚਾਰੁ, 

ਦੁਰਗ ਰਚੈਹੈ' ਚਮੁੰ ਚਹੁੰਘਾ? ਉਤਾਰੇ ਹੈ। 'ਕਿਲ੍ਹੇ ਬਣਾਵੇਗਾ। “ਫੌਜ ਚਹੁੰ ਪਾਸੀਂ। 





930 
ਸਿੱਧਨ ਪੈ ਸਿੱਧਿ ਸਮ ਰਿੱਧਿਨ ਪੈ ਸਮਰਿੱਧਿ', 
॥੩੨॥ 

ਹਿੰਦੂ ਐ ਤੁਰਕ ਮੱਧ ਪੰਥ ਸ੍ਰੈ ਚਲੈਹੈ ਬੱਧ', 
ਅਧਿਕ ਸਨੱਧ ਬੱਧ' ਹੱਦ ਹਿੰਦ ਪਾਰ ਕੋ2। 
ਪੌਰ ਪੈ ਗਜਿੰਦਰ ਝੂਲੈਂ ਦੇਖਿ ਜੈਂ ਦਿਗਿੰਦਰ ਹੂਲੈਂ, 
ਬਿਭੋ ਹੇਰਿ ਇੰਦੂ ਕੂਲੈਂ ਅਲਕਿੰਦੂ ਸਾਰ ਕੋ'। 


ਗੁਨਿਨਿ ਕੇ ਟੋਲਾ' ਬੋਲ ਬੋਲ ਹੈਂ ਅਮੋਲਾ, 

ਹੋਲਾ ਖੇਲ ਹੈਂ ਅਲੋਲਾ' ਮੇਲਾ ਐਸਾ ਹੈ ਨ ਭਾਰ 
ਕੋ?। 

ਪਰ ਹੈਂ ਪਵਾਰੇ' ਭਾਰੇ ਦੇਸ ਮਸ਼ਹੂਰ ਸਾਰੇ, 

ਸੈਨ ਤੁਰਕੈਨ ਐਂ ' ਬਾਈਧਾਰ ਕੋ 
॥੩੩॥ 

ਐਸੇ ਬਹੁ ਬੈਨ ਸੁਨਿ ਮਾਨਿ ਸਹੀ ਐਨ ਗੁਨਿ', 
ਪੁਨ ਧੁਨਿ' ਗੁਰੂ ਪਤਿ ਅਰਜ਼ ਉਚਾਰੀਓ। 

ਰਾਖਾ ਪੁਰਿ ਛੋਰਿ, ਕਰੋ ਪਾਵਨ ਬਿਦੇਸ ਹੋਰਿ, 
ਕੂੰਮੀ ਕੂੰਜ ਸੁਤਨ ਜਿਉਂ" ਹਮੈੱਂ ਭੀ ਚਿਤਾਰੀਓ। 
ਕੈ ਚਲੇ ਅਨਾਥ ਜਿਮ ਕੀਜੀਓ ਸਨਾਥ ਤਿਮ, 
ਮਾਥ ਹਮ ਹਾਥ ਧਰਿ ਨਾਥ ਪ੍ਰਤਿਪਾਰੀਓ। 

ਗਾਥ ਸਬਿ ਜਾਂਨੀ ਹਮ ਅਧ ਕੇ ਅਧਮ ਬਾਕੀ', 


੨੩੩੯ ੨੩੩ 


ਝੂਕ ਹੈਂ 


ਆਪ ਰਘੁਨਾਥ ਅਬਿ ਦਯਾ ਸਾਥ ਤਾਰੀਓ 
॥੩੪॥ 

ਕਹਸੋ ਗੁਰੁ ਫੁਰ', ਮੇਰੇ ਉਰ ਮੈਂ ਅਨੰਦ ਪੁਰਿ 

ਬਸ ਹੈ, ਦੁਕਾਲ ਚਾਲ' ਤੁਮੈਂ ਨ ਗ੍ਰਾਸ ਹੈ। 
ਮਾਤਬਰ' ਭਾਰੇ ਰਖਵਾਰੇ ਰਖਿ ਪਯਾਨੇ ਗੁਰੁ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਧਾਂ ਕੋਲ (ਕੇਵਲ) ਸਿੱਧੀਆਂ ਤੇ ਸਮੱਗ੍ਰੀਆਂ ਵਾਲਿਆਂ ਕੋਲ 
ਕੇਵਲ ਸਮੱਗ੍ਰੀਆਂ ਪਰ....। 


।ਆਪਣਾ ਵਧੀਆ ਪੰਥ ਚਲਾਵੇਗਾ। 
'ਬਹੁਤ ਤਿਆਰ ਬਰ ਤਿਆਰ। “ਹਿੰਦ ਦੇਰਾਖਿਆਂ ਦੀ ਹੱਦ 
ਭਾਵ ਸਭ ਤੋਂ ਸ਼੍ਰੋਮਣਿ ਹੋਵੇਗਾ। 


'ਦਰਵਾਜ਼ੇ ਉਪਰ (ਏਡੇ) ਵੱਡੇ ਹਾਥੀ ਝੂਲਣਗੇ ਜਿਨ੍ਹਾਂ ਨੂੰ ਦੇਖ ਕੇ 
(ਅੱਠਾਂ) ਦਿਸ਼ਾਂ ਦੇ ਰਾਜੇ (ਦਿਗਪਾਲ) ਘਬਰਾ ਜਾਣਗੇ। (ਸਾਰ) 
ਸ੍ਰੇਸ਼ਟ ਬਿਭੂਤੀ (ਸਮੱਗ੍ਹੀ ਨੂੰ ਦੇਖ ਕੇ ਇੰਦੂ ਤੇ (ਅਲਕਿੰਦੂ) 
ਕੁਬੇਰ (ਦੋਨੋਂ ਹੀ) ਭੁੱਲ ਜਾਣਗੇ। (ਹੂਲ=ਹੌਲ=ਘਬਰਾਹਟ। ) 
'ਸਮੂੰਹ, ਇਕੱਠ। 

'ਅਲੌਕਕ, ਅਸਚਰਜ। “ਐਸਾ ਹੋਰ ਕੋਈ ਭਾਰਾ ਮੇਲਾ ਨਹੀਂ 
ਹੋਵੇਗਾ। 

'ਜੰਗ। 

ਝੁਕਾ ਦੇਣਗੇ ਭਾਵ ਹਰਾ ਦੇਣਗੇ। 


'ਚੰਗੀ ਤਰ੍ਹਾਂ ਵਿਚਾਰ ਕੇ। 
ਬੋਲ ਕੇ। 


'ਕਛੂਆਣੀ ਤੇ ਕੂੰਜ ਦੇ ਪੁਤਰਾਂ ਵਾਂਗ। 


'ਅਜੁਧਿਆ ਦੇ (ਰਾਮ ਚੰਦਰ ਦੇ ਤਾਰਨ ਤੋਂ) ਬਚੇ ਹੋਏ ਨੀਚ 
ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 931 


ਕਿਰਪਾਲ ਆਦਿ ਬੀਰ ਲਏ ਸੰਗ ਖਾਸ ਹੈ। 

ਗੂਜਰੀ ਜੀ ਡੋਰੇ, ਰੱਬ ਮਾਤ ਚਢਿ ਚਾਲੀ ਪੱਥ', __'ਰਸਤੇ। 

ਹੱਥ ਲੈ ਸੁਵੱਥ' ਔ ਜਰੂਰੀ ਦਾਸੀ ਦਾਸ ਹੈਂ। 'ਚੰਗੀਆਂ ਚੀਜ਼ਾਂ 

ਘੋਰੀ ਜੋ ਉਦਾਰੀ', ਤਾਂ ਪੈ ਗੁਰੂ ਅਸਵਾਰ ਭਏ, __'ਜੋ ਚੰਗੀ ਘੋੜੀ ਸੀ। 

ਸੱਤ੍ਰਾਂ ਸੌ ਬਾਈ ਕੇਰ ਭਾਦੂਂ ਮੈਂ! ਖਾਸ ਹੈ ॥੩੨੫॥ _ 'ਸੰਮਤ ੧੭੨੨ ਦੇ ਭਾਦਰੋਂ ਮਹੀਨੇ ਵਿੱਚ। 

ਨਗਰ ਨਿਵਾਸੀ ਸ ਉਦਾਸੀ' ਨ ਫਿਰਾਏ ਫਿਰੈਂ?, _ 'ਉਂਦਾਸੀ ਸਹਿਤ। “ਮੋੜੇ ਨਹੀਂ ਮੁੜਦੇ। 

ਫੇਰੇ' ਗੁਰੁ ਬਲ ਲਾਇ ਪਰਣ£ ਸੁਨਾਇ ਕੈ। 'ਮੋੜੇ। “(ਆਪਣੇ ਆਉਣ ਦਾ) ਇਕਰਾਰ। 

ਐਹੈਂ ਹਮ ਸ਼ੀਘਰ ਹੀ ਦਰਸ਼ਨ ਦੈ ਹੈਂ ਤੁਮੈਂ, 

ਗਏ ਘਰਿ ਉਰਿ' ਗੁਰਿ ਮੂਰਤਿ ਰਖਾਇ ਕੈ। 'ਹਿਰਦੇ ਵਿੱਚ। 

ਤਾਂ ਦਿਨ ਕੀਰਤਿ ਪੁਰ ਆਇ ਡੇਰਾ ਕੀਨ ਗੁਰੁ, 

ਬੰਦਿ ਗੁਰੁ ਥਾਨ' ਪ੍ਰਸ਼ਾਦ ਕਰਵਾਇ ਕੈ। 'ਗੁਰ ਅਸਥਾਨਾਂ ਤੇ ਨਮਸਕਾਰ ਕਰਕੇ। 

ਆਏ ਸਿੱਖ ਸੋਢਿਨ ਝੁਕਾਇ ਸਿਰ ਗੁਰੁ ਪਗ, 

ਮਾਤ ਨਾਨਕੀ ਪੈ ਸਥਿ ਤੀਆ ਆਈ ਧਾਇ ਕੈ 

॥੩੬॥ 

ਨੈਨ ਕੈ ਸਜਲ' ਹੂ ਮਗਨ ਦਏ ਸਗਨ ਹੈਂ, 'ਅੱਖਾਂ 'ਚ ਪਾਣੀ ਭਰ ਕੇ। 

ਮਗ ਨਏ' ਪਏ ਜਗ ਨਏ ਸੁਖਦਾਇ ਕੈ?। 'ਨਵੇਂਰਸਤੇ। “ਜਗਤ ਨੂੰ ਨਵੇਂ' ਸੁਖ ਦੇਣ ਵਾਲੇ (ਸਤਿਗੁਰਾਂ 
ਨੇ)। 

ਰੋਪੜ, ਸੰਘੋਲ ਲੌਪੋ, ਖੇੜੀ ਲੌ ਨਿਬੇੜੀ ਬਾਟ, __ 'ਰਸਤਾ। 

ਆਨੰਦਪੁਰ ਕਲੌੜ ਥੋੜ ਪੈ ਰਹਾਇ ਕੈ'। 'ਜਗ੍ਹਾ ਭਾਵ ਪਿੰਡ 'ਚਰਹਿ ਕੇ। 


ਭਾਣਾ, 

ਟਹਿਲ ਪੁਰੇ ਹੈ ਕਰੀ ਟਹਿਲ ਸਿਖਾਇਕੈ'। 'ਸਿੱਖਾਂ ਨੇ ਆ ਕੇ। 

ਨਦੀ ਹੰਸ ਮੇਘ ਇਵ' ਤਾਰਤਿ ਫਿਰਤਿ ਗੁਰੁ, __'ਇਸੇ ਤਰ੍ਹਾਂ (ਜਿਸ ਤਰ੍ਹਾਂ) ਨਦੀ ਹੰਸ ਤੇ ਬਦਲ। 
ਮਾਲਵੇ ਕੋ ਚਾਹਿਤ ਨਿਹਾਲ ਕੀਓ ਜਾਇ ਕੈ 

॥੩੭॥ 

ਸਤਿਸੰਗ ਕਰਿ ਜਨਿ ਰੰਗ ਮਨ ਹੈ ਲਯੋ। 

ਰੋਹਟਾ' ਕੇ ਲੋਹਟਾ ਸੇ” ਲੋਗਨਿ ਕੋ ਸੋਨਾ ਕਰਿ, __'ਪਿੰਡ। 'ਲੋਹੇ ਵਰਗੇ। 

ਗੁਣੀ ਕੇ ਗੁਰੂ ਕੋ ਸੇਵ ਗੁਣ ਗਯਾਨ ਹੈ ਪਯੋ'। 'ਪਾ ਲਿਆ। 

ਬਾਉੜ ਰਹਾਇ ਰਾਜੋ ਮਾਜਰੇ ਸੈ ਮੂਲੋਵਾਲ 





932 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਇ ਥਿਰੇ, ਆਇ ਪੈਂਚ ਸੇਵ ਕਰਤਾ ਭਯੋ। 

ਗੋਂਦਾ ਮਈਆ ਭਗਤ ਪ੍ਰੇਮੀ ਗੁਰੁ ਪਾਸ ਅਏ, 

ਪ੍ਰੇਮ ਯੁਤ ਸਿੱਖ ਬਏ ਸਤਿਸੰਗ ਹੈ ਕਯੋ ॥ ੩੮ ॥ 

ਲਯਾਏ ਜਲ ਦੂਰ ਤੇ ਸੋ ਹੁਤੋ ਕੂਪ ਖਾਰਾ ਢਿਗ, 

ਕਹਸੋ ਗੁਰੁ ਏਹੀ ਮੀਠਾ ਹੂ ਹੈ ਦੇਹੋ ਲਾਇ ਕੈ। 

ਗੁਰੂ ਕਾ ਬਚਨ ਮਾਨਿ ਆਨਿ ਜਲ ਦੀਓ ਗੁਰਿ, 

ਪੀਓ ਮੀਠਾ ਕੀਓ ਡੀਠਾ ਪਿੰਡਿ ਅਜ਼ਮਾਇ ਕੈ। 

ਭਏ ਲੋਗ ਸਿੱਖ ਪਿੱਖਿ ਅਜ਼ਮਤ ਖੂਪ ਕੂਪਿ', 

ਚਲਿ ਕੈ ਤਹਾਂ ਤੈ ਗੁਰੁ ਸੇਖੇ ਥਿਰੇ ਜਾਇ ਕੈ। 

ਚੌਧਰੀ ਤਿਲੋਕਾ ਸੁਦਾਰ ਤੇਈ ਗ੍ਰਾਮ ਵਾਰ, 

ਸ਼ਾਹੀ ਸੁ ਮਾਲ ਗੁਜ਼ਾਰ' ਹੁਤੋ ਤਿਸ ਥਾਇ ਕੈ 'ਸਰਕਾਰੀ ਜ਼ਮੀਨ ਦਾ ਠੇਕੇਦਾਰ। 
॥੩੯॥ 

ਜਾਤ ਕਾ ਜਵੰਧਾ ਜੱਟ ਅਤਿ ਮਤਿ ਮੰਦਾ ਸੱਟ', __'ਸਠ, ਮੂਰਖ। 

ਭਾਲ ਟੀਕਾ ਗਰੇ ਗੱਟ' ਕੰਠੀ ਮਾਲਾ ਧਾਰੀਆ। __'ਮੱਥੇ ਤੇ ਤਿਲਕ ਤੇ ਗਲ ਵਿੱਚ ਤਵੀਤ। 
ਮਾਧੋ ਦਾਸ ਪਾਹਨ' ਪੁਜਾਰੀ ਕਾ ਥਾ ਸੇਵਕ ਸੋ, __ 'ਪੱਥਰ ਦੇ। 

ਤਾਹੀ ਤੈ ਪਾਹਨ ਸਮ ਜਢ ਮਤਿ ਵਾਰੀਆ'। ਮੂਰਖ ਮਤਿ ਵਾਲਾ ਸੀ। 
ਲਖ੍ਯੋ' ਦੋਊ ਤੀਨ ਵਾਰੀ ਸੋਊ ਗੁਰੁ ਕੇ ਅਗਾਰੀ, _ 'ਨੰਘਿਆ। 

ਸੰਗਿ ਜਨਿ ਭੀਰ ਭਾਰੀ ਮਦ' ਸਰਦਾਰੀਆ। 'ਹੰਕਾਰ। 

ਨਾਰ' ਨਾ ਝੁਕਾਈ ਤਾਂਹਿ ਕਾਰ£ ਨਾ ਪੁਚਾਈ 'ਗਰਦਣ, ਧੌਣ। 'ਭੇਟਾ। 
ਕਾਂਹਿ, 

ਬਲਕਿ' ਅਲਾਈ? ਨਿੰਦ ਠੌਰ ਠੌਰ ਭਾਰੀਆ 'ਸਗੋਂ। “ਕਹੀ, ਕੀਤੀ। 
॥੪੦॥ 


ਭੇਦ ਸੁਨਿ ਗੁਰੂ ਤਬਿ ਬੋਲ ਉਠੇ ਏਹੀਆ।। 'ਇਹ (ਬਚਨ) 

ਜੱਟ ਏ ਜਵੰਧੇ ਮਤਿ ਮੰਦੇ ਅੰਧੇ ਗੰਦੇ ਅਤਿ, 

ਗੁਰੁਨਿ ਤੇ ਬੇਮੁਖ ਹੰਕਾਰੀ ਨਿੰਦ ਕੇਹੀਆ'। ਕਰਨ ਵਾਲੇ। 

ਇਨ੍ਹੈਂ ਮਦ ਏਈਆ ਗ੍ਰਾਮ ਮਮ ਤੇਈਆ, 

ਰਹੈਂ ਨ ਬਾਈ ਤੇਈਆ ਹੈ ਹੈਂ ਸਬਿ ਥੇਹੀਆ। 

ਐਸੇ ਦੇ ਸਰਾਪ ਗੁਰੁ ਪਰੇ ਤੁਰ' ਜਬੈ ਫਿਰ, 'ਤੁਰ ਪਏ। 

ਪਾਇ ਸਾਰ ਡਰ ਧਾਰਿ ਪਛੁਤਾਇ ਵੇਹੀਆ' 'ਉਹ (ਤਿਲੋਕੇ ਆਦਿ ਜਵੰਧੇ ਗੋਤ ਦੇ ਜੱਟ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 933 


॥੪੧॥ 

ਭੇਟ ਲੈ ਅਪਾਰ ਹਰੀ' ਗੋਤ ਜੱਟ ਲਏ ਨਾਰ”, 
ਦੀਨ ਹੋਇ ਭਾਰ ਆਇ ਪਗ ਲਪਟਾਏ ਹੈਂ। 

ਏਕ ਕੋਸ ਗਾਂਉ ਤੈ ਹੈ ਮੰਦਰ ਪੁਰਾਨੋਂ ਜਹਾਂ, 

ਤਹਾਂ ਗੁਰੂ ਥਿਰੇ ਉਨਿ ਸੇਵੇ ਬਹੁ ਭਾਏ ਹੈਂ। 

ਜੈਸੇ ਫੀਲ ਦਾਂਤ' ਸਤਿ ਪੁਰਖਨ ਕੀ ਬਾਤ ਤੈਸੇ, 
ਮੁਖੋਂ ਜੋ ਨਿਕਸ ਜਾਤ ਫੇਰ ਨਾ ਫਿਰਾਏ' ਹੈ। 
ਕਾਲ ਚਾਲ' ਮਾਰੇ ਸੋ ਉਜੜ ਗਾਮ ਸਾਰੇ ਗਏ, 
ਗੰਗ ਕੇ ਕਿਨਾਰੇ ਬਸੇ ਦਿਲੀ ਪਾਰ ਜਾਇ ਹੈ 


॥੪੨॥ 

ਸੋਊ ਜਟਵਾੜਾ ਹੈ ਜਵੰਧਜਾਂ ਕਾ ਮਸ਼ਹੂਰ, 
ਹਸਤਨਾ ਪੁਰ ਕੇ ਗਿਰਦ ਬਸ ਹੈਂ ਪਏ। 

ਤਿਨ ਹੀ ਕੇ ਬੀਚ ਸੇਂ ਧਰਮ ਸਿੰਘ ਪਿਆਰਾ ਭਯੋ, 
ਦਸਮ ਗੁਰੂ ਨੇ ਬਰ ਜਾਂਹਿ ਬਹੁ ਹੈਂ ਦਏ। 

ਸੋਊ ਪੰਥ ਨਿਰਮਲ ਗਾਥ ਮੈ ਦਿਖੋਹੈਂ ਚਲਿ, 


ਪੰਥ ਪ੍ਰਭਾਕਰ ਗ੍ਰੰਥ" ਮੈਂ ਸੇ ਜੇ ਲਏ'। '(ਜਿਹੜੇ ਪ੍ਰਸੰਗ) ਪੰਥ ਪ੍ਰਭਾਕਰ ਗੂੰਥ ਚੋਂ ਲਏ ਹਨ। “ਇਸ 
ਬਿਸ੍ਹਾਮ ਦੇ ਅੰਕ ਨੰ: ੪੬ ਦੀ ਦੂਜੀ ਤੁਕ ਦੇ 'ਗੁਰ ਜਾਨੀ' ਤਬ 
ਤੋਂ ਇਸੇ ਹੀ ਬਿਸ੍ਰਾਮ ਦੇ ਅੰਕ ਨੰ: ੧੪੭ ਦੇ ਅੰਤ 'ਰਿਦ ਸੁਖ 
ਮਨ' ਤੱਕ ਦੀ ਸਾਰੀ ਰਚਨਾ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ 
੪੫੬ ਪੰਨੇ ਤੱਕ ਅੱਠ ਸਫ਼ਿਆਂ 'ਤੇ ਛਪੀ ਹੋਈ ਹੈ। ਇਹ ਰਚਨਾ 
ਇਸ ਗ੍ਰੰਥ ਦੇ ਆਖੇਪਕਾਰ ਘਸੀਟਾ ਸਿੰਘ ਕਵੀਸ਼ਰ ਲਾਹੌਰ ਦੀ 
ਹੀ ਲਿਖੀ ਹੋਈ ਕਾਵਿ ਹੈ। ਇਸ ਕਾਵਿ ਰਚਨਾ ਤੇ ਵੀ ਪਿੱਛੇ 
ਵਰਤੀਆਂ ਜਾ ਸਕਦੀਆਂ ਹਨ। ਉਨ੍ਹਾਂ ਤੋਂ ਇਲਾਵਾ ਹੇਠ ਲਿਖੀ 
ਖੋਜ ਵੀ ਇਸ ਰਚਨਾ ਦੇ ਆਖੇਪ ਹੋਣ ਦਾ ਅਕੱਟ ਸਬੂਤ ਹੈ। 
੩੫ ਨੰ. ਬਿਸ੍ਰਾਮ ੪੩੯ ਪੰਨੇ 'ਤੇ ਪੂਰਾ ਹੋ ਚੁਕਾ ਹੈ। ਅਗੋਂ ਚਲ 
ਰਿਹਾ ਇਹ ੩੬ਵਾਂ ਬਿਸਰਾਮ ਹੈ। ਇਸ ਦੇ ਮੰਗਲਾਚਰਨ ਦੇ 
ਦੋਹਰੇ ਦਾ ਅੰਕ ਨੰ: ੧ ਲੱਗਾ ਹੈ ਅੱਗੋਂ ਕਬਿੱਤਾਂ ਚਲ ਪਈਆਂ 
ਹਨ। ੪੪੮ ਪੰਨੇ ਤੱਕ ਕੋਈ ਨਵਾਂ ਛੰਦ ਨਹੀਂ ਬਦਲਿਆ ਜਿਸ 
ਕਰਕੇ ਅੰਕ ਨੰ: ਨਹੀਂ ਬਦਲਿਆ ਗਿਆ। ੪੪੯ ਪੰਨੇ 'ਤੇ 
ਹੋਵੇਗਾ ਪਰ ਆਖੇਪਕਾਰ ਨੇ ੪੪੯ ਪੰਨੇ ਤੋਂ ਕਬਿੱਤ ਛੰਦ ਦਾ 
ਚਲਿਆ ਆ ਰਿਹਾ ਸਿਲਸਿਲਾ ਬੰਦ ਕਰਕੇ ਦੋਹਰੇ ਤੇ ਚੌਪਈ 





934 


ਇਤ ਦਿਸ ਨੌਮ ਗੁਰੁ ਹਰੀ ਗੋਤ ਜੱਟਨ ਕੋ, 


ਬਰ ਦੈ ਕੈ ਭਲ ਚਲਿ ਸੇਖੇ ਗਾਮ ਤੈ ਗਏ ॥ ੪੨ ॥ 
ਗਾਮ ਫਰਵਾਹੀ ਗਏ ਕੀਨ ਸੇਵ ਚਾਹੀ ਉਨਿ', 
ਬਸੇ ਏਕ ਰੈਨ ਤਾਂਹੀ ਭਏ ਸਿੱਖ ਲੋਗ ਹੈਂ। 

ਤਹਾਂ ਤੈ ਤੁਰੈ ਕੈ' ਕੱਟੂ ਨਾਮ ਗ੍ਰਾਮ ਜੈ ਕੈ ਗੁਰ, 
ਦਰਸ਼ਨ ਦੈ ਕੈ ਸਿੱਖ ਕੈ ਕੈ ਭਲੇ ਜੋਗ ਹੈੱ”। 

ਆਇ ਕੈ ਹੰਢਾਏ ਨਾਮ ਨਗਰ ਅਰਾਮ ਕੀਨੋ, 
ਗ੍ਰਾਮ ਸੋ ਤਮਾਮ ਮੈਂ ਥਾ ਫੈਲਯੋ ਤਪ' ਰੋਗ ਹੈ। 
ਆਏ ਗੁਰੁ ਪਾਸ ਜੋ ਨੁਲ੍ਹਾਏ ਖਾਮ' ਤਾਲ ਮੈ ਸੋ, 
ਉਨ ਕੋ ਬਿਲਾਯੋਂ” ਤਾਪ ਪਾਪ ਸਾਪ? ਸੋਗ ਹੈਂ 
॥੪੪॥ 

ਧੌਲੇ ਪਿੰਡ ਜਾਇ ਮੌੜੀਂ' ਬਾਹਰ ਬਿਰਾਇ ਪੁਨਾ, 
ਢਿਲਮਾ ਮੈਂ ਆਇ ਕੈ ਸਰਾਧ' ਕਰਵਾਏ ਹੈਂ। 
ਏਕ ਸਤ ਗਾਇ' ਦਾਨ ਦਿਜਨ ਕੋ? ਦਾਇ, 

ਜੱਗ ਰਚਿ ਕੈ ਮਹਾਂਇ ਬਹੁ ਭੋਜਨ ਖੁਲਾਏ ਹੈਂ। 
ਦੇਸ ਮੈਂ ਬਿਸੇਸ ਜਸ ਹੋਯੋ ਲੋਗ ਆਏ ਬਹੁ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਿਤੇ ਵੀ ਅੰਕ ਨਹੀਂ ਬਦਲਿਆ ਭਾਵੇਂ ਕਿ ਛੰਦ ਕਈ ਵਾਰ 
ਬਦਲੇ ਹਨ। ੪੫੭ ਪੰਨੇ 'ਤੇ ਕਵੀ ਜੀ ਦੀ ਆਪਣੀ ਅਸਲ 
ਰਚਨਾ ਦਾ ਦ੍ਰੈਯਾ ਛੰਦ ਅਰੰਭ ਹੁੰਦਾ ਹੈ। ੪੫੭ ਪੰਨੇ ਦੇ ਅਰੰਭ 
ਵਿੱਚ ਸਿਰਫ 'ਛੰਦ' ਹੀ ਛਾਪਿਆ ਹੋਇਆ ਹੈ। 'ਦ੍ਰੈਯਾ' ਸ਼ਬਦ 
੪੫੬ ਪੰਨੇ ਦੇ ਅੰਤ ਵਿੱਚ ਅਸਲ ਰਚਨਾ ਵਿੱਚ ਹੋਵੇਗਾ। ਪਰ 
ਜਿਸ ਤੋਂ ਕਿ ਚੋਰ ਦੀ ਚੋਰੀ ਪਕੜੀ ਗਈ ਹੈ। ਦ੍ਰੈਯਾ ਛੰਦ ਦੇ 
ਅੰਤ ਵਿੱਚ ਅਸਲ ਰਚਨਾ ਦਾ ਅੰ: ਨੰ: ੮ ਹੈ ਤੇ ੯ ਅੰਕ ਵਿੱਚ 
ਇਕ ਦੋਹਰਾ ਲਿਖ ਕੇ ਬਿਸ੍ਾਮ ਸਮਾਪਤ ਕਰ ਦਿੱਤਾ ਗਿਆ 
ਹੈ। ਇਸ ਚਲ ਰਹੇ ਬਿਸ੍ਹਾਮ ਤੋਂ ਪਹਿਲੇ ਬਿਸ੍ਰਾਮ ਦਾ ਨੰ: ੩੫ 
ਹੈ। ਇਸ ਚਲ ਰਹੇ ਬਿਸੁਾਮ ਦਾ ਨੰ: ੩੬ ਚਾਹੀਦਾ ਸੀ, ਪਰ 
ਬਿਸੁਮ ਦਾ ਨੰ: ੩੮ ਛਪਿਆ ਹੋਇਆ ਹੈ। ਇਸ ਹਿਸਾਬ 
ਇਹ ਚਲ ਰਿਹਾ ਬਿਸ੍ਹਾਮ ਤਿੰਨਾਂ ਬਿਸ੍ਹਾਮਾਂ ਦਾ ਇਕ ਬਿਸ੍ਹਾਮ 
ਹੋਇਆ ਹੈ। ਜੇ ਇਕ ਨੰਬਰ ਦੀ ਸਹਵਨ ਗ਼ਲਤੀ ਹੀ ਮੰਨ 
ਲਈਏ ਤਾਂ ਵੀ ਦੋ ਬਿਸਹਾਮਾਂ ਦਾ ਇਕ ਬਿਸਰਾਮ ਬਣਾ ਦਿੱਤਾ 
ਗਿਆ ਹੈ ਜੋ ਇਨ੍ਹਾਂ ਸਫ਼ਿਆਂ ਦੇ ਆਖੇਪ ਹੋਣ ਦੀ ਪੁਰਜ਼ੋਰ 
ਗਵਾਹੀ ਭਰਦਾ ਹੈ। 


'ਕੱਚੇ। 

'ਦੂਰ ਹੋ ਗਏ। 'ਸ੍ਰਾਪ। 

'ਮੌੜ ਪਿੰਡ ਤੋਂ। 

'ਯੱਗ। 

'ਇਕ ਸੌ ਗਾਂ। 'ਬ੍ਰਾਹਮਣਾਂ ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 935 


ਦਰਸ਼ਨ ਪਾਇ ਧਨ ਅਧਿਕ ਚਢਾਏ ਹੈਂ। 

ਤਹਾਂ ਤੈ ਭੰਦੇਰ ਪਿੰਡ ਹੇਰਿ ਫੇਰ ਅਲੀ ਸ਼ੇਰ, 

ਰਹੇ ਰਾਤ ਸੇਵ ਕਰੀ ਸਹਜ ਸੁਭਾਏ ਹੈਂ ॥੪੫॥ 

ਜੋਗੇ ਨਾਮ ਗਾਮ ਖਾਮ ਤਾਲ ਪੈ ਅਰਾਮ ਕਰਿ, 

ਚਾਹਿਲੋ' ਕਾ ਬੜਾ ਜਹਾਂ ਜੋਗੀ ਪੀਰ ਪੀਰ ਹੈ?। __ 'ਗੋਤ। “ਪੂਜੀਦਾ ਹੈ। 
ਲੋਗ ਸੁਲਤਾਨੀ ਥੇ ਮਹਾਨੀ ਗੁਰੁ ਜਾਨੀ ਤਬਿ, 

ਬਚਨ ਬਖਾਨੀ ਇਹਾਂ ਬਸਬੋ ਅਧੀਰ ਹੈ'। 'ਏਥੇ ਵਸਣਾ ਯੋਗ ਨਹੀਂ ਹੈ। 
ਏਕ ਨਰ ਜਾਨੀ' ਕੋਊ ਸੰਤ ਹੈ ਮਹਾਨੀ, 'ਇਕ ਆਦਮੀ ਨੇ ਜਾਣ ਲਿਆ। 
ਪਭ ਏਸ ਅਸਥਾਨੀ ਲੋਕ ਬਸਤੇ ਸੁ ਕੀਰ' ਹੈਂ। __ 'ਕੰਗਾਲ। 

ਸਤਿਗੁਰੁ ਮਾਨੀ ਚਲੇ ਤੁਰ ਤਹਿਂ ਥਾਨੀ', ਉਸ ਥਾਂ ਤੋਂ। 


ਜੁਗਰਾਜ ਪਿਤਾ ਠਾਨੀ ਮਿਲਾ ਮਾਰਗ ਸੋ ਤੀਰ ਹੈ! 'ਜੋਗਰਾਜ (ਜੋਗੇ ਪਿੰਡ ਦੇ ਮਾਲਕ) ਦਾ ਪਿਤਾ (ਠਾਨੀ) ਮਨ 
॥੪੬॥ ਵਿਚਾਰ ਕੇਰਸਤੇ 'ਚ ਨੇੜੇ ਹੀ ਆ ਮਿਲਿਆ। 


੫ 


ਦੋਹਰਾ: 
ਸੀ ਗੁਰੁ ਕੋ ਬਹੁ ਬਾਰਿ। 

ਚਲੋ ਬਿਰਾਜੋ ਏਕ ਨਿਸ, 

ਸਹੀ ਗੁਰੁ ਕਰੁਨਾਂ ਧਾਰਿ ॥੪੭॥ 

ਸਤਿਗੁਰ ਕਹਾ ਨ ਹਮ ਚਲੈ, 

ਉਤਰੈਂਗੇ ਭੂਪਾਲਿ। 

ਜੋਗਾ ਤੁਮੈਂ ਬਸਾਯਾ, 

ਥਲ ਅਜੀਤ' ਰਿਦਿ ਭਾਲਿ ॥੪੮॥ 

ਚੌਪਈ: 

ਏਕ ਨਿਸਾ ਗੁਰੁ ਬਸ ਭੂਪਾਲੀ। 

ਕਰਿ ਪੁਸਾਦਿ ਪੁਨ ਚਲੇ ਕ੍ਰਿਪਾਲੀ। 

ਖੀਵਾ ਗ੍ਰਾਮ ਜਬੈ ਨੀਅਰਾਇਓ'। 'ਨੇੜੇ ਆਇਆ। 

ਉਤਰੇ ਗੁਰੁ ਇਕ ਰਾਹਕ' ਆਇਓ ॥ ੩੯ ॥ 'ਜ਼ਿਮੀਂਦਾਰ। 

ਸਿੰਘਾ ਨਾਮ ਤਾਂਹਿ ਕਾ ਜਾਨੋਂ। 

ਬੈਠਿ ਦੁ ਘਟਕਾ ਪੁਨੈਂ ਪਿਆਨੋਂ”। ਦੋ ਘੜੀਆਂ ਬੈਠ ਕੇ ਫੇਰ ਚਲਾ ਗਿਆ। 
ਬਹੁਰੋ ਇਕ ਦਿਨ ਦਰਸ਼ਨ ਕਰਿ ਕੈ। 

ਚਲਾ ਤੁਰਤ ਸਿਰ ਚਰਨੀ ਧਰਿ ਕੈ ॥੫੦॥ 





936 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਸਿੰਘਾ ਗੁਰ ਪੂਛਤਿ ਤੋ ਹੈਂ। 

ਸ਼ੀਘਰ ਕਾਜ ਗ੍ਰਹਿ ਕੋ ਅਸ ਕੋ ਹੈ। 

ਨਹਿ ਕਾਰਜ ਗੁਰੂ ਜੀ ਗੁਹਿ ਕੋਈ। 

ਹਮਰੈ ਗਰਾਮ ਸਗਾਈ' ਹੋਈ ॥੫੧॥ 

ਤਹਿੰ ਪ੍ਰਸ਼ਾਦਿ ਬਾਂਟਤ ਹੈਂ ਸਗਰੇ। 

ਨਹਿ ਜਾਵੋ ਤਾਂ ਮਿਲੈ ਨ ਝਗਰੇ। 

ਸੁਨਿ ਸਿੰਘਾ ਅਬਿ ਹੀ ਤੈ ਜਾਨੋਂ। 

ਕਹੀਂ ਨ ਜਾਵੋ ਯਹਿ ਮਤਿ ਮਾਨੋਂ! ॥੫੨॥ (ਸਾਡੀ) ਇਹ ਸਿੱਖਿਆ ਮੰਨ ਲੈ। 
ਤੁਮ ਕੋ ਮਿਲੈ ਦੁਗਨ ਵਰਤਾਰਾ। 

ਘਰ ਬੈਠੇ ਆਵੈਗੋ ਥਾਰਾ'। 'ਥਾਲ। (ਅ) ਤੇਰਾ (ਵਰਤਾਰਾ)। 
ਸੁਨ ਸਿੰਘੇ ਮਨ ਅਸਥਿਰ ਭਇਓ। 

ਮਿਲਾ ਪ੍ਰਸ਼ਾਦ ਦੁਗਨ ਤਿਨ ਲਇਓ ॥੫੨॥ 
ਬਿਨ ਸਿੰਘੇ ਨਹਿਂ ਕੋ ਬਰਸਾਵਾ'। 

ਭਾਗ ਹੀਨ ਸਭਿ ਗਾਂਵ ਲਖਾਵਾ'। 

ਤਹਿ ਤੇ ਚਲੇ ਅਪਿ ਗੁਰੁਰਾਈ। 

ਡੇਢ ਕੋਸ ਉਦਯਾਨ' ਦਿਖਾਈ ॥੫੪॥ 
ਸੰਗਤ ਬਹੁਤ ਪਿਸ਼ੌਰੋਂ ਆਈ। 

ਧਰੀ ਭੇਟ ਸਤਿਗੁਰੁ ਅਗਵਾਈ। 

ਦੇਖਿ ਪ੍ਰੈਮ ਗੁਰੁ ਉਤਰੇ ਤਹਾਂ। 

ਛੋਡਿ ਗਾਉ' ਉਦਯਾਨ ਮਹਾਂਹਾਂ' ॥੫੫॥ 
ਆਰਤ ਹਰਨ' ਪ੍ਰਭੂ ਅਬਿਨਾਸੀ। 

ਕਾਟਤਿ ਸਿੱਖਨਿ ਜਮ ਕੀ ਫਾਸੀ। 

ਇਕ ਰਾਹਕ ਆਯੋ ਗੁਰੁ ਦਰਸ਼ਨ। 

ਹਾਥ ਜੋਰਿ ਤਿਨ ਕੀਨੋਂ ਪ੍ਰਸ਼ਨ ॥੫੬॥ 
ਤੱਕ੍ਰ' ਹਮਾਰੇ ਹੈ ਘਰ ਮਾਂਹੀ। 

ਕਰੋਂ ਪਾਨ' ਤੁਮ ਭੀ ਗੁਰੁ ਸਾਂਈ। 

ਸਭਿ ਸੰਗਤ ਕੋ ਪਾਨ ਕਰਾਯੋ। 

ਤਿਖਾ ਮਿਟੀ ਸਿੱਖਨਿ ਸੁਖੁ ਪਾਯੋ ॥੫੭॥ 
ਸਤਿਗੁਰਿ ਕਹੀ ਦੂਧ ਘਰ ਤੋਰੇ। 

ਰਹਿ ਹੈਂ ਬਹੁਤ ਨਹੀ ਹ੍ਹੇ ਥੋਰੇ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 937 


ਲੈ ਬਰ ਦਾਨ ਗਯੋ ਗੁਹਿ ਅਪਨੇ। 

ਭਯੋ ਅਤੋਟ ਲਗਾ ਗੁਰੁ ਜਪਨੇ ॥ ੫੮ ॥ 

ਦੋਹਰਾ: 

ਪੁਨ ਗੁਰੁ ਭਿਖੀ ਗਾਂਉ ਮੈਂ, 

ਥਿਰੇ ਕਛੁਕ ਦਿਨ ਆਪਿ। 

ਬਿਦਾ ਕਰੀ ਸੰਗਤ ਸਭੀ, 

ਨਾਮ ਦਾਨ ਦੈ ਜਾਪ ॥੫੯॥ 

ਤਿਸੀ ਗਾਉਂ ਦੇਸ੍ਹ' ਰਹੈ, 

ਚਾਹਲ ਗੋਤ ਸੁਜਾਨ। 

ਸੇਵਕ ਸਰਵਰ ਕੋ ਹੁਤੋਂ, 

ਖੂੰਡੀ ਗਰੇ ਨਿਸ਼ਾਨ' ॥੬੦॥ '(ਸਰਵਰ ਦੇ) ਨਿਸ਼ਾਨ (ਵਜੋਂ)। 
ਕਬਿੱਤ: 

ਬੀਤੇ ਦਿਨ ਦੋਇ ਮਿਲਾ ਆਨ ਨਾਹੀ ਕੋਇ, 

ਨਰ ਨਾਰ ਜਿਤੇ ਹੋਇ ਸਮਝਾਵੈਂ ਦੇਸ ਰਾਜ ਕੋ। 
ਸੁ ਗੁਰੁ ਦੇਵ ਸੇਵ ਸਫਲ ਕਰੇਵ ਗੁਰੁ, 

ਨਾਨਕ ਕੀ ਗਾਦੀ ਏ ਅਵਾਦੀ ਸੁਖ ਸਾਜ ਕੋ'। 'ਇਹ ਗੱਦੀ ਸੁਖਾਂ ਦੀ ਸਮੱਗ੍ਹੀ ਨੂੰ ਆਬਾਦ ਕਰਨ ਵਾਲੀ ਹੈ। 
ਚਲੋ ਸ਼ਰਨਾਈ ਤਜਿ ਮਨ ਦੁਚਿਤਾਈ, 

ਕੀਜੈ ਆਲਸ ਨ ਕਾਈ ਸੁਖਦਾਈ ਦਿਨ ਆਜ ਕੋ। 
ਜੌ ਪੈ ਨਹੀ ਜਾਵੋ ਤਬਿ ਸੁਖ ਨਹੀਂ ਪਾਵੋ, 

ਪੁਨ ਭਯੋ ਚਿਤ ਚਾਵੋ' ਚਲਿ ਮਿਲੋਂ ਮਹਾਰਾਜ ਕੋ 
॥੬੧॥ 


ਸੈਯਾ: 
ਆਇਓ ਹੈ ਦੈਸੂ ਗੁਰੈਂ ਮਿਲਬੇ ਹਿਤ, 

ਭੇਟਾ ਧਰੀ ਗੁਰਿ ਪਾਇਨ' ਆਗੇ। 

ਹਾਥਨਿ ਜੋਰਿ ਪੁਨਾਮ ਕਰੀ, 

ਮਨਿ ਨਿੰਮਰੀ ਹੋਇ ਕੈ ਸੇਵਨਿ ਲਾਗੇ। 

ਆਵਹੁ ਅੱਗੇ ਵਾਕ ਕੀਓ ਗੁਰੁ, 

ਦੇਸ ਕੋ ਰਾਜ ਮਿਲੇ ਭਾਗ ਜਾਗੇ। 
ਆਪਨੋਂ ਧਰਮ ਸਹਾਇ ਕਰੇ, 

ਜਮ ਆਇ ਕੇ ਫਾਸ ਜਬੈ ਗਰਿ ਪਾਗੇ' ॥੬੨॥ 





938 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਰਕ ਜੂਠ ਅਚਵੋ ਸਦਾ, 

ਕਰੋਂ ਪਕਾਵਨ ਰੋਟ। 

ਧ੍ਰਿਗ ਜਾਨੋ ਤਿਨ ਨਰਨ ਕੋ, 

ਧਰਮ ਬਿਮੁਖ ਮਨ ਖੋਟ ॥੬੨॥ 

ਚੌਪਈ: 

ਸ੍ਰੀ ਗੁਰਿ ਪੰਚ ਤੀਰ ਤਬਿ ਦੀਨੇ। 

ਸਭਿ ਕਾਰਜ ਮੈਂ ਹੈ 1] 'ਚਤੁਰ। 

ਤਬਿ ਦੇਸੂ ਮਨ ਅਤਿ ਸੁਖ ਪਾਯਾ। 

ਜਨਮ ਸਫਲ ਜਾਨਾ ਚਿਤ ਚਾਯਾ' ॥੬੪॥ 'ਚਾਅ ਆ ਗਿਆ। 
ਨਿਜ ਲੋਕਨ ਮੈਂ ਤਬੈ ਪੁਕਾਰਾ। 

ਧਰਮ ਆਪਨਾ ਸਭਿ ਮੈਂ ਹਾਰਾ'। (ਸਰਵਰ ਵਾਲਾ) ਆਪਣਾ ਧਰਮ ਮੈਂ ਸਾਰਾ ਛੱਡ ਦਿੱਤਾ ਹੈ। 
ਅਬਿ ਗੁਰੁ ਸਰਨ ਲੀਨ ਸੁਖੁ ਪਾਵਾ। 

ਸੋਕ ਸੰਤਾਪ ਸੋ ਸਭੀ ਨਸਾਵਾ ॥੬੫॥ 

ਗੁਰੁ ਕੇ ਚਰਨ ਜਾਨਿ ਰਖਵਾਰੇ। 

ਦੁਹੂੰ ਲੋਕ ਸੁਖੁ ਦੇਵਨ ਹਾਰੇ। 

ਸਰਵਰ ਖੁੰਡੀ ਤੋਰਿ ਬਗਾਈ'। 'ਤੋੜ ਕੇ ਪਰ੍ਹੇ ਸੁੱਟ ਦਿੱਤੀ। 
ਖੰਡ ਖੰਡ ਕਰਿ ਚਿਤਿ ਹਰਿਖਾਈ' ॥੬੬॥ 'ਟੁਕੜੇ ਟੁਕੜੇ ਕਰ ਕੇ ਚਿੱਤ ਵਿੱਚ ਖ਼ੁਸ਼ ਹੋਇਆ। 
ਪੁਨ ਦੇਸੂ ਕੋ ਗੁਰੈਂ ਬੁਲਾਵਾ। 

ਦਰਸ ਦੇਖਿ ਦੇਸੂ ਸੁਖੁ ਪਾਵਾ। 

ਤੀਰ ਨ ਜਾਨੋ ਬੀਰ ਹੈਂ ਪਾਂਚੋ। 

ਜੀਤੋਂ ਗੇ ਸਭਿ ਦੇਸਨਿ ਸਾਚੋ! ॥੬੭॥ 

ਦੋਹਰਾ: 


= ਦਾ, 


ਫਸੇ ਨਿਜ ਧਾਮ ॥੬੮॥ 
ਚੌਪਈ: 

ਇਕ ਦਿਜ' ਗੁਰੁ ਕੀ ਸਰਨੀ ਆਇਓ। 
ਗੁਰੁ ਸੇਵਾ ਚਿਤਿ ਅਤਿ ਲਲਚਾਇਓ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 939 


ਰਹੈ ਸੰਗਿ ਗੁਰੁ ਬਿਚਰੇ ਜਬੈ। 

ਸੀ ਗੁਰੁ ਦਿਜ ਕੋ ਬੋਲੇ ਤਬੈ ॥੬੯॥ 

ਕਛੁਕ ਕਾਲ ਬੀਤੇ ਇਹ ਥਾਂਨ। 

ਲਗੇ ਬਿਟਪ ਬਟ' ਬਡੋ ਮਹਾਨ। 'ਬੋਹੜ ਦਾ ਬ੍ਰਿੱਛ। 

ਏਕ ਕੂਪ' ਭੀ ਇਸ ਤਲ” ਲਾਗੇ। 'ਖੂਹ। “ਇਸ ਦੇ ਹੇਠ। 

ਜਲ ਪੀਵੈਂਗੇ ਸਭਿ ਨਰ ਆਗੈ ॥ ੭੦॥ 

ਖੁਸ਼ੀ ਕਰੀ ਦਿਜ ਊਪਰ ਸੁਆਮੀ। 

ਭਏ ਤਯਾਰ ਪਭ ਅੰਤਰਿ ਯਾਮੀ ॥ ੭੧॥ 

ਦੋਹਰਾ: 

ਖਿਆਲੇ ਮੈਂ ਅਬਿ ਕੂਪ ਬਟ, 

ਲਾਗੇ ਹੈਂ ਰਮਨੀਕ। 

ਸਭੀ ਲੋਕ ਜਲ ਭਰਤਿ ਹੈਂ, 

ਪੂਜਤਿ ਬਟ ਤਹਿਕੀਕ' ॥ ੭੨ ॥ 

ਮੌੜ ਗਾਮ ਦਮਦਮੇ ਢਿਗ, 

ਹੈ ਬਸਤੋ ਤਹਿਂ ਜਾਨ। 

ਉਤਰਨ ਲਾਗੇ ਦੇਖਿ ਥਲ, 

ਸੀ ਗੁਰੁ ਪਰਮ ਸੁਜਾਨ ॥ ੭੩॥ 

ਚੌਪਈ: 

ਏਕ ਬਾੜ ਕੰਟਕ ਕੀ ਹੇਰੀ'। 

ਬਾੜਾ ਕੀਨੋਂ ਤਿਸ ਚੌਫੇਰੀ। 

ਏਕ ਤਰਫ ਕੰਟਕ ਹਟਵਾਏ। 

ਉਤਰਿਓ ਡੇਰਾ ਸਭਿ ਸੁਖੁ ਪਾਏ ॥ ੭੪॥ 

ਤਬਿ ਲੌ ਆਯੋ ਇਕ ਨਰ ਦੌਰੀ। 

ਸੀ ਗੁਰੁ ਕੋ ਤਿਨ ਕਹਾ ਬਹੋਰੀ'। 

ਜੰਡ ਬਤੋਂ ਜੋ ਯਾ ਮੈਂ ਹੇਰੋ। 

ਰਹਿਤ ਪਿਸਾਚ' ਮਾਨਿ ਬਚ ਮੇਰੋ ॥ ੭੫ ॥ ਪ੍ਰੇਤ। 

ਸਭੀ ਗ੍ਰਾਮ ਕੋ ਅਤਿ ਦੁਖੁ ਦੀਨੋਂ। 

ਤੁਮ ਮਤ ਉਤਰੋ' ਨਿਸਚੈ ਚੀਨੋ। ਨਾ ਉਤਰੋ। 

ਮਾਰੇਗੋ ਜਬਿ ਰਾਤ ਬਡੇਰੀ'। 'ਜਦੋਂ ਵੱਡੀਰਾਤ (ਹੋ ਜਾਵੇਗੀ ਤਦੋਂ ਤੁਹਾਨੂੰ ਉਹ ਪ੍ਰੇਤ) ਮਾਰ 
ਦੇਵੇਗਾ। 





940 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਮ ਸਭਿ ਪੂਜਤਿ ਨਿਸ ਦਿਨ ਕੇਰੀ' ॥ ੭੬॥ 


ਸਤਿਗੁਰੁ ਕਹੀ ਰਹੇ ਨਹੀਂ ਪੇਤ। 
ਬਸੈਂ ਦੇਵਤੇ ਪੂਜਾ ਹੇਤ। 

ਤੁਮ ਪੂਜੋਗੇ ਸਭਿ ਸੁਖੁ ਪਾਵੋ। 

ਦੁਖ ਗ੍ਰਾਮ ਕਾ ਸਭੀ ਨਸਾਵੋ ॥ ੭੭॥ 
ਪਰੀ ਰਾਤ ਤਬਿ ਆਵਾ ਪੇਤ। 
ਸਤਿਗੁਰ ਅੱਗਰ ਸ੍ਹਾਸ ਨ ਲੇਤਿ'। 
ਹਮ ਪਹਿਲੇ ਥੇ ਗੋਇੰਦਵਾਲ। 

ਪੁਨਾਂ ਬਠਿੰਡੇ ਆਏ ਚਾਲਿ ॥ ੭੮॥ 
ਅਬਿ ਹਮ ਰਹੈਂ ਕਹੋ ਕਿਤਿ ਨੌਰ। 
ਆਵੈ ਪੁਰਖ ਸ੍ਰੀ ਗੁਰੁ ਮੌਰ'। 

ਤੁਮੈਂ ਬਤਾਵਹਿਗੋ ਥਲ ਨੀਕਾ'। 
ਤਹਿਂ ਥਿਤ ਕਰੋ' ਹਰੋ ਦੁਖ ਜੀਕਾ ॥ ੭੯॥ 


ਤਿਸੀ ਜੰਡ ਕੇ ਤਲ ਗੁਰੁ ਸੁਆਮੀ। 


ਪਲੰਘ ਡਸਾਯੋ ਅੰਤਰਿ ਯਾਮੀ। 


ਤਬਿ ਤੇ ਦੇਵ ਥਾਨ ਸਭਿ ਕਹਿਹੀਂ। 


ਲੇਹੁ ਨਿਹਾਰ ਜੋ ਅਜ਼ਮਤਿ ਸਹਿਹੀਂ' ॥੮੦॥ 


ਦੋਹਰਾ: 
ਚਲੇ ਤਹਾਂ ਤੇ ਸਤਿਗੁਰੂ, 
ਪਹੁੰਚੇ ਖਾਨੇ ਵਾਲ। 

ਪੁਨ ਆਗੇ ਗੁਰੁ ਦਮਦਮੇਂ', 
ਸਿੱਖਨਿ ਕੀਓ ਨਿਹਾਲ ॥੮੧॥ 
ਚੌਪਈ: 

ਆਗੇ ਸੂਲੀ ਸਰ ਕਰਿ ਡੇਰਾ। 

ਭਈ ਸ਼ਾਮ ਜੁਗ ਤਸਕਰ ਹੇਰਾ'। 
ਲੇਹੁ ਚੁਰਾਇ ਤਰੰਗ' ਅਡੋਲੇ”। 
ਘਨੇ ਰੁਪੱਯੇ ਲੇਵੈ ਮੋਲੇ ॥੮੨॥ 
ਡੇਰੇ ਸੇ ਵੋਹ ਦੁਰ ਕਰਿ' ਬੈਠੇ। 
ਕਿਹ ਹਮ ਹਰੈਂ ਕਰਤਿ ਮਨਿ ਮੈਠੇ'। 
ਅਰਧ ਨਿਸਾ ਮੈਂ ਕੇਹਰ' ਆਯੋ। 


'ਸਾਹ ਨਹੀਂ ਲੈਂਦਾ ਭਾਵ ਬਹੁਤ ਡਰ ਗਿਆ। 


ਸ਼ਰੋਮਣੀ ਗੁਰੂ (ਗੋਬਿੰਦ ਸਿੰਘ ਜੀ)। 
'ਚੰਗਾ ਥਾਂ। 
'ਟਿਕਾਣਾ ਕਰਿਓ। 


ਦੋਹਾਂ ਚੋਰਾਂ ਵੇਖਿਆ। 

ਘੋੜੇ। “ਨਿਧੜਕ ਹੋ ਕੇ। 

ਮੁੱਲ ਵੇਚ ਕੇ ਬਹੁਤ ਰੁਪਏ ਲੈ ਲਵਾਂਗੇ। 

'ਲੁਕ ਕੇ। 

'ਅਸੀਂ ਕਿਵੇਂ ਚੁਰਾਈਏ ਮਨ ਵਿੱਚ ਸਲਾਹਾਂ ਕਰਦੇ ਹਨ। 
'ਸ਼ੇਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 941 


ਕਰੀ ਪੁਕਰਮਾਂ ਸੀਸ ਨਿਵਾਯੋ ॥੮੩॥ 

ਕਾਨਨਿ' ਗਯੋ ਸੁ ਤਸਕਰ ਦੇਖਾ। 

ਚੋਰੋਂ ਨੇ ਸਭਿ ਕਾਰਨ ਪੇਖਾ। 

ਦੂਸਰ ਸੋਂ ਤਿਨ ਕਹਾ ਬਹੋਰੀ। 

ਹਮ ਨਹੀਂ ਕਰੈਂ ਤੁਰੰਗਨਿ ਚੋਰੀ ॥੮੪॥ 

ਹੈ ਯਹਿ ਪੀਰ ਵਲੀ ਬਡ ਕਾਮਲ'। ।ਇਹ ਵੱਡਾ ਕਰਾਮਾਤੀ ਤੇ ਪੂਰਨ ਪੀਰ ਹੈ। 
ਪਹਿਰੇ ਸ਼ੇਰ ਦੇਤਿ ਹੈਂ ਇਨਿ ਥਲ। 

ਗਯੋ ਏਕ ਦੂਸਰ ਭਯੋ ਠਾਂਢਾ। 

ਹਰਾ ਤੁਰੰਗ ਕੀਯੋ ਮਨ ਗਾਢਾ' ॥੮੫॥ 'ਮਨ ਤਕੜਾ ਕਰ ਕੇ ਘੋੜਾ ਚੁਰਾਇਆ। 
ਚਲਾ ਭਾਗ ਤਬਿ ਅੰਧਾ ਭਯੋ। 

ਆਧ ਕੋਸ ਜਾ ਠਾਂਢਾ ਰਹਯੋ। 

ਭੋਰ ਭਈ' ਜਾਗਾ ਤਬਿ ਰਾਖਾ। 'ਸਵੇਰ ਹੋਈ। 

ਹਰਾ ਬਾਜ ਕਿਨਿ ਗੁਰੁ ਸੋਂ ਭਾਖਾ' ॥੮੬॥ ਗੁਰਾਂ ਨੂੰ ਕਿਹਾ ਕਿਸੇ ਨੇ ਘੋੜਾ ਚੁਰਾ ਲਿਆ ਹੈ। 
ਸਤਿਗੁਰ ਕਹੀ ਜਾਹੋਂ ਦਿਸ ਪੱਛਮ। 

ਠਾਂਢਾ ਤਸਕਰ ਘੋੜੇ ਕੱਛਨਿ'। 'ਘੋੜੇ ਨੂੰ ਸ਼ਿੰਗਾਰ ਕੇ। 

ਪਕਰਿ ਲਜਾਏ ਸਤਿਗੁਰਿ ਕੇ ਤੀਰਾ। 'ਕੋਲ। 

ਪੁਛਤਿ ਸੁਆਮੀ ਕਹੁ ਹੇ ਕੀਰ' ॥੮੭॥ 'ਹੇ ਕੰਗਾਲ ! 


੮ ੩੧ ੩੩੬ 


ਕਯਾ ਸਜਾਇ ਹਮ ਤੁਮ ਕੋ ਦੈ ਹੈਂ। 

ਸੁਲੀ ਰਚਿ ਹਮ ਆਪਿ ਮਰੈ ਹੈਂ”। /(ਚੋਰ ਨੇ ਕਿਹਾ) ਮੈਂ ਸੂਲੀ ਬਣਾ ਕੇ ਆਪ ਹੀ ਮਰ ਜਾਂਦਾ ਹਾਂ। 

ਤੋਰਯੋ ਪੇਡ' ਭਯੋ ਵੋਹ ਤੀਖਾ। (ਉਹ) ਦਰੱਖ਼ਤ ਤੋੜਿਆ ਤਾਂ....। 

ਬਰਛੀ ਸਮ ਜਾਨੋਂ ਵੋਹ ਸੀਖਾ' ॥੮੮॥ 'ਉਹ ਲੱਕੜ ਦੀ ਸੀਖ (ਜਿਸ ਦੀ ਸ਼ਕਲ ਸੂਲੀ ਵਰਗੀ ਬਣ 
ਗਈ ਸੀ।) 

ਮਾਰੀ ਛਾਲ ਤਾਂਹਿ ਪੈਂ ਬਲ ਕਰਿ। 

ਫਾਟੋ ਪੇਟ ਮਰਾ ਤਬਿ ਤਸਕਰ। 

ਸੂਲੀਸਰ ਤਬਿ ਤੇ ਮਸ਼ਹੂਰ। 

ਸਤਿਗੁਰਿ ਵਾਕ ਹੋਤਿ ਨਹਿਂ ਕੂਰ ॥੮੯॥ 

ਦੋਹਰਾ: 

ਕੀਯੋ ਕੂਚ ਸਤਿਗੁਰੁ ਤਬੈ, 

ਗਏ ਗ੍ਰਾਂਮ ਧਮਧਾਨ। 

ਸਿੱਖ ਆਨਿ ਚਰਨਨਿ ਲਗੇ, 





942 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੈਂ ਟਹਿਲ ਗੁਰੁ ਜਾਨਿ ॥੯੦॥ 

ਨੰਦ ਲਾਲ ਸੇਵਾ ਕਰੇ, 

ਸੋਹਨੇ ਕੋ ਸੁਤ ਮਾਨਿ। 

ਤਿਸ ਹੀ ਕੋ ਮੀਹਾਂ ਕਹੈਂ, 

ਸੰਤ ਉਦਾਸੀ ਜਾਨਿ ॥੯੧॥ 

ਚੌਪਈ: 

ਤਿਸ ਧਮਧਾਨ ਗ੍ਰਾਮ ਨੰਦ ਲਾਲ। 

ਜਲ ਸੇਵਾ ਗੁਰ ਲੰਗਰ ਭਾਲ'। 

ਸਭਿ ਸਿੱਖਨਿ ਇਸ਼ਨਾਨ ਕਰਾਵੈ। 

ਲੈਗਰ ਹੇਤ ਸੁ ਜਲ ਭਰਿ ਲਯਾਵੈ ॥ ੯੨॥ 

ਕੂਪ ਦੂਰ ਸੀ ਤਿਸ ਥਲ ਕੇਰਾ। 

ਜਲ ਕੀ ਤੋਟ ਨ ਸਾਂਝ ਸਵੇਰਾ। 

ਤਿਸੀ ਸੇਵਿ ਸਿਰਿ ਕੀਰੇ ਪਰੇ'। 'ਕਿਰਮ ਪੈ ਗਏ। 

ਨਹਿੰ ਜਾਨੇ, ਦੁਖੁ ਸੁਖੁ ਸਮਸਰੇ' ॥ ੯੩ ॥ 'ਦੁਖ ਸੁਖ ਨੂੰ ਇੱਕੋ ਜਿਹਾ ਜਾਣਦਾ ਹੈ। 
ਏਕ ਦਿਵਸ ਸਿਰੋਂ ਇੰਨ ਖੋਲ੍ਹਾ। 

ਗਿਰੇ ਕਿਰਮ ਮੀਹਾਂ ਝਕ ਝੋਲਾ'। (ਸਿਰ ਨੂੰ) ਝਟਕਾ ਦਿੱਤਾ। 
ਪਕਰਿ ਕਿਰਮ ਫਿਰਿ ਸਿਰ ਮੈਂ ਪਾਏ। 

ਮਾਤ ਨਾਨਕੀ ਪਿਖਿ ਬਿਸਮਾਏ ॥੯੪॥ 

ਲੀਨ ਬੁਲਾਇ ਨਿਕਟ ਬੈਠਾਯੋ। 

ਕਹੁ ਸਿੱਖਾ ਕਿਉ ਕਿਰਮ ਉਚਾਯੋ'। 'ਕਿਰਮਾਂ ਨੂੰ ਚੁਕਿਆ ਹੈ। 
ਮਾਤਾ ਜੀ ਯਹਿ ਮਰਤੇ ਭੂਖੇ। 

ਰਕਤ ਅਹਾਰ ਇਨੋ ਕਾ ਛੂਛੇ' ॥ ੯੫ ॥ 'ਇਨ੍ਹਾਂ ਦਾ ਭੋਜਨ ਲਹੂ ਹੈ (ਉਸ ਤੋਂ ਇਨ੍ਹਾਂ ਨੇ) ਖਾਲੀ (ਰਹਿ 


ਜਾਣਾ ਸੀ।) 
ਧਰਤੀ ਮੈਂ ਕਿਮ ਰਕਤ ਮਿਲੌਤਾ। 
ਮਮ ਸਿਰਿ ਰਕਤ ਖਾਤਿ ਯਹਿ ਜੰਤਾ। 
ਅਤਿ ਪੁਸੰਨ ਮਾਤਾ ਜੀ ਭਈ। 
ਗੁਰੁਮਤਿ ਸਿੱਖਾ ਤੁਮ ਨੇ ਲਈ ॥੯੬॥ 


ਕਹੀ ਗਾਥ ਜੋ ਮਾਤਾ ਪੇਖੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 943 


ਛਿਨ ਮੈਂ ਮੀਹਾਂ ਕੀਓ ਅਲੇਖੀ' ॥੯੭॥ 'ਲੇਖੇ ਤੋਂ ਰਹਿਤ ਭਾਵ ਮੁਕਤ ਰੂਪ। 

ਤਬਿ ਮੀਹੇਂ ਕਰ ਜੋਰਿ ਬਖਾਨੋਂ। 

ਮਮ ਸਰੀਰ ਕੀ ਚਿੰਤ ਨ ਮਾਨੋਂ। 

ਇਨਿ ਕਿਰਮਨ ਪਰ ਕਿਰਪਾ ਕੀਜੈ। 

ਕਰੋ ਸਹਾਇ ਪ੍ਰਭੂ ਬਖਸ਼ੀਜੈ ॥। ੯੮॥ 

ਸਤਿਗੁਰੁ ਕਹੀ ਮੀਹਾਂ ਸੁਨ ਭੋਰੇ'। 

ਯਹਿ ਸਭਿ ਕਿਰਮ ਹੋਹਿਂ ਸਿਖ ਤੋਰੇ। 

ਨਰ ਤਨ ਧਾਰਿ ਹੋਹਿੰਗੇ ਚੇਲੇ। 

ਨਾਮੁ ਦਾਨ ਪੁਨ ਗਯਾਨ ਸੁਹੇਲੇ' ॥੯੯॥ 'ਸੁਖੀ ਹੋਣਗੇ। 

ਤੂੰ ਮਹੰਤ ਇਨਿ ਕਰਿ ਬਡ ਹੋਈ। 

ਨਾਮ ਉਦਾਸੀ ਸਾਧੂ ਸੋਈ। 

ਬੈਲ ਦੱਖਨੀ' ਗੁਰੁ ਕੇ ਡੇਰੇ। ਦੱਖਣੀ ਨਾਮ ਦਾ ਬੈਲ। (ਅੰ) ਦੱਖਣ (ਦੇ ਇਲਾਕੇ 
ਰਾਜਿਸਥਾਨ ਦੇ ਸ਼ਹਿਰ ਨਗੋਰ) ਦਾ ਬੈਲ। 

ਮੀਹੇ' ਕੋ ਪ੍ਭ ਦਿਯਾ ਉਚੇਰੇ' ॥੧੦੦॥ ।ਉਚੇਚੇ ਤੌਰ ਤੇ। (ਅ) ਉੱਚੇ ਕੱਦ ਦਾ ਬੈਲ। 

ਝੰਡਾ ਭਗਵਾ ਏਕ ਦਮਾਮਾ'। 'ਧੈਂਸਾ, ਨਗਾਰਾ। 

ਬਿਚਰੋਂ ਨਿਰਭੈ ਸਿੱਖਨਿ ਧਾਮਾ। 

ਚੇਲਾ ਕੀਨੋਂ ਪੁਥਮ ਸਮੀਰ'। 'ਨਾਮ। 

ਗੁਰੂ ਪਾਦਕਾ' ਪੂਜਿ ਸੁ ਧੀਰ ॥੧੦੧॥ 'ਪਊਏ, ਖੜਾਵਾਂ। 

ਤਹਿਂ ਬਰ ਦੇ ਕਰਿ ਟੇਕ ਜੋ ਗ੍ਰਾਮ'। 'ਟੇਕ ਨਾਮ ਦਾ ਜੋ ਪਿੰਡ ਹੈ। 

ਸਰਤਾ' ਸਾਰਸੁਤੀ ਤਟ ਧਾਮ?”। 'ਨਦੀ। “ਕਿਨਾਰੇ ਦੇ ਘਰ ਸਨ। 

ਕੁਰਖੇਤੁ ਕੀ ਹੱਦ ਸੁ ਜਾਨੋਂ। 

ਮੱਜਨ' ਕੀਨੌਂ ਗੁਰੂ ਮਹਾਨੋ ॥੧੦੨॥ 'ਇਸ਼ਨਾਨ। 

ਦਿੱਜਨਿ' ਦਾਨ ਦੀਓ ਗੁਰੁ ਸੁਆਮੀ। 'ਬ੍ਹਮਣਾਂ ਨੂੰ। 

ਮਨ ਭਾਵਤ ਧਨਿ ਭਰਯੋ ਧਾਮੀ'। 'ਧਨ ਨਾਲ ਘਰ ਭਰ ਲਏ। 

ਪੂਛਤਿ ਗੁਰੁ ਕੈਂਥਲ ਕੋ ਮਾਰਗ। 

ਆਨ ਕੋਸ ਮਗ ਕਹੈਂ ਦਿਜਾਰਗ' ॥ ੧੦੨॥ 'ਚੰਗੇ ਬ੍ਰਾਹਮਣਾਂ ਨੇ। 

ਕੋਊ ਸਿੱਖ ਰਹਿਤ ਹੈ ਤਹਾਂ। 

ਤੀਨ ਸਿੱਖ ਕੈਂਬਲ ਪੁਰ ਮਹਾਂ। 

ਦੋ ਬਨੀਏ ਤਰਖਾਨ ਸੁ ਏਕ। 

ਨਿਸ ਦਿਨ ਧਰਤੇ ਗੁਰਿ ਮਨਿ ਟੇਕ ॥੧੦੪॥ 





944 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਗੁਰੁ ਕਹੀ ਚਲੋ ਹਮ ਸੰਗਿ। 

ਦੇਉ ਬਤਾਇ ਨ ਪਰੇ ਹੈ ਭੰਗ'। 

ਤਬਿ ਪਹੁੰਚੇ ਕੈਂਬਲ ਪੁਰਿ ਮਾਹੀ। 

ਸਿੱਖ ਤਰਖਾਨ ਬਤਾਯੋ ਤਾਂਹੀ ॥੧੦੫॥ 

ਹਾਥ ਜੋਰਿ ਸਿੱਖਿ ਬੰਦਨ ਠਾਨੀ। 

ਸੇਵ ਕਰੀ ਗੁਰੁ ਕੀ ਮਨ ਭਾਨੀ। 

ਪੁਨ ਬਨੀਏ ਦੋਨੋਂ ਗੁਰਿ ਦਰਸੇ। 

ਧਰੀ ਭੇਟ ਗੁਰੁ ਕੇ ਪਗ ਪਰਸੇ ॥ ੧੦੬॥ 

ਜਿਸ ਤਰਖਾਨ ਘਰ ਪ੍ਰਿਥਮੇ ਰਹੇ। 

ਤਿਸ ਗ੍ਰਹਿ ਅਬਿ ਗੁਰੁਦ੍ਰਾਰਾ ਅਹੇ'। 

ਕੀਰਤਿ ਸ਼ਬਦ ਹੋਤ ਹੈਂ ਤਬਿ ਤੇ। 

ਚਰਨ ਗੁਰਾਂ ਕੇ ਪਰ ਹੈਂ ਜਬਿ ਤੇ ॥੧੦੭॥ 

ਕਵਿ ਸੰਤੋਖ ਸਿੰਘ ਜੀ ਵਹੀਂ”। 

ਗੁਰੁ ਜਸ ਵਰਨਯੋ ਸਭਿ ਜਗਿ ਸਹੀ'। 

ਪੁਨ ਗੁਰੁ ਗ੍ਰਾਮ ਬਾਰਨੇ ਗਏ। 

ਤਹਾਂ ਜਾਇ ਹੈ' ਰੋਕਤ ਭਏ ॥੧੦੮॥ 

ਇਕ ਰਾਹਿਕ' ਕੋ ਸਤਿਗੁਰੁ ਭਨਾ?। 

ਰਹਿਤ ਸਿੱਖ ਇਕ ਹਮ ਨੇ ਸੁਨਾ। 

ਕਰੋਂ ਹਕਾਰਨ' ਤਿਸ ਕੋ ਭਾਈ। 'ਬੁਲਾਓ। 

ਤਿਨੈ ਜਾਇ ਗੁਰੁ ਖਬਰ ਸੁਨਾਈ ॥ ੧੦੯ ॥ 

ਤਿਸੁ ਛਿਨ ਉਨਿ ਕੇ ਕਾਛੂ' ਆਵਾ। ਖੇਤ ਮਿਣਨ ਵਾਲਾ ਭਾਵ ਪਟਵਾਰੀ। 
ਖੇਤ ਮਿਨਨ ਕੋ ਤਿਸੇ ਗੁਹਰਾਵਾ' ॥ ੧੧੦॥ ਅਵਾਜ਼ ਮਾਰੀ, ਸੱਦਿਆ। 

ਦੋਹਰਾ: 

ਕਰਿ ਬਿਚਾਰ ਤਬਿ ਜਾਟ ਨੇ, 

ਪ੍ਰਥਮ ਗੁਰੂ ਪਗ ਹੇਰਿ'। ਪਹਿਲਾਂ ਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਕੇ। 
ਪੁਨ ਕਾਛੁ ਸੰਗਿ ਜਾਉਂਗਾ' 'ਪਟਵਾਰੀ ਨਾਲ ਜਾਵਾਂਗਾ। 

ਗੁਰੈਂ ਉਤਾਰਾ ਫੇਰ' ॥੧੧੧॥ 'ਫੇਰ (ਆ ਕੇ) ਗੁਰਾਂ ਦਾ ਡੇਰਾ ਕਰਾਵਾਂਗਾ। 
ਚੌਪਈ: 

ਕਰਿ ਅਰਦਾਸ ਗੁਰੁ ਆਗੇ ਖਰਾ'। 'ਖੜ੍ਹਾ ਹੋ ਕੇ। 

ਕਾਛੁ ਡਰਿ ਮਨ ਮੈਂ ਖਰਭਰਾ'। ।ਪਟਵਾਰੀ ਦੇ ਡਰ ਕਰ ਕੇ ਮਨ ਵਿੱਚ ਘਬਰਾਹਟ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 945 


ਸਤਿਗੁਰੁ ਕਹੀ ਨ ਚਿੰਤਾ ਕੀਜੈ। 

ਮਨ ਭਾਵਤਿ ਗੁਰੁ ਤੇ ਸਭਿ ਲੀਜੈ ॥ ੧੧੨॥ 

ਕਹੈ ਜਾਟ ਗੁਰੁ ਖੇਤ ਮਝਾਰਾ। 

ਖਸ਼ਟ ਮਾਸ ਕੀ ਮਿਹਨਤ ਸਾਰਾ'। ਛੇ ਮਹੀਨਿਆਂ ਦੀ (ਸਾਰਾ) ਚੰਗੀ ਮਿਹਨਤ (ਕੀਤੀ ਹੋਈ 
ਹੈ)। 

ਫਲਾ ਬਡੋ ਅਬਿ ਅੰਨ ਘਨੇਰੋ'। ਰੀ 

ਕੂਤ ਕਰੇ ਕਣ ਦੁਸ਼ਮਣ ਮੇਰੋ' ॥ ੧੧੨॥ '(ਪਰ) ਅੰਨ ਦੀ ਮਿਣਤੀ ਮੇਰਾ ਦੁਸ਼ਮਣ ਕਰ ਰਿਹਾ ਹੈ। 


ਪੁਨ ਗੁਰੁ ਕਹਾ ਕਰਾਵੋ ਡੇਰਾ। 

ਟਹਿਲ ਕਰੋਂ ਗੁਰਿ ਮਨਿ ਤਜਿ ਝੇਰਾ। 

ਕਛੁਕ ਧੀਰ ਧਰਿ ਬੈਠੋ ਤੀਰ'। ਕੋਲ 

ਕਰੀ ਕੱਛ' ਮਿਲਿ ਜਾਟਨਿ ਕੀਰਿ? ॥ ੧੧੪॥ __'ਮਿਣਤੀ। “ਕੰਗਾਲਾਂ ਨੇ। 
ਲੇਖਾ ਅਨਿਕ ਬਾਰ ਕਰਿ ਗਿਨਤੀ। 

ਦੁਸ਼ਮਨ ਕਰੀ ਅਨੇਕਨਿ ਮਿਨਤੀ। 

ਬਿੱਘਾ ਹਿਸਾਬ ਹੋਤ ਸਉ ਏਕ। 

ਧਰੀ ਜਾਟ ਨੇ ਗੁਰਿ ਪਗਿ ਟੇਕ ॥ ੧੧੫॥ 

ਦੋ ਸਤ ਬਿੱਘਾ' ਸਦਾ ਕੀ ਗਿਨਤੀ। 

ਅਬਿ ਕਯਾ ਭਯੋ ਏਕ ਸਤ' ਮਿਨਤੀ। 

ਭਏ ਅਚੰਭ' ਚੌਧਰੀ ਕਾਛੂ। 

ਸਤਿਗੁਰੁ ਗਤਿ ਨਹਿ ਜਾਨਤਿ ਆਛੂ ॥ ੧੧੬॥ 

ਯਹਿ ਅਚਰਜ ਕੀ ਨਹਿ ਕਿਛੁ ਬਾਤ। 

ਘੜਨਿ ਭੰਨਣਿ ਕੀ ਸਮਰਥ ਸਾਤ'। ਸੱਚੀ ਸ਼ਕਤੀ। 

ਸੁਨੀ ਜਾਟਿ ਜਬਿ ਮਿਨਤੀ ਖੇਤ। 

ਭਯੋਂ ਮਗਨ ਮਨਿ ਅਤਿ ਸੁਖ ਸੇਤ' ॥ ੧੧੭॥ __'ਸੁਖ ਦੇ ਸਹਿਤ। 
ਪੁਥਮ ਵਾਕ ਗੁਰੁ ਕੇ ਮਨਿ ਧਰਤਾ। 

ਧਨ ਐਂ ਧਾਨ ਸਫਲ ਘਰ ਭਰਤਾ'। 'ਧਨ ਅਤੇ ਅੰਨ ਆਦਿ ਫਲਾਂ ਸਹਿਤ ਘਰ ਭਰ ਦਿੱਤਾ। 
ਕਰੀ ਟਹਿਲ ਗੁਰੁ ਕੀ ਮਨ ਤਨ ਸੈਂ। 

ਬਾਰੰ ਬਾਰ ਜੁਹਾਰਤਿ ਮਨ ਸੈ' ॥੧੧੮॥ 'ਮਨ ਨਾਲ ਨਮਸਕਾਰ ਕਰਦਾ ਹੈ। 
ਸੁਨਿ ਸਿੱਖਾ ਤਬਿ ਗੁਰੂ ਬਖਾਨਾ। 

ਮੱਨਤ' ਸਤਿਗੁਰ ਕਰੋ ਨ ਹਾਨਾ”। 'ਪੂਜਾ। “ਛੱਡੋ ਨਾ। 
ਗੰਦਾ ਧੂਮ' ਤਯਾਗੋ ਘਰ ਤੇ। 'ਗੰਦਾ ਧੂੰਆਂ, ਤੰਬਾਕੂ। 





946 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫੂਲੋ ਫਲੋ ਸਫਲ ਗੁਰੁ ਬਰ ਤੇ ॥ ੧੧੯ ॥ 
ਗੰਦਾ ਧੂਮ ਕਰੋਗੇ ਪਾਨ। 

ਬਿਗਰ ਜਾਇ ਤੁਮਰੇ ਧਨ ਧਾਨ। 

ਸਿੱਖ ਸੰਤਨ ਕੀ ਸੇਵਾ ਕਰੀਯੋ। 

ਮਨ ਤੇ ਮਾਨ ਨਿਵਾਰਨ ਧਰੀਯੋ' ॥ ੧੨੦॥ 
ਹਾਥ ਜੋਰਿ ਗੁਰਿ ਪਾਇਨ ਲਾਗਾ। 

ਪੂਰਬ ਜਨਮ ਭਾਗ ਤਿਨਿ ਜਾਗਾ। 

ਕਛੁ ਦਿਨ ਗੁਰਿ ਤਹਿਂ ਕੀਨ ਨਿਵਾਸੂ। 
ਸਿੱਖਨਿ ਤਾਰਿਓ ਨਾਮ ਪ੍ਰਗਾਸੂ' ॥੧੨੧॥ 
ਕੀਰਤਨ ਸ਼ਬਦ ਪੜੇ ਗੁਰੁ ਸਿੱਖ। 

ਸ਼ਬਦ ਸਿਖਾਏ ਦੈ ਕਰਿ ਲਿੱਖ'। 

ਆਗੇ ਪਯਾਨ ਕੀਨ ਹੈ ਗੁਰੁ ਬਰ'। 

ਕੜੇ' ਸੁ ਮਾਨਕ ਪੁਰ ਕੀ ਧਰ ਪਰ? ॥ ੧੨੨॥ 
ਸਾਧ ਫਕੀਰ ਸੰਗਿ ਬਹੁ ਚਾਲੈਂ। 

ਮਗ ਮੈਂ ਸੰਗਤਿ ਕਰਤਿ ਨਿਹਾਲੈਂ। 


ਕਰਤਿ ਅਖੇਰ' ਨਿਤਾਪੁਤਿ ਸੁਆਮੀ। 
ਜਾਨਤਿ ਘਟਿ ਘਟਿ ਅੰਤਰਯਾਮੀ ॥ ੧੨੩ ॥ 
ਕੜੇ ਗ੍ਰਾਮ ਇਕ ਸਾਧੂ ਰਹੈ। 

ਨਾਮ ਮਲੂਕ ਦਾਸ ਜਗ ਕਹੈ। 

ਧਰਮ ਬੈਸਨੋ' ਪਰਮ ਪੁਨੀਤਾ। 

ਕਰੈ ਭਗਤਿ ਨਾਰਾਇਨ ਚੀਤਾ ॥ ੧੨੪॥ 


ਇਕ ਨਰ ਨੇ ਤਬ ਗਿਰਾ ਉਚਾਰੀ' ॥ ੧੨੫॥ 
ਸੁਨੋ ਸੰਤ ਜੀ ਹਮ ਜੋ ਦੇਖਾ। 

ਕਹੈਂ ਸੁਨਾਇ ਤੁਮੈਂ, ਲੇ ਤੇਖਾ'। 

ਕਰਤਿ ਅਖੇਰ ਮਿਰਗ ਬਹੁ ਮਾਰੇ। 

ਬਾਂਧਿ ਤੁਰੰਗਨਿ ਸੋਂ ਲਟਕਾਰੇ ॥ ੧੨੬॥ 


ਤਿਆਗ ਦਿਉ। 
'ਲਿਖ ਕੇ ਦਿੱਤੇ। 


'ਸ੍ਰੇਸ਼ਟ ਗੁਰਾਂ ਨੇ। 
ਪਿੰਡ ਦਾ ਨਾਮ। “ਧਰਤੀ ਉੱਪਰ। 


ਜੋ ਹੁਣ ਤੀਰਥਾਂ ਦੀ ਆਬਾਦੀ ਕਰਦੇ ਹਨ ਭਾਵਰੌਣਕ ਵਧਾ 
ਰਹੇ ਹਨ। 


'ਬਾਣੀ ਭਾਵ ਗੱਲ ਕਹੀ। 


'(ਉਹ) ਤਿੱਖੇ (ਸ਼ਸਤ੍ਰ) ਲੈ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 947 


ਸੋ ਸੁਨਿ ਭਰਮ ਭਯੋ ਉਰਿ ਭਾਰੀ। 

ਬੈਠ ਗਯੋ ਚਿੰਤਾ ਚਿਤਿ ਧਾਰੀ। 

ਗੁਰ ਪਦਵੀ ਕੋ ਪਾਯੋ ਕੈਸੇ। 

ਚਲਤਿ ਕੁਮਾਰਗ ਨਿਜਿ ਵੋਹ ਜੈਸੇ ॥੧੨੭॥ 

ਹਮਰਾ ਮਤਿ ਹੈ ਸਭਿ ਤੇ ਊਚਾ। 

ਨਾਮ ਵੈਸ਼ਨੋਂ ਜਗ ਮੈਂ ਸੂਚਾ। 

ਰਹਿਯੋ ਬੈਠ ਤਜਿ ਮਿਲਨਿ ਪੁਸੰਗੂ। 

ਪੇਖਿ ਕ੍ਰਿਯਾ ਬਾਹਰ ਮਨ ਭੰਗੂ' ॥ ੧੨੮ ॥ 

ਅੰਤਰ ਗਤਿ ਗੁਰਿ ਨਾਹਨ ਜਾਨਤਿ। 

ਗੁਰਿ ਲਘੁ' ਆਪ ਊਚ ਕੋ ਮਾਨਤਿ। 

ਬੈਠੋਂ ਸਦਨ' ਭਜਨ ਮੈਂ ਕਰੋਂ। 

ਸੁਨਿ ਆਮਿਖ' ਬਚ ਮਿਲਨਾ ਹਰੋ2 ॥ ੧੨੯॥ 

ਤਯਾਰ ਭਯੋਂ ਭੋਜਨ ਕਿਛੁ ਕਾਲ। 

ਫੁਲਕੇ ਚਾਵਰੁ' ਘ੍ਰਿਤਿ ਸੰਗਿ ਦਾਲ। 

ਠਾਕੁਰ ਆਗੈ ਧਰਿ ਕਰਿ ਥਾਰ। 

ਘੰਟੇ ਸ਼ਬਦ ਕਰਤਿ ਬਹੁ ਬਾਰ ॥ ੧੩੦ ॥ 

ਛਾਦਯੋ' ਬਸਤਰ ਸੰਗਿ ਰੁਮਾਲ। 'ਢੱਕ ਦਿੱਤਾ। 
ਕਰਤਿ ਅਵਾਹਨ ਸ੍ਰੀ ਨੰਦ ਲਾਲ'। ਸ੍ਰੀ ਕ੍ਰਿਸ਼ਨ ਜੀ ਨੂੰ ਬੁਲਾਉਂਦਾ ਹੈ। 
ਆਂਖ ਮੀਚਿ ਹਰੀ ਭੋਗ ਲਗਾਵਤਿ। 

ਆਵੋ ਖਾਵੋ ਮੁਖੋਂ ਅਲਾਵਤਿ' ॥ ੧੩੧॥ 'ਕਹਿੰਦਾ ਹੈ। 
ਜਬਿ ਰੁਮਾਲ ਕੋ ਲੀਓ ਉਠਾਈ। 

ਥਾਲ ਬੀਚ ਆਮਿਖ ਨਿਰਖਾਈ'। 'ਮਾਸ ਦੇਖਿਆ। 
ਭਯੋ ਅਚੰਭਾ ਦਾਸ ਮਲੂਕਾ। 

ਥਰਿ ਥਰਿ ਕਾਂਪਤਿ ਤਨਿ ਮਨਿ ਸੂਕਾ ॥ ੧੩੨ ॥ 

ਭਈ ਕਵਨ ਗਤਿ ਹੇ ਨੌਦ ਲਾਲ। 

ਆਮਿਖ ਭੋਗਤਿ ਸ੍ਰੀ ਗੁਪਾਲ। 

ਭਈ ਚੂਕ' ਮਨ ਮੇਰੋ ਸ਼ੰਕਾ। ਭੁੱਲ। 

ਗੁਰੁ ਸੁਆਮੀ ਮੈਂ ਥਪਯੋ ਕਲੰਕਾ' ॥ ੧੩੨ ॥ 'ਦੋਸ਼ ਲਾਇਆ ਹੈ। 
ਗੁਰੁ ਪਰਮੇਸਰ ਸਦਾ ਅਲੇਪ। 

ਛੁਵਤਿ ਨ ਤਾਂ ਕੋ ਕਛੁ ਲਵ ਲੇਪ'। 'ਕੁਝ (ਲਵ) ਥੋੜ੍ਹੇ ਮਾੜ੍ਹ ਵੀ (ਲੇਪ) ਦੋਸ਼ ਨਹੀਂ ਛੋਂਹਦੇ। 





948 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਓ ਧਿਕਾਰ ਆਪਨੇ ਆਪੂ। 

ਗੁਰੁ ਦਰਸ਼ਨ ਮਨਿ ਕਰਤੋ ਜਾਪੂ' ॥ ੧੩੪ ॥ 'ਮਨ ਵਿੱਚ ਯਾਦ ਕਰਦਾ ਹੈ। 

ਕਰਿ ਬਿਚਾਰ ਮਨ ਮੈਂ ਯਹਿ ਠਾਨੀ'। (ਸਲਾਹ) ਕੀਤੀ। 

ਆਪ ਹਕਾਰੈਂ' ਸਾਰੰਗ ਪਾਨੀ”। 'ਸੱਦਣ। “ਜਿਨ੍ਹਾਂ ਦੇ ਹੱਥ ਵਿੱਚ ਧਨੁਸ਼ ਹੈ ਭਾਵ ਸ੍ਰੀ ਗੁਰੂ ਤੇਗ਼ 
ਬਹਾਦਰ ਜੀ। 

ਸਤਿਗੁਰੁ ਤਿਸ ਅੰਤਰ ਕੀ ਜਾਨੀ। 

ਭੇਜੀ ਸਿਵਕਾ' ਸਿੱਖ ਅਗਵਾਨੀ” ॥ ੧੨੫ ॥ 'ਪਾਲਕੀ। “ਅੱਗੋਂ ਲੈਣ ਲਈ। 

ਦਾਸ ਮਲੂਕਾ ਸੰਤ ਉਜਾਗਰ'। 'ਮਸ਼ਹੂਰ। 

ਤਾਂਹਿ ਲਯਾਵੋ ਹਮਰੇ ਆਗਰ'। 'ਅੱਗੇ ਭਾਵ ਕੋਲ। 

ਚੇਲੇ ਕਛੁਕ ਸੰਗਿ ਲੈ ਆਯੋ। 

ਗੁਰੁ ਚਰਨਨ ਮੈਂ ਸੀਸ ਨਿਵਾਯੋ ॥ ੧੩੬॥ 

ਹਾਥ ਜੋਰ ਕੈ ਬਿਨੈ ਅਲਾਈ'। ਬੇਨਤੀ ਕਰੀ। 

ਏਕ ਦੋਹਰਾ ਗੁਰੈਂ ਸੁਨਾਈ ॥ ੧੩੭॥ 

“ਦੋਹਰਾ : “ਇਸ ਆਖੇਪ ਰਚਨਾ ਦੇ ਲੇਖਕ ਆਖੇਪਕਾਰ ਘਸੀਟਾ ਸਿੰਘ 
ਕਵੀਸ਼ਰ ਲਾਹੌਰ ਨੇ ਇਹ ਇਕ ਦੋਹਰਾ ਮਲੂਕ ਦਾਸ ਵੱਲੋਂ ਅਤੇ 
ਅਗਲਾ ਦੋਹਰਾ ਜੋ ਗੁਰੂ ਸਾਹਿਬ ਵਲੋਂ ਕਹਾਇਆ ਹੈ ਇਹ 
ਦੋਵੇਂ ਦੋਹਰੇ ਕਵੀ ਕ੍ਰਿਤ ਨ ਹੋਣ ਕਾਰਨ ਅਸਾਂ ਇਨ੍ਹਾਂ ਦੋਹਾਂ ਹੀ 
ਦੋਹਿਰਿਆਂ ਉੱਪਰ ਅੰਕ ਨੰ: ਨਹੀਂ ਲਾਏ ਅਤੇ ਇਸੇ ਲਈ ਹੀ 
ਇਨ੍ਹਾਂ ਨੂੰ ਬਰੀਕ ਛਾਪਿਆ ਹੈ। 

ਮਲੂਕਾ ਪਾਪੀ ਪੇਡ ਕੋ', 'ਮੁੱਢ ਦਾ ਹੀ। 

ਭਗਤਿ ਨ ਜਾਨੀ ਤੋਹਿ। 

ਭਗਤਿ ਲਿਖੀ ਥੀ ਅਵਰ ਕੋ, 

ਪੁਭ ਧੋਖੇ' ਦੀਨੀ ਮੋਹਿ। 

ਦੋਹਰਾ: 

ਸੁਨਿ ਮਲੂਕ ਕਾ ਦੋਹਰਾ 

ਸੀ ਗੁਰੁ ਕਰੁਨਾ ਧਾਰਿ। 

ਤਿਸ ਪੁਤਿ ਉੱਤਰ ਕੋ' ਕਹਿਯੋ, 

ਧੀਰਜ ਦੇਨ ਅਪਾਰ ॥ ੧੩੮ ॥ 

ਦੋਹਰਾ: 

ਸੁਨਿ ਮਲੂਕ ਹਰਿ ਕੇ ਭਗਤ, 

ਨਹਿ ਰਾਖਤਿ ਮਨਿ ਦ੍ਰੋਹਿ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 949 


ਭਗਤਿ ਲਿਖੀ ਥੀ ਅਵਰ ਕੋ, 

ਕ੍ਰਿਪਾ ਕਰਿ ਦੀਨੀ ਤੋਹਿ। 

ਚੌਪਈ: 

ਅਨਿਕ ਭਾਂਤਿ ਕੀ ਕਰਿ ਸਿਵਕਾਈ'। 

ਨਿਜਿ ਮੰਦਰਿ ਗੁਰੁ ਕੋ ਲੈ ਜਾਈ। 

ਕਛੁ ਦਿਨ ਬਾਸ ਤਹਾਂ ਗੁਰੁ ਕਰਿ ਕੇ। 

ਚਲੇ ਅਗਾਰੀ ਅੱਸਵ ਚਰ੍ਹ ਕੇ' ॥੧੩੯॥ 'ਘੋੜੇ 'ਤੇ ਚੜ੍ਹ ਕੇ। 

ਕੀਓ ਕੂਚ ਪਹੁੰਚੇ ਪ੍ਰਿਆਗੂ'। ਪ੍ਰਾਗਰਾਜ। 

ਤੀਰਥਰਾਜ ਦਰਸ ਬਡ ਭਾਗੂ। 

ਸੰਗਮ ਜਹਾਂ ਤ੍ਰਿਬੈਨੀ ਭਯੋ'। 'ਜਿੱਥੇ ਤਿੰਨਾਂ ਨਦੀਆਂ (ਗੰਗਾ, ਜਮਨਾ, ਸਰਸੁਤੀ ਦਾ) ਮੇਲ 


ਹੋਇਆ ਹੈ। 
ਪ੍ਰਿਥਮ ਦਰਸ ਸਤਿਗੁਰੁ ਤਹਿਂ ਲਯੋ ॥੧੪੦॥ 
ਤੀਨੋਂ ਤਾਪ ਹਰਨ' ਤ੍ਰਿਬੈਨੀ। ਨਾਸ ਕਰਨ ਵਾਲੀ। 
ਕਟੇ ਪਾਪ ਲੋਹੇ ਜਿਮ ਛੈਣੀ। 
ਪੁਨ ਗੁਰੁ ਚਰਨ ਕੇਰ ਪ੍ਰਤਾਪੂ। 
ਕਰੇ ਛਿਨਿਕ ਮੈਂ ਕਲਮਲ ਖਾਪੂ' ॥੧੪੧॥ ਪਾਪ ਨਾਸ ਕੀਤੇ। 
ਦਾਨ ਦੀਯੋ ਦਿੱਜਨਿ' ਬਹੁ ਭਾਂਤੀ। ਬ੍ਰਾਹਮਣਾਂ ਨੂੰ। 
ਭੂਖਨ ਬਾਸਨ ਅਨਿਕ ਬਿਭਾਂਤੀ' ॥ ੧੪੨ ॥ ਗਹਿਣੇ, ਭਾਂਡੇ ਅਨੇਕਾਂ ਖ਼ਾਸ ਕਿਸਮਾਂ ਦੇ। 
ਦੋਹਰਾ: 
ਰਹੇ ਗੁਰੂ ਖਟ ਮਾਸ ਤਹਿਂ, 
ਨਿਜ ਮਹਿਲਾਂ ਵਰ ਦੀਨ'। (ਆਪਣੇ ਮਹਿਲਾਂ ਭਾਵ ਮਾਤਾ ਗੁਜਰੀ ਜੀ ਨੂੰ। 
ਅਰਿ ਗਨ ਹਨ ਹੈ ਚੀਨ' ॥੧੪੨॥ 'ਜਾਣੋ ਬਹੁਤੇ ਵੈਰੀਆਂ ਨੂੰ ਮਾਰੇਗਾ। 
ਚੌਪਈ: 
ਹੋਇ ਬਿਦਾ ਗੁਰ ਪਹੁੰਚੇ ਕਾਸੀ। 
ਮਿਲੇ ਆਨਿ ਸਿੱਖ ਤਹਿਂ ਪੁਰਿ ਬਾਸੀ। 
ਸੰਨਿਆਸੀ ਦੇਗੰਬਰ' ਸਾਧੂ। 
ਚਰਚਾ ਕਰਿ ਮਨਿ ਭਯੋ ਅਗਾਧੂ' ॥ ੧੪੪ ॥ 
ਗੁਰੁ ਢਿਗ ਆਵਤਿ ਬੈਠਤਿ ਜਾਈ। 
ਅਨਿਕ ਭਾਂਤਿ ਭੇਟਨਿ ਚਢਵਾਈ। 





950 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਖੀ ਭਏ ਪਿਖਿ ਗੁਰੁ ਕੋ ਦਰਸ਼ਨ। 

ਭੇਟਾ ਧਰੈ ਹੋਵੈਂ ਰਿਦਿ ਸੁਖਿ ਮਨਿ" ॥੧੪੫॥ ਰਿ ਰਿ 
ਰਚਨਾ ਹ। 

#ਚੈਯਾ ਛੰਦ: “ਛਾਪਾ ਪੱਥਰ ਦੇ ਪੰਨਾ ੪੫੭ ਤੇ ਕੇਵਲ 'ਛੰਦ' ਹੀ ਛਪਿਆ 
ਹੋਇਆ ਹੈ 'ਦ੍ਰੈਯਾ' ਅਸਾਂ ਆਪਣੇ ਪਾਸੋਂ ਲਿਖਿਆ ਹੈ। ਅਸਲ 
ਰਚਨਾ ਵਿਚ ਇਹ 'ਦ੍ੈਯਾ' ੪੫੬ ਪੰਨੇ ਦੇ ਹੇਠ ਸੀ ਜੋ 
ਆਖੇਪਕਾਰ ਲਿਖਣੇ ਭੁੱਲ ਗਿਆ ਹੈ। ਦ੍ੈਯਾ ਛੰਦ ਤੋਂ ਗਿਆਨੀ 
ਗਿਆਨ ਸਿੰਘ ਜੀ ਦੀ ਅਸਲ ਰਚਨਾ ਫਿਰ ਆਰੰਭ ਹੁੰਦੀ ਹੈ। 

ਚੇਲੇ ਪਰਚੇਲੇ' ਅਬਿ ਉਨਿ ਕੇ, 'ਚੇਲਿਆਂ ਦੇ ਚੇਲੇ। 

ਸੁਨਿ ਪੁਨ ਗੁਰੁ ਢਿਗ ਆਏ। 

ਗੁਰੁ ਨਾਨਕ ਸਮ ਨੌਮ ਗੁਰੂ ਕੋ, 

ਲਖਿ ਸਬਿਹਨਿ ਮੁਦ ਪਾਏ। 

ਹਰਿ ਚਰਚਾ ਪਰਚਾ ਕਰਿ' ਭਾਰੀ, 

ਗੁਰੁ ਪਗ ਸੀਸ ਲੁਠਾਏ'। 

ਜਥਾ ਜੋਗ ਸਬਿ ਗੁਰੁ ਸਿਤਕਾਰੇ, 

ਬਰਨਤ ਸੁਜਸ ਸਿਧਾਏ ॥ ੧੪੬॥ 

ਗਾਥਾ ਇਕ, ਕਬੀਰ ਕੀ ਪਰਚੀ 

ਪੋਥੀ' ਮੈਂ ਹਮ ਹੇਰੀ”। 

ਗੁਰੁ ਨਾਨਕ ਜਬਿ ਕਾਂਸੀ ਆਏ, 

ਮਿਲੇ ਕਬੀਰ ਨ ਫੇਰੀ'। 

ਥੇ ਕਬੀਰ ਰਘੁਨਾਥ ਪੁਰੇ ਮੈਂ, 

ਗੁਰੁ ਭੀ ਤਹਾਂ ਸਿਧਾਏ। 

ਮਿਲੇ ਕਬੀਰ ਅਗਾਰੀ ਗੁਰੁ ਕੋ, 

ਤੀਨ ਕੋਸ ਪਰ ਆਏ ॥੧੪੭॥ 

ਕਰੀ ਪਰਸਪਰ' ਪਗ ਪਰ ਬੰਦਨ, 

ਥਿਰਿ ਇਕੰਤ ਪੁਨ ਜਾਈ। 

ਹਰਿ ਚਰਚਾ ਦਿਨ ਚਾਲੀ ਕੀਨੀ, 

ਤਨਿ ਸੁਧ ਸਬਿ ਬਿਸਰਾਈ। 

ਪੁਨ ਸੀ ਨਾਨਕ ਭਾਖਯੋ ਚਲੀਏ, 

ਬੈਕੁੰਠੈ ਲੌ ਪਿਖੀਏ। 

ਕਹਯੋ ਕਬੀਰ ਚਲੋ ਤੁਮ ਆਗੇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 951 


ਹਮ ਐਹੈਂ ਤਹਿ ਦਿਖੀਏ' ॥੧੪੮॥ 
ਬਹੁ ਦਿਨ ਮੈਂ ਜਬਿ ਗੁਰੁ ਤਹਿਂ ਪਹੁੰਚੇ, 
ਦਰਸੇ ਸਬਿ ਜਗ ਸਾਂਈ'। 

ਸੂਰਤਿ' ਤਹਿਂ ਕਬੀਰ ਕੀ ਨੂਰੀ”, 
ਨੂਰ ਹਜੂਰ ਲਖਾਈ'। 

ਇਹੁ ਸਾਖੀ" ਉਨਹੂੰ ਲਿਖਿ ਰਾਖੀ, 


ਅਬਿ ਪੁਸੰਗ ਮੈ ਚਲੀਏ। 

ਜਲਧ ਬਿਵੇਕ' ਸੋਢਿ ਕੁਲ ਕੇਤੂ”, 
ਨੌਮ ਗੁਰੂ ਦੁਖ ਦਲੀਏ ॥੧੪੯॥ 
ਕੇਤਿਕ ਦਿਵਸ ਬਸੇ ਕਾਂਸੀ ਮੈਂ, 
ਨਿਜ ਜਨ ਭਵਨਿਧਿ' ਤਾਰੇ। 
ਤਿਸਹੀ ਠੌਰ ਜੌਨ ਪੁਰਿ ਕੇਰੀ, 
ਸੰਗਤ ਅਈ ਅਪਾਰੇ। 

ਮੁੱਖਾ ਨਾਮ ਮਸੰਦ ਸੰਗ ਲੈ, 

ਆਯੋ ਗੁਰੁ ਸਰਨਾਈ। 
ਅਰਪਿ ਅਕੋਰ ਅਨਕਧਾ' ਸਿੱਖਨਿ, 
ਦਰਸੇ ਗੁਰੁ ਜਗਿ ਸਾਂਈ ॥ ੧੫੦॥ 
ਕੀਰਤਨ ਗੁਰਹਿੰ ਸੁਨਾਯੋ। 

ਖੁਸ਼ੀ ਹੋਇ ਗੁਰੁ ਤਿਸ ਕੋ ਬਖਸ਼ਯੋ, 
ਨਿਜ ਮਿਰਦੰਗ ਸੁਹਾਯੋ। 

ਉਸ ਹੀ ਕੀ ਸੰਤਤਿ ਢਿਗ' ਅਬਿ ਲੌ, 
ਹੈ ਸੋ ਪੂਜ ਰਖਾਯੋ“ ॥੧੫੧॥ 


ਪੁਨ ਨਿਜ ਚੋਲਾ ਰੰਗ ਮਜੀਠੀ, 
ਹਰੀਰਾਮ ਕੋ ਬਖਸ਼ਯੋ। 
ਜੋ ਅਬਿ ਆਹਿ ਬਦਾਮੀ ਜੈਸਾ, 
ਸੰਗਤ ਮਾਹੇਂ ਰਖਸਯੋ'। 


ਹੈ! . ੪ ਦਾ 


'ਅਸੀਂ ਆਉਂਦੇ ਹਾਂ ਓਥੇ (ਤੁਹਾਡੇ) ਦਰਸ਼ਨ ਕਰਾਂਗੇ। 


'ਸਾਰੇ ਜਗਤ ਦੇ ਮਾਲਕ ਅਕਾਲ ਪੁਰਖ ਜੀ। 

'ਸ਼ਕਲ। “ਪ੍ਰਕਾਸ਼ ਵਾਲੀ। 

'ਪ੍ਰਕਾਸ਼ ਸਰੂਪ (ਹਜ਼ੂਰ) ਸਤਿਗੁਰਾਂ ਨੇ ਵੇਖੀ। 

“ਇਹ ਸਾਖੀ ਕਬੀਰ ਪੰਥੀਆਂ ਦੀ ਪੋਥੀ ਵਿੱਚ ਉਨ੍ਹਾਂ ਦੇ 
ਸ਼ਰਧਾਲੂਆਂ ਨੇ ਲਿਖੀ ਹੈ, ਕਵੀ ਜੀ ਨਾਲ ਇਸ ਦਾ ਕੋਈ 
ਸੰਬੰਧ ਨਹੀਂ ਹੈ। 


'ਗਿਆਨ ਦੇ ਸਮੁੰਦਰ। “ਸੋਢੀਆਂ ਦੀ ਕੁਲ ਦੇ ਨਿਸ਼ਾਨ ਰੂਪ। 


'ਸੰਸਾਰ ਸਮੁੰਦਰ ਤੋਂ। 


।ਉਲਾਦ ਕੋਲ। 
“ਅੰਕ ਨੰ. ੧੫੧ ਦੀਆਂ ਛਾਪਾਂ ਪੱਥਰ ਵਿੱਚ ਤਿੰਨ ਹੀ ਤੁਕਾਂ 
ਹਨ, ਚੌਥੀ ਤੁਕ ਛਪਣ ਵੇਲੇ ਹੀ ਰਹਿ ਗਈ ਜਾਪਦੀ ਹੈ। 





952 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੌ ਸਿੱਖਨਿ ਮਿਲਿ ਪਾਛੈ। 

ਰੇਸ਼ਮ ਕਟੜੇ ਥੇ ਜਹਿਂ ਉਤਰੇ, 
ਸੰਗਤ ਰੁਚੀ ਸੁ ਆਛੈ' ॥ ੧੫੨॥ 
ਮਨੋ ਕਾਮਨਾ ਭਰਿ' ਗੁਰਸਿੱਖੈਂ, 

ਦੇ ਉਪਦੇਸ਼ ਬਿਸ਼ੇਸ਼ੈਂ। 

ਆਗੇ ਚਲੇ ਭਲੇ ਜਨਿ ਤਾਰਤਿ, 
ਨਦੀ ਮੇਘ ਜਜੋਂ ਦੇਸੈਂ। 

ਸੇਵਕ ਸਿੱਖ ਮਸੰਦ ਸਾਧੁ ਬਹੁ, 

ਥੇ ਗੁਰੁ ਸੰਗ ਚਲੌਤੇ। 

ਭੀਰ ਬਹੀਰ ਸਾਤ ਅਠ ਕੋਸੈਂ, 

ਨਿਤ ਚਲਿ ਨਿਸਾ ਥਿਰੰਤੇ ॥ ੧੫੨॥ 
ਕੱਚਰ' ਸ਼ੁਤਰ? ਸਯੰਦਨ” ਡੋਰੇ'', 'ਖੱਚਰਾਂ। ਊਠ। 'ਰਥ। ''ਡੋਲੇ। 
ਬਾਜ' ਬਿਸ਼ੇਸ਼ ਅਮੋਲੇ। 

ਖੇਮੇ' ਲਗੈਂ ਜਾਇ ਜਹਿਂ ਉਤਰੈਂ, 
ਲੈਗਰ ਭਵੈ ਅਤੋਲੇ। 

ਖਾਨ ਪਾਨ ਸਬਿ ਕੋ ਸਬਿ ਮਿਲ ਹੀ, 
ਸਨੇ ਸਨੇ' ਯੋਂ ਚਾਲੈਂ। 

ਜਬਿ ਸਸਰਾਮ ਗਾਮ ਮੈਂ” ਪਹੁੰਚੇ, 
ਤਹਿ ਸਿੱਖ ਮਿਲੇ ਬਿਸਾਲੈਂ ॥੧੫੪॥ 
ਪਹਿਲੇ ਨਗਰ ਹੁਤੋ ਵਰ ਬਡ ਅਤਿ, 
ਪਰੇ ਚਿੰਨ੍ਹ' ਅਬਿ ਤਾਂਈ। 

ਸ਼ੇਰ ਸ਼ਾਹ ਕਾ ਥਾ ਘਰ ਈਹਾਂ, 

ਤਬਿ ਇਹੁ ਬਸਜੋ ਮਹਾਂਈ। 
ਅੰਮ੍ਰਿਤਸਰ ਤਲਾਵ ਮੰਦਰ ਸਮ, 

ਥੇ ਮੁਕਾਨ ਬਨਵਾਏ। 

ਸ਼ੇਰ ਸ਼ਾਹਿ ਨੇ ਰਹਿਨ ਹੇਤ ਨਿਜ, 
ਖਰਚਜੋ ਬਿੱਤ ਮਹਾਂਏ' ॥੧੫੫॥ 
ਸੂਬਾ ਹੁਤੋ ਜੌਨਪੁਰ ਕਾ ਸੋ, 

ਬਲੀ ਬਹਾਦਰ ਭਾਰੀ। 

ਸ਼ਾਹਿ ਹਿਮਾਂਊ ਕੋ ਉਨਿ ਲੜਿ ਕੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 953 


ਬਾਦਸ਼ਾਹਿ ਪੁਨ ਹੇਰੋ ॥ ੧੫੬॥ 
ਹੇਮੂੰ ਹੁਤੋ ਦਿਵਾਨ' ਤਾਂਹਿ ਕਾ, 
ਬਨੀਆਂ ਬਿਦਤ ਮਹਾਂਏ। 

ਚਮੜੇ ਕੇ ਦਮੜੇ ਥੇ ਜਿਸ ਨੇ, 
ਅਪਨੇ ਜ਼ੋਰ ਚਲਾਏ। 

ਅਕਬਰ ਸ਼ਾਹਿ ਮਾਰ ਫਿਰ ਉਸ ਕੋ, 
ਦਿੱਲੀ ਤਖਤ ਸੰਭਾਰਾ। 

ਉਸੀ ਗਾਮ ਸਸਰਾਮ ਵਿਖੈ ਥਾ, 
ਸੇਠ ਸਿੱਖ ਇਕ ਭਾਰਾ ॥ ੧੫੭॥ 
ਤਿਸ ਨੇ ਨਿਜ ਮੁਕਾਨ ਬਨਵੈ ਕੈ, 
ਦਰਵਾਜਾ ਬਡ ਰਾਖਜੋ। 

ਅਧਿਕ ਸਜਾਇ ਸਫਾਇ ਰਖੈ ਤਿਹ, 
ਬਸਬੋ ਨਹਿਂ ਅਭਿਲਾਖਯੋ। 

ਕਹੈ ਗੁਰੂ ਕੇ ਹੇਤ ਬਨਾਯੋ, 

ਸੋ ਕਬਿ ਹੀ ਤੋ ਐਹੈਂ। 

ਡੋਰੇ ਰਥ ਘੋਰੇ ਅਸਵਾਰੀ, 

ਯੁਤ ਗੁਰੁ ਅੰਦਰ ਜੈਹੈਂ ॥੧੫੮॥ 


'ਪਵਿੱਤ੍ਰ (ਸਤਿਗੁਰੂ ਜੀ) ਸਣੇ ਅਸਵਾਰੀ। 


ਸਿੱਖਨਿ ਸਮੁੱਥ ਸ੍ਰਾਮੀ ॥੧੫੯॥ 
ਆਇ ਸਿੱਖ ਸਬਿ ਪਗ ਲਪਟਾਏ, 





954 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਪਿ ਅਕੋਰ' ਅਪਾਰੇ। 

ਗੁਰੁ ਕੋ ਸਹੀ ਪ੍ਰਭੂ ਪਹਿਚਾਨਾ, 

ਭਏ ਮੋਦ ਮਨਿ ਭਾਰੇ। 

ਸੇਵਾ ਕਰਿ ਮੇਵਾ ਬਡ ਪਾਯੋ, 

ਮਨ ਬਾਂਛਿਤ ਫਲ ਚਾਰੇ। 

ਲਗਯੋ ਦਿਵਾਨ ਜੁਰੀ ਬਹੁ ਸੰਗਤਿ, 
ਗੁਰੁ ਢਿਗ ਤਹਾਂ ਉਦਾਰੇ' ॥੧੬੦॥ 
ਕਾਰ ਭੇਟ' ਤੈਂ ਜੋਈ। 

ਗੁਰੁ ਹਿਤ ਲੈ ਸਿੱਖਨਿ ਤੈ ਰਾਖੀ, 
ਹਾਜਰ ਕਰਿ ਸਬਿ ਸੋਈ। 

ਹਾਥ ਜੋਰਿ ਫੱਗੋ ਕਹਿ ਪਹਿਲੇ, 
ਹੁੰਡੀ' ਕਰਿ ਪਹੁੰਚਾਈ। 

ਅਬਿ ਜੋ ਹੈ ਇਕ ਪੈਸਾ ਪੈਸਾ, 
ਹਾਜ਼ਰ ਕਰਿਹੋਂ ਲਜਾਈ ॥ ੧੬੧॥ 
ਇਮ ਕਹਿ ਲਜਾਇ ਦਰਬ ਸਬਿ ਅਰਪਜੋ, 
ਪੁਨਾ ਗੁਰੂ ਯੌਂ ਭਾਖਾ। 

ਅਰੇ' ਔਰ ਜੋ ਸੋ ਭੀ ਲਯਾਵੋ, 
ਨਹਿੰ ਚਹੀਏ ਤੁਹਿ ਰਾਖਾ। 

ਇਹ ਸੁਨਿ ਫੱਗੋ ਮਨ ਬਿਸਮਾਯੋ, 
ਗੁਰੂ ਕੂਰ ਨਹਿੰ ਟੇਰੈਂ'। 

ਔਰ ਇਮਾਨਤ ਨਹਿ ਮੁਝ ਪੈ ਕਛ, 
ਸੋਚਤਿ ਭਯੋ ਬਧੇਰੈਂ ॥੧੬੨॥ 
ਚਿਤਿ ਚਿਤਵਤਿ ਬਿੱਤ ਵਤ ਕਿਤ ਆਯੋ', 
ਯਾਦ ਚਰਿਤ ਤਬਿ ਔਰੈਂ”। 

ਅਰਜ ਕਰੀ ਲੀਜੈ ਸਤਿਗੁਰੁ ਜੀ, 
ਬਦਰੀ ਫਲ ਨਿਜ ਗੌਰੈ'। 

ਸੁਨਿ ਕੈ ਗੁਨਿ ਕੈ' ਦੂਸਰ ਸਿੱਖਨਿ, 
ਬੂਝਯੋ ਤਬੈ ਸੁਨਾਈ। 


ਹੇ (ਭਾਈ ਫੱਗੋ)। 


'ਝੁਠ ਨਹੀਂ ਕਹਿੰਦੇ। 


'(ਵਤ) ਮੁੜ (ਹੋਰ) ਧਨ ਕਿੱਥੋਂ ਆਇਆ। 
'ਤਦੋਂ ਹੋਰ ਕੌਤਕ ਯਾਦ (ਆਇਆ)। 


'ਆਪਣਾ ਵੱਡਾ ਬੇਰ ਲੈ ਲਉ। 
'ਵਿਚਾਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 955 


ਰਖਿਹੋਂ ਗੁਰੁ ਕੀ ਲਜਾਈ ॥ ੧੬੩ ॥ 
ਭਾਈ ਭੋਲੇ' ਸਿੱਖ ਗਰੀਬ ਕੇ, 

ਘਰ ਮੈਂ ਇਕ ਦਿਨ ਜਾਈ। 

ਮਾਂਗੀ ਕਾਰ ਗੁਰੂ ਕੀ ਜਬਿ ਹੀ, 

ਸਿੱਖ ਥਾ ਗਯੋ ਕਿਥਾਈ। 

ਉਸ ਕੀ ਸਿੱਖਨੀ ਦੀਨ ਨਿੰਮ ਹੈ 
ਕਹਯੋ ਨ ਘਰ ਵਥੁ ਕਾਈ" ॥੧੬੪॥ 


ਰੋਟੀ ਪਕੀ ਨਹੀ ਦੋ ਦਿਨ ਤੈ, 

ਜਬਿ ਗੁਰੁ ਦੈਂਹ ਤੁ ਦੈਹੋਂ। 

ਪੁਨ ਮੈਂ ਕਹਯੋ ਦੇਹੁ ਮੁਹਿ ਕੁਛ ਭੀ, 
ਛੂਛਾ ਨਾਹਿੰ ਫਿਚੈਹੋਂ'। 

ਪੁਨ ਪੁਨ ਉਨ ਸ਼ੋਕਾਤ੍ਹ ਲੱਜਤ, 
ਹੈਂ ਜਵਾਬ ਬਹੁ ਦੀਏ। 

ਮੈਂ ਹਨ ਕਰਸੋ ਗੁਰੂ ਹਿਤ ਕੁਛ ਭੀ, 


ਜੈਹੋਂ ਨਾ ਬਿਨ ਲੀਏ ॥ ੧੬੫॥ 
ਅੰਤੈ ਰਿਸ' ਤਿਸ ਅੰਜਲ? ਭਰਿ ਮੁਹਿ, 
ਮੱਟੀ ਕੂਰਾ' ਦੀਓ। 

ਅੰਚਰ ਬਾਂਧ' ਲਯਾਇ ਮੈ ਸੋਊ, 
ਨਿਜ ਘਰ ਫੈਂਕਨ ਕੀਓ'। 

ਬੇਰ ਗਿਟਕ ਤਿਸ ਮੈਂ ਸੇ ਨਿਕਸੀ, 

ਸੋ ਮੈਂ ਈਹਾਂ ਬੋਈ'। 

ਤਿਸ ਤੈ ਭਯੋ ਬਡੋ ਤਰੁ' ਸੰਮੁਖ”, 
ਅਬਿ ਦੀਖਤਿ ਹੈ ਸੋਈ ॥੧੬੬॥ 
ਫਲ ਯਾ ਕੇ ਜਨ ਛਕਤਿ ਸੈਂਕੜੋਂ, 
ਮੀਠੇ ਸਾਦ ਅਪਾਰੀ। 

ਪਰ ਅਬਿ ਉਨਿ ਕੇ ਘਰ ਮੈਂ ਸੰਪਤਿ', 
ਸੰਤਤਿ' ਪਿਖੀਅਤਿ ਭਾਰੀ। 

ਸੁਨਿ ਇਹੁ ਬਾਤ ਪ੍ਰਸੰਨ ਹੋਏ ਗੁਰੁ, 
ਕਹਸੋ ਧੰਨ ਗੁਰਸਿੱਖੀ। 


"ਇਸ ਅੰਕ ਵਿੱਚ ਵੀ ਚਾਰ ਦੀ ਥਾਂ ਤਿੰਨ ਹੀ ਤੁਕਾਂ ਹਨ। ਇਕ 
ਤੁਕ ਗੁੰਮ ਹੈ। 


ਮੈਂ ਖਾਲੀ ਨਹੀਂ ਮੁੜਾਂਗਾ। 


'ਸ਼ੋਕ ਨਾਲ ਦੁਖੀ ਤੇ ਸ਼ਰਮਿੰਦਾ ਹੋ ਕੇ। 


'ਅੰਤ ਨੂੰ ਗੁੱਸੇ ਹੋ ਕੇ। “ਬੁੱਕ। 
'ਕੂੜਾ। 

'ਪੱਲੇ 'ਚ ਬੰਨ੍ਹ ਕੇ। 

'ਸੁੱਟ ਦਿੱਤਾ। 


'ਬੀਜ ਦਿੱਤੀ। 
'ਬ੍ਰਿਛ। ?ਸਾਹਮਣੇ। 





956 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਉਪਕਾਰ ਸੇਵ ਗੁਰੁ ਕੀ ਹਿਤ, 

ਸਹੀ ਨਿਰਾਦਰਿ ਤਿੱਖੀ' ॥੧੬੭॥ 

ਜੋ ਸਿੱਖ ਪਢੈ ਸੁਨੈ ਤੁਵ ਗਾਥਾ, 

ਸਿੱਖੀ ਪ੍ਰਾਪਤ ਹੋਵੈ। 

ਭਾਈ ਫੱਗੋ ਸਿਦਕ ਤੁਮਾਰਾ, 

ਲੋਗਨ ਕੋ ਮਦ ਖੋਵੈ। 

ਸੁਨਿ ਸਬਿ ਸੰਗਤਿ ਬਹੁ ਖੁਸ਼ ਹੋਈ, 

ਪੁਨ ਕਰਿ ਬਿਨਤੀ ਭਾਰੀ। 

ਬਾਗ ਵੀਚ ਗੁਰੁ ਜਾਇ ਉਤਾਰੇ, 

ਬਰਨ ਬਰਨ' ਫੁਲਵਾਰੀ ॥੧੬੮॥ 'ਰੰਗਾਂਰੰਗਾਂ ਦੀ। 

ਜਿਸ ਹੇਰਨ ਤੈਂ! ਸੋਕ ਨਸੈ ਸਬਿ, ਦੇਖਣ ਨਾਲ। 

ਜਨ ਬਨ ਨੰਦਨ' ਕਿਆਰੀ। 'ਇੰਦੂ ਦੇ ਬਾਗ ਦੀ। 

ਪਾਵਨ ਪਗ ਪਾਵਨ ਕਰਿ ਗੁਰੁ' ਸੋ, ਗੁਰਾਂ ਨੇ ਪਵਿੱਤੂ ਚਰਨ ਪਾ ਕੇ। 

ਪਾਵਨ ਕੀਨ ਉਂਦਾਰੀ। 

ਅਗਰਹਿਰੀ' ਬਨੀਏ ਤਹਿਂ ਅਬਿ ਲੌ, 'ਬਾਣੀਆਂ ਦਾ ਇਕ ਗੋਤ। 

ਗੁਰੁ ਸਿੱਖ ਬਸਤ ਅਪਾਰੇ। 

ਤਹਿਂ ਤੈ ਚਲਿ ਗੁਰੁ ਗਯਾ ਪਹੂਚੇ, 

ਫਲਗੂ ਨਦੀ ਕਿਨਾਰੇ ।੧੬੯॥ 

ਦਾਨ ਪੁੰਨ ਤੀਰਥ ਬਿਵਹਾਰੂ, 

ਜਥਾ ਜੋਗ ਸਬਿ ਦੈ ਕੈ। 

ਦੇਵ ਪਿਤ੍ਰ ਤ੍ਰਿਪਤਾਵਨ ਕੀਨੇ, 

ਹੋਮ ਦੀਪ ਪਿੰਡ ਦੈ ਕੈ”। “ਤੀਰਥਾਂ ਤੇ ਪੁੱਜਣ ਸਮੇਂ ਗੁਰੂ ਸਾਹਿਬ ਜਿਵੇਂ ਗਰੀਬ-ਗੁਰਬੇ ਤੇ 
ਲੋੜਵੰਦਾਂ ਨੂੰ ਦਾਨ ਦੇਂਦੇ ਸਨ ਉਸੇ ਤਰ੍ਹਾਂ ਬ੍ਰਹਮਣਾਂ ਤੇ 
ਪੁਜਾਰੀਆਂ ਨੂੰ ਵੀ ਦਾਨ ਦੇਣ ਦੀ ਗੱਲ ਤਾਂ ਸਮਝ ਵਿੱਚ ਆ 
ਸਕਦੀ ਹੈ ਪਰ ਗੁਰੂ ਸਾਹਿਬ ਵਲੋਂ ਦੇਵਤਿਆਂ ਤੇ ਪਿਤਰਾਂ ਨੂੰ 
ਰਜਾਉਣ ਲਈ ਹੋਮ, ਦੀਵੇ ਤੇ ਪਿੰਡ ਦੇਣ ਦੀ ਗੱਲ ਤਾਂ 
ਬਿਲਕੁਲ ਨਿਰਮੂਲ ਤੇ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ। ਜਦ 
ਕਿ ਗੁਰਬਾਣੀ ਅੰਦਰ ਇਨ੍ਹਾਂ ਦਾ ਖੰਡਨ ਸਪੱਸ਼ਟ ਸ਼ਬਦਾਂ ਵਿੱਚ 
ਕੀਤਾ ਹੋਇਆ ਹੈ ਜਿਵੇਂ ਕਿ-"ਦੀਵਾ ਮੇਰਾ ਏਕੁ ਨਾਮੁ॥" 
"ਪਿੰਡੁ ਪਤਲਿ ਮੇਰੀ ਕੇਸਉ ਕ੍ਰਿਆ ਸਚੁ ਨਾਮ ਕਰਤਾਰੁ ॥" 
(ਪੰਨਾ ੩੫੯) "ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ 
ਕਿਆ ਦੇਇ ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੂਡਹਿ ਤੇਹਿ ॥ " (ਪੰਨਾ ੬੨੨) 
ਬਾਂਛਤ ਦਾਨ ਬਿਪਨ ਕੋ' ਦੀਨੇ, 'ਬੂਹਮਣਾਂ ਨੂੰ। 
ਭੋਜਨ ਬਹੁ ਪੁਕਾਰੇ। 
ਪਟਨੇ ਸ਼ਹਿਰ ਪਧਾਰੇ ॥੧੭੦॥ 
ਜੈਤਾ ਸੇਠ ਨਾਮ ਇਕ ਖੱਤ੍ਰੀ, 
ਹਰਿ ਗੁਰੁ ਭਗਤਿ ਉਦਾਰੇ। 
ਉਤ੍ਹੇ ਗੁਰੁ ਤਿਸ ਕੇ ਘਰ ਜਾਈ, 
ਆਲਮ ਗੰੱਜ' ਮਝਾਰੇ। 
ਬਹੁ ਬਰਸਨ ਤੈ ਹੁਤੋ ਉਡੀਕਤ, 
ਗੁਰੁ ਕਾ ਦਰਸ਼ਨ ਚੈਹੈ। 
ਸੰਤ ਸਿੱਖ ਜੋ ਆਵੈ ਤਹਿਂ ਚਲਿ, 
ਸੇਵਾ ਅਧਿਕ ਕਮੈ ਹੈ ॥੧੭੧॥ 
ਹਲਵਾਈ ਕੀ ਹੱਟੀ ਕਰਤੋ, 
ਸਾਸ ਸਾਸ ਜਪ ਜਾਪੈ। 
ਦੁਰਬਲ' ਦੀਨ ਗ੍ਰੀਬ ਨਿੰਮ੍ਰਿ ਬਹੁ, 
ਲੋਭ ਛੋਭ' ਨਹਿ ਬਯਾਪੈ। 
ਅਭਯਾਗਤ' ਸੰਤਨ ਕੋ ਭੋਜਨ, 
ਭੇਟਾ ਪਾਂਚ ਫਲੌਰੀ'। 
ਦੈ ਕੈ ਨਿਸਾ' ਕਟਾਇ ਬਿਦਾ ਦੈ, 
ਪੁਨ ਫਿਰ ਆਵੈ ਔਰੀ ॥੧੭੨॥ 
ਇਕ ਦਿਨ ਸੰਤ ਰਹੇ ਜੋ, ਤਿਸ ਕੇ 
ਘਰ ਮੈਂ, ਕੌਤਕ ਹੇਰਾ। 
ਹੌਜ਼ ਸੁਸਕ ਮੈਂ! ਗੰਗਾ ਆਈ, 
ਭਰਗੋ ਬਡੀ ਸਵੇਰਾ। 
ਕਰਿ ਇਸ਼ਨਾਨ ਭਗਤ ਬਿਰ ਹੋਯੋ, 
ਧਯਾਨ ਪ੍ਰਭੂ ਕੇ ਮਾਂਹੀ। 
ਹੌਜ਼ ਸੁਸਕ ਤਤਛਿਨ ਪੁਨ ਹੋਵਾ, 
ਸੰਤ ਰਹੇ ਬਿਸਮਾਹੀ ॥ ੧੭੨॥ 
ਚ਼ਰਿਤ' ਭਗਤ ਤੈ ਬੂਝਯੋ ਸੰਤਨਿ, 


957 





958 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਨਿਜ ਨੈਨਨਿ ਦੇਖਾ। 

ਕਹਜੋ ਜੈਤ ਇਕ ਸੰਤ ਅਯੋ ਥਾ, 
ਹਮਰੇ ਧਾਮ ਬਿਸੇਖਾ'। 

ਤੈਸੇ ਕੀਨੀ ਵਾਂ ਕੀ। 

ਤੀਨ ਦਿਵਸ ਮਮ ਘਰ ਸੋ ਠਹਿਰਜੋ, 
ਮਮ ਕ੍ਰਿਯਾ ਸਬਿ ਤਾਕੀ' ॥੧੭੪॥ 
ਮੈਂ ਨਿੱਤ ਢਰੀ ਨਿਸਾ ਤੈ ਉਠ ਕੈ, 
ਗੰਗਾ ਨਾਵਣ ਜੈਹੋਂ। 

ਬ੍ਰਿੱਧ ਸਰੀਰ ਲਗੈ ਬਹੁ ਜਾਡਾ', 

ਠੁਰ ਠੁਰ ਕਰਤਾ ਐਹੋਂ। 

ਪਿਖਿ ਮਮ ਸ਼ਰਧਾ ਹਾਲ ਬ੍ਰਿਧਾਪਨ', 
ਉਨਿ ਕਰਿ ਕਿਰਪਾ ਭਾਖਾ। 

ਅਹੋ ਸੇਠ ਤੂੰ ਗੰਗਾ ਜਾਵਤਿ, 

ਧਰਿ ਬਡ ਕਸ਼ਟ ਅਭਿਲਾਖਾ ॥ ੧੭੫ ॥ 
ਅਬਿ ਲੌ ਤੂੰ ਚਲਿ ਗਯੋ ਗੰਗ ਤਟ', 
ਅਬਿ ਗੰਗਾ ਚਲਿ ਐਹੈ। 

ਸੁਸਕ ਹੌਜ਼ ਜੋ ਇਹ ਤੁਵ ਘਰ ਹੈ, 
ਨਿਤ ਪ੍ਰਾਤੈ' ਭਰ ਜੈ ਹੈ। 

ਦੁਤੀ ਨਿਸਾ ਕੋ ਭਰਯੇ ਹੌਜ਼ ਇਹੁ, 
ਮੁਹਿ ਇਸ਼ਨਾਨ ਕਰਾਯੋ। 

ਇਹੁ ਸ਼ਕਤੀ ਉਸ ਕੀ ਪਿਖਿ ਮੈਂ ਪੁਨ, 
ਗਹਿ ਪਦ' ਅਰਜ਼ ਅਲਾਯੋ ॥ ੧੭੬ ॥ 
ਦਾਨ ਕਲਯਾਨ ਦੇਹੁ ਗੁਰ ਮੰਤੁ, 

ਉਨਿ ਸੁਨਿ ਪੁਨ ਹੂ ਦਯਾਲੂ। 
ਕੀਨੋ ਬਚਨ ਬਿਸਾਲੂ। 

ਗੁਰੁ ਨਾਨਕ ਘਰ ਕੇ ਗੁਰੂ ਨੌਮੇ, 

ਤੇਗ ਬਹਾਦਰ ਸ੍ਹਾਮੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੈਂਹ ਮੁਕਤਿ ਅਭਿਰਾਮੀ' ॥੧੭੭॥ 
ਔਰ ਅਨਿਕ ਗੁਨ ਸਤਿਗੁਰੁ ਕੇ ਉਨਿ, 
ਕਹਿ ਕਰਿ ਪੁਨ ਮਗ ਲੀਨਾ। 

ਤਬਿ ਤੈ ਗੰਗਾ ਆਵਤਿ ਜਾਵਤਿ, 
ਭਰਤਿ ਹੌਜ਼ ਨਿਤ ਪੀਨਾ'। 

ਨਿਤ ਗੁਰੁ ਨਾਨਕ ਕੇਰੋ। 

ਨੌਮ ਗੁਰੂ ਕਬਿ ਤਾਰਹਿੰਗੇ ਮੁਹਿ, 
ਆਵਨ ਤਿਨ ਕਾ ਹੇਰੋਂ ॥੧੭੮॥ 
ਬਹੁ ਬਰਸਨ ਤੈ ਭਗਤ ਸੁ ਜੈਤਾ, 
ਮਗ ਪੁਰਤੀਖਤ' ਗੁਰੁ ਕਾ। 

ਸਿੱਖ ਸਾਧਨ ਤੈ ਗਾਥਾ ਬੂਝੈ, 

ਪ੍ਰੇਮ ਨੇਮ ਧਰਿ ਉਰ ਕਾ। 

ਐਸੇ ਐਸੇ ਬਹੁ ਸਿੱਖਨਿ ਕਾ 

ਪ੍ਰੇਮਿ ਪੇਖਿ ਗੁਰੁ ਸੁਾਮੀ। 

ਪੂਰਨ ਕਰਨੇ ਹੇਤ ਕਾਮਨਾ, 
ਪਹੁੰਚੇ ਪੂਰਨ ਕਾਮੀ' ॥੧੭੯॥ 
ਕਰਨ ਹਾਰ ਤੀਰਥਨ ਕੋ ਤੀਰਥ', 
ਤੀਰਥਨ ਕਾ ਮਿਸ ਕੈ ਕੈ'। 

ਪੂਰਨ ਪ੍ਰੇਮ ਪਿਥੈ ਕੈ। 

ਪਟਨੇ ਪੁਰੇ' ਸੋਢਿ ਕੁਲ ਕੇਤੂ”, 
ਪ੍ਰੇਮ ਡੋਰਿ ਆਕਰਖੇ'। 
ਚਾਤ੍ਰਿਕ' ਮੀਨ ਪਠੀਨ? ਪੇ੍‌ਮੀ, 
ਹਿਤ ਦਰਸ਼ਨ ਘਨ' ਬਰਖੇ ॥ ੧੮੦॥ 
ਸੁਨਯੇ ਜਬੈ ਜੈਤੇ ਗੁਰੁ ਆਏ, 
ਮਿਲਯੋ ਆਇ ਅਗਵਾਈ। 

ਪਦ ਪੰਕਜ ਮੈਂ ਮੂੰਡ ਲੁਠਾਯੋ', 

ਧੂਰਿ ਨੈਨ ਮੁਖਿ ਲਾਈ। 
ਅੰਗਰਖੇ ਕੀ' ਤਨੀਆਂ ਤੂਟੀ, 


959 


'ਸ਼ਹਿਰ। “ਸੋਢੀਆਂ ਦੀ ਕੁਲ ਦੇ ਨਿਸ਼ਾਨ ਰੂਪ (ਸਤਿਗੁਰੂ)। 


ਖਿੱਚੇ ਗਏ। 
'ਪਪੀਹੇ। “ਇਕ ਤਰ੍ਹਾਂ ਦੀ ਮੱਛੀ, ਬੋਆਲ ਮੱਛੀ। 
ਬੱਦਲ (ਰੂਪ ਹੋ ਕੇ)। 





960 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖੁਸ਼ੀ ਨਾ ਅੰਕਿ' ਸਮਾਈ। ਹਿਰਦੇ ਵਿੱਚ। 

ਗਦ ਗਦ ਗਿਰਾ' ਰੁਮਾਂਚ? ਮੋਦ ਭਾ 'ਕੰਠਰੁਕ ਗਿਆ। “ਰੋਮ ਖੜੇ ਹੋ ਗਏ। 

ਰੰਕ ਮਨੋ ਨਿਧਿ ਪਾਈ' ॥੧੮੧॥ 'ਜਾਣੋਂ ਕੰਗਾਲ ਨੇ ਖਜ਼ਾਨਾ ਪਾ ਲਿਆ ਹੈ। 

ਧਾਮ ਲਿਜਾਇ ਡਸਾਇ ਮੰਚ ਸੁਚ', 'ਪਵਿੱਤ੍ਰ ਪਲੰਘ ਡਾਹ ਕੇ। 

ਤਾਂ ਪਰ ਗੁਰੁ ਬੈਠਾਰੇ। 

ਮਾਤਾ ਸਾਹਿਬ ਆਦਿਕ ਸਬਿ ਕੋ, 

ਦੀਨੇ ਨੀਕ ਉਤਾਰੇ। 

ਨਿਜ ਕਰ ਤੈ ਪਕਵਾਨ ਪਕੈ ਕੈ, 

ਸਬਿ ਕੌ ਭਲ ਤ੍ਰਿਪਤਾਯੋ। 

ਜਥਾ ਜੋਗ ਸਬਿ ਕੀ ਕਰਿ ਸੇਵਾ, 

ਪੁਨ ਗੁਰੁ ਪਾਸ ਬਿਰਾਯੋ ॥੧੮੨॥ 

ਗੁਰੁ ਸੁਬੱਗ ਉਪਦੇਸ਼ ਦਿਢੈ ਕੈ, 

ਬੁਹਮ ਗਜਾਨ ਦਿਢ ਦੀਨਾ। 

ਜਾਂ ਤੇ ਭਯੋ ਸੋਊ ਕ੍ਰਿਤ ਕਾਰਜ', 'ਜਿਸ ਨੇ ਆਪਣਾ ਕਾਰਜ ਕਰ ਲਿਆ ਹੈ, ਕਿਰਤਾਰਥ, 
ਸਫਲ, ਮੁਕਤ। 

ਗਹਜਯੋ ਮੋਦ ਮਨਿ ਪੀਨਾ। 

ਪਹਿਲੇ ਜਬਿ ਗੁਰੁ ਨਾਨਕ ਆਏ, 

ਥੇ ਇਸ ਨਗਰ ਮਝਾਰੀ। 

ਜੌਹਰੀ ਸਾਲਸਰਾਇ ਪ੍ਰੇਮੀ, 

ਆਦਿਕ ਸਿੱਖ ਅਪਾਰੀ ॥੧੮੨॥ 

ਭਏ ਗੁਰੂ ਕੇ ਥੇ ਤਬਿ ਸੇਵਕ, 

ਜੋ ਗੁਰੁ ਕਰੇ ਨਿਹਾਲੂ। 

ਜੋਗ ਸਲਾਮ ਗੁਲਾਮ ਅਧਰਕਾ', 'ਨਮਸਕਾਰ ਕਰਨ ਦੇ ਜੋਗ ਨੌਕਰ ਅਧੱਰਕੇ ਨੂੰ। 

ਕੀਨੌ ਤਬੈ ਬਿਸਾਲੂ। 

ਤਹਿ ਥੇ ਗੁਰੁ ਬੈਠੇ। 

ਪੀਛੇ ਉਨ ਕੇ ਰਹਯੋ ਅਧੱਰਕਾ, 

ਜੋਗ ਮਾਨਨੇ ਤੈਠੇ' ॥੧੮੪॥ 'ਤਿਸ ਦੀ ਥਾਂ ਮੰਨਣ ਯੋਗ। 

ਜਾਤਿ ਅਰੋੜਾ ਥਾ ਸੰਤਤਿ ਤਿਹ, 

ਰਹੀ ਮਸੰਦਨਿ ਤੌਰੈ”। ਢੰਗ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 961 


ਤਿਸੀ ਦੇਸ ਕੀ ਸੰਗਤਿ ਗੁਰੁ ਪੈ, 
ਪੇਰ ਲਯਾਵਤ ਗੋਰੈਂ”। 

ਰਾਇ ਗੁਲਾਬ ਸ਼ਾਮ ਘਨ ਥੇ ਤਬਿ, 
ਜਬਿ ਗੁਰੁ ਨੌਮ ਪਧਾਰੇ। 

ਹੁਤੇ ਮੁਕਾਨ ਮਿਦਾਨ' ਤਿਨੋਂ ਕੇ, 
ਮਿਸ਼ਟ ਕੂਪ ਢਿਗ' ਭਾਰੇ ॥੧੮੫॥ 
ਸਰਬ ਸ਼ਹਰ ਮੈਂ ਥਾ ਜਲ ਖਾਰਾ, 
ਦੂਰਹਿਂ ਲੌ ਤਟ ਗੰਗਾ'। 

ਇਹੀ ਕੂਪ ਇਕ ਗੁਰੁ ਕ੍ਰਿਪਾ ਤੈ, 
ਭਯੋ ਮਿਸ਼ਟ ਥਾ ਚੰਗਾ। 

ਸੁਨਯੋ ਅਵਗਨ ਗੁਰੂ ਕਾ ਜਬਿ ਹੀ, 
ਉਭੈ ਮਸੰਦਨਿ 'ਸਬਿਹੀ। 

ਸੰਗਤ ਲਈ ਬਟੋਰ' ਨਗਰ ਕੀ', 
ਆਏ ਗੁਰੁ ਢਿਗ ਤਬਿ ਹੀ ॥੧੮੬॥ 
ਭੂਸ਼ਨ' ਬਸਨ ਅਮੋਲਕ ਬਹੁਧਾ?, 
ਨਕਦੀ ਬਹੁਤ ਮਿਠਾਈ। 

ਗੁਰੁ ਮਨਜ਼ੂਰ ਫੁਰਮਾਈ। 

ਚਰਨ ਸਪਰਸ ਦਰਸ ਗੁਰੁ ਕੋ ਕਰਿ, 
ਧੰਨ ਭਾਗ ਨਿਜ ਭਾਖੈਂ। 

ਕਾਮ ਤਰੂ ਤੈ' ਅਧਿਕ ਗੁਰੂ ਜੀ, 
ਭਰੈਂ! ਸਬਿਨਿ ਅਭਿਲਾਖੇਂ ॥੧੮੭॥ 
ਗੁਰੁ ਰਵਿ' ਕੋ ਪਿਖਿ ਕੋਕ” ਕਵਲ ਸਿੱਖ, 
ਖਿਰੇ ਮਹਾਂ ਮੁਦ ਪਾਏ। 

ਭਈ ਭੀਰ ਗੁਰੁ ਪੈ ਤਹਿਂ ਭਾਰੀ, 

ਥਾ ਮੁਕਾਨ ਲਘੁ ਸਾਏ'। 

ਹਾਥ ਜੋਰਿ ਤਬਿ ਸਿਖਨਿ ਮਸੰਦਨ, 
ਗੁਰੁ ਢਿਗ ਅਰਜ਼ ਕਰੈ ਕੈ। 

ਲਯਾਇ ਉਤਾਰੇ ਮਿਸਟ ਕੂਪ ਢਿਗ, 
ਬਿਪਲ ਮਕਾਨ ਲਥੈ ਕੈ' ॥੧੮੮॥ 'ਵੱਡਾ (ਖੁੱਲ੍ਹਾ) ਮਕਾਨ ਜਾਣ ਕੇ। 





962 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲਿ ਗੁਰੁਸਿੱਖਨਿ ਸੋ ਮੁਕਾਨ ਬਡ, 
ਨੀਕੀ ਭਾਂਤਿ ਸੁਧਾਰਾ'। 

ਮਾਤ ਨਾਨਕੀ ਸ੍ਰੀ ਗੁਜਰੀ ਜੀ, 
ਆਦਿ ਬਸਨ ਹਿਤ ਭਾਰਾ'। 

ਗੰਗਾ ਘਾਟ ਨਜ਼ੀਕ ਨੀਕ ਥਾ, 

ਖਟ ਰਿਤੁ ਸੁਖਦ ਉਦਾਰੈਂ। 

ਮੋਦ ਹੋਇ ਗੁਰੁ ਤਹਾਂ ਬਿਰਾਏ, 
ਆਵਤਿ ਸਿੱਖ ਅਪਾਰੈਂ ॥੧੮੯॥ 
ਅਰਪਿ ਉਪਇਨ' ਗੁਰੁ ਪਾਯਨ ਪੈ?, 
ਪਾਯਨ ਫਲ ਭਲ ਭਾਵਤਿ'। 

ਜਨ ਗਰੀਬ ਨਿਤ ਪਾਵਤਿ। 

ਲਗੈ ਦਿਵਾਨ ਕਥਾ ਕੀਰਤਨ ਹੂ, 
ਰੌਣਕ ਰਹਿਤ ਬਧੇਰਾ। 

ਕਾਤਕ ਪੂਨਯੋ ਹਰੀ ਹਰਿ ਛੇਤ੍ਰਾਂ, 


ਮੇਲਾ ਪੁਨ ਗੁਰੁ ਹੇਰਾ ॥੧੯੦॥ 
ਜਹਾਂ ਗ੍ਰਾਹਿ' ਗੁਸਯੋ ਥਾ ਗਜ ਕੋ, 
ਚੱਕਰ ਬਿਸ਼ਨ ਚਲਾਯੋ। 

ਤੰਦੂਏ ਕੀ ਤੰਦੂ' ਕਟਿ ਪ੍ਰਭ ਜੀ, 
ਫੀਲ ਉਬਾਰ' ਦਿਖਾਯੋ। 

ਥਿਰਿ ਨੌਕਾ' ਤਹਿ ਜਾਈ। 
ਲੈਗਰ ਦੀਨ ਦਰਸ ਸਬਿ ਹੀ ਕੋ, 
ਮੰਗਲ ਭਯੋ ਮਹਾਂਈ ॥੧੯੧॥ 
ਚਤੁਰਥ ਦਿਨ ਫਿਰ ਗੁਰੁ ਫਿਰਿ' ਆਏ, 
ਉਸੀ ਮਕਾਨ ਮਝਾਰੇ। 

ਕੇਤਕ ਦਿਵਸ ਬਸੇ ਗੁਰੁ ਸ੍ਹਾਮੀ 
ਤਹਾਂ ਮੋਦ ਮਨਿ ਧਾਰੇ ॥੧੯੨॥ 


<< 


ਦਹਰਾ . 


'ਭੇਟਾ। “ਚਰਨਾਂ ਉੱਪਰ। 
'ਮਨ ਭਾਉਂਦੇ ਚੰਗੇ ਫਲ ਪਾਉਂਦੇ ਹਨ। 


ਉੱਪਰ ਹੈ। 


'ਤੰਦੂਏ ਨੇ। “ਹਾਥੀ ਨੂੰ ਪਕੜਿਆ ਸੀ। 


'ਤਾਰਾਂ। 
ਹਾਥੀ ਨੂੰ ਬਚਾ ਕੇ। 


ਬੇੜੀ ਵਿੱਚ ਬੈਠ ਕੇ। 


'ਮੁੜ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 963 


ਥਿਰੇ ਸਹਤ ਪਰਵਾਰ। 
ਇਸਥਤ ਭਯੋ ਅਧਯਾਇ ਇਹ, 
ਗੁਰੁ ਪਦ ਪਦਮ ਜੁਹਾਰ' ॥੧੯੨॥ 'ਚਰਨ ਕੰਵਲਾਂ ਤੇ ਨਮਸਕਾਰ ਕਰਕੇ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨੌਮ ਗੁਰੂ ਕਾ ਪਟਨੇ ਜਾਵਨ' 
ਪ੍ਰਸੰਗ ਬਰਨਨੰ ਨਾਮ ਚੌਤੀਸਮੋਂ ਬਿਸਾਮ ॥ ੩੪॥ 





964 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੫. (ਸੀ ਪਟਨੇ ਸਾਹਿਬ ਤੋ ਢਾਕੇ ਸ਼ਹਿਰ ਪਹੁੰਚਣਾ) 


੫ 


ਦੋਹਰਾ: 
ਕਰੇ ਨਿਹਾਲ ਬਿਸਾਲ ਜਨ, 
ਤਾਲ ਸੁਧਾ ਬਿਦਤਾਇ'। 
ਰਾਮਦਾਸ ਗੁਰੁ ਆਸ ਉਰਿ, 
ਵਾਸ ਖਾਸ ਸੁਖਦਾਇ' ॥੧॥ 


ਪਟਨੇ ਤੈ ਚਲਿ ਜੈਸ ਗੁਰੁ, 
ਤਾਰਤ ਸਿੱਖ ਅਪਾਰ। 

ਗਾਥਾ ਕਥੋਂ ਉਦਾਰ ॥੨ ॥ 
ਸ੍ਰੀ ਗੁਜਰੀ ਕੇ ਭ੍ਰਾਤ ਯੁਤ, 
ਮਿਲਿ ਸਿੱਖਨਿ ਦਿਨ ਏਕ। 
ਠਟਸੋ ਕਾਹਿ ਨ੍ਰਿਪ ਨੇਕ' ॥੨੩॥ 


ਚੌਪਈ: 

ਸੁਨਿ ਪ੍ਰਸ਼ਨ ਗੁਰੁ ਮਨ ਮੁਦ ਧਾਰਾ। 
ਹਰੀ ਚੰਦ ਨ੍ਰਿਪ ਧਰਮੀ ਭਾਰੀ। 

ਜਿਸ ਕੀ ਗਾਥ ਪੁਰਾਨਿ ਉਚਾਰੀ ॥੪॥ 
ਪਾਟਲ ਦੇਵੀ' ਕਾ ਅਸਥਾਨੋ। 

ਆਦੀ ਅਹੇ ਗੰਗ ਤਟ ਮਾਨੋ'। 

ਭੂਪਤਿ ਧਰਮੀ' ਏਹੁ ਬਸਾਯੋ। 

ਨਾਮ ਦੁਰਗਾ ਪਰ ਨਾਮ ਰਖਾਯੋ' ॥੫॥ 


ਬਿਸ੍ਹਾ ਮਿੱਤਰ ਛਲ ਕਰਿ ਭਾਰੀ। 
ਪਰਖਜੋ ਨ੍ਰਿਪ ਕਾ ਧਰਮ ਉਦਾਰੀ। 
ਪੁਨਾ ਬ੍ਰਿਹਦ੍ਥ' ਨ੍ਰਿਪ ਬਡ ਭਯੋ। 
ਇੰਦਰ ਸਮ ਬਲ ਤਿਸ ਕਾ ਥਯੋ ॥੬॥ 
ਛੂਹਨੀ' ਤੀਨ ਸੈਨ ਕਾ ਮਾਲਕ। 


'ਅੰਮ੍ਹਿਤ ਸਰੋਵਰ ਪ੍ਰਗਟ ਕਰਕੇ। 


'ਹੇ ਸ੍ਰੀ ਗੁਰੂ ਰਾਮਦਾਸ ਜੀ ! ਮੇਰੇ ਹਿਰਦੇ ਅੰਦਰ (ਇਹ) ਇੱਛਾ 
ਹੈ ਕਿ (ਖ਼ਾਸ) ਆਪ (ਮੇਰੇ ਹਿਰਦੇ ਵਿੱਚ) ਵਸ ਕੇ ਸੁਖ ਦਿਉ। 


'ਕਿਸ ਚੰਗੇ ਰਾਜੇ ਨੇ (ਠਟਯੋ) ਬਣਾਇਆ ਭਾਵ ਵਸਾਇਆ 
ਹੈ। 


'ਤਿੰਨਾਂ ਸਮਿਆਂ ਦੇ ਜਾਣੂ। “ਸਾਰਿਆਂ ਦੇ (ਅੰਦਰ ਦੇ) ਜਾਣੂ। 


'ਪਾਟਲ ਨਾਮ ਦੀ ਦੇਵ ਦਾ। 
ਮੁੱਢ ਤੋਂ ਹੀ ਇਹ ਗੰਗਾ ਦੇ ਕਿਨਾਰੇ ਤੇ ਹੈ ਮੰਨੋ। 
!ਧਰਮੀਰਾਜੇ ਭਾਵ ਹਰੀ ਚੰਦ ਨੇ। 


'ਦੇਵੀ ਦੇ ਨਾਮ ਉਪਰ (ਪਾਟਲ ਪੁਰ ਸ਼ਹਿਰ ਦਾ) 
ਨਾਮਰਖਿਆ। 


'ਨਾਮ। 


'ਇਕ ਖ਼ਾਸ ਗਿਣਤੀ ਦੀ ਫ਼ੌਜ, ਜਿਸ ਵਿੱਚ ੨੧੮੭੦ ਹਾਥੀ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 965 


ਮਾਗਧ ਦੇਸ ਸਕਲ ਕਾ ਪਾਲਕ। 

ਦੋਇ ਸੁਤਾ ਨ੍ਰਿਪ ਕਾਂਸੀ ਕੇਰੀ। 
ਬਯਾਹੀ, ਭਈ ਨ ਸੰਤਤਿ ਹੇਰੀ ॥ ੭॥ 
ਚੰਦੂ ਰਿਖੀ ਨ੍ਰਿਪ ਸੇਵਨ ਕੀਓ। 

ਏਕ ਆਂਬ ਤਿਹ ਖੁਸ਼ ਹੂੰ ਦੀਓ। 

ਲੈ ਮੁਦ ਹੋਇ ਨ੍ਰਿਪ ਘਰ ਆਯੋ। 

ਪੈਰਾਣੀ ਜੁਗ', ਫਲ ਇਕ ਪਾਯੋ ॥੮॥ 
ਗੁਨ ਸਰੂਪ ਮੈਂ ਦੋਊ ਸਮ ਹੈਂ। 

ਨਾਰੀ ਪਯਾਰੀ ਮੁਝੈ ਨ ਕੰਮ ਹੈ'। 

ਜੁਗ ਸੁਤ ਉਪਜੈਂ ਮਨ ਲਲਚਾਯੋ। 
ਅਰਧ ਅਰਧ ਕਰਿ ਦੁਹਿਨਿ ਖੁਲਾਯੋ ॥੯॥ 
ਗੁਭਵਤੀ ਤਬਿ ਦੋਨੋ ਹੋਈ। 

ਅਰਧ ਅਰਧ ਸੁਤ ਜਨੇ ਸੁ ਦੋਈ'। 
ਇਕ ਇਕ ਪਦ! ਭੁਜ? ਸੂਤ” ਨਾਸਕ'' ਚਖੁ?। 
ਪੇਖਿ ਰਹੇ ਬਿਸਮੈਂ ਨ ਸਕੇ ਰਖ' ॥੧੦॥ 
ਇੱਕ ਪਟ ਮੈਂ! ਜੁਕ ਕੋ ਬੰਧਵੈ ਕੈ। 

ਬਹਰ ਗੰਗ ਤਟ ਗੇਰੇ ਜੈ ਕੈ। 

ਜਰਾ ਰਾਖਸ਼ੀ' ਤਹਿਂ ਚਲਿ ਆਈ। 
ਖਾਵਨ ਲਗੀ ਪੇਖਿ ਬਿਸਮਾਈ ॥੧੧॥ 
ਮੇਲਿ ਉਭੈ' ਬਲ ਕਰਿ ਜੁ ਦਬਾਏ। 

ਭਯੋ ਏਕ ਬਪੁ' ਰੁਦਨ ਅਲਾਏ”। 
ਮਾਨਹੁ ਘਨ ਗਰਜਯੋ ਬਡ ਆਈ। 

ਜਰਾ ਰਾਖਸ਼ੀ ਸੁਨਿ ਬਿਸਮਾਈ ॥੧੨॥ 
ਚੌਕੀ' ਪਹਿਰੇਦਾਰ ਫਿਰੰਤੇ। 

ਅਏ ਦੌਰਿ ਬਡ ਸ਼ਬਦ ਸੁਨੰਤੇ। 
ਤਰਜੀ' ਉਨੈ ਰਾਖਸ਼ੀ ਭਾਗੀ। 

ਬਾਲਕ ਪੇਖਿ ਭਏ ਅਨੁਰਾਗੀ' ॥ ੧੩॥ 
ਰਹੇ ਉਠਾਇ ਉਠੈ ਨਹਿ ਤਾਂ ਤੈ'। 


੨੧੮੭੦ਰਥ, ੬੫੬੧੦ ਘੋੜੇ ਅਤੇ ੧੦੯੩੫੦ ਪਿਆਦੇ 
ਹੁੰਦੇ ਹਨ, ਕੁਲ ਗਿਣਤੀ ੨੧੮੭੦੦। 


'ਪੁਰਰਾਣੀਆਂ ਦੋ ਸਨ। 


'ਮੈਨੂੰ (ਦੋਹਾਂ 'ਚੋਂ ਕੋਈ ਵੀ) ਇਸਤ੍ਰੀ ਘੱਟ ਪਿਆਰੀ ਨਹੀਂ ਹੈ। 


'ਦੋਹਾਂ ਨੇ ਅੱਧਾ ਅੱਧਾ ਪੁੱਤਰ ਪੈਦਾ ਕੀਤਾ। 
'ਪੈਰ। “ਬਾਂਹ। “ਕੰਨ। ''ਨਾਸ। ?ਨੇਤੁ। 
'ਰੱਖ ਨ ਸੱਕੇ। 

ਇਕ ਕੱਪੜੇ ਵਿਚ। 


'ਜਰਾ ਨਾਮ ਰਾਖਸ਼ਣੀ। 


'ਦੋਹਾਂ (ਹਿੱਸਿਆਂ ਨੂੰ) ਮੇਲ ਕੇ। 
'ਸ਼ਰੀਰ। “ਰੋਣ ਲੱਗ ਪਿਆ। 





966 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੱਜੂ ਸਮ ਤਨ ਪਿਖੀਅਤਿ ਜਾਂ ਤੈ'। 

ਬਹੁ ਭਟ' ਮਿਲਿ ਨ੍ਰਿਪ ਕੇ ਲੈ ਗਏ। 
ਨ੍ਿਪਰਾਨੀ ਪਿਖਿ ਅਤਿ ਮੁਦ ਭਏ ॥੧੪॥ 
ਜਰਾ' ਨ੍ਰਿਪ ਕੋ ਪੁਨਾ ਸੁਨਾਯੋ। 

ਜੋਰਿ ਦੁਖੰਡ ਬਾਲ ਜੀਵਾਯੋ'। 

ਤੁਮਰੋ ਸੁਤ ਲਖਿ ਮੈਂ ਨਹਿ ਖਾਯੋ। 

ਨਿਜ ਮਾਯਾ ਬਲਿ' ਬਲੀ ਬਨਾਯੋ ॥ ੧੫॥ 
ਉਤਸ਼ਵ ਮੰਗਲ ਜੱਗਯ ਦਾਨ ਬਹੁ। 

ਕਰੇ ਨਿਿਪ, ਸੁਤ ਗਯੋ ਫੇਰ ਲਹੁ'। 

ਸਰਬ ਸੁਲੱਛਨ ਸੁੰਦਰ ਬਲੀ। 

ਦਿਨ ਦਿਨ ਅਧਿਕ ਦੇਹ ਤਿਹ ਪਲੀ ॥ ੧੬॥ 
ਜਰਾ ਰਾਖਸ਼ੀ ਸੰਧ' ਸੁ ਕਰਾ। 

ਯਾਂ ਤੇ ਨਾਮ ਜਰਾਸੰਧ ਧਰਾ। 

ਨਿਜ ਭੁਜ ਬਲ ਥਲ' ਜੀਤੇ ਸਾਰੇ। 

ਸਭਿ ਰਾਜਨ ਪਤਿ ਭਯੋ ਉਦਾਰੇ ॥ ੧੭॥ 
ਇਤਿ ਜਬਿ ਸੀ ਕ੍ਰਿਸ਼ਨ ਅਵਤਰੇ। 

ਮਥੁਰਾ ਮੈਂ, ਗੋਕਲ ਜਾ ਪਰੇ'। 

ਹਤੀ ਪੂਤਨਾ' ਔਰ ਅਘਾਸੁਰ। 


ਤ੍ਰਿਣਾਵੰਤ' ਕੇਸੀ? ਸਕੁਟਾਸੁਰ” ॥ ੧੮॥ 


ਮੁਸਟਕ ਮੱਲ' ਚੰਡੂਰ” ਬਿਦਾਰੇ”। 


ਤੋਰਿ ਕੁਦੰਡ ਦੁਖੰਡ ਬਿਥਾਰੇ'। 
ਕੰਸ ਕੇਸ ਗਹਿ ਕ੍ਰਿਸ਼ਨ ਨਿਪਾਤਾ'। 


'ਜਿਸ ਦਾ। 
'ਸੂਰਮੇ, ਜੋਧੇ। 


'ਜਰਾ ਰਾਖਸ਼ਣੀ ਨੇ। 
'ਦੋ ਟੁਕੜੇ ਜੋੜ ਕੇ ਬੱਚਾ ਜਿਉਂਦਾ ਕੀਤਾ ਹੈ। 


।ਆਪਣੀ ਸ਼ਕਤੀ ਦੇ ਬਲ ਨਾਲ। 


'ਗਵਾਚਿਆ ਪੁੱਤਰ ਫੇਰ (ਦੋਬਾਰਾ) ਲੱਭਾ ਹੈ। 


'ਪਲੇ। 

'ਪੂਤਨਾ ਮਾਰੀ। ਪੂਤਨਾ- ਬਲ ਦੀ ਪੁੱਤਰੀ ਬਕਾਸੁਰ ਅਤੇ 
ਅਘਾਸੁਰ ਦੀ ਭੈਣ ਜੋ ਕੰਸ ਦੀ ਪ੍ਰੇਰੀ ਹੋਈ ਦਾਈ ਬਣ ਕੇ ਨੰਦ 
ਦੇ ਘਰ ਕ੍ਰਿਸ਼ਨ ਨੂੰ ਮਾਰਨ ਗਈ ਸੀ। “ਅਘ ਨਾਮ ਦਾ ਦੈਂਤ, 
ਇਹ ਵਕਾਸੁਰ ਦਾ ਛੋਟਾ ਭਰਾ ਤੇ ਕੰਸ ਦਾ ਸੈਨਾਪਤੀ ਸੀ ਜੋ 
ਕ੍ਰਿਸ਼ਨ ਜੀ ਨੂੰ ਮਾਰਨ ਲਈ ਸੱਪ ਬਣ ਕੇ ਆਇਆ ਸੀ। 

'ਇਕ ਦੈਂਤ ਜੋ ਕੰਸ ਦਾ ਸੇਵਕ ਸੀ, ਇਹ ਵਾਉ-ਵਰੋਲਾ ਬਣ 
ਕੇ ਕ੍ਰਿਸ਼ਨ ਨੂੰ ਉਡਾ ਕੇ ਲੈ ਜਾਣਾ ਚਾਹੁੰਦਾ ਸੀ। “ਇਕ ਦਾਨਵ 
ਜੋ ਕੰਸ ਦੀ ਆਗਿਆ ਨਾਲ ਕ੍ਰਿਸ਼ਨ ਨੂੰ ਮਾਰਨ ਲਈ ਘੋੜੇ ਦੀ 
ਸ਼ਕਲ ਬਣਾ ਕੇ ਆਇਆ ਸੀ। “ਗੱਡੇ ਦੀ ਸ਼ਕਲ ਦਾ ਇਕ 
ਦੈਂਤ, ਜੋ ਕੰਸ ਦਾ ਭੇਜਿਆ ਕ੍ਰਿਸ਼ਨ ਨੂੰ ਮਾਰਨ ਆਇਆ ਸੀ। 
'ਇਕ ਮੁੱਕੀ-ਮਾਰ ਪਹਿਲਵਾਨ, ਜਿਸ ਨੂੰ ਕੰਸ ਨੇ ਕ੍ਰਿਸ਼ਨ ਤੇ 
ਬਲਭੱਦੂ ਦੇ ਮਾਰਨ ਲਈ ਸਮਝਾਰਖਿਆ ਸੀ। “ਕੰਸ ਦਾ 
ਮਸ਼ਹੂਰ ਪਹਿਲਵਾਨ। “ਨਾਸ ਕਰ ਦਿੱਤੇ। 

'ਧਨੁੱਖ ਤੋੜ ਕੇ ਦੋ ਟੁਕੜੇ ਕਰ ਕੇ ਖਿੰਡਾ ਦਿੱਤੇ। 
'ਕ੍ਰਿਸ਼ਨ ਨੇ ਨਾਸ ਕਰ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 967 


ਜਰਾ ਸੰਧ ਕਾ ਹੁਤੋ ਜਮਾਤਾ' ॥ ੧੯॥ 
ਸੁਤਾ ਰੰਡਿ ਹੂੈ' ਪਿਤ ਢਿਗ ਗਈ। 

ਅਤਿ ਦੁਖਯਾਰੀ ਰੋਦਤ ਭਈ। 

ਜਰਾਸੰਧ ਕੁਪਕੈ' ਲੈ ਸੈਨਾ। 

ਹਤੋ' ਹਰੀ ਹਲਧਰ' ਕਹਿ ਬੈਨਾ ॥ ੨੦ ॥ 
ਮਥਰਾ ਘੇਰ ਕੀਨ ਸੰਗ੍ਹਾਮਾ। 

ਭਟ ਬਿਅੰਤ ਪਹੁੰਚੇ ਜਮ ਧਾਮਾ। 
ਜਰਾਸੰਧ ਜਿਤ ਗਦਾ ਪੁਹਾਰੈ। 
ਲਾਖਹੁਂ ਭਟਨ ਤਈ' ਦਲ ਡਾਰੈ ॥੨੧॥ 
ਜੰਗ ਭਜਾਨਕ ਆਨਕ ਪਾਏ'। 

ਤਜਿ ਮਥਰਾ ਕੋ ਕ੍ਰਿਸ਼ਨ ਪਲਾਏ। 

ਦੇਸ ਕਾਠੀਆਵਾਰ ਪਇਆਨੇ। 

ਜਾਦਵ ਥੇ ਜਹਿਂ ਠਾਂ ਬਹੁ ਰਾਨੇ' ॥ ੨੨॥ 
ਸਾਂਭੀ ਨਿਜ ਪਿਤ ਕੀ ਰਜਧਾਨੀ। 
ਦ੍ਰਾਰਾਵਤੀ ਗੋਮਤੀ' ਜਾਨੀ। 
ਜਰਾਸੰਧ ਸੈਂ ਸਤ੍ਰਾਂ ਵਾਰੇ। 

ਲਰੇ, ਗਏ ਭਗ ਅੰਤੈ ਹਾਰੇ' ॥੨੨॥ 


ਬੇਟ ਦ੍ਰਾਰਕਾ ਤਬੈ ਬਸਾਈ। 

ਬੀਚ ਸਮੁੰਦਰ ਓਟ ਤਕਾਈ। 

ਪੁਨ ਪਾਂਡਵ ਪੁਰਿ ਹਸਤਨ ਮਾਂਹੇ। 
ਰਾਜਸੂਯ ਜੱਗ' ਕਰਨਾ ਚਾਹੇਂ ॥ ੨੪ ॥ 


ਤਬੈ ਕ੍ਰਿਸ਼ਨ ਜੀ ਤਿਨ ਪਤਿ ਕਹਾ। 
ਜਗਯ ਕਰਨ ਜੇ ਤੁਮ ਦਿਢ ਚਹਾ। 

ਤੌ ਤੁਮ ਮਾਗਧ ਦੇਸ ਨਰੇਸੈਂ। 
ਜਰਾਸਿੰਧ ਜੋ ਬਲੀ ਬਿਸੇਸੈਂ ॥੨੫॥ 
ਪਹਿਲੇ ਤਿਹ ਜੀਤੋ ਕੈ ਮਾਰੋ। 

ਨਹੀਂ ਤੁ ਦੈਹੈ ਜੱਗ ਬਿਗਾਰੋ। 

ਸਨਮੁਖ ਜੰਗ ਕਰੇ ਨਹਿ ਹਾਰੈ। 

ਤਾਂ ਤੇ ਤਿਸ ਕੋ ਛਲ ਕਰਿ ਮਾਰੈਂ ॥੨੬॥ 


'ਰਾਜੇ। 
।ਗੋਮਤੀ ਨਦੀ ਦੇ ਕਿਨਾਰੇ ਦੁਆਰਾਵਤੀ ਸ਼ਹਿਰ। 


(ਕ੍ਰਿਸ਼ਨ ਜੀ) ਜਰਾਸੰਧ ਨਾਲ ਸਤਾਰਾਂ ਵਾਰ ਲੜੇ (ਪਰ) ਅੰਤ 
ਨੂੰ ਹਾਰ ਕੇ ਭੱਜ ਗਏ। 


'ਰਾਜਾ ਦੇ ਕਰਨ ਯੋਗ ਜੱਗ, ਜਿਸ ਨੂੰ ਚੱਕ੍ਰਵਰਤੀਰਾਜਾ ਕਰਦਾ 
ਸੀ, ਸਾਰੇ ਅਧੀਨਰਾਜੇ ਹਾਜ਼ਰ ਹੋ ਕੇ ਸੇਵਾ ਕਰਦੇ ਸਨ। 





968 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਜਨ ਭੀਮ ਤਈਂ ਲੈ ਸੰਗੇ। 

ਬਨਿ ਬਨਾਵਟੀ ਦਿਜਵਰ' ਚੰਗੇ। 
ਭਿੱਛਕ ਹੋਇ' ਅਏ ਤਿਹ ਦ੍ਰਾਰੇ। 

ਦੁੰਦ ਜੁੱਧ' ਮਾਂਗਯੋ ਸੁ ਵਿਚਾਰੇ ॥੨੭॥ 


ਜਰਾਸੰਧ ਰਿਸ ਧਰਿ ਤਬਿ ਕਹਾ। 

ਕਪਟੀ ਕ੍ਰਿਸ਼ਨ ਛਲੀ ਤੁਮ ਮਹਾਂ। 

ਹਾਰਿ ਜੰਗ ਮੁਝ ਤੇ ਤੁਮ ਭਾਗੇ। 

ਤੁਮ ਸੋਂ ਲਰਤਿ ਲਾਜ ਅਬਿ ਲਾਗੇ ॥੨੮॥ 
ਅਰਜਨ ਏਹੁ ਕਲੀਵ' ਕਹਾਯੋ। 

ਬਾਨ ਬਿਦਯਾ ਨਿਪੁਨ ਮਹਾਯੋ'। 

ਪੈ ਬਲ ਨਹਿਂ ਮੋ ਸਮ ਇਸ ਮਾਹੀਂ। 

ਲਘੂ ਬਲੀ ਸੋਂ' ਹਮ ਨ ਲਰਾਹੀਂ ॥੨੯॥ 
ਮਮ ਏਕਲ ਸੋਂ ਕੈ ਤੁਮ ਤੀਨੋ। 

ਲਰੋਂ ਗਦਾ ਗਹਿ ਕੈ ਰਿਸ ਪੀਨੋ'। 


ਕੈ ਇਹੁ ਭੀਮ ਏਕਲੋ ਲਰੈ। 

ਔਰ ਨ ਮਮ ਆਗੇ ਕੋਊ ਅਰੈ ॥੩੦॥ 
ਦੁਹੂੰ ਲਰਨ ਕੀ ਭਈ ਤਯਾਰੀ। 

ਕ੍ਰਿਸ਼ਨ ਭੀਮ ਪ੍ਰਤਿ ਬਾਤ ਸਿਖਾਰੀ। 
ਔਰ ਕਿਸੀ ਬਿਧਿ ਨਹਿਂ ਇਹੁ ਹਾਰੈ। 
ਹੈ ਤਨ ਬੱਜੂ ਕਾ ਇਸ ਸਾਰੈ ॥ ੨੧॥ 
ਜਰਾ ਰਾਖਸ਼ੀ ਦੋ ਖੰਡ ਜੋਰੇ'। 


ਚੀਰ ਦੇਹੁ ਫਰਿ ਲਾਤ ਸਜੋਰੇ'। 
ਜਰਾਸੰਧ ਉਤ ਨਿਜ ਸੁਤ ਤਾਂਈ। 

ਰਾਜ ਤਿਲਕ ਦੀਨੋ ਮੁਦ ਪਾਈ ॥ ੩੨ ॥ 
ਕੇਸਨ ਕੋ ਬੰਧ ਜੂੜਾ ਪਗੀਆ। 

ਪਹਿਰ ਜਾਂਘੀਆ ਲਰਨੇ ਲਗੀਆ। 

ਬੀਚ ਅਖਾਰੇ ਦੋਊ ਭਿਰੈਂ। 

ਗਜ ਮਹਖਨ ਸਾਂਢਨ ਜਜੋਂ ਢਿਰੈ' ॥ ੨੩॥ 


ਸ੍ਰੇਸ਼ਟ ਬੁਹਮਣ। 

'ਮੰਗਤੇ ਬਣ ਕੇ। 

ਉਹ ਜੁੱਧ ਜੋ ਦੋ ਸੂਰਮਿਆਂ ਵਿਚਕਾਰ ਹੋਵੇ ਤੀਜਾ ਵਿੱਚ ਦਖ਼ਲ 
ਨ ਦੇਵੇ। 


'ਖੁਸਰਾ। 
'ਤੀਰ ਚਲਾਉਣ ਦੀ ਵਿੱਦਿਆ ਵਿੱਚ (ਭਾਵੇਂ ਬਹੁਤ) ਚਤੁਰ ਹੈ। 


'ਥੋੜੇ ਬਲ ਵਾਲੇ ਨਾਲ। 


ਭਾਰੀ ਕ੍ਰੋਧ ਕਰਕੇ। 


'ਜਰਾ ਨਾਮਰਾਖਸ਼ਣੀ ਨੇ (ਇਸ ਦੇ ਸਰੀਰ ਦੇ) ਦੋ ਟੁਕੜੇ ਜੋੜੇ 
ਹਨ। 
'ਲੱਤ ਫੜ ਕੇ ਜ਼ੋਰ ਨਾਲ। 


ਹਾਥੀਆਂ, ਮਹਿਆਂ ਤੇ ਸਾਨ੍ਹਾਂ ਵਾਂਗ (ਇੱਕ ਦੂਜੇ ਨੂੰ) ਧਕਦੇ 
ਹਨ| 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 969 


ਕਬੀ ਭੀਮ ਕੋ ਭੂਪ ਧਕੇਲੈ। 

ਕਬੀ ਭੀਮ ਭੂਪਤਿ ਕੋ ਠੇਲੈ'। 

ਮੁਸਟਨ ਕੇ ਪਰਿਹਾਰ' ਜੁ ਕਰੈਂ। 
ਮਨੋਂ ਲੁਹਾਰ ਲੋਹ ਮਿਲਿ ਘਰੈਂ ॥੨੪॥ 
ਟਕਰੈਂ ਮੂੰਡਨਿ ਗਜੈਂ ਲਜਾਵੈਂ'। 


ਮਹਾਂ ਮੇਘ ਜਜਯੋਂ ਰਿਸਿ ਗਰਜਾਵੈਂ। 
ਪੇਖੈਂ ਸੁਭਟ ਹਜ਼ਾਰੋਂ ਖਰੇ। 
ਰਾਨੀਂ ਪਿਖੈਂ ਝਰੋਖਨਿ ਭਰੇ' ॥ ੨੫ ॥ 


ਦੋਇ ਪਹਿਰ ਭਯਾਨਕ ਅਤਿ ਲਰੇ। 
ਬਲ ਧਰਿ ਅੰਗ ਪੁੁਹਾਰਨ ਕਰੇ। 
ਥਕਤ ਭਏ ਸੁਮ ਕਰਿ ਜੁਗਿ ਭਾਰਾ'। 


ਲਟਤਿ ਭੀਮ ਕੋ ਝਟਤ ਅਸ਼ਾਰਾ' ॥੩੬॥ 
ਦਯੋ, ਕ੍ਰਿਸ਼ਨ ਦਾਤਨ ਨਿਜ ਫਾਰੀ'। 
ਪੇਖਿ ਭੀਮ ਸਮਝਯੋ ਮਤਿ ਭਾਰੀ। 

ਅਤਿ ਬਲ ਕੈ ਧਕੇਲ ਨ੍ਰਿਪਿ ਗੇਰਾ। 
ਓਜ' ਸੰਭਾਰ ਸਕੋਪ ਬਧੇਰਾ ॥ ੩੭ ॥ 
ਏਕ ਲਾਤ ਪਗ ਤਰੇ ਦਬਾਈ। 

ਖਿਚੀ ਦੁਤੀ ਉਪਰ ਬਲ ਲਾਈ। 

ਚੀਰਿ ਫਰਦ ਦੋ ਕਰਿ ਧਰ ਡਾਰਜੋ'। 

ਜੈ ਜੈ ਸ਼ਬਦ ਕ੍ਰਿਸ਼ਨ ਉਚਾਰਯੋ ॥ ੨੮ ॥ 
ਜਰਾ ਸੰਧ ਕੇ ਸੁਤ ਸਹਿਦੇਵੈਂ”। 

ਜਾਨਿ ਕ੍ਰਿਸ਼ਨ ਕੋ ਸਮਰਥ ਦੇਵੈਂ। 

ਗਹੇ ਚਰਨ ਨਿਜ ਬੈਰ ਬਿਸਾਰਜਯੋ। 
ਤੀਨਹੁਂ ਕੋ ਬਹੁਧਾ' ਸਿਤਕਾਰਯੋ ॥ ੩੯ ॥ 
ਪੁਨ ਜਬਿ ਕੌਰਵ ਪਾਂਡਵ ਲਰੇ। 

ਭੈਰਵ' ਅਧਿਕ ਪਵਾਰੇ? ਪਰੇ। 

ਸੋ ਹੈ ਅਰਜਨ ਦਿਸ ਤੈ ਲਰਾ। 


'ਦਬਾ ਲੈਂਦਾ ਹੈ। 
'ਮੁੱਕੀਆਂ ਦੇ ਵਾਰ। 


'ਸਿਰਾਂ ਨਾਲ ਟੱਕਰਾਂ ਮਾਰ ਕੇ ਹਾਥੀਆਂ ਨੂੰ ਸ਼ਰਮਿੰਦੇ ਕਰਦੇ 
ਹਨ। 


'ਜੰਗ ਨੂੰ। (ਨਿਰੁਕਤ ਵਿੱਚ ਲਿਖਿਆ ਹੈ ਕਿ ਜੰਗ, ਜਿੱਤਣ 
ਵਾਲੇ ਨੂੰ ਧਨ ਤੇ ਜਸ ਨਾਲ ਭਰ ਦੇਂਦਾ ਹੈ ਇਸ ਲਈ ਜੰਗ ਦਾ 
ਨਾਮ 'ਭਰ' ਹੈ।) 


(ਜਦੋਂ) ਦੋਵੇਂ ਬਹੁਤਾ (ਸੂਮ) ਜਤਨ ਕਰ ਕੇ ਥੱਕ ਗਏ, 
(ਸੁਮ- ਜਤਨ, ਕੋਸ਼ਸ)। 
ਹਾਰਦੇ ਹੋਏ ਭੀਮ ਨੂੰ (ਕ੍ਰਿਸ਼ਨ ਨੇ) ਝੱਟ ਇਸ਼ਾਰਾ (ਕੀਤਾ)। 


ਜਦੋਂ ਕ੍ਰਿਸ਼ਨ ਨੇ ਆਪਣੀ ਦਾਤਣ ਪਾੜ ਦਿੱਤੀ। 


'ਚੀਰ ਕੇ ਦੋ ਫਾੜ ਕਰ ਕੇ ਧਰਤੀ ਤੇ ਸੁੱਟ ਦਿੱਤਾ। 


'ਸਹਦੇਵ ਨੇ। 
'ਸ਼ਕਤੀ ਵਾਲਾ ਦੇਵਤਾ। 


'ਬਹੁਤ ਤਰ੍ਹਾਂ। 


'ਭਿਆਨਕ। “ਜੰਗ। 





970 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹੁ ਅਰਿ ਮਾਰ ਆਪ ਥੋ ਮਰਾ ॥ ੪੦॥ 

ਪੁਨ ਪਟਨੇ ਆਪੂ ਸਸਿ' ਰਾਜਾ। 

ਭਯੋ ਬਲੀ ਕੀਨੇ ਬਡ ਕਾਜਾ। 

ਮੁਲਕ ਚੀਨ ਲੌ ਤਿਹ ਬਡ ਜੀਤੇ। 

ਬਹੁ ਦਿਨ ਕੀਨੋ ਰਾਜ ਅਭੀਤੇ' ॥੪੧॥ 

ਦੋਹਰਾ: 

ਪਟਨੇ ਕੀ ਗਾਥਾ ਗੁਰੂ, 

ਯਾ ਬਿਧਿ ਦਈ ਸੁਨਾਇ। 

ਕਥਾ ਸੁਨੋ ਅਬਿ ਸਾਇ' ॥੪੨॥ 

ਚੌਪਈ: 

ਅਕਬਰ ਸ਼ਹਿਨਸ਼ਾਹ ਜਬਿ ਭਯੋ। 

ਹਿੰਦੁਸਤਾਨ ਸਰਬ ਅਪਨਯੋ। 

ਹੁਤੋ ਜੋਧ ਪੁਰ ਪਤਿ ਅਤਿ ਸੂਰਾ। 

ਧੀਰ ਉਦਾਰ ਬੀਰ ਬਡ ਪੂਰਾ ॥ ੪੨ ॥ 

ਅਕਬਰ ਚਾਹਿ ਤਾਹਿ ਕਿਯ ਹਾਨੇ'। 

ਜਯੋਂ ਰਜਪੂਤ ਨ ਕੋਊ ਜਾਨੇ ॥ ੪੪ ॥ 

ਥਾ ਅਫਗਾਨ ਦੇਸ ਤਬਿ ਆਕੀ। 

ਮਾਨ ਸਿੰਘ ਤਿਹ ਛਡੀ ਨਾ ਬਾਕੀ'। 'ਤਿਸ ਅਫਗਾਨ ਦੇਸ ਦੀ (ਕੋਈ ਵੀ ਆਕੀ ਜਗ੍ਹਾ) ਬਾਕੀ ਨ 

ਛੱਡੀ। 

ਕਾਠ ਮੁਠ ਤਲਵਾਰ ਗਹਾਈ'। '(ਉਨ੍ਹਾਂ ਦੇ ਹੱਥੀਂ) ਲੱਕੜ ਦੀਆਂ ਮੁੱਠਾਂ ਵਾਲੀਆਂ ਤਲਵਾਰਾਂ 
ਦੇ ਫੜਾ ਦਿੱਤੀਆਂ। 

ਗਜਨੀ ਬਲਖ ਬੁਖਾਰੇ ਤਾਈਂ ॥ ੪੫ ॥ 

ਯਾਰਕੰਦ, ਤ੍ਰਿਬਿਸਟਪ, ਜਾਈ'। 'ਯਾਰਕੰਦ (ਸ਼ਹਿਰ ਤੋਂ) ਤਿੱਬਤ (ਦੇਸ਼ ਤੱਕ) ਜਾ ਕੇ। 

ਨਿਜ ਦੋਹੀ' ਸਬਿ ਨੌਰ ਫਿਰਾਈ। 'ਆਪਣੀ (ਬਹਾਦਰੀ ਦਾ) ਢੰਡੋਰਾ, ਡੌਂਡੀ। 

ਮਾਨ ਤਲਾਈ ਰਚੀ ਤਹਾਂਈ'। ਉਥੇ (ਆਪਣੇ ਨਾਮ ਤੇ) ਮਾਨ ਤਲਾਈ ਬਣਾਈ। 

ਮਾਨ ਸਰੋਵਰ ਜੋ ਕਹਿਲਾਈ ॥੪੬॥ 

ਜਜੋਂ ਜ੍ਯੇਂ ਦੇਸ ਜੀਤ ਵਹਿ ਆਯੋ। 

ਤਯੋਂ ਤਯੇਂ ਅਕਬਰ ਡਰੈ ਮਹਾਯੋ। 

ਹੁਤੋ ਮਵਾਸ' ਦੇਸ ਆਸਾਮੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 971 


ਤਿਸ ਦਿਸ ਉਸ ਕਾ ਲਾਯੋ ਲਾਮੂੰ' ॥੪੭॥ 
ਥੇ ਉਮਰਾਵ ਜਿਤਕ ਤਬਿ ਸ਼ਾਹੀ। 

ਸਬਿ ਤੈ ਜ਼ਯਾਦੇ ਇੱਜ਼ਤ ਤਾਂਹੀ। 

ਬਡ ਸਿਤਕਾਰ ਬਡਾਈ ਕਥ ਕੈ'। 

ਪਠਜਯੋ ਅਸਾਮ ਓਰ ਯੌਂ ਮਥ ਕੈ' ॥੪੮॥ 
ਲਰ ਕਰਿ ਇਹੁ ਨਹਿਂ ਕਿਸ ਤੇ ਹਾਰੈ। 

ਜਾਦੂ ਸੈਂ ਵਹਿ ਇਸ ਕੋ ਮਾਰੈਂ। 

ਜਾਇ ਮਾਨ ਸਿੰਘ ਤਹਿਂ ਬਡ ਲਰਾ। 

ਦੇਸ ਅਸਾਮ ਅਧਿਕ ਸਰ' ਕਰਾ ॥੪੯॥ 
ਤਬਿ ਅਸਾਮ ਕੇ ਰਾਜੇ ਖਿਜ ਕੈ। 

ਜਾਦੂ ਕੀ ਪੁਤਲੀ ਸੁਨ ਭਿਜ ਕੈ'। 

ਮਾਨ ਸਿੰਘ ਉਸ ਕੋ ਜਬਿ ਪਰਸਾ'। 

ਜਾਦੂ ਚਲਯੋ ਤਾਂਹਿ ਪਰ ਸਰਸਾ' ॥੫੦॥ 
ਪਗਲਾ ਹੈ ਪਰਲੋਕ ਪਧਾਰਾ। 

ਲਸ਼ਕਰ ਸ਼ਾਹੀ ਭਾਗਜੋ ਸਾਰਾ। 

ਪਤਸ਼ਾਹਿਨ ਕੀ ਬਡੀ ਅਨੀਤੀ'। 'ਬੇਇਨਸਾਫ਼ੀ। 
ਨਿਜ ਹੀ ਸੋਂ ਕਰਿ ਹੈਂ ਬਿਪੀਤੀ' ॥੫੧॥ 'ਆਪਣਿਆਂ ਨਾਲ ਹੀ ਧੋਖਾ ਕਰਦੇ ਹਨ। 
ਜਹਾਂਗੀਰ ਅਰ ਸ਼ਾਹਿ ਜਹਾਨੈ। 

ਕਈ ਬਾਰ ਦੈ ਸੈਨ ਮਹਾਨੈ। 

ਬਡੇ ਬਡੇ ਉਮਰਾਵ ਬਹਾਦਰ। 

ਪਠੇ ਅਸਾਮ ਫਤੇ ਹਿਤ ਸਾਦਰ! ॥ ੫੨॥ 
ਪੈ ਵਹਿ ਹਾਰ ਹਾਰਿ ਸਬਿ ਆਏ। 

ਮੁਲਕ ਰਹਯੋ ਆਕੀ ਤਿਸ ਭਾਏ'। 

ਅਬਿ ਫਿਰ ਮਾਨ ਸਿੰਘ ਕਾ ਨਾਤੀ'। 

ਬਿਸ਼ਨ ਸਿੰਘ ਜਬਿ ਭਯੋਂ ਬਖਯਾਤੀ' ॥੫੩॥ 
ਸਬਿ ਰਜਪੂਤ ਤਾਂਹਿ ਕੀ ਮਾਨੈਂ। 

ਬੀਰ ਉਦਾਰ ਗੰਭੀਰ ਮਹਾਨੈ'। 

ਪਿਖਿ ਪੁਤਾਪ ਨੁਰੰਗਾ ਡਰਾ। 

ਮਨ ਮੈਂ ਪਾਪ ਥਾਪ ਉਨਿ ਧਰਾ' ॥੫੪॥ 
ਦੱਖਣ ਪਸਚਮ ਕੋ ਸੋ ਪਠਯੋ। 





972 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਇ ਜੰਗ ਇਨਿ ਐਸਾ ਥਟਯੋ'। 'ਕੀਤਾ। 

ਸਰ ਮੁਹਿੰਮ' ਬਹੁ ਕਰਿ ਘਰ ਆਯੋ। 

ਬਡੋ ਖਿਤਾਬ' ਸ਼ਾਹਿ ਤੈ ਪਾਯੋ ॥੫੫॥ 'ਪਦਵੀ। 

ਨੌਰੰਗ ਲਗਯੋ ਰਖਨ ਡਰ ਤਾਂ ਤੈ। 

ਸੋਚਤ ਰਹੇ ਹਤਨ ਕੀ ਘਾਤੈਂ”। 'ਮਾਰਨ ਦੀਆਂ ਵਿਉਂਤਾਂ। 
ਇਕ ਦਿਨ ਬੀੜਾ' ਬੀਚ ਕਚਹਿਰੀ। ਤਲਵਾਰ ਤੇ ਪਾਨਾਂ ਦਾ ਬੀੜਾ। 
ਧਰ ਕਰਿ ਨੌਰੰਗ ਭਾਖਯੋ ਲਹਰੀ' ॥ ੫੬॥ ਖ਼ੁਸ਼ੀ ਵਿੱਚ ਆ ਕੇ। 
ਮੁਲਕ ਅਸਾਮ ਊਪਰ ਜੋ ਚਾਵੈ। 

ਬੀੜਾ', ਸੋ ਮਨਸਬ£? ਬਡ ਪਾਵੈ। 'ਬੀੜਾ ਚੁੱਕੇਗਾ। “ਅਹੁਦਾ, ਦਰਜਾ, ਪਦਵੀ। 
ਔਰ ਕਿਸੀ ਤਬਿ ਕਰਯੋ ਨ ਜੇਰਾ'। ਹੌਸਲਾ, ਦਲੇਰੀ। 
ਸਬਿ ਨੇ ਬਿਸ਼ਨ ਸਿੰਘ ਦਿਸ ਹੇਰਾ ॥੫੭॥ 

ਬਿਸ਼ਨ ਸਿੰਘ ਤਬਿ ਬੀੜਾ ਚੁੱਕਜੋ। 

ਸਭਾ ਵੀਚ ਸਮ ਕੇਹਰ ਬੁੱਕਯੋ'। 

ਨੌਰੰਗ ਬਡ ਸਿਤਕਾਰ ਕਰੈ ਕੈ। 

ਤੋਫੇ ਮੁਲਕ ਇੱਜ਼ਤ ਬਡ ਦੈ ਕੈ ॥੫੮॥ 

ਲਸ਼ਕਰ ਬੇਸ਼ੁਮਾਰ ਸੰਗ ਕੀਨੌ। 

ਮੁਲਕ ਅਸਾਮ ਓਰ ਪਠ ਦੀਨੋ। 

ਔਰੰਗ ਪਾਪੀ ਪਾਪ ਵਿਚਰ ਹੈ। 

ਕੇਹਰ ਛੋਰਯੋ ਦੁਸ਼ਮਨ ਪਰ ਹੈ ॥੫੯॥ 

ਇਕ ਤੋ ਦੁਹੂੰ ਵੀਚ ਤੈ ਮਰ ਹੈ। 

ਮੋਦਕ' ਦੁਹੂੰ ਹਾਥ ਮਮ ਵਰ? ਹੈ। 

ਜੀਤੈ ਮੁਲਕ ਹਾਥ ਮਮ ਐਹੈ। 

ਭਾਗੈ ਰਾਜ ਛੀਨ ਇਸ ਲੈ ਹੈਂ ॥੬੦॥ 

ਦੋਹਰਾ: 

ਲਸ਼ਕਰ ਆਗੇ ਤੋਰਿ। 

ਗਯੋ ਜੋਧ ਪੁਰ ਧਾਮ ਨਿਜ, 

ਮਿਲਨੇ ਹੇਤ ਬਹੋਰ ॥ ੬੧॥ 

ਚੌਪਈ: 

ਮੰਤ੍ਰੀ ਹੁਤੇ ਨ੍ਰਿਪ ਕੇ ਜੇਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 973 


ਨ੍ਰਿਪ ਕੋ ਜਾਵਨ ਚਹੈਂ ਨ ਤੇਤੇ। 

ਸੁਨਿ ਨ੍ਰਿਪ ਕੀ ਮਾਤਾ ਬਹੁ ਰੋਈ। 
ਰਾਣੀ ਸਬਿ ਸ਼ੌਕਾਤ੍' ਹੋਈ ॥੬੨॥ 
ਕਹੈਂ ਸਭੈ ਤੁਮ ਭਲਾ ਨ ਕੀਨਾ। 

ਬਿਨ ਸਮਝੇ ਬੀੜਾ ਚੁਕ ਲੀਨਾ। 
ਤੁਮਰੇ ਦਾਦੇ ਮੁਲਕ ਖਰਾਬੂ। 

ਕੀਨੇ ਸਰ' ਬਹੁ ਜਾਇ ਸ਼ਿਤਾਬੂ” ॥ ੬੨॥ 
ਜਾਦੂਗਰ ਇਹੁ ਦੇਸ ਬਿਸੇਸੂ। 

ਦੁਸ਼ਟ ਮਹਾਂ ਨਰ ਨਾਰਿ ਅਸੇਸੂ'। 
ਕਰਿ ਜਾਦੂ ਜਿਮ ਉਸ ਕੋ ਮਾਰਾ। 
ਤੈਸੇ ਤੁਮ ਪਰ ਭੀ ਹੈ ਵਾਰਾ ॥੬੪॥ 
ਅਬਿ ਭੀ ਕਰੋ ਬਹਾਨਾ ਕੋਊ। 
ਨੌਰੰਗ ਪਾਪੀ ਮਾਨੈ ਜੋਊ। 

ਜਯੋਂ ਤਯੋਂ ਕਰਿ ਘਰ ਹੀ ਮੈਂ ਰਹੋ। 
ਸੁਖ ਸੋਂ ਜੀਵੋ ਬਹੁਤ ਨ ਚਹੋ' ॥੬੫॥ 


ਜੇ ਤੁਮ ਸਿਰਰ' ਨਹੀਂ ਨਿਜ ਤਜਿਹੋ। 
ਮੁਲਕ ਅਸਾਮ ਕਾਮਰੂ ਭਜਿਹੋ'। 

ਤੌ ਲੈ ਜੈਹੋ ਮਦਦਗਾਰੀ। 

ਪੀਰ ਫਕੀਰ ਵਲੀ ਕੋਊ ਭਾਰੀ ॥੬੬॥ 
ਭੂਪ ਦਲੇਰੀ ਧੀਰਜ ਸਬਿ ਕੋ। 

ਦੈ ਕਰਿ, ਤਯਾਰ ਭਯੋ ਉਤ ਜਬਿ ਕੋ। 
ਜੈ ਪੁਰ ਪਤਿ ਆਦਿਕ ਨਿਿਪ ਜੇਤੇ। 
ਮਿਲਨੇ ਅਏ ਤਾਂਹਿ ਤਬਿ ਤੇਤੇ ॥੬੭॥ 
ਸਥਿ ਹੀ ਥੇ ਬ੍ਰਿੱਧ ਮੰਤਰੀ ਜੇਈ'। 

ਬੂਝੈ ਬਿਸ਼ਨ ਸਿੰਘ ਇਮ ਤੇਈ'। 

ਦੇਸ ਕਾਮਰੂ ਪਰ ਜੋ ਗਯੋ। 

ਕੈ ਮਰਯੋ ਕੈ ਹਾਰ ਸੁ ਅਯੋ ॥੬੮॥ 
ਏਹੁ ਸਬੱਬ ਸਾਚ ਸਬਿਰਰੋ'। 

ਮੇਰੇ ਮਨ ਕਾ ਸੰਸਾ ਹਰੋ'। 


'ਫਤਹ। “ਛੇਤੀ। 


'ਸਾਰੇ। 


'ਬਹੁਤੀ (ਵਡਿਆਈ) ਨ ਚਾਹੋ। (ਅ) ਬਹੁਤ ਨ ਚਹੋਂ- 
ਬਹੁਤਿਆਂ ਦੀ ਇੱਛਾ ਹੈ। 

'ਹੱਠ। 

'ਜਾਉਗੇ। 


'ਜਿਹੜੇ ਵੱਡੇ (ਪੁਰਾਣੇ) ਸਲਾਹਕਾਰ ਸਨ। 
'ਬਿਸ਼ਨ ਸਿੰਘ ਨੇ ਤਿਨਾਂ ਤੋਂ ਇਸ ਤਰ੍ਹਾਂ ਪੁੱਛਿਆ। 


'ਸਾਰੇ ਇਸ ਦਾ ਅਸਲੀ ਕਾਰਨ ਦੱਸੋ। 
ਦੂਰ ਕਰੋ। 





974 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿ ਸਬਿ ਭੇਤ ਦਨਾਵਨ' ਕਹਾ। ਸਿਆਣਿਆਂ ਨੇ। 

ਦੇਸ ਉਸੀ ਮੈਂ ਜਾਦੂ ਮਹਾਂ ॥੬੯॥ 

ਮੋਹਨ' ਤਾਪਨ” ਹਤਨ” ਉਚਾਟਨ'। 'ਮੋਹਤ ਕਰ ਲੈਣਾ। “ਤਪਾਉਣਾ। 'ਮਾਰ ਦੇਣਾ। "ਮਨ ਦਾ 
ਉਚਾਟ (ਉਖੜਿਆਂ) ਰਹਿਣਾ। 

ਨਾਰੀ ਨਰ ਕਰਿ ਹੈਂ ਬਹੁ ਥਾਟਨ'। 'ਬਹੁਤ ਬਨਾਵਟਾਂ ਭਾਵ ਟੂਣੇਂ ਟਾਮਣ। 

ਅਰ ਜੋ ਤਹਾਂ ਕੁਮੱਖਯਾ ਦੇਵੀ'। 'ਸੁੰਦਰ ਨੇੜ੍ਹਾਂ ਵਾਲੀ ਦੇਵੀ, ਜਿਸ ਦਾ ਯੋਨੀ ਪੀਠ ਕਾਮਾਖਯਾ, 
ਕਾਮ ਰੂਪ (ਅਸਾਮ) ਵਿੱਚ ਗੋਹਾਟੀ ਸ਼ਹਿਰ ਤੋਂ ਦੋ ਮੀਲ ਪੱਛਮ 
ਨੀਲਾਚਲ (ਪਰਬਤ) ਉੱਪਰ ਬੂਹਮ ਪੁੱਤੂ ਨਦੀ ਦੇ ਕਿਨਾਰੇ 
ਸਤੀ ਦੇਵੀ ਦੇ ਮੰਦਰ ਅੰਦਰ ਹੈ। ਜਿਸ ਥਾਂ ਸਤੀ ਦੀ ਯੋਨੀ 
(ਭਗ) ਪੂਜੀ ਜਾਂਦੀ ਹੈ। 

ਨ੍ਰਿਪ ਵਹਾਂ ਕੇ ਰਾਖੀ ਸੇਵੀ' ॥ ੭੦॥ 'ਸੇਵਾ ਕਰ ਕੇ (ਪਰਗਟ ਕਰ) ਰੱਖੀ ਹੈ। 

ਜੋਗਨਿ ਭੈਰਵ ਭੂਤ ਖਵੀਸੈਂ'। ਜਿੱਨਾਂ ਨੂੰ (ਦੇਉਆਂ ਨੂੰ)। 

ਪ੍ਰੇਰਤ ਦੇਵੀ ਬਿਸ੍ਹੈ ਬੀਸੈਂ'। 'ਚੰਗੀ ਤਰ੍ਹਾਂ 

ਸੋ ਡਰਾਇ ਕਰਿ ਸੈਨ ਭਗੈ ਹੈ। 

ਯਾਂ ਤੇ ਸੋ ਨਹਿੰ ਜੀਤੇ ਜੈਹੈਂ ॥ ੭੧॥ 

ਕਾਜੀ ਹਾਜੀ ਮੁੱਲਾਂ ਪੀਰੂ। 

ਜੰਤੀ ਮੰਤ ਤੰੜਹੀ ਧੀਰ। 

ਸਿੱਧ ਫਕੀਰ ਨਾਥ ਹੈਂ ਜੇਤੇ। 

ਕਰਿ ਉਪਾਇ ਹਾਰੇ ਸਬਿ ਤੇਤੇ ॥ ੭੨॥ 

ਇਹ ਸੁਨਿ ਕੈ ਨ੍ਰਿਪ ਮਨ ਮੈਂ ਗੁਨਿ ਕੈ'। 'ਵਿਚਾਰ ਗੇ। 

ਧੁਨ ਕੈ ਸਿਰ ਸੰਸੇ ਬਹੁ ਪੁਨ ਕੈ'। 'ਸਿਰ ਹਿਲਾ ਕੇ ਤੇ ਫਿਰ ਬਹੁਤ ਸੰਸਾ ਕਰਕੇ। 

ਬੂਝਯੋ ਬਨਤ ਉਪਾਵ ਭਿ ਕੋ ਹੈ। 

ਜਾ ਤੇ ਜੀਤ ਹਮਾਰੀ ਹੋਹੈ ॥ ੭੩॥ 

ਤਬਿ ਜੈ ਸਿੰਘ ਨ੍ਰਿਪ ਕੇ ਪੁਧਾਨੈਂ। 

ਕਹਸੋ ਸੁਨੋ ਭੂਪਤਿ ਧਰਿ ਧਯਾਨੈ। 

ਗੁਰੁ ਨਾਨਕ ਕੀ ਗਾਦੀ ਜੋ ਹੈ। 

ਅਬਿ ਸਥਿ ਬਿਧਿ ਅਜ਼ਮਤ ਯੂਤ ਸੋ ਹੈ ॥ ੭੪॥ 

ਹਰਿਗੁਬਿੰਦ ਗੁਰੁ ਹਮੈਂ ਨਿਹਾਰੇ। 

ਜਿਨ ਕੇ ਪਰਚੇ' ਬਿਦਤ ਅਪਾਰੇ। 

ਜਹਾਂਗੀਰ ਕੋ ਉਨਿ ਬਸ ਕੀਨੌ। 

ਸ਼ਕਤਿ ਦਿਖਾਈ ਬਹੁਧਾ ਪੀਨੋ' ॥ ੭੫ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਵਨ ਰਾਜੇ' ਉਨੈ ਛੁਡਾਏ। 

ਕਿਲੇ ਗ੍ਰਾਲੀਏਰ ਮੈਂ ਜਾਏ। 

ਨੌਰੰਗ ਗੁਰੁ ਹਰ ਕ੍ਰਿਸ਼ਨ ਬੁਲਾਯੋ। 

ਜਾਇ ਤਹਾਂ ਤੈ ਮੈਂਹੂੰ ਲਸਾਯੋ ॥ ੭੬॥ 

ਜਬੈ ਗਾਮ ਪੰਜੋਖਰੇ' ਆਏ। 'ਪੰਜੋਖਰੇ ਪਿੰਡ। 

ਕਰਯੋ ਬਿਬਾਦ ਦੂਜਨ ਬਹੁ ਭਾਏ'। 'ਬੂਹਮਣਾਂ ਨੇ ਬਹੁਤ ਤਰ੍ਹਾਂ ਦੀ ਚਰਚਾ ਕੀਤੀ। 
ਜਢ ਕਹਾਰ' ਸਿਰ ਛਰੀ ਧਰੈ ਕੈ। 'ਮੂਰਖ ਮਹਿਰੇ ਦੇ। 
ਨਿਗਮਾਗਮ' ਸੁਨਵਾਏ ਤੈ ਕੈ2 ॥ ੭੭॥ 'ਬੇਦ ਸ਼ਾਸਤ੍ਰ। “ਤਿਸ ਕੋਲੋਂ। 
ਮਹਾਂ ਮਰੀ' ਦਿੱਲੀ ਜਬਿ ਪਰੀ। 'ਹੈਜ਼ੇ ਦੀ ਬੀਮਾਰੀ। 
ਹਮਰੇ ਦੇਖਤ ਸੋ ਪਰਹਰੀ'। ਦੂਰ ਕੀਤੀ। 

ਜਿਨਿ ਜਿਨਿ ਗੁਰੁ ਹਰਿ ਕ੍ਰਿਸ਼ਨ ਨਿਹਾਰੇ। 

ਦੂਰ ਭਏ ਤਿਨ ਕੇ ਦੁਖ ਸਾਰੇ ॥ ੭੮ ॥ 

ਹਮਰੇ ਭੂਪਤਿ ਕੇ ਰਣਵਾਸੈਂ'। 

ਪਰਖੀ ਅਜ਼ਮਤ ਸਬਿ ਨੇ ਤਾਸੈਂ”। 

ਉਨ ਹੀ ਕੇ ਬਰ ਤੈ ਸੁਤ ਹੋਯੋ। 

ਜੈ ਸਿੰਘ ਨ੍ਰਿਪ ਕੇ ਘਰ ਹਮ ਜੋਯੋ' ॥ ੭੯ ॥ 

ਨੌਰੰਗ ਕੋ ਨੌਰੰਗ' ਦਿਖਾਯੋ। 

ਤਨ ਛੋਰਯੋ ਯੁਤ ਸ਼ਕਤਿ ਮਹਾਯੋ'। 

ਅਬਿ ਉਸ ਗਾਦੀ ਪਰ ਗੁਰੁ ਨਾਦਰ'। 

ਅਹੇ ਬਲੀ ਬਡ ਤੇਗ ਬਹਾਦਰ ॥। ੮੦ ॥ 

ਪੀਰ ਫਕੀਰ ਧੀਰ ਕਰਮਾਤੀ। 

ਉਨਿ ਸਮ ਔਰ ਨ ਕੋ ਬਖਯਾਤੀ। 

ਸੋ ਅਬਿ ਪੂਰਬ ਦਿਸਾ ਪਧਾਰੇ। 

ਭਰਤਿ' ਮਨੋਰਥ ਦਾਸਨ ਸਾਰੇ ॥੮੧॥ 

ਉਨਿ ਕੋ ਮਿਲੋਂ ਜਹਾਂ ਵਹਿ ਹੋਈ। 

ਸੰਗ ਲੇਹੁ ਬਹੁ ਕਰਿ ਅਰਜ਼ੋਈ। 

ਜੇ ਵਹਿ ਮਦਦ ਤੁਮਰੀ ਕੈ ਹੈਂ। 'ਕਰਨਗੇ। 

ਨਿਸਚੇ ਧਰੋ ਫਤੇ ਤੁਮ ਪੈ ਹੈਂ ॥੮੨॥ 

ਜਿਤਕ ਸੁਰਾਸੁਰ' ਤ੍ਰੈ ਪੁਰਿ ਮਾਂਹੀ”। 'ਦੇਵਤੇ ਤੇ ਦੈੱਤ। “ਤਿੰਨਾਂ ਪੁਰੀਆਂ ਭਾਵ ਲੋਕਾਂ ਵਿੱਚ। 


ਰਮ 





976 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਨ' ਮਾਨ ਹੈਂ ਸਬਿ ਤਿਨਿ ਚਾਹੀ?। ।ਆਗਿਆ। (ਅ) ਅਧੀਨਗੀ, ਤਾਬਿਆਦਾਰੀ। “ਸ਼ੌਕ ਨਾਲ। 
ਰਾਮਰਾਇ ਜੋ ਦਿਲੀ ਮੈਂ ਹੈ। 

ਅਜ਼ਮਤ ਅਨਿਕ ਦਿਖਾਇ ਰਿਝੈ ਹੈ ॥੮੨੩॥ 

ਉਸੀ ਸਿੰਧੁ ਅਜ਼ਮਤ ਤੈ ਕਤਰਾ। 

ਸੋ ਲੋ ਭਯੋ ਸਿੱਧ ਬਡ ਚਤੁਰਾ। 

ਇਹੁ ਗਾਥਾ ਸੁਨਿ ਨ੍ਰਿਪ ਮੁਦ ਹੂੰ ਕੈ। 

ਚਲਯੋ ਦਿਸਾ ਪੂਰਬ ਹਿਤ ਜੈ ਕੈ' ॥੮੪॥ 'ਜਾਣ ਵਾਸਤੇ। (ਅ) ਜਿੱਤ ਕਰਨ ਵਾਸਤੇ। 

ਸ਼ੀਘੂ ਨਿਜ ਪ੍ਰਧਾਨ ਪਠਾਏ'। 'ਛੇਤੀ ਆਪਣੇ ਵਜ਼ੀਰ ਭੇਜੇ। 

ਕਹਸੋ ਗੁਰੂ ਕੋ ਖੋਜਹੁ ਜਾਏ। 

ਪਟਨੇ ਮਿਲੇ ਗੁਰੈਂ ਵਹਿ ਆਈ। 

ਕਰਿ ਦਰਸ਼ਨ ਬਹੁ ਭੇਟ ਚਢਾਈ ॥ ੮੫॥ 

ਭੂਪਤਿ ਕੋ ਉਨਿ ਸਾਰ' ਪੁਚਾਈ। 

ਸਹਿ ਲਸ਼ਕਰ ਸੋ ਅਯੋ ਤਹਾਂਈ। 

ਤਟ ਗੰਗਾ ਲਸ਼ਕਰ ਉਤਰਾਯੋ। 

ਆਪ ਨਗਨ ਪਗ ਗੁਰੁ ਢਿਗ ਆਯੋ ॥ ੮੬॥ 

ਤਾਹਿ ਤ੍ਰਾਹਿ' ਕਹਿ ਗੁਰੁ ਪਗ ਗਹੇ। ਰੱਖਿਆ ਕਰੋ, ਰੱਖਿਆ ਕਰੋ। 

ਹੋ ਅਤਿ ਦੀਨ ਨੈਨ ਜਲ ਬਹੇ। 

ਗਦ ਗਦ ਗਰਾ' ਗਿਰਾ? ਨਹਿ ਆਵੈ। 'ਕੰਠਰੁਕ ਗਿਆ। “ਬਾਣੀ, ਬੋਲ। 

ਬਾਰ ਬਾਰ ਗੁਰੁ ਪਗ ਸਿਰ ਲਾਵੈ ॥੮੭॥ 

ਗਯਾਰਾਂ ਸੌ ਸ਼ਰਫੀ' ਬਹੁ ਮੇਵਾ। 'ਮੁਹਰਾਂ। 

ਧਰੀ ਭੇਟ ਗੁਰੁ ਆਗੇ ਏਵਾ। 

ਹਾਥ ਜੋਰਿ ਪੁਨ ਐਸ ਉਚਾਰਾ। 

ਦਾਸ ਪਰਯੋ ਰਾਵਰ ਦਰਬਾਰਾ ॥੮੮ ॥ 

ਮਹਾਂ ਕਸ਼ਟ ਤੈ ਮੋਹਿ ਉਬਾਰੋ'। ਮੈਨੂੰ ਬਚਾਉ। 

ਦੀਨ ਬੰਧੁ ਨਿਜ ਬ੍ਰਿਦ ਸੰਭਾਰੋ'। “ਗ਼ਰੀਬੀ ਦਾ ਸਹਾਇਕ (ਇਹ) ਆਪਣਾ ਸੁਭਾਵ ਚੇਤੇ ਕਰੋ। 
ਕਰਿ ਕਿਰਪਾ ਨਿਜ ਕਰ ਸੋਂ ਨਾਥਾ। 

ਹਾਥ ਗਹੋਂ ਮੁਹਿ ਕਰੋ ਸਨਾਥਾ' ॥੮੯॥ 'ਹੇ ਸ੍ਰਾਮੀ ਆਪਣੇ ਹੱਥ ਨਾਲ ਮੇਰਾ ਹੱਥ ਫੜੋ ਤੇ ਮੈਨੂੰ ਵੀ 


ਮਾਲਕ ਵਾਲਾ ਬਣਾ ਲਵੋ। 
ਮਹਾਂ ਬਲੀ ਪਾਪੀ ਤੁਰਕੇਸੈਂ। 
ਦਈ ਮੁਹਿੰਮ' ਕਾਮਰੂ ਦੇਸੈਂ। 'ਲੜਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 977 


ਤਹਾਂ ਪਿਤਾਮਾ' ਮੇਰੋ ਹੱਤਾ”। 

ਜਾਦੂਗਰ ਸੋ ਦੇਸ ਕੁਪੱਤਾ ॥੯੦॥ 

ਰਾਵਰ ਰਵਿ' ਜਬਿ ਤਹਿ ਪੁਕਾਸੈਂ। 

ਤਮ' ਜਾਦੂ ਛਲ ਤਿਨ ਕਾ ਨਾਸੈ। 

ਆਸਿਤ ਕਰਿ' ਨਿਜ ਚਰਨ ਜਹਾਜੈ। 

ਤਾਰਹੁ ਰਣ ਸਾਗਰ ਰਖਿ ਲਾਜੈ ॥੯੧॥ 

ਤੁਵ ਪ੍ਰਤਾਪ ਅਗਨੀ ਬਲ ਪੈਹੋਂ। 

ਭੈ ਜਾਡਾ ਅਰਿ ਗਨ ਬਨ ਦੈਹੋਂ”। 'ਭੈ ਦਾ ਪਾਲਾ ਤੇ ਬਹੁਤੇ ਵੈਰੀਆਂ ਰੂਪ ਜੰਗਲ ਨੂੰ ਸਾੜ 

ਦਿਆਂਗਾ। 

ਸਰਨ ਪਰੇ ਕੇ ਭਵੋ' ਸਹਾਈ। 'ਹੋਵੇ। 

ਅਨਿਕ ਬਿਘਨ ਤੈ ਲੈਹੁ ਬਚਾਈ ॥ ੯੨॥ 

ਮੈਂ ਰਾਵਰ ਕੇ ਹੂ ਕਰਿ ਸੰਗੇ। 

ਲੈ ਬਲ ਹਰਿਹੋਂ! ਅਰਿ ਕਰਿ ਜੰਗੈ। 

ਬਾਵਨ ਰਾਜੇ ਪਿਤਾ ਤੁਮਾਰੇ। 

ਛੁਡਵਾਏ ਕਿਯ ਬਡ ਉਪਕਾਰੇ ॥ ੯੩॥ 

ਗੁਰੁ ਨਾਨਕ ਘਰ ਪਰਉਪਕਾਰੀ। 

ਸੁਨਿ ਜਸ ਸਰਨ ਗਹੀ ਮੈ ਥਾਰੀ'। 

ਸਤਿਗੁਰੁ ਧੀਰਜ ਦੀਨੋ ਤਬਿ ਹੀ। 

ਕਹਯੋ ਸਿਦਕ ਤੈ ਪੱਯਤ ਸਬ ਹੀ ॥੯੪॥ 

ਗੁਰੁ ਸੰਤਨ ਕੇ ਸਮੁਖ ਜੁਰੈ ਹੈਂ। 

ਅਗਮ' ਸਬੈ ਤਿਹ ਸੁਗਮ? ਬਨੈ ਹੈਂ। ਔਖੇ (ਕੰਮ)। 'ੁਖਾਲੇ। 

ਜਗ ਮਹਿ ਅਸ ਕਾਰਜ ਨਹਿ ਕੋਈ। 

ਗੁਰੁ ਘਰ ਤੈ ਨ ਸਰੈ ਹੈ ਜੋਈ' ॥ ੯੫॥ ਜਿਹੜਾ ਪੂਰਾ ਨ ਹੋਵੇ। 

ਮਨ ਨਿਸਚੈ ਧਰਿ ਚਿੰਤ ਨਿਵਾਰੋ। 

ਦੇਸ ਕਾਮਰੁ' ਬਿਜੈ ਨਿਹਾਰੋ”। ।ਆਸਾਮ ਦੇਸ਼ ਵਿੱਚ ਪੂਰਬੀ ਬੰਗਾਲ ਦਾ ਭੂਟਾਨ ਦੀ ਸਰਹੱਦ 
ਸੂ ਉੱਪਰ ਇਕ ਜ਼ਿਲ੍ਹਾ ਅਤੇ ਉਸ ਦੇ ਆਸ ਪਾਸ ਦਾ ਇਲਾਕਾ। 

”ਜਿੱਤਿਆ ਹੀ ਦੇਖੋਂ। 

ਅਬੈ ਤਿਹਾਵਲ' ਬਹੁ ਬਨਵੈ ਕੈ। ਕੜਾਹ ਪ੍ਸ਼ਾਦ। 

ਬਰਤਵਾਵੋ ਸਬ ਕੋ ਸਮ ਜੈ ਕੈ' ॥੯੬॥ 'ਜਾ ਕੇ ਇੱਕੋ ਜੇਹਾ ਵਰਤਾਉ। 

ਇਹੁ ਸੁਨਿ ਪੁਨ ਮੁਦ ਹ੍ਰੈ ਨ੍ਰਿਪ ਕਹਾ। 

ਭਵੈ ਜੀਤ ਮੈਂ ਨਿਸਚਾ ਲਹਾ। 





978 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਵਰ ਬਰ ਅਮੋਘ ਸਰਰਘੁਬਰ'। 
ਟਰੈਂ ਸੂਰ ਸਸਿ' ਟਰੈ ਨ ਇਹੁ ਭਰ? ॥ ੯੭॥ 


ਸੁਰਤਰੁ ਸਾਖ ਅਮੈ ਅਧਿਕਾਈ'। 


ਕਹੋ ਏਕ ਬਿਰ ਚਲੈਂ ਸੰਗਾਈ। 

ਗੁਰਿ ਕਰੁਨਾ ਕਰਿ ਭਰਿ ਚਖੁ ਲਾਜਾ'। 
ਕਹਸੋ ਗੁਰੂ ਕਰਿ ਹੈਂ ਤੁਵ ਕਾਜਾ ॥ ੯੮ ॥ 
ਹਮ ਤੋਂ ਹੈਂ ਪਹਲੇ ਹੀ ਤਯਾਰੇ। 

ਜਾਵਨ ਹਿਤ ਉਸ ਦੇਸ ਮਝਾਰੇ। 

ਗੁਰੁ ਘਰ ਕੇ ਬਹੁ ਸਿੱਖ ਜੋ ਤਹਾਂ। 

ਨਿਸ ਦਿਨ ਹਮੈਂ ਉਡੀਕਤਿ ਮਹਾਂ ॥੯੯॥ 
ਸੁਨਿ ਭੂਪਤਿ ਕਰਿ ਬੰਦਨ ਗਯੋ। 

ਮਨੋ ਮਿਰਿਤੁ ਤਨ ਪ੍ਰਾਨ ਸੁ ਅਯੋ'। 
ਪੰਚਾਮ੍ਰਿਤ ਬਹੁਤੈ ਕਰਵਾਯੋ। 

ਸੰਗਤ ਸੈਨ' ਸਬਿਨਿ ਬਰਤਵਾਯੋ ॥ ੧੦੦ ॥ 
ਸਤਿਗੁਰੁ ਪਦ ਪਾਹੁਲ' ਨ੍ਰਿਪ ਲੈ ਕੈ। 

ਭਯੋ ਕ੍ਰਿਤਾਰਥ ਜੋਗ ਸੇਯ ਕੈ'। 

ਪੁਨ ਨ੍ਿਪ ਤੋਪਨ ਸ਼ਲਕ' ਕਰਾਈ। 
ਕੀਰਤਿ ਗੁਰੁ ਕੀ ਬਢੀ ਮਹਾਈ ॥ ੧੦੧॥ 
ਦੋਹਰਾ: 


ਜੈਂਹ ਕਾਮਰੂ ਦੇਸ। 
ਗੁਰੁ ਢਿਗ ਸਿੱਖ ਬਿਸੇਸ ॥ ੧੦੨॥ 
ਨਿਸ਼ਾਨੀ ਛੰਦ: 


।ਆਪ ਦਾ ਵਰਰਾਮਚੰਦਰ ਦੇ ਅਚੁੱਕ ਤੀਰਾਂ (ਵਰਗਾ ਹੈ)। 
'ਸੂਰਜ ਤੇ ਚੰਦ। “ਭਲੀ ਤਰ੍ਹਾਂ (ਤੁਹਾਡਾ ਕੀਤਾ ਹੋਇਆ) ਇਹ 
(ਬਚਨ) ਨਹੀਂ ਟਲੇਗਾ। 

'ਕਲਪ ਬ੍ਰਿੱਛ ਦੀ ਟਾਹਣੀ ਅਤੇ ਅੰਮ੍ਰਿਤ ਨਾਲੋਂ ਬਹੁਤੀ (ਸ਼ਕਤੀ 
ਵਾਲਾ ਬਚਨ)। 


'ਗੁਰਾਂ ਨੇ ਕਿਰਪਾ ਕਰ ਕੇ ਅੱਖਾਂ ਵਿੱਚ ਲੱਜਾ ਭਰ ਕੇ। 


ਜਾਣੋਂ ਉਸ ਦੇ ਮੁਰਦੇ ਸ਼ਰੀਰ ਵਿੱਚ ਪ੍ਰਾਣ ਹੀ ਆ ਗਏ। 


'ਫ਼ੌਜ ਨੂੰ। 

'ਚਰਨਾਂਮਿਰਿਤ। 

'ਸਫ਼ਲਾ ਤੇ ਮੁਕਤੀ ਦੇ ਲਾਇਕ ਹੋ ਗਿਆ। 
'ਤੋਪਾਂ ਦੇ ਇੱਕੋ ਵਾਰ ਛੱਡਣ ਦੀ ਕ੍ਰਿਆ। 


“ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਤੇ ਮੈਕਾਲਫ਼ 
ਨੇ ਬਿਸ਼ਨ ਸਿੰਘ ਦੀ ਥਾਂ ਉਸ ਦੇ ਪਿਤਾ ਰਾਮ ਸਿੰਘ ਦਾ ਨਾਮ 
ਲਿਖਿਆ ਹੈ ਪਰ ਗੁਰਪ੍ਰਤਾਪ ਸੂਰਜ ਵਿੱਚ ਭਾਈ ਸੰਤੋਖ ਸਿੰਘ 
ਜੀ ਨੇ ਬਿਸ਼ਨ ਸਿੰਘ ਹੀ ਲਿਖਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ੀਘਰ ਗੁਰੁ ਫਿਰ ਆਈਓ, 

ਹਮ ਪਿਖਿ ਭਵ' ਤਰਹੀਂ। 'ਸੰਸਾਰ ਸਮੁੰਦਰ ਤੋਂ। 
ਗੁਰੁ ਜਥੋਚਿਤ' ਧੀਰ ਦੈ, ਜਿਸ ਤਰ੍ਹਾਂ ਦਾ ਕੋਈ ਯੋਗ ਸੀ। 
ਸਬਿ ਕੋ ਮਨ ਪੇਰੈਂ। 

ਕਹੈਂ ਆਇ ਹੈਂ ਹਮ ਪੁਨਾ, 

ਕਰਿ ਸੈਲ ਬਧੇਰੈਂ ॥੧੦੩॥ 

ਆਦਿ ਗੁਰੂ ਜਹਿਂ ਜਹਿਂ ਗਏ, 

ਜਨ ਸਿੱਖ ਬਨਾਏ। 

ਨਹਿਂ ਪੰਜਾਬ ਪੁਗ ਸਕੇ' ਸੋ, 

ਚਹਿਂ ਗੁਰੁ ਦਰਸਾਏ। 

ਗੁਰੁ ਭਗਤ ਪੇ੍‌ਮੀ। 

ਕਰੈਂ ਪ੍ਰਤੀਖਨ' ਅਤੀ ਸੋ, 

ਧਰਿ ਧਜਾਨ ਸਨੇਮੀ ॥੧੦੪॥ 

ਸੰਚਿ ਬਿਬਿਧ ਵਥ' ਰਖੀ ਹੈਂ, 

ਹਿਤ ਭੇਟਾ ਦੈਨੇ। 


ਭਾਖਯੋ ਇਮਿ ਹ੍ਹੇ ਹੈ ॥੧੦੬॥ 


979 





980 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਧੀਰਜ ਮੁਦ ਸਬਿ ਭਏ, 
ਪੁਨ ਮਾਤਾ ਆਈ। 

ਕਹਜੋ ਪੁੱਤੂ ਅਥਿ ਲੌ ਕਬੀ, 
ਨਹਿਂ ਮੈਂ ਬਿਲਗਾਈ'। 

ਦੇਖਿ ਦੇਖਿ ਤੁਹਿ ਜੀਵਹੌਂ, 
ਸੁਖ ਲੈਹੋਂ ਭੂਰੀ'। 

ਅਬਿ ਈਹਾਂ ਮੁਹਿ ਛੋਡਿ ਕੈ, 
ਜਾਨੋ ਚਹਿਂ ਦੂਰੀ ॥੧੦੭॥ 
ਦਿਨ ਹਮਰੇ ਕਿਮ ਕਟੇਂਗੇ, 
ਤੁਮ ਕਬਿ ਲੌ ਐਹੈਂ। 

ਕਹਸੋ ਗੁਰੂ ਸੁਨਿ ਮਾਤ ਜੀ, 
ਹਮ ਚਿਰ ਨ ਲਗੈਹੈਂ। 

ਅਰੁ ਸੁਖ ਸੋਂ ਦਿਨ ਕਟੇਂਗੇ, 
ਤੁਮਰੇ ਸਬਿ ਮਾਨੋ। 

ਸਿੱਖ ਉਡੀਕਤਿ ਬਹੁ ਮੁਝੈ, 
ਤਹਿ ਪਰ ਹੈ ਜਾਨੋ ॥੧੦੮॥ 
ਪੁਨਾ ਨਿਸਾ ਮੈਂ ਜਬਿ ਗੁਰੂ, 
ਪੌਢੇ ਪੁਯੰਕੈ'। 

ਸੀ ਗੁਜਰੀ ਜੀ ਕਰਤਿ ਭੀ, 
ਪਗ ਸੇਵ ਨਿਸੰਕੈ। 

ਲਰਜ਼ ਗਰਜ਼ ਯੁਤ' ਅਰਜ਼ ਯੌ, 
ਤਬਿ ਉਨੈਂ ਬਖਾਨੀ। 

ਕੀਨੋ ਆਪ ਸੰਕਲਪ ਜੋ, 
ਦਾਸਨਿ ਸੁਖ ਦਾਨੀ ॥੧੦੯॥ 
ਰਾਵਰ ਕੇ ਚਰਨਾਂ ਵਿਖੇ, 

ਜੋ ਸੁਖ ਹੈ ਮੋਹੀ। 

ਤੀਨ ਲੋਕ ਕੀ ਬਿਭੌ ਤੈਂ! 

ਸੋ ਨਹਿ, ਤੁਵ ਦੋਹੀ'। 
ਤੀਰਥਨ ਕੋ ਤੀਰਥ' ਕਰੈਂ, 
ਪਗ ਪੰਕਜ ਥਾਰੇ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 981 


ਧੇਨ ਕਾਮ' ਮਨਿ? ਸੁਰਤਰੂ”, 


ਹਮ ਇਨਿ ਪਰ ਵਾਰੇ ॥੧੧੦॥ 


ਚਰਨ ਧਰਨ' ਚਹਿਹੋ ਜਹਾਂ, 
ਵਹਿ ਧਰਨਿ' ਸੁਭਾਗੀ। 
ਮਮ ਕਿਮ ਜੀਵਨ ਹੋਇਗੋ, 
ਤੁਮ ਚਲੇ ਤਿਆਗੀ। 

ਰਾਂਕਾ ਪਤਿ' ਕੇ ਬਿਨ ਪਿਖੇ, 
ਜਜੋਂ ਕੁਮਦਿ' ਚਕੋਰੀ। 
ਕੋਕ' ਕੌਲ ਬਿਨਰਵਿ” ਪਿਖੇ, 
ਸੋ ਗਤਿ ਰਹਿ ਮੋਰੀ ॥ ੧੧੧॥ 
ਧੀਰ ਦਿਲਾਸਾ ਬਹੁ ਦਯੋਂ, 
ਗੁਰੁ ਇਮ ਸੁਨ ਕਰਿ ਕੈ। 

ਤੌ ਭੀ ਦ੍ਿਗਿ ਜਲ ਜਾਤ ਤੈ', 
ਜਲ ਜਾਤਿ ਨਿਹਰ ਕੈ'। 
ਕਹਯੋ ਸਭਾਗੀ ਉਨਮਨੀ' 
ਤੂੰ ਕਯੋਂ ਮਨ ਮੈਂਹੈਂ'। 

ਮਮ ਗੁਰੁ ਪਿਤਾ ਜੁ ਹੈ ਕਹਯੋ, 
ਸੋ ਅਬਿ ਸਫਲੈ ਹੈ' ॥੧੧੨॥ 
ਰਵਿ ਸਮ ਸੁਤ ਤੁਮਰੇ ਭਵੈ', 
ਤੁਹਿ ਜਗ ਬਿਦਤੈ ਹੈ'। 

ਕਰੈ ਉਜਯਾਰੀ' ਗੁਰੁ ਕੁਲੈਂ, 
ਦਰਿ ਨ੍ਰਿਪ ਝੁਕੈ ਹੈ'। 

ਹਮ ਭੀ ਸਿੱਖਨਿ ਕਾਮਨਾ, 
ਪੂਰਨ ਕਰਿ ਐਹੈਂ। 

ਰਹੋ ਇਹਾਂ ਸੁਖ ਸੌਂ, 


ਭਵੈ ਬਡ ਲਾਭ ਤੁਮੈਂ ਹੈ ॥ ੧੧੨॥ 


ਪਤਿ ਕੇ ਬਰ ਅਤਿ ਮੋਦਦਾ' 


'ਕਾਮਨਾ ਪੂਰੀਆਂ ਕਰਨ ਵਾਲੀ ਕਾਮਧੇਨ ਨਾਮ ਦੀ ਗਊ। 
2ਚਿਤਵਣੀਆਂ ਪੂਰੀਆਂ ਕਰਨ ਵਾਲੀ ਚਿੰਤਾ ਮਣੀ। “ਕਲਪਣਾ 
ਪੂਰੀਆਂ ਕਰਨ ਵਾਲਾ ਦੇਵਤਿਆਂ ਦਾ ਬ੍ਰਿੱਛ, (ਅ) ਕਲਪ ਨਾਮ 
ਦਾ ਬ੍ਰਿੱਛ। 
'ਰੱਖਣਾ। 
'ਧਰਤੀ। 


ਪੁੰਨਿਆਂ ਦਾ ਚੰਦ। 
'ਰਾਤ ਨੂੰ ਖਿੜਨ ਵਾਲੇ ਫੁੱਲ ਦਾ ਬੂਟਾ, ਕਮੀ। 
'ਚਕਵਾ। “ਸੂਰਜ। 


'ਕੰਵਲਾਂ ਵਰਗੇ ਨੇਤ੍ਹਾਂ ਤੋਂ। 
ਪਾਣੀ ਜਾਂਦਾ ਵੇਖ ਕੇ। 
'ਉਦਾਸ। 

'ਮਨ ਵਿੱਚ। 


'ਹੁਣ ਸਫ਼ਲਾ ਹੋਵੇਗਾ। 

ਹੋਵੇਗਾ। 

'ਪੁਗਟ ਕਰੇਗਾ। 

'ਚਮਕਾਵੇਗਾ। 

(ਆਪਣੇ) ਬੂਹੇ ਤੇ ਰਾਜਿਆਂ ਨੂੰ ਝੁਕਾਵੇਗਾ। 





982 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਕਰਿ ਸੁਖ ਮਾਨਾ। 
ਦਿਵਸ ਚਚਢੈ ਗੁਰੁ ਨ੍ਿਪ ਸੈਂ, 
ਮਿਲਿ ਕੀਨ ਪਯਾਨਾ। 

ਜੈਤੇ, ਸਸਿ ਕ੍ਰਿਪਾਲ ਕੋ, 
ਘਨ ਸਯਾਮ, ਗੁਲਾਬੈਂ। 
ਰਾਮ ਦਯਾਲ, ਮੀਹਾਂ, ਸੁਖੂ, 
ਫਕੀਰ ਪੰਜਾਬੈਂ । ੧੧੪॥ 
ਡੇਰਾ ਨਿਜ ਸਬਿ ਸੌਂਪ ਕੈ, 
ਇਤਯਾਦਿਕ ਤਾਈਂ। 
ਅਭਿਨੰਦਨ ਮਹਿਲਾ ਤਈਂ'', 
ਕਰਿ ਬੰਦਨ ਮਾਈ'। 

ਸਿੱਖ ਸਾਧੁ ਭਟ ਸੇਵਕੈਂ, 
ਕੁਛ ਸੰਗ ਲਵਾਏ'। 

ਚਢੇ ਬਾਜ ਪੈ' ਸਤਿਗੁਰੂ, 
ਨ੍ਰਿਪ ਸੈਨ ਸੰਗਾਏ' ॥ ੧੧੫॥ 
ਚਲੇ ਦੀਹ ਦੁੰਦਭਿ' ਬਜੇ, 
ਭੇ ਸਗਨ ਉਦਾਰੈਂ। 

ਬਾਤ ਕਰਤ ਨਿਿਪ ਜਾਤ ਹੈ, 
ਮਗਿ ਗੁਰੂ ਸੰਗਾਰੈ'। 


ਚਢਿ ਚਲੀ ਅਪਾਰੀ। 
ਹਾਲਚਾਲ' ਸਬਿ ਦੇਸ ਮੈਂ, 
ਪਰਗੋ ਬਡ ਭਾਰੀ ॥ ੧੧੬ ॥ 
ਉਤਰ ਪੰਜ ਸਤ ਕੋਸ ਪੈ, 
ਫਜਰੇ' ਉਠਿ ਚਾਲੈਂ। 

ਤੰਬੂ ਗੁਰੁ ਕਾ ਨ੍ਰਿਪ ਤੈ, 

ਬਡ ਲਗੈ ਨਿਰਾਲੈਂ। 

ਫੌਜੀ ਸਰਦਾਰੂ। 


'ਮਾਤਾ ਗੂਜਰੀ ਜੀ ਨੂੰ ਸੰਤੋਖ ਦੇ ਕੇ। 
ਮਾਤਾ ਨਾਨਕੀ ਜੀ ਨੂੰ। 


'ਨਾਲ ਲੈ ਲਏ। 
ਘੋੜੇ ਉੱਪਰ। 

'ਰਾਜੇ ਦੀ ਫ਼ੌਜ ਨਾਲ। 
'ਵੱਡੇ ਧੌਂਸੇ। 


ਚਾਰ ਤਰ੍ਹਾਂ ਦੀ ਫ਼ੌਜ (ਹਾਥੀਆਂ, ਰੱਥਾਂ, ਘੋੜਿਆਂ ਦੀ ਅਤੇ 
ਪੈਦਲ)। 


(6). ਦੇ 
'ਡਡਰਲਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 983 


ਸੰਗਤ ਕਰਿ ਬਹੁ ਗੁਰੂ ਕੀ, 

ਹੋਏ ਸਿੱਖ ਚਾਰੂ' ॥੧੧੭॥ 

ਮਰਨੇ ਤੈ ਡਰ ਸਬੀ ਕੋ, 

ਵੈਰਾਗ ਉਪਜਾਯੋ। 

ਚਾਹਤ ਐਸੇ ਵਕਤ ਮੈਂ, 

ਗੁਰੁ ਹੋਇ ਸਹਾਯੋ। 

ਸਨੇ ਸਨੇ' ਮੁੰਗੇਰ” ਮੈਂ, ਹੌਲੀ ਹੌਲੀ। “ਬੰਗਾਲ ਪ੍ਰਾਂਤ ਦਾ ਮੁਨਿ ਗਿਰ ਨਾਮ ਦਾ ਇਕ 


ਸ਼ਹਿਰ। 
ਪਹੁੰਚੇ ਜਬਿ ਜਾਈ। 
ਗੰਗਾ ਤਟ ਸਤਿਗੁਰੁ ਥਿਰੇ, 
ਸੰਗਤ ਸੁਨਿ ਆਈ ॥੧੧੮॥ 
ਜੋ ਜੋ ਜਿਸ ਕਿਸ ਕਾਂਖ੍ਯੋ' 
ਗੁਰੁ ਹਿਤ ਸੋਂ ਦੀਨਾ। 
ਪੂਰ ਕਾਮਾ ਸਿੱਖਨਿ ਕੀ, 
ਮਗ ਆਗੇ ਲੀਨਾ। 
ਨ੍ਰਿਪ ਸੈਨਾ ਤੈ ਪੁਨ ਗੁਰੂ, 
ਨਯਾਰੇ ਹੂੰ ਚਾਲੇ। 
ਉੱਤਰੇ ਸਾਹਿਬ ਗੰਜ' ਮੈਂ, 
ਧਰਿ ਮੋਦ ਬਿਸਾਲੇ ॥ ੧੧੯॥ 
ਸੰਗਤ ਨੇ ਪੂਜਨ ਕਰੇ, 
ਦਿਨ ਦੋਇ ਰਹਾਏ। 
ਭਾਗਲਪੁਰ ਮੈਂ ਜਾਇ ਕੈ, 
ਬਹੁ ਦਾਸ ਤਰਾਏ। 
ਲੱਛਮੀ ਪੁਰ ਬਾਸੇ। 
ਲਖਿ ਕੰਤ ਸੁ ਖਾਸੈਂ!' ॥੧੨੮੦॥ 
ਰਾਜ ਮਹਿਲ ਬਾਹਰ ਥਿਰੇ, 
ਸੁਨਿ ਸੰਗਤ ਸਾਰੀ। 
ਆਠ ਪਹਿਰ ਮਿਲਨੇ ਹਿਤੈ, 





984 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਹਿਂ ਭਈ ਤਯਾਰੀ। 

ਗੁਰੁ ਦੂਸਰ ਦਿਨ ਚਲ ਪਰੇ, 
ਪਾਛੇ ਸਿੱਖ ਆਏ। 

ਨਹਿਂ ਦਰਸ਼ਨ ਉਨ ਕੋ ਭਯੋ, 
ਬਿਨ ਭਾਗ ਰਹਾਏ ॥ ੧੨੧॥ 
ਗੁਰੁ ਮਖਸੂਦਾ ਵਾਦ ਮੈਂ, 

ਹਰ ਗੰਗਾ ਪਾਰੈਂ। 

ਥਿਰੇ ਕਿਨਾਰੇ ਗੰਗ ਕੇ, 

ਸਿੱਖ ਮਿਲੇ ਅਪਾਰੈਂ। 


ਬਨਿਤਿ ਪਟੰਬਰ' ਬਹੁ ਵਹਾਂ?, 


ਸੋ ਭੇਟ ਚਢਾਈ। 

ਚਾਰ ਪਦਾਰਥ ਗੁਰੁ ਦਏ, 
ਆਸੀਸ ਅਲਾਈ ॥ ੧੨੨ ॥ 
ਲੱਲੂ ਨਾਮ ਸੁਨਾਰ ਕੇ, 

ਪਿਤ ਕੋ ਸੁਤ ਬਖਸ਼ੇ। 

ਪਟਨੇ ਮੈਂ ਜੋ ਆਜ ਲੌ, 
ਸੇਵਾ ਬਡ ਰਖਸੇ'। 


ਬਡ ਸੇਵਾ ਠਾਨੀ ॥ ੧੨੨ ॥ 
ਅੰਬ ਇਹਾਂ ਕੇ ਬਿਦਤ ਹੈਂ, 
ਬਹੁ ਮੁਲਕ ਮਝਾਰੇ। 

ਬਾਗ ਆਦਿ ਗੁਰੁ' ਕਾ ਤਹਾਂ, 
ਬਡ ਆਹਿ ਉਦਾਰੇ। 


ਮਾਸੰਦ ਬਡੇਰਾ ॥੧੨੪॥ 
ਬ੍ਰਿਧਾ ਮਾਈ ਤਾਂਹਿ ਕੀ, 


'ਰੇਸ਼ਮੀ ਕਪੜੇ। ?ਓਥੇ। 


'ਸਰੀ ਗੁਰੂ ਨਾਨਕ ਦੇਵ ਜੀ ਦਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 985 


ਥੀ ਭਗਤ ਮਹਾਯੋ'। 'ਵੱਡੀ ਭਗਤਣੀ ਸੀ। 
ਸੂਤ ਕਾਤ ਨਿਜ ਹਾਥ ਤੈ, 

ਸੁਚ ਬਸਨ' ਰਖਾਯੋ। 'ਪਵਿੱਤ (ਅਣ-ਲੱਗ) ਬਸਤੁ। 
ਪਲਾੰਘ ਸੀ ਗੁਰੁ ਆਦਿ ਕਾ 

ਘਰ ਮਾਂਹਿ ਰਖਾਯੋ। 

ਧੂਪ ਦੀਪ ਫੁਲ ਗੰਧਿ ਸੋਂ", 'ਸੁਗੰਧੀ ਨਾਲ। 
ਪੂਜੈ ਧਰਿ ਭਾਯੋ' ॥੧੨੫॥ 'ਸ਼ਰਧਾ ਧਾਰ ਕੇ। 
ਅੰਤ੍ਰਯਾਮੀ ਗੁਰੂ ਕਾ, 

ਨਿਤ ਧਯਾਨ ਸੁ ਧਰ ਹੈ। 

ਕਹੈ ਕਬੀ ਤੋ ਆਇ ਕੈ, 

ਬੈਠੈਂ ਇਸ ਪਰ ਹੈਂ। 

ਪਹਰੈਂ ਮੇਰੇ ਹਾਥ ਕਾ, 

ਇਹੁ ਬਸਨ ਸੁਹਾਵੋ। 

ਜਨਮ ਸਫਲ ਤਬਿ ਹੋਇਗਾ, 

ਜਬਿ ਦਰਸਨ ਪਾਵੋ' ॥੧੨੬॥ 

ਆਸ ਤੋਸ' ਦਾਸਨ ਗੁਰੂ, 

ਘਰ ਤਾਂਹਿ ਪਧਾਰੇ'। 

ਪਿਖਿ ਸ਼ੀਘਰ ਗੁਰੁ ਪਗ ਗਹੇ, 

ਤਨ ਮਨ ਦਿਯ ਵਾਰੇ। 


ਸੋ ਬਸਨ ਉਦਾਗੇ ॥੧੨੭॥ 

ਚਰਨ ਧੋਇ ਛਕਿ ਸੀਸ ਪਾ, 

ਘਰ ਮੈਂ ਛਿਟਕਾਯੋ। 

ਗਦ ਗਦ ਗਿਰਾ ਰੋਮਾਂਚ ਭਾ', 'ਕੰਠਰੁਕ ਗਿਆ ਤੇਰੋਮ ਖੜੇ ਹੋ ਗਏ। 
ਅਤਿ ਪ੍ਰੇਮ ਬਢਾਯੋ। 

ਤਨ ਮਨ ਧਨ ਸੁਧ ਭੂਲਗੀ, 

ਗੁਰੁ ਪਗ ਅਨੁਰਾਗੀ'। 'ਚਰਨਾਂ ਦੀ ਪ੍ਰੇਮਣ ਹੋ ਗਈ। 

ਇਕ ਟਕ ਸਸੀ ਚਕੋਰ ਜਰਯੋਂ, 





986 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੇਖਤਿ ਬਡ ਭਾਗੀ ॥ ੧੨੮ ॥ 

ਸੀ ਮੁਖ ਤੇ ਮਿਰਿਦੁ' ਮਧੁਰ? ਰਵਾ, 'ਕੋਮਲ। “ਮਿੱਠੀ। “ਬਾਣੀ। 
ਗੁਰੁ ਐਸ ਸੁਨਾਯੋ। 

ਖਿਚਯੋ ਤੁਮਾਰੇ ਪ੍ਰੇਮ ਕਾ, 

ਮੈਂ ਇਸ ਥਲ ਆਯੋ। 

ਤੁਮਰਾ ਭਾਉ ਬਿਲੋਕਬੇ 

ਕੋ, ਮਨ ਲਲਚਾਯੋ। 

ਭਾਵਤ ਬਰ' ਅਬਿ ਮਾਂਗ ਲੈ, 

ਹਮ ਖੁਸ਼ ਹੈ ਗਾਯੋ' ॥ ੧੨੯॥ 

ਸੁਨਿ ਬਧਾ ਅਤਿ ਦੀਨ ਹੈ, 

ਬੋਲੀ ਕਰ ਜੋਰੀ। 

ਨਿਤ ਦਰਸ਼ਨ ਤੁਮਰਾ ਭਵੈ, 

ਨਹਿਂ ਚਾਹੋਂ ਹੋਰੀ। 

ਅਦਭੁਤ ਬਾਨੀ' ਸੁਨਿ ਗੁਰੁ, 'ਅਸਚਰਜ ਬਚਨ। 
ਪਿਖਿ ਪ੍ਰੇਮ ਬਿਸਾਲਾ। 

ਦੁਰਲਭ ਬਰ ਜਾਚਨ ਕਰਯੋ', ।ਔਖ ਨਾਲ ਮਿਲਣ ਵਾਲਾ ਵਰ ਮੰਗਿਆ ਹੈ। 
ਬੋਲੇ ਕਿਰਪਾਲਾ ॥ ੧੨੦ ॥ 

ਕਰਿ ਇਸ਼ਨਾਨ ਐ ਧਯਾਨ ਜੋ, 

ਧਰਿ ਹੈਂ ਤੂੰ ਏਵੀ। 

ਆਇ ਦਰਸ ਹਮ ਦੈੱਹਗੇ, 

ਤਬਿ ਤੁਮ ਕੋ ਦੇਵੀ। 

ਬਸ ਪ੍ਰੇਮ ਕੇ ਹਮ ਸਦਾ, 

ਹੈ ਬ੍ਰਿਦ' ਹਮਾਰਾ। 

ਕਰਿ ਨਿਹਾਲ ਤਿਸ ਕੋ ਗੁਰੂ, 

ਭਵ ਸਿੰਧ ਉਧਾਰਾ ॥੧੨੧॥ 

ਧੰਨ ਸਿਖੀ ਧੰਨ ਸਤਿਗੁਰੂ 

ਧੰਨ ਪ੍ਰੇਮ ਉਦਾਰੈ। 

ਗਯਾਨ ਸਿੰਘ ਬਲਿਹਾਰਨੈ, 

ਹੂੰ ਬਾਰੰ ਬਾਰੈ ॥ ੧੩੨ ॥ 


< 


ਦਿਹਾਚਾ ; 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 987 


ਖਾਨ ਪਾਨ ਸਬਿਧਾਨ' ਕਰਿ, 'ਮਰਯਾਦਾ ਅਨੁਸਾਰ। 
ਪੌਢੇ ਗੁਰੁ ਪ੍ਰਯੰਕ। 
ਪਿਖਿ ਅਵਕਾਸ' ਅਰਾਮ ਕਿਯ, 'ਵਿਹਲ। 
ਅਬਿ ਬਿਸੁਾਾਮ ਨਿਸੰਕ ॥ ੧੩੩॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਨੌਮ ਗੁਰੂ ਕਾ ਢਾਕੇ ਜਾਵਨ' 
ਪ੍ਰਸੰਗ ਬਰਨਨੰ ਨਾਮ ਪੈਂਤੀਸਮੋਂ ਬਿਸਾਮ ॥ ੩੫॥ 





988 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੬. (ਕਾਮਰੂਪ ਤੇ ਆਸਾਮ ਦੇਸ ਦਾ ਉਧਾਰ) 


ਸ੍ਰੈਯਾ: 
ਜਿਨਿ ਕੇ ਸੁਨਿ ਬੈਨ ਭਵੈ ਉਰਿ ਚੈਨ, 
ਰਹੈ ਕੁਛ ਭੈ ਨ ਜਮੈਂ ਜਨ ਕੋ'। 


ਜਨ ਕੋ ਨਰ ਹੈ ਨਿਜ ਗਯਾਨ ਲਹੈ, 
ਤਿਨ ਤਾਪ ਦਹੈਂ ਤਿਨ ਹੂੰ ਤਨ ਕੋ'। 


ਤਨ ਕੋ ਸਮ ਤੁੱਛ ਤਿਲੋਕ ਬਿਲੋਕ, 
ਬਿਸੋਕ ਭਵੈ ਦਹਿ ਸੋਕਨ ਕੋ'। 


ਕਨ ਕੋ ਗੁਰੁ ਮੇਰੁ ਕਰੈਂ ਹਰਿ ਗਜਾਨ, 
ਧਿਆਨ ਧਰੈ ਗੁਰੁ ਅਰਜਨ ਕੋ' ॥੧॥ 


ਸੋ ਗਾਥਾ ਇਸ ਧਯਾਯ ਤੈ 
ਸੰਤ ਸੁਨੋ ਮਨ ਲਾਇ ॥੨॥ 


ਮੰਗਲ ਮਯ' ਸਮਾਨ ਸਬਿ ਸਾਜੇ ॥੨੩॥ 


'ਜਿਨ੍ਹਾਂ (ਸਤਿਗੁਰਾਂ) ਦੇ ਬਚਨ ਸੁਣ ਕੇ (ਦਾਸਾਂ ਦੇ) ਹਿਰਦੇ 
ਵਿੱਚ ਸ਼ਾਂਤੀ ਹੋ ਜਾਂਦੀ ਹੈ ਤੇ ਜਮਾਂ ਦਾ ਕੋਈ ਭੈ ਨਹੀਂ ਰਹਿੰਦਾ। 


(ਉਸ ਦੇ ਹਿਰਦੇ ਅੰਦਰ) (ਜਨ) ਸੰਸਾ ਕੋਈ ਨਹੀਂ ਰਹਿੰਦਾ 
ਆਪਣੇ ਸਰੂਪ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ (ਇਉਂ) 
ਤਿੰਨਾਂ ਹੀ ਸ਼ਰੀਰਾਂ (ਸਥੂਲ, ਸੂਖਮ, ਕਾਰਨ) ਦੇ ਤਿੰਨੇ ਤਾਪ 
ਸੜ ਜਾਂਦੇ ਹਨ। 


ਸਾੜ ਕੇ ਅਨੰਦ ਹੋ ਜਾਂਦਾ ਹੈ। 


।ਐਸੇ (ਸਤਿਗੁਰੂ) ਸਰੀ ਗੁਰੂ ਅਰਜਨ ਦੇਵ (ਜੀ ਮਹਾਰਾਜ) ਦਾ 
ਜੋ ਧਿਆਨ ਕਰਦਾ ਹੈ, ਗਿਆਨ ਸਿੰਘ (ਕਹਿੰਦਾ ਹੈ ਕਿ ਉਸ 
ਨੂੰ) ਗੁਰੂ ਜੀ ਕਿਣਕੇ ਤੋਂ ਸੁਮੇਰ (ਪਰਬਤ) ਬਣਾ ਦੇਂਦੇ ਹਨ। 


ਇਸ ੩੬ ਨੰ: ਬਿਸ੍ਹਾਮ ਵਿੱਚ ਗੁਰੂ ਜੀ ਢਾਕੇ ਤੋਂ ਕਾਮਰੂਪ ਤੇ 
ਆਸਾਮ ਹੀ ਪਹੁੰਚਣਗੇ, ਵਾਪਸ ਅਨੰਦ ਪੁਰ ਆਉਣ ਦਾ 
ਪ੍ਰਸੰਗ ਅਗਲੇ ਭਾਵ ੩੭ਵੇਂ ਬਿਸ੍ਹਾਮ ਵਿੱਚ ਆਵੇਗਾ। ਹੋ 
ਸਕਦਾ ਹੈ ਕਿ ਇਹ ਬਿਸ੍ਰਾਮ ਅਰੰਭ ਕਰਨ ਸਮੇਂ ਕਵੀ ਜੀ ਦਾ 
ਵਿਚਾਰ ਇਸ ਸਾਰੇ ਪ੍ਰਸੰਗ ਨੂੰ ਇਕੋ ਬਿਸ੍ਰਾਮ ਵਿੱਚ ਮੁਕਾਉਣ 
ਦਾ ਹੋਵੇ ਪਰ ਬਾਅਦ ਵਿੱਚ ਦੋਂ ਬਿਸ੍ਰਾਮ ਬਣਾ ਦਿਤੇ ਹੋਣ ਤੇ 
ਇਸ ਥਾਂ ਤੇ ਸੁਧਾਈ ਕਰਨੀ ਭੁੱਲ ਗਏ ਹੋਣ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਗਰ ਸਜਾਯੋ ਸਬਿ ਨਿਜ ਬਾਂਕਾ'। 
ਪਾਵਨ' ਪਰਮ ਪ੍ਰੇਮ ਪੁਰੈ ਕੈ?। 

ਅਰਪੈਂ ਅਨਿਕ ਅਕੋਰ' ਅਨੈ ਕੈ? ॥੪॥ 
ਬੰਦੈਂ ਬਿਬਿਧਾ' ਬਿਨੈ? ਬਖਾਨੈਂ। 

ਪਦ ਪੰਕਜ ਪਰਸੈਂ ਪੁਮਾਨੈਂ। 

ਕੁੰਕਮ' ਅੱਛਤ? ਚੰਦਨ ਚ਼ਰਚੈਂ”। 

ਅਤਰ ਅਲੋਕ' ਅਨਕਧਾ ਅਰਚੈਂ2 ॥੫॥ 
ਪੁੰਗੀ' ਪਾਨ ਸੀ ਫਲ” ਆਦੂ। 

ਮੇਵੇ ਮਿਠਿਆਈ ਬਹੁ ਸ੍ਰਾਦੂ। 

ਧੂਪ ਦੀਪ ਫੁਲ ਮਾਲ ਭਾਰਤੀ'। 

ਆਰਤ ਹਰ ਕੀ' ਕਰੈਂ ਆਰਤੀ ॥ ੬॥ 
ਪਢੈਂ ਸ਼ਬਦ ਧਰਿ ਪ੍ਰੇਮ ਮਹਾਹੈਂ। 

ਨੈਨਨਿ ਤੈ ਜਲ ਚਲਿ ਪੁਵਾਹੈਂ। 

ਗਦ ਗਦ ਗਿਰਾ' ਮਗਨ ਮਨ ਹੋਹੈਂ। 
ਪੁਲਕਾਵਲਿ' ਚਖ” ਇਕ ਟਕ ਜੋਹੈਂ” ॥ ੭ ॥ 
ਕੇਤਕ ਗੁਰੁ ਮੂਰਤਿ ਉਰਿ ਧਰਿ ਕੈ। 
ਪਰੇ ਮਸਤ ਹ੍ਹੋ ਤਨ ਸੁਧ ਹਰ ਕੈ। 

ਗੁਰੁ ਕੋ ਪਾਰਬ੍ਰਹਮ ਬਪੁ' ਮਾਨੈ। 

ਅਹੋਂ ਭਾਗ' ਆਪਨ ਪਹਿਚਾਨੈ ॥ ੮ ॥ 
ਗੁਰੁ ਪਿਖਿ ਪੇਮ ਪੁਸੰਨ ਬਿਸਾਲੈਂ। 

ਭਏ, ਕ੍ਰਿਪਾ ਕਰਿ' ਕਰੇ ਨਿਹਾਲੈਂ। 
ਚਾਰ ਪਦਾਰਥ ਬਖਸ਼ੇ ਭਾਰੀ। 

ਜਥਾ ਕਾਮਨਾ ਜਾਂਹਿ ਨਿਹਾਰੀ ॥੯॥ 
ਬਡ ਮਸੰਦ ਥਾ ਦਾਸ ਬੁਲਾਕੀ। 

ਨੱਥੇ ਸ਼ਾਹ ਸੰਤ ਸੁਚ ਬਾਂਕੀ'। 

ਇਨੈਂ ਅਕੋਰ ਬਟੋਰ' ਸਬਿਨਿ ਤੈ। 


989 


ਖ਼ੁਸ਼ੀ ਸਮੇਂ ਕਿਸੇ ਸੁਆਗਤ ਲਈ ਫੁੱਲ ਪੱਤਿਆਂ ਦਾ 
ਬਣਾਇਆ ਹੋਇਆ ਦਰਵਾਜ਼ਾ। 'ਫ਼ੁੱਲ ਅਤੇ ਪੱਤੇ ਆਦਿ ਦੀ 
ਮਾਲਾ ਜੋ ਦਰਵਾਜ਼ੇ ਉੱਪਰ ਸ਼ੋਭਾ ਲਈ ਖ਼ੁਸ਼ੀ ਸਮੇਂ ਲਟਕਾਈ 


ਜਾਵੇ। “ਝੰਡੀਆਂ। 
'ਸੁੰਦਰ। 

'ਪਵਿੱਤ੍ਰ। “ਭਰ ਕੇ। 
'ਭੇਟਾਵਾਂ। “ਲਿਆ ਕੇ। 


'ਅਨੇਕ ਢੰਗਾਂ ਨਾਲ ਨਮਸਕਾਰ ਕਰਦੇ ਹਨ। “ਬੇਨਤੀਆਂ। 


'(ਪ੍ਰਮਾਨੈ) ਪੂਜਣ ਯੋਗ ਚਰਨ ਕੰਵਲਾਂ ਨੂੰ ਛੋਂਹਦੇ ਹਨ। 
।ਕੇਸਰ। “ਚੌਲ। “ਛਿੜਕਦੇ ਹਨ। 


'ਅਲੌਕਕ, ਅਣੌਖਾ। “ਅਨੇਕ ਢੰਗਾਂ ਨਾਲ ਪੂਜਾ ਕਰਦੇ ਹਨ। 


'ਸੁਪਾਰੀ। ਨਲੇਰ। 
'ਸ਼ਰਧਾ ਤੇ ਪ੍ਰੀਤੀ ਨਾਲ। (ਅ) ਭਾਰਤੀ ਵੰਸ ਦੇ ਲੋਕ। 


'ਦੁੱਖਾਂ ਨੂੰ ਮੇਟਣ ਵਾਲੇ (ਸਤਿਗੁਰਾਂ) ਦੀ। 


'ਕੰਠਰੁਕ ਗਿਆ। 
ਰੋਮ ਖੜੇ ਹੋ ਗਏ। “ਨੇਤ੍ਰ। “ਦੇਖਦੇ ਹਨ। 





990 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਪੀ ਅੱਗ੍ਹ ਗੁਰੂ ਅਵਨਿ ਤੈ' ॥ ੧੦॥ ਧਰਤੀ ਉੱਤੇ। (ਅ) ਲਿਆ ਕੇ। 

ਕਹਸੋ ਗੁਰੂ ਹਮ ਪ੍ਰਸੰਨ ਭਏ। 

ਪੇਖਿ ਪ੍ਰੇਮ ਤੁਮਰਾ ਅਧਕਏ। 

ਧਰਮਸ਼ਾਲ ਰਚਿ ਸੰਤ ਟਿਕਾਵੋ। 

ਕੀਰਤਨ ਕਰੋ ਤਹਾਂ ਸੁਖ ਪਾਵੋ ॥੧੧॥ 

ਜੋੜ ਕਰੋ ਪ੍ਰਸ਼ਾਦ ਬੂਤਾਵੋ। 

ਬਾਂਛਿਤ ਫਲ ਸਬਿ ਗੁਰੁ ਤੈ ਪਾਵੋ। 

ਮਾਨਿ ਉਨੈ ਧਰਮਸਾਲ ਬਨਾਈ। 

ਮਥਰਾ ਪੁਰ ਮੈਂ ਹੈ ਅਬਿ ਤਾਂਈ ॥ ੧੨॥ 

ਦਰਸਨ ਹਿਤ ਗੁਰੁ ਕੀ ਤਸਵੀਰ। 

ਚਤਰ ਚਿਤੇਰੇ ਚਿਤ੍ਰ ਸ਼ਰੀਰ'। 'ਚਤੁਰ ਚਿੱਤੁਕਾਰ ਨੇ ਗੁਰਾਂ ਦੇ ਸ਼ਰੀਰ ਦੀ ਤਸਵੀਰ (ਚਿਤੁ) 
ਬਣਾ ਲਈ। 


ਧਰਮਸਾਲ ਕੇ ਵੀਚ ਰਖਾਈ। 

ਅਬਿ ਲੌ ਪੂਜਤਿ ਦਰਸਤਿ ਸਾਈ' ॥੧੩॥ 'ਉਸ (ਤਸਵੀਰ) ਦਾ। 
ਦੋਹਰਾ: 

ਬਿਦਾ ਹੋਇ ਉਨਿ ਤੈ ਗੁਰੂ, 


ਅਏ ਨ੍ਰਿਪ ਕੇ ਪਾਸ। 

ਗੰਗਾ ਮਾਟੀ ਨਗਰ ਢਿਗ, 

ਉਤ੍ਰੇ ਸਹ ਦਲ ਖਾਸ' ॥੧੪॥ 

ਚੌਪਈ: 

ਬੁਹਮਪੁੱਤ੍ਰ ਦਰਯਾਉ ਕਿਨਾਰੇ। 

ਥਲ ਉਤੰਗ ਪੈ' ਥਿਰੇ ਮੁਰਾਰੇ। 

ਮਾਟੀ ਔਰ ਗੁਰੂ ਗਿਰਵਾਈ। 

ਉਚਾ ਥਲ ਸੋ ਭਯੋ ਮਹਾਈ ॥੧੫॥ 

ਆਦਿ ਗੁਰੂ ਭੀ ਥੇ ਤਹਿਂ ਥਿਰੇ। 

ਯਾਹੀ ਤੇ ਗੁਰੁ ਨੌਮ ਉਤਰੇ। 

ਬਿਪਲ' ਬੰਗੁਲਾ ਗੁਰੁ ਬਨਵਾਯੋ। ਖੱਲ੍ਹਾ। 

ਖਟ ਰਿਤੁ ਸੁਖਦ ਰੁਚਿਰ ਪੁਖਤਾਯੋ' ॥੧੬॥ ___'ਸੁੰਦਰ ਤੇ ਪੱਕਾ। 
ਦੂਰ ਦੂਰ ਲੌ ਸੈਨ ਬਿਸਾਲੇ। 

ਉਤ੍ਹੇ ਨਦਿ ਤਟ ਭਟ ਥਟਿ ਆਲੇ'। ਨਦੀ ਦੇ ਕਿਨਾਰੇ ਸੂਰਮੇ ਘਰ ਬਣਾ ਕੇ ਉੱਤ੍ਹੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ਲਕ' ਕਰਾਈ ਨ੍ਰਿਪ ਮਹਾਂਈ। 

ਦੇਸ ਵੀਚ ਦਿਯ ਹਰਜਲ' ਪਾਈ ॥੧੭॥ 
ਭੂਪਤਿ ਦੇਸ ਕਾਮਰੂ ਵਾਰੇ। 

ਬਡ ਬਡ ਮੰਤ੍ਰੀ' ਸਬੈ ਹਕਾਰੇ”। 

ਕਹਸੋ ਨ੍ਰਿਪ ਜੋ ਇਹੁ ਚਢਿ ਆਯੋ। 

ਪੌਤ੍ਰ ਮਾਨ ਸਿੰਘ ਸੁਨ ਪਾਯੋ ॥੧੮॥ 
ਨਹਿੰ ਪੁਤਾਪ ਹਮਰਾ ਇਨਿ ਜਾਨਾ। 

ਆਇ ਮਿਿਤੁ ਕੇ ਮੁਖ ਲਪਟਾਨਾ'। 

ਸੋਯੋ ਕੇਹਰ ਇਨੈ ਬੰਗਾਰਾ। 

ਅਗਨਿ ਪੁਜੁਲਤ ਵੀਚ ਕਰ ਡਾਰਾ' ॥ ੧੯॥ 
ਮਾਨ ਸਿੰਘ ਸੀ' ਇਸ ਸੋਂ ਕਰੋਂ। 

ਪਾਛੇ ਤੁਰਕੇਸਰ ਦਲ ਹਰੋਂ। 

ਗੁਰੁ ਸਰਬਗਯ ਘਾਤ' ਉਨਿ ਕੇਰੀ। 

ਸਮਝ ਪੁਨਾ ਭੂਪਤਿ ਸੋਂ ਟੇਰੀ ॥੨੦॥ 
ਮਮ ਭਰੋਸ ਜੇ ਤੂੰ ਚਢਿ ਆਯੋ। 

ਤੌ ਹਮਰਾ ਸਬਿ ਬਚਨ ਕਮਾਯੋ। 

ਨਦਿ ਢਿਗ ਤੈ ਦਲ ਦੂਰ ਉਤਾਰੋ। 

ਏਕ ਕੋਸ, ਬਿਨ ਦੇਰ ਨਿਹਾਰੋ' ॥੨੧॥ 
ਅਫਸਰ ਤਬਿ ਸਬਿ ਨ੍ਰਿਪ ਬੁਲਾਏ। 

ਬਚਨ ਗੁਰੂ ਕਾ ਦਯੋ ਸੁਨਾਏ। 

ਕੇਤਕ ਮਾਨ ਦੂਰ ਜਾ ਥਿਰੇ। 

ਕਿਤਕ ਅਸ਼ਰਧਕ ਰਹੇ ਸੁ ਪਰੇ' ॥ ੨੨ ॥ 
ਬਹੁ ਤੁਰਕਨਿ ਬਹੁ ਤਰਕ! ਉਠਾਈ। 
ਕਹੈਂ ਗੁਰੂ ਮੈਂ ਕਹਾਂ ਸਿਧਾਈ'। 

ਨ੍ਰਿਪ ਕੋ ਰਾਖਯੋ ਉਨਿ ਬਹਕਾਈ'। 
ਰਖਯੋ ਹਿੰਦੂਅਨਿ ਗੁਰੂ ਠਰਾਈ ॥ ੨੨ ॥ 
ਨਿਸਾ ਪਰੀ ਜਬਿ ਮੰਤ੍ਰੀ ਆਏ। 

ਨਦ ਤਟ ਡਮਰੂ' ਢੋਲ ਬਜਾਏ। 

ਮੰਤ੍ਰ ਕਰਿ ਨਰ ਦੀਨੋ ਬਲੀ। 


ਉਛਲਯੋ ਨਦਿ' ਦਲ ਦਿਸਿ ਬਿਧਿ ਭਲੀ 


'ਬਹੁਤੀਆਂ ਬੰਦੂਕਾਂ ਦਾ ਇਕੱਠਾ ਵਾਰ। 
'ਹਲਚਲੀ। 


'ਮੰਤ੍ਰਾਂ ਨੂੰ ਕਰਨ ਵਾਲੇ। “ਸੱਦ ਲਏ। 


'ਮੌਤ ਦੇ ਮੂੰਹ ਨੂੰ ਚਿੰਬੜਿਆ ਹੈ। 


'ਬਲਦੀ ਅੱਗ ਵਿੱਚ ਹੱਥ ਪਾਇਆ ਹੈ। 
'ਵਰਗੀ। 


'ਦਾਅ, ਸਕੀਮ। 


(ਉਥੇ ਹੀ) ਪਏ ਰਹੇ। 

'ਹੁੱਜਤ। 

(ਤੁਰਕ) ਕਹਿੰਦੇ ਹਨ ਗੁਰੂ ਵਿੱਚ ਕਿੱਥੇ ਸ਼ਕਤੀ ਹੈ। 
'ਧੋਖੇ ਵਿੱਚ। 


'ਜਾਦੂਗਰ। 


991 





992 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੨੪॥ 

ਤੁਰਕ ਹਜਾਰੋਂ ਅਸੂ ਅਸਵਾਬੂ। 

ਚਾਲੇ ਬਹਿ' ਜਲ ਅੱਗਰ ਸ਼ਿਤਾਬੂ। 
ਉਮਰਾਵਨਿ ਕੋ ਲੈ ਨ੍ਰਿਪ ਆਯੋ। 

ਤ੍ਰਾਹਿ ਤ੍ਰਾਹਿ' ਕਰਿ ਪਗ ਲਪਟਾਯੋ ॥੨੫॥ 
ਗੁਰੁ ਲਿਖਿ ਸ਼ਬਦ ਗ੍ਰੰਥ ਗੁਰੁ ਕੇਰੋ। 
ਬਜਵਾਯੋ ਧਰਿ ਧੌਂਸ ਉਚੇਰੋ'। 

ਧੌਂਸ ਅਵਾਜ ਜਹਾਂ ਲੌ ਗਈ। 

ਮੰਤ੍ਰ ਸ਼ਕਤਿ ਉਨਿ ਕੀ ਹਤ ਭਈ ॥੨੬॥ 
ਆਇ ਥਾਹਿ' ਦਰਯਾਇ ਚ਼ਲਾਨਾ। 

ਤਬਿ ਸਤਿਗੁਰੁ ਯੋਂ ਬਚਨ ਬਖਾਨਾ। 

ਜੋ ਬਹਿ ਗਏ ਸੋ ਜਾਨੋਂ ਗਏ। 

ਬਾਕੀ ਬਚੇ ਨ ਅਬਿ ਕੁਛ ਥਏ' ॥੨੭॥ 
ਮੋਹਿ ਭਰੋਸੇ ਤੁਮ ਚਲਿ ਆਏ। 

ਕਾਰਜ ਸਿੱਧ ਭਵੈ ਗੁਰੁ ਭਾਏ। 

ਕਹਯੋ ਕਮੈਹੋ ਬਿਘਨ ਨ ਪੈਹੈਂ। 

ਨਹੀਂ ਤ ਯੌਂ ਹੀ ਫਿਰਿ ਪਛੁਤੈਹੈਂ ॥੨੮॥ 
ਪੂਰਨ ਪ੍ਰਭਤਾ ਪ੍ਰਭ ਕੀ ਪੇਖੀ। 
ਸਬਿਹਨਿ ਬੰਦੇ ਚਰਨ ਬਿਸੇਖੀ। 

ਕਹਯੋ ਭਰੋਸ ਹਮੈ ਬਡ ਆਵਾ। 

ਅਬ ਹੈ ਜੀਤ ਰੁ ਪ੍ਰਾਨ ਬਚਾਵਾ ॥ ੨੯॥ 
ਕਯਾ ਕਰਨਾ ਥਾ ਹਮ ਲਰਿ ਇਨਿ ਕਾ। 
ਹੁਕਮ ਦਰਯਾਉ ਮਾਨ ਹੈਂ ਜਿਨਿ ਕਾ। 

ਰਾਵਰ ਜੇ ਨਹਿ ਹਮੈ ਬਚਾਤੇ। 

ਅਬਿ ਹੀ ਸਬਿ ਹੀ ਕਿਤਿ ਰੁੜ੍ਹ ਜਾਤੇ ॥੩੦॥ 
ਜਾਇ ਭੂਪ ਉਮਰਾਵਨ ਤਬੈ। 

ਜੋ ਥੇ ਬਚੇ ਸੰਭਾਰੇ ਸਬੈ। 

ਪੁਨਾ ਕਾਮਰੂ ਪਤੀ ਬਿਸੇਸੈਂ। 

ਮੰਤੁ ਜੰਤ ਕਰਵਏ ਅਸੇਸੈਂ' ॥ ੨੧॥ 'ਬਹੁਤੇ। (ਅ) ਸਾਰੇ। 
ਮੋਹਨ ਤਾਪਨ ਹਤਨ ਉਚਾਟਨ'। ਮੋਹਿਤ ਕਰ ਲੈਣਾ, ਤਪਾਉਣਾ, ਮਾਰ ਦੇਣਾ ਤੇ ਮਨ ਉਖੇੜ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 993 


ਗੁਰੁ ਸਮੁੱਥ ਸਬਿ ਕੀਨੇ ਹਾਟਨ'। 

ਵਹਿ ਹਾਰੇ ਕਰਿ ਜਤਨ ਅਨੇਕੈ। 
ਭੂਪਤਿ ਪਰ ਨਹਿਂ ਬਯਾਪਯੋ ਏਕੈ ॥ ੩੨॥ 
ਕਾਮਰੂਪ ਨਰ ਕਹਾਂ ਵਿਚਾਰੇ। 

ਸੁਰ ਨਰ ਅਸੁਰ ਤ੍ਰਿਲੋਕ ਮਝਾਰੇ। 
ਬਿੰਗਾ ਬਾਲ ਨ ਤਿਹ ਕਰਿ ਸਾਕੈਂ। 
ਰੱਖਕ ਹੋਵਤਿ ਸਤਿਗੁਰੁ ਜਾਂ ਕੈ ॥੩੩॥ 
ਈਸ਼ਰ ਭੀ ਕਰਮਨਿ ਅਨੁਸਾਰੇ। 

ਜੀਵ ਸਭੈ ਚੌਰਾਸੀ ਡਾਰੇ। 
ਸਤਿਗੁਰੁ ਸੋਂ ਭੀ ਬੰਧ ਕਟੈ ਹੈਂ। 

ਪੇਸ਼ ਨ ਕੁਛ ਜਗਤੇਸ਼ਹਿ ਜੈ ਹੈ ॥੨੪॥ 
ਦੋਹਰਾ: 

ਪੁਨਾ ਕਾਮਰੂ ਪਤੀ ਨੇ, 
ਤ੍ਰਿਯਾ ਪਠਾਈ ਭੂਰ'। 

ਜੇ ਪੂਰਨ ਮਸ਼ਹੂਰ ॥ ੩੫॥ 


ਸੋ ਨਾਰੀ ਮਿਲਿ ਅਈ ਅਪਾਰੀ। 

ਜੋਬਨ ਰੁਪ ਗੁਨਾਕਰ ਸਾਰੀ'। 'ਸਾਰੀਆਂ ਜੁਆਨੀ, ਰੂਪ ਤੇ ਗੁਣਾਂ ਦੀ ਖਾਣ ਹਨ। 
ਹੇਰਿ ਜਿਨੈ ਮੁਨਿ ਮਨ ਭਰਮੇ ਹੈ। 

ਔਰ ਜਨਨਿ ਕੀ ਕਹਾਂ ਕਹੈ ਹੈਂ ॥੩੬॥ 
ਪਗ ਨਹਿ ਭਿਗਯੋ ਦਰਯਾਉ ਮਝਾਰੀ। 
ਉਪਰ ਕੋ ਆਈ ਚਲਿ ਸਾਰੀ। 

ਰੂਪ ਸ਼ਿੰਗਾਰ ਪੇਖਿ ਤਿਨਿ ਕੇਰੋ। 

ਦਲ ਮੈਂ ਖਰਭਰ' ਭਯੋ ਬਧੇਰੋ ॥ ੩੭ ॥ 
ਪਾਇ ਸਾਰ' ਗੁਰਿ ਭੂਪਤਿ ਤਾਈਂ। 

ਕਹਿ ਕਰਿ ਸਗਰੀ ਮਾਰ ਭਗਾਈ। 

ਪੁਨਿ ਉਨਿ ਰਿਸ ਕੈ ਜਾਦੂ ਕੀਨੇ। 

ਕਿਨਿ ਚਢਿ ਬ੍ਰਿੱਛ ਉਡਾਏ ਪੀਨੇ' ॥੩੮॥ 





994 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੇਤਿਕ ਆਈ ਭੀਤ ਦੁਰਾਏ'। 
ਕਿਨਹੂੰ ਡਮਰੂ' ਢੋਲ ਚਲਾਏ। 

ਕੇਹਰ ਬ੍ਰਿੱਕ ਤਰਕ ਅਸਵਾਰੀ'। 

ਲਗੀ ਤ੍ਰਾਸ ਉਪਜਾਵਨ ਭਾਰੀ ॥ ੩੯ ॥ 
ਇਤ ਉਤ ਨਭ ਮੈਂ ਫਿਰਤ ਅਪਾਰੇ। 
ਲਸ਼ਕਰ ਭੌ' ਭਾਗਨ ਕੌ ਤਯਾਰੇ। 

ਤੁੱਪਕ' ਤੋਪ ਨ੍ਿਪ ਚਲਵਾਈ। 

ਉਨ ਕੀ ਦਿਸ ਗੋਲੇ ਨਹਿ ਜਾਈਂ ॥੪੦॥ 
ਕੇਤਿਕ ਹਟ ਕਰਿ ਪਾਛੈ ਘਾਏ'। 

ਕੇਤਕ ਗਿਰੈਂ ਕਦਮ ਦਸ ਜਾਏ। 

ਤੋਪ ਬੰਦੂਕ ਬੰਦ ਪੁਨ ਹੋਈ। 

ਉਨਿ ਕੀ ਓਰ' ਚਲੇ ਨਹਿਂ ਕੋਈ ॥੪੧॥ 
ਹੇਰਿ ਹਿਰਾਨ ਨ੍ਿਪ ਉਮਰਾਵਨਿ। 

ਆਇ ਗਹੇ ਗੁਰੁ ਕੇ ਪਗ ਪਾਵਨ। 


ਗੁਰੂ ਬੰਗੁਲੇ ਤੇ ਹੂੰ ਬਾਹਰ। 
ਸਤਿਨਾਮੁ ਉਚਰਯੋ ਜਸ ਜਾਹਰ ॥੪੨॥ 
ਸ਼ਕਤਿ ਨਾਸ ਜਾਦੂ ਕੀ ਭਈ। 

ਇਤ ਉਤ ਦੌਰਿ ਡਰਤਿ ਵਹੁ ਗਈਂ ॥੪੨॥ 
ਦੋਹਰਾ: 

ਇਕ ਉਨਿ ਕੀ ਸਰਦਾਰ ਬਡ, 


ਹਾਥ ਜੋਰਿ ਸਿਰ ਨਾਇ' ॥੪੪॥ 
ਚੌਪਈ: 

ਅੰਚਰਿ ਡਾਰਿ ਗਰੇ' ਪੁਨ ਬੋਲੀ। 

ਹੇ ਪ੍ਰਭ ਪੂਰਨ ਪੁਰਖੁ ਅਤੋਲੀ। 

ਹਿੰਦੂ ਧਰਮ ਰੱਖਨ ਹਿਤ ਸ੍ਹਾਮੀ। 

ਆਪ ਧਰਯੋ ਤਨ ਪੂਰਨ ਕਾਮੀ' ॥੪੫॥ 
ਤੁਰਕ ਮਲੇਛੈਂ ਕਾਂਹਿ ਜਿਤੈ ਹੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 995 


ਹਿੰਦੂ ਨ੍ਰਿਪ ਕਾ ਰਾਜ ਗਵੈ ਹੋ। 

ਗੁਰੂ ਕਹਯੋ ਤੈਂ ਸਹੀ ਬਖਾਨੀ। 

ਇਹੁ ਹਮ ਕੋ ਸੰਗ ਲਜਾਏ ਸਯਾਨੀ' ॥੪੬॥ 'ਹੇ ਸਿਆਣੀ (ਇਸਤ੍ਰੀ)। (ਅ) ਤੂੰ ਜਾਣ। 
ਤਾਂ ਤੇ ਇਨਿ ਕੀ ਮੱਦਤ ਕੈ ਹੈਂ। 

ਤੁਵ ਨ੍ਰਿਪ ਕੋ ਭੀ ਹਤਯੋ ਨ ਚੈਹੈਂ। 

ਤੁਮ ਜਾਵੋ ਨਿਜ ਨ੍ਰਿਪੈਂ ਸਿਖਾਵੋ। 
ਮੁਲਾਕਾਤ ਕੀ ਬਾਤ ਠਰਾਵੋਂ ॥ ੪੭ ॥ 

ਬੀਚ ਹੋਇ ਹਮ ਸੁਲ੍ਹਾ ਕਰਾਵੈਂ। 

ਦੁਹੂੰ ਦਿਸਾ ਕੀ ਲਾਜ ਰਖਾਵੈਂ। 

ਜਾਇ ਭੂਪ ਪੈ ਤਾਂਹਿ ਉਚਾਰੀ। 

ਮਹਾਂ ਪੁਰੁਖੁ ਇਕ ਇਨਿ ਸੰਗ ਭਾਰੀ ॥੪੮॥ 
ਮੰਤ ਜੰਤੂ ਤੰਤੁਜਾਦੂ। 

ਤਿਨ ਕੇ ਸੰਮੁਖ ਜਾਵਤਿ ਬਾਦੂ'। 

ਔਰ ਉਪਾਇ ਨ ਦੀਖਤ ਕੋਊ। 

ਮਿਲੋ ਤਾਂਹਿ ਦ੍ਰਾਰੇ' ਸੁਖ ਹੋਊ ॥੪੯॥ 
ਕਹਜੋ ਭੂਪ ਅਬਿ ਦੇਵਿ ਕੁਮੱਖਯਾ'।। 

ਨਿਜ ਦਾਸਨ ਕੀ ਕਰਿ ਹੈ ਰੱਖਯਾ। 

ਤਬੈ ਭੂਪ ਪਾਵਨ' ਹੂੰ ਬੈਠਾ। 

ਧਯਾਨ ਭਗਵਤੀ ਮੈਂ ਮਨ ਐੱਠਾ' ॥੫੦॥ 
ਅਰਧ ਨਿਸਾ ਲੌ ਦੇਵਿ ਅਰਾਧੀ। 

ਪਰਯੋ ਸੇਜ ਪੁਨ ਨਿੰਦ੍ਹਾ ਸਾਧੀ'। 

ਸੁਪਨ ਭਗਵਤੀ ਨੇ ਯੌ ਦੀਓ। 

ਸੀ ਨਾਨਕ ਹਰਿ ਬਪੁ' ਜਗ ਥੀਓ ॥੫੧॥ 
ਗੁਰੁ ਅਵਤਾਰ ਆਜ ਲੌ ਕਬੈ। 

ਲਯੋ ਨ ਥਾ ਪ੍ਰਭੁ ਲੀਨੋ ਅਬੈ। 

ਤੀਨ ਜੁਗ ਜਿਨ ਜਪ ਤਪ ਸਾਧਾ। 

ਤਿਨੈ ਮਿਲੈ ਫਲ ਗਯਾਨ ਅਬਾਧਾ' ॥੫੨॥ 
ਮੁਨੀ ਸੁਰਾਸੁਰ ਨਰ ਤਨ ਧਰਿ ਕੈ। 
ਸਤਿਗੁਰ ਕੀ ਸਰਨਾਈ ਪਰ ਕੈ। 

ਲੈ ਉਪਦੇਸ਼ ਕਲੇਸ਼ ਅਸੇਸੈਂ। 





996 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰ ਕਰਿ' ਤਰਿ ਹੈਂ ਭਵਨਿਧਿ ਵੇਸੈਂ£ ॥੫੩॥ __'ਨਾਸ ਕਰਕੇ। 'ਵੱਡੇ ਸੰਸਾਰ ਸਮੁੰਦਰ ਨੂੰ। (ਬੇਸ- ਵੱਡਾ)। 
(ਅ) ਚੰਗੀ ਤਰ੍ਹਾਂ। 

ਜਪ ਤਪ ਭਗਤੀ ਜਨਮ ਹਜਾਰੋਂ। 

ਕਰੇ ਜਿਨੈ ਪੂਰਬ ਦਿਢ ਧਾਰੋ। 

ਸੋ ਇਨਿ ਕਾ ਉਪਦੇਸ਼ ਕਮੈ ਹੈ। 

ਬੁਹਮ ਗਯਾਨ ਗਹਿ ਬੰਧ ਕਟੈ ਹੈ ॥੫੪॥ 

ਸਤਿਗੁਰੁ ਕੀ ਪਦਵੀ ਇਨਿ ਤਾਈ। 

ਦਈ ਅਕਾਲ ਪੁਰਖ ਬਡਿਆਈ। 

ਦਸ ਅਵਤਾਰ ਧਾਰ ਗੁਰੁ ਨਾਨਕ। 

ਭਵਿ ਨਿਧਿ ਜੀਵ ਉਧਾਰੈਂ ਆਨਿਕ' ॥੫੫॥ 

ਨੌਮੇ ਗੁਰੁ ਅਬਿ ਤੇਗ ਬਹਾਦਰ। 

ਸਰਬ ਸ਼ਕਤਿ ਮਤ ਹੈਂ ਇਹੁ ਨਾਦਰ'। 

ਤੁਮਰੇ ਭਾਗ ਇਹਾਂ ਲੈ ਆਏ। 

ਭਵੈ' ਲਾਭ ਸੁਖ ਸਰਨ ਸਿਧਾਏ ॥੫੬॥ 

ਦੇਵੀ ਜਬਿ ਇਹੁ ਸੁਪਨ ਦਿਖਾਯਾ। 

ਜਗਜੋ ਭੂਪ ਮਨਿ ਬਹੁ ਬਿਸਮਾਯਾ। 

ਭੋਰ ਭਏ ਨਿਜ ਸਚਵ' ਬੁਲਾਏ। 

ਸੁਪਨ ਬ੍ਰਿਤਾਂਤ ਕਹਯੋ ਸਮਝਾਏ ॥੫੭॥ 

ਬਾਤ ਏਹੁ ਸੁਨਿ ਨ੍ਰਿਪ ਕੀ ਮਾਤਾ। 

ਦੇਵੀ ਦਰਸ ਦੇਤਿ ਜਿਹ ਖਯਾਤਾ'। 

ਪਾਵਨ ਹੈ ਸਮੱਗ੍ਹੀ ਲੈ ਕੈ। 

ਪੂਜਨ ਕੀਨੋ ਮੰਦਰਿ ਜੈ ਕੈ ॥੫੮॥ 

ਕਰਿ ਉਸਤਤਿ ਬਡ ਧਿਆਨ ਜੁ ਧਰਾ। 

ਦੇਵੀ ਹੂੰ ਪ੍ਰਸੰਨ ਇਮ ਰਰਾ'। 'ਕਿਹਾ। 

ਜੋ ਨ੍ਰਿਪ ਕੋ ਮੈਂ ਸੁਪਨ ਦਿਖਾਯੋ। 

ਮਾਨੋ ਸਹੀ ਵਹੀ ਮੈਂ ਗਾਯੋ! ॥੫੯॥ ਜੋ ਮੈਂ ਕਿਹਾ ਹੈ। 

ਮੰਦਰ ਅੰਦਰ ਤੈਰਵ' ਐਸੇ। ਬਾਣੀ, ਆਵਾਜ਼। 

ਸੁਨਿ ਰਾਨੀ ਪੁਨ ਕੀਨੋ ਵੈਸੇ। 

ਇਤੈ ਬਿਸ਼ਨ ਸਿੰਘ ਗੁਰੁ ਢਿਗ ਐ ਕੈ। 

ਕਰੀ ਅਰਜ਼ ਮਨਿ ਗਰਜ਼ ਧਰੈ ਕੈ' ॥੬੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 997 


ਬਿਤੇ ਬਹੁਤ ਦਿਨ ਇਹਾਂ ਗੁਸਾਈਂ। 
ਸਬਿ ਉਮਰਾਵ ਰਹੇ ਅਕੁਲਾਈ'। 
ਲਿਖਿ ਲਿਖਿ ਔਰੰਗਜ਼ੇਬ ਪਠੈ ਹੈ। 
ਕਿਆ ਤੁਮ ਗਏ ਬੈਠਨੇ ਪੈ ਹੈ ॥੬੧॥ 
ਖਰਚ ਖਜਾਨੇ ਦਏ ਮੁਕਾਈ। 

ਹਮੈ ਸੋਚ ਤਕਲੀਫ ਮਹਾਈ। 

ਜੇ ਅਬਿ ਰਾਵਰ ਆਗਜਾ ਦੇਵੈਂ। 

ਪਾਰ ਉਤਰ ਹਮ ਜੰਗ ਕਰੇਵੈਂ ॥ ੬੨ ॥ 
ਕਹਜੋ ਗੁਰੂ ਸੁਨਿ ਨ੍ਹਿਪ ਸਯਾਨੇ। 

ਏਸ ਦੇਸ ਪਤਿ ਕੇ ਬ੍ਰਿਧਾਨੇ'। 

ਪੂਜਾ ਦੇਵੀ ਕੀ ਬਹੁ ਕੀਨੀ। 

ਬਹੁਤ ਬਰਸ ਧਰਿ ਕਸ਼ਟ ਕਠੀਨੀ' ॥ ੬੩ ॥ 
ਦੇਵ ਹੂ ਪਰਤੱਖ ਬਰ ਦਏ। 

ਰਾਜ ਤੁਮਾਰਾ ਰਹੇ ਅਖਏ'। 

ਤੁਮਰਾ ਰਾਜ ਖੋਹਨਿ' ਜੋ ਐਹੈ। 
ਕਰਹੌਂ ਮੈਂ ਤਾਹੂੰ ਕੋ ਖੈ ਹੈ ॥੬੪॥ 
ਜੱਦਸਪਿ ਹਮ ਸਹਾਇ ਹੈਂ ਤੇਰੇ। 
ਆਇ ਨ ਸਕੈ ਸੁਰਾਸੁਰ ਨੇਰੇ। 

ਤੌ ਭੀ ਹਮ ਵਹਿ' ਏਕ ਰੂਪ ਹੈਂ। 
ਲਰਨੇ ਤੈ ਤੌ ਸੁਲ੍ਹਾ ਖੂਪ ਹੈ' ॥੬੫॥ 
ਮਿਲੈ ਭੂਪ' ਜੇ ਤੁਮ ਕੋ ਆਈ। 

ਈਨ ਮਨਾਈ ਜਾਹੁ ਜੈ ਪਾਈ। 

ਜੰਗ ਜੂਪ' ਹੈ ਤਿਲਕਿਨ ਬਾਜੀ। 
ਕਿਆ ਜਾਨੈਂ ਕਿਸ ਕੀ ਰਹਿ ਲਾਜੀ' ॥੬੬॥ 
ਰਾਜਨੀਤ ਪੁਨ ਚਾਰ ਪੁਕਾਰੋ। 

ਸਾਮ' ਦਾਮ” ਭਿਦ” ਦੰਡ'' ਵਿਚਾਰੋਂ। 


ਪਹਿਲੇ ਉੱਤਮ ਦਰਜੇ ਤੀਨੇ। 
ਬਰਤਤਿ ਇਨ ਮੈਂ ਨੀਤਿ ਪੁਬੀਨੇ ॥੬੭॥ 


'ਇਸ ਦੇਸ਼ ਦੇ ਰਾਜੇ ਦੇ ਵੱਡਿਆਂ ਨੇ। 
'ਕਠਨ, ਔਖੇ। 


'ਨਾਸ ਰਹਿਤ। 
'ਖੋਹਣ ਲਈ। 


'ਅਸੀਂ ਤੇ ਉਹ ਕਾਮ ਰੂਪ ਦਾ ਰਾਜਾ। 
'ਚੰਗੀ ਹੈ। 
'ਆਸਾਮ ਦਾ ਰਾਜਾ। 


'ਜੂਆ। 
'ਇੱਜ਼ਤ। 


'ਸਾਮ=ਪਿਆਰੇ ਬਚਨਾਂ ਨਾਲ ਕ੍ਰੋਧ ਸਾਂਤ ਕਰਨਾ। “ਦਾਮ=ਧਨ 
ਦੇ ਕੇ ਪ੍ਰਸੰਨ ਕਰਨਾ। 'ਫੁੱਟ ਪਾ ਕੇ ਕੰਮ ਸਿੱਧ ਕਰ ਲੈਣਾ। 
''ਸ਼ਸਤ੍ਰ ਅਤੇ ਬਲ ਨਾਲ ਸਜ਼ਾ ਦੇਣੀ। 





998 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇ ਇਨ ਤੈ ਨਹਿਂ ਕਾਜ ਸਿਧੈ ਹੈ। 

ਬੁਧਿ ਜਨ ਫੇਰ ਚਤੁਰਥੋ ਕੈਹੈਂ। 

ਬਿਸ਼ਨ ਸਿੰਘ ਸੁਨਿ ਅਤਿ ਖੁਸ਼ ਭਯੋ। 
ਮਾਨਯੋ ਨਿਸਚੇ ਜਸ ਮੁਹਿ ਅਯੋ ॥੬੮॥ 
ਲੀਕ ਸਿਲਾ' ਗੁਰੁ ਬਾਨੀ ਸਾਚੀ। 

ਭਈ ਫਤੇ ਅਬਿ ਮੈਂ ਦਿਢ ਜਾਚੀ'। 
ਜਗਿਬੰਦਨ' ਕੋ ਬੰਦਨ ਕੈ ਕੈ। 

ਡੇਰੇ ਅਯੋ ਮਹਾਂ ਮੁਦ ਥੈ ਕੈ' ॥੬੯॥ 
ਦੋਹਰਾ: 

ਉਤ ਤੈ ਨ੍ਰਿਪ ਆਸਾਮ ਪਤਿ, 

ਲੈ ਮੰਤਰੀ ਪਰਵਾਰ। 

ਤਰੀ ਵੀਚ ਥਿਰਿ' ਤਰਿ ਅਯੋ, 

ਗੁਰੁ ਢਿਗ ਨਦਿ ਇਤ ਪਾਰ ॥ ੭੦॥ 
ਚੌਪਈ: 

ਗੁਰੂ ਦਮਦਮੇ ਪਰ ਥੇ ਬੈਠੇ। 

ਆਇ ਗਹੇ ਪਦ ਪੰਕਜ ਤੈਠੇ'। 

ਤੋਫੇ ਨਕਦ ਭੇਟ ਧਰਿਰੂਰੀ'। 

ਦਰਸ ਪਰਸ ਹੋਯੋ ਮੁਦ ਭੂਰੀ' ॥ ੭੧॥ 
ਪਾਗ ਉਤਾਰ ਧਰੀ ਗੁਰੁ ਆਗੇ। 

ਸੰਧਿ' ਕਰਨ ਚਾਹੀ ਬਡ ਭਾਗੇ। 

ਨਿਜ ਕਰ ਸੋਂ ਗੁਰੁ ਸਿਰ ਤਿੰਹ ਧਰੀ। 
ਸਬਿ ਬਿਧਿ ਔਰ ਤਸੱਲੀ ਕਰੀ ॥ ੭੨॥ 
ਬਿਸ਼ਨ ਸਿੰਘ ਕੋ ਤਬੈ ਬੁਲਾਯੋ। 

ਸੁਨਿ ਉਮਰਾਵਨ ਯੁਤ ਮੁਦ ਆਯੋ। 
ਮਿਲੇ ਪਰਸਪਰ ਭੂਪਤਿ ਦੋਈ। 

ਸ਼ਲਕ' ਖੁਸ਼ੀ ਕੀ ਤਬਿ ਬਡ ਹੋਈ ॥ ੭੨ ॥ 
ਬੈਠੇ ਗੁਰੁ ਪਦ ਪੰਕਜ ਪਾਸੂ। 

ਪੂਰਨ ਭਈ ਦੁਹੂੰ ਦਿਸ ਆਸੂ। 

ਸੁਨਿ ਉਮਰਾਵ ਬਿਸ਼ਨ ਸਿੰਘ ਕੇਰੇ। 
ਗੁਰੁ ਪਰ ਲਯਾਏ ਸਿਦਕ ਬਧੇਰੇ ॥ ੭੪ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 999 


ਗੁਰੁ ਪੁਤਾਪ ਤੈ ਲਾਜ ਹਮਾਰੀ। 

ਰਹੀ, ਲਖਯੋ ਹਮ ਹੂੰ ਦਿਢ ਧਾਰੀ। 
ਸ਼ਾਹੀ ਈਨ ਮਾਨ ਨ੍ਿਪ ਲਈ। 

ਨਜ਼ਰ' ਬਿਸ਼ਨ ਸਿੰਘ ਕੋ ਬਹੁ ਦਈ ॥ ੭੫॥ 
ਮੁਖ ਹੋਯੋ ਨ੍ਰਿਪ ਬੀਰ ਬਧੂਟੀ'। 

ਅੰਗੇ ਕੀ' ਤਨੀਆਂ ਸਬਿ ਟੂਟੀ। 

ਸਬਿ ਉਮਰਾਵ ਸੈਨ ਸ਼ੁਕਰਾਨਾ। 

ਕੀਨੋ, ਪਏ ਮਿ੍‌ਤੁ ਜਨ' ਪ੍ਰਾਨਾ । ੭੬ ॥ 
ਗੁਰੁ ਸਾਹਿਬ ਕੋ ਬੀਚ ਬਿਨੈ ਕੈ'। 
ਕਸਮ' ਐਹਦ ਪੈਮਾਨ ਕਰੈ ਕੈ”। 

ਹੱਦ ਦਰਯਾਉਂ ਦੁਹੂੰ ਦਿਸ ਥਾਪੀ। 

ਇਤ ਸ਼ਾਹੀ ਉਤ ਨ੍ਰਿਪ ਪੁਤਾਪੀ ॥ ੭੭॥ 
ਕਰੈਂ ਸੁਤੰਤਰ ਰਾਜ ਸੁਖਾਰੇ। 

ਗੁਰੁ ਕ੍ਰਿਪਾ ਨ੍ਰਿਪ ਕਾਜ ਸਵਾਰੇ ॥ ੭੮ ॥ 
ਦੋਹਰਾ: 

ਪਟਨੇ ਤੈ ਇਕ ਸਿੱਖ ਤਬਿ, 
ਪਹੁੰਚਯੋ ਗੁਰੁ ਢਿਗ ਜਾਇ। 
ਸਤਿਗੁਰੁ ਘਰ ਹਰਿ ਅਵਤਰੇ, 

ਖੁਸ਼ ਖਬਰੀ ਇਹ ਪਾਇ ॥ ੭੯॥ 
ਚੌਪਈ: 

ਗੁਰੂ ਉਛਾਹ' ਅਨਿਕ ਬਿਧਿ ਕੀਨੇ। 
ਦਾਰਿਦ ਹਰੇ' ਦਾਨ ਅਸ ਦੀਨੇ। 

ਖਬਰ ਦੈਨ ਵਾਰੇ ਸਿੱਖ ਭਾਈ। 

ਉਭੈ ਲੋਕ' ਸੁਖ ਬਖਸ਼ਸ਼ ਪਾਈ ॥੮੦॥ 


ਬਾਰ ਬਾਰ ਬਹੁ ਬਾਰ ਝਰਾਈ' ॥੮੧॥ 
ਬਜੇ ਨਿਸ਼ਾਨ' ਨਿਸ਼ਾਨ” ਝੁਲਾਏ। 
ਰੰਕ ਦਿਜਨ ਕੋ ਧਨ ਬਹੁ ਦਾਏ। 


'ਭੇਟਾ। 
'ਚੀਚ ਵਹੁਟੀ ਵਰਗਾ ਲਾਲ। 
'ਚੋਲੇ ਦੀਆਂ। 


ਜਾਣੋ ਮੁਰਦੇ ਵਿੱਚ। 
ਵਿੱਚ (ਵਿਚੋਲਾ) ਬਣਾ ਕੇ। 
'ਸੁਗੰਧ, ਸਹੁੰ। “ਇਕਰਾਰ ਨਾਮਾ ਕਰਾ ਕੇ ਭਾਵ ਲਿਖਵਾ ਕੇ। 


ਬੰਦੂਕਾਂ ਦਾ ਇਕੱਠਾ ਇਕ ਵਾਰ ਕੀਤਾ। 
'ਬੰਦੂਕਾਂ ਦੇ ਬਹੁਤੇ ਇਕੱਠੇ ਵਾਰ ਕੀਤੇ। 
'ਨਗਾਰੇ। “ਝੰਡੇ। 





1000 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਖਸ਼ੇ ਨ੍ਰਿਪਨਿ ਨਿਜ ਸੇਵਕੈ ਹੈਂ'। 'ਆਪਣੇ ਸੇਵਕਾਂ ਨੂੰ। 
ਕੰਕਨ' ਕੰਠੇ ਕੰਚਨ? ਕੇ ਹੈਂ ॥੮੨॥ 'ਕੜੇ। “ਸੋਨੇ ਦੇ। 
ਭੂਮ ਭਾਟ ਨਟ ਨਟਨੀ ਤਾਂਈਂ। 

ਬਰਖੇ ਧਨ ਬਾਦਲ ਕੀ ਨਯਾਂਈਂ। 

ਸਾਰ' ਪਾਇ ਲਸ਼ਕਰ ਸ ਉਛਾਹਾ। 

ਧਨ ਇਕ ਨੇ ਇਕ ਕੋ ਦਿਯ ਚਾਹਾ ॥੮੩॥ 
ਭਿੱਛਕ' ਏਕ ਨ ਲਸ਼ਕਰ ਮਾਹੀ। 

ਰਹਾ, ਜੁ ਥੇ ਸੋ ਗਏ ਅਘਾਹੀ'। 

ਪੁਨ ਨ੍ਿਪ ਸਤਿਗੁਰੁ ਢਿਗ ਚਲਿ ਆਏ। 
ਕੌਤਕ ਅਨਿਕ ਭਾਂਤਿ ਕਰਵਾਏ ॥ ੮੪॥ 
ਆਤਸ਼ ਬਾਜੀ ਬਹੁ ਚਲਵਾਈ। 

ਬੇ ਸ਼ੁਮਾਰ ਬਾਂਟੀ' ਮਿਠਿਆਈ। 

ਜਹਿਂ ਕਹਿਂ ਸੰਗਤਿ ਮੈਂ ਸੁਨ ਪਾਯੋ। 

ਮਹਦ ਮੋਦ' ਉਤਸ਼ਾਹ ਬਢਾਯੋ ॥। ੮੫॥ 
ਬਿਸ਼ਨ ਸਿੰਘ ਅਰ ਸਬਿ ਉਮਰਾਵੈਂ। 

ਅਰਜ਼ ਕਰੀ ਕੁਛ ਸੇਵ ਕਮਾਵੈਂ। 

ਕਹਸੋ ਗੁਰੂ ਲਸ਼ਕਰ ਹੈ ਜੇਤੋ। 

ਸਤ ਸਤ' ਢਾਲ ਰੇਤਿ ਭਰਿ ਤੇਤੋ ॥੮੬॥ 
ਲਯਾਇ ਦੂਰ ਤੈਂ ਈਹਾਂ ਗੇਰੈਂ। 

ਭਵੈ ਦਮਦਮਾ ਊਚ ਬਧੇਰੈਂ'। 

ਯਾਦਗਾਰ ਤੁਮਰੀ ਏ ਰੈਹੈ। 

ਔਰ ਸੇਵ ਨਹਿ ਹਮ ਕਿਛੁ ਚੈਹੈਂ ॥੮੭॥ 
ਮਾਨਿ ਹੁਕਮ ਨ੍ਿਪਿ ਆਪ ਉਠਾਈ। 

ਸਬਿ ਲੋਗਨ ਤੈ ਪੁਨ ਗਿਰਵਾਈ। 

ਅਤੀ ਉਤੰਗ' ਦਮਦਮਾ ਭਯੋ। 

ਮਨੋਂ ਪਹਾਰ ਨਯੋ ਨਿਪਜਯੋ ॥੮੮॥ 

ਤਾਂ ਪਰ ਰਚਜੋ ਬੰਗੁਲਾ' ਭਾਰੀ। 

ਰਹੇ ਗੁਰੂ ਤਾ ਮੈਂ ਮੁਦ ਧਾਰੀ। 

ਬੁਹਮੁ ਪੁੱਤ ਨਦਿ ਤਟ' ਦਿਸ ਪੱਛਮ। 

ਹੈ ਅਬਿ ਲੌ ਗੁਰੁ ਥਾਨ ਸੁ ਅੱਛਮ' ॥੮੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1001 


ਤੀਸ ਕੋਸ ਤਹਿ ਤੈ ਨਦਿ ਪਾਰੈਂ। 

ਦੇਵਿ ਕੁਮੱਖਯਾ ਮੰਦਰ ਭਾਰੈਂ। 
ਕਾਮਰੂਪ ਅਰ ਮੁਲਕ ਅਸਾਮ। 

ਤਿਸੀ ਦੇਸ ਕੇ ਹੈਂ ਇਹੁ ਨਾਮ ॥੯੦॥ 
ਰਾਜਾਰਾਮ ਨਾਮ ਤਬਿ ਰਾਜਾ। 

ਹੁਤੋਂ ਤਹਾਂ ਕਾ ਉਮਰ ਦਰਾਜਾ'। 

ਬਿਸ਼ਨ ਸਿੰਘ ਗੁਰੁ ਪੈ ਅਰਜ਼ੋਈ। 

ਵਾਪਸ ਚਲਨ ਹੇਤ ਜਬਿ ਗੋਈ' ॥੯੧॥ 

ਇਹੁ ਸੁਨਿ ਰਾਜਾਰਾਮ ਭਿ ਆਯੋ। 

ਗੁਰੁ ਪਦ ਲਪਟ ਦੀਨ ਹੂ ਗਾਯੋ'। 

ਬਿਸ਼ਨ ਸਿੰਘ ਤੋਂ ਹੈ ਸੰਸਾਰੀ। 

ਇਸ ਕੋ ਜਾਵਨ ਬਨੈ ਬਿਹਾਰੀ' ॥੯੨॥ 

ਤੁਮ ਅਤੀਤ' ਨਿਰਬੰਧ? ਗੁਸਾਈਂ। 

ਕੁਛ ਦਿਨ ਦਰਸ਼ਨ ਦੇਹੁ ਇਹਾਂਈਂ। 

ਦਾਨ ਦਾਸ ਕੋ ਦੈਹੁ ਦਯਾਲੋ। 

ਦੀਨ ਬੰਧੁ ਨਿਜ ਬ੍ਰਿਦ ਸੰਭਾਲੋ ॥। ੯੩॥ 

ਸੁਨਿ ਨਰੇਸ਼ ਕੀ ਬਿਨੈ ਮਹਾਨੀ। 

ਨੈਨ ਲਜੀਲੇ' ਕਰਿ ਗੁਰੁ ਮਾਨੀ। 

ਬਿਸ਼ਨ ਸਿੰਘ ਭੀ ਪੁਨ ਪੁਨ ਚਾਹੈ। 

ਹਮਰੋ ਹੀ ਸੰਗ ਗੁਰੂ ਨਿਬਾਹੈਂ ॥੯੪॥ 

ਆਖਰ ਭੂਪਤਿ ਯੁਤ ਉਮਰਾਵੈਂ। 

ਭੇਟ ਚਢਾਈ ਬਹੁ ਤਿਸ ਥਾਵੈਂ। 

ਜ਼ੇਵਰ ਜਬਰ ਜਵਾਹਰ ਜਰੇ'। 'ਗਹਿਣੇ ਜਿਨ੍ਹਾਂ 'ਚ ਬਹੁਤੇ ਜਵਾਹਰਾਤ ਜੜੇ ਹੋਏ ਸਨ। 
ਨੀਲਮ ਹੀਰੇ ਮੁਕਤਾ ਧਰੇ' ॥ ੯੫॥ 'ਮੋਤੀ ਜੜੇ ਹੋਏ ਸਨ। 
ਔਰ ਲਸ਼ਕਰੀ' ਥੇ ਨਰ ਜੇਤੇ। 'ਫ਼ੌਜੀ। 
ਇਕ ਇਕ ਮੁਹਿਰ ਭਏ ਸਬਿ ਦੇਤੇ। 

ਕਈ ਲਾਖ ਕੋ ਭਯੋ ਖਜ਼ਾਨਾ। 
ਲੁਟਵੈਹੈਂ ਗੁਰੁ ਸਥਿ ਨ੍ਿਪ ਜਾਨਾ ॥੯੬॥ 

ਖੁਦ ਹੀ ਸੋ ਉਠਾਇ ਸੰਗ ਲੀਓ। 

ਪਟਨੇ ਆਇ ਮਾਤ ਢਿਗ ਦੀਓ। 





1002 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਦਾ ਹੋਇ ਗੁਰੁ ਤੈ ਚਲ ਪਰੇ। 

ਸਤਿਗੁਰ ਰਹੇ ਤਹਾਂ ਮੁਦ ਭਰੇ ॥੯੭॥ 

ਰਾਜਾਰਾਮ ਸਹਤ ਪ੍ਰਵਾਰੈਂ। 

ਕਰੈ ਸੇਵ ਧਰਿ ਸ਼ਰਧਾ ਭਾਰੈਂ। 

ਚੌਪੜ ਖੇਲਹਿਂ ਮਨਿ ਮੁਦ ਪਾਏ। 

ਤਰੈਂ ਕਬੀ ਨਦਿ ਤਰੀ ਥਿਰਾਏ' ॥੯੮॥ 

ਜਾਦੂ ਵਾਰਿਨ ਕੀ ਸਰਦਾਰਾ। 

ਧੋਬਨਿ ਸੇਵਾ ਕਰੇ ਅਪਾਰਾ। 

ਬਸਨ ਧੋਇ ਸੁਨ ਗੁਰੁ ਕੇ ਲਯਾਵੈ। 

ਕੌਤਕ ਜਾਦੂ ਬਿਬਿਧ' ਦਿਖਾਵੈ ।੯੯॥ 

ਇਕ ਦਿਨ ਗੁਰੁ ਕੋ ਖੁਸ਼ੀ ਨਿਹਰ ਕੈ। 

ਕਰੀ ਅਰਜ਼ ਅਤਿ ਲਰਜ' ਵਿਚਰ ਕੈ। 

ਭਵੈ' ਪੁੱਤ ਜਗ ਨਾਮ ਰਹਾਈ। 

ਸੁਨਿ ਕਰਿ ਗੁਰੁ ਪਿਖਿ ਨਿੰਮੁ ਮਹਾਈ ॥੧੦੦॥ 

ਕਹਯੋ ਨਾਮ ਤੁਮਰਾ ਜਗ ਰੈਹੈ। 

ਗਾਮ ਬਸਾਵੋ ਜਹਿਂ ਹਮ ਕੈਹੈਂ। 

ਸੁਨਿ ਧੋਬਨਿ ਮਨਿ ਕੁਛ ਮੁਦ ਪਾਯੋ। 

ਤਿਸ ਤੈ ਗਾਮ ਗੁਰੂ ਬਸਵਾਯੋ ॥੧੦੧॥ 

ਗੌਰੀ ਪੁਰ ਜੋ ਸ਼ਹਰ ਤਹਾਂ ਹੈ। 

ਗਾਮ ਧੋਬੜੀ ਨਿਕਟਿ ਵਹਾਂ ਹੈ। 

ਨਾਮ ਬਿਦਤ ਤਿਸ ਕੋ ਅਬਿ ਅਹੇ। 

ਬੰਦਰ ਬਨਯੋ ਧੋਬੜੀ ਤਹੈਂ! ॥੧੦੨॥ ਉਥੇ ਧੋਬੜੀ ਨਾਮ ਦੀ ਬੰਦਰਗਾਹ (ਜਹਾਜ਼ਾਂ ਦੇ ਠਹਿਰਨ ਦਾ 
ਅੱਡਾ) ਬਣੀ ਹੈ। 

ਤਹਾਂ ਜਹਾਜ ਹਜਾਰੋਂ ਰੈਹੈਂ। 

ਮਾਲ ਖਰੀਦ ਫਰੋਖਤ ਕੈ ਹੈਂ! ॥੧੦੨॥ 'ਵੇਚਣਾ ਕਰਦੇ ਹਨ। 

ਦੋਹਰਾ: 

ਇਕ ਦਿਨ ਰਾਜਾਰਾਮ ਨ੍ਰਿਪ, ਬਹੁਧਾ' ਬਿਨੈ 'ਬਹੁਤ ਤਰ੍ਹਾਂ ਦੀਆਂ। 

ਸੁਨਾਇ। 

ਨਿਜ ਰਜਧਨੀ ਧਾਮ ਮੈਂ, ਲੈ ਗਯੋ ਗੁਰੈਂ ਲਵਾਇ' 'ਨਾਲ ਲੈ ਕੇ। 

॥੧੦੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਪਈ: 

ਕੰਚਨ ਪੁਰ ਨ੍ਰਿਪ ਨਗਰ ਸੁਹਾਵਾ। 

ਪੇਖਿ ਗੁਰੂ ਮਨ ਮੈਂ ਮੁਦ ਪਾਵਾ। 

ਸ਼ਰਧਾ ਸੇਵਾ ਕਰਿ ਬਹੁ ਭਾਏ। 

ਸਹਿ ਪ੍ਰਵਾਰ ਨ੍ਰਿਪ ਗੁਰੂ ਰਿਝਾਏ ॥੧੦੫॥ 
ਇਕ ਦਿਨ ਨਿਿਪ ਸਮਾਤ' ਅਰ ਰਾਨੀ। 
ਨਿੰਮੁ ਸਦੀਨ ਸੁ ਬਿਨੈ ਬਖਾਨੀ। 

ਦ੍ਰਿਗ ਬਾਰਿਜ ਤੈ ਬਾਰਿ ਜੁ ਢਾਰੀ'। 

ਬੰਦਿ ਕੰਜ ਕਰ ਗਰਿ ਪਟ ਡਾਰੀ' ॥੧੦੬॥ 
ਹੇ ਭਗਵੰਤ ਅਨੰਤ ਕੰਤ ਨਰ'। 

ਜਗਿ ਬਯੰਤ ਦੁਖਿ ਸੰਤ ਹੰਤ ਕਰਿ'। 
ਭਵਨਿਧਿ ਤਰਿ ਹਰਿ ਸੁਖ ਸਰੂਪ ਮੈਂ'। 
ਰਹਤ ਮਗਨ ਆਨੰਦ ਅਨੂਪ ਸੈਂ! ॥੧੦੭॥ 
ਹਮ ਗ੍ੇਹੀ' ਤਮ ਕੂਪ” ਘਿਰੇ ਹੈਂ। 

ਪਰੇ ਚਿੰਤ ਦੁਖ ਭੁਗਤ ਨਿਰੇ ਹੈੱ”। 

ਆਪ ਸੰਤ ਸਮੁੱਥ ਕਰਿ ਦਾਯਾ'। 

ਕਾਢਤਿ ਜਾਂਹਿ ਸੁਖੀ ਸੋ ਥਾਯਾ' ॥੧੦੮॥ 
ਅਬਿ ਭਰੋਸ ਹਮ ਕੋ ਭੀ ਹੋਵਾ। 

ਸਰਬ ਸੁਖਦ ਰਾਵਰ ਮੁਖ ਜੋਵਾ'। 

ਪਾਵਨ ਪਦ ਪਾਵਨ ਕਿਯ ਪਾਵਨ'। 

ਪੁਰਿ ਘਰ ਸਬਿ ਹਮ ਭਏ ਸੁਹਾਵਨ ॥੧੦੯॥ 
ਪੈ ਇਹੁ ਦੇਸ ਵਸੇ ਭੰਡਾਰੇ'। 

ਬਿਨਾ ਏਕ ਸੁਤ' ਫੀਕ ਹਮਾਰੇ। 

ਨਹੀਂ ਤਿਲਾਂਜਲ' ਕੋਈ ਦੈਹੈ। 

ਬਿਨਾ ਪੂਤ ਹਮ ਅਵਿਗਤਿ' ਜੈਹੈਂ ॥੧੧੦॥ 
ਪੂੰ' ਨਰਕ ਤੈ ਪੂਤ ਤਰੈ ਹੈ। 

ਸਾਖਾ' ਬੇਦ ਪੁਰਾਨ ਕਥੈ ਹੈ। 

ਅਨਿਕ ਉਪਾਵ ਕਰੇ ਹਮ ਹਾਰੇ। 

ਭਏ ਨਿਰਾਸ ਬ੍ਰਿਧਾਪਨ ਵਾਰੇ' ॥ ੧੧੧॥ 


'ਰਾਜੇ ਨੇ ਆਪਣੀ ਮਾਤਾ ਸਮੇਤ। 


'ਨੇਤ੍ਰ ਕੰਵਲਾਂ 'ਚੋਂ ਪਾਣੀ ਸੁੱਟਿਆ। 

'ਹੱਥ ਕੰਵਲ ਬੰਨ੍ਹ ਕੇ ਤੇ ਗਲ 'ਚ ਪੱਲਾ ਪਾ ਕੇ। 
ਮਨੁੱਖਾਂ ਦੇ ਸੁਆਮੀ। 

'ਸੰਤ ਜਗਤ ਦੇ ਬੇਅੰਤ ਦੁੱਖਾਂ ਨੂੰ ਨਾਸ ਕਰਕੇ। 

ਸੰਸਾਰ ਸਮੁੰਦਰ ਤੋ' ਤਰ ਕੇ ਸੁਖ ਸਰੂਪ ਹਰੀ ਦੇ ਵਿੱਚ। 
'ਉਪਮਾ-ਰਹਿਤ ਅਨੰਦ ਵਿੱਚ ਮਗਨ ਰਹਿੰਦੇ ਹਨ। 
'ਗ੍ੁਹਸਤੀ। “ਅੰਨ੍ਹੇ ਖੂਹ ਵਿੱਚ। 

'ਨਰਕ ਭੋਗ ਰਹੇ ਹਾਂ। 

'ਦਇਆ (ਕ੍ਰਿਪਾ) ਕਰਕੇ। 

'ਹੁੰਦਾ ਹੈ। 


'ਦੇਖਿਆ ਹੈ। 
'ਪਵਿੱਤ੍ਹ ਚਰਨ ਪਾ ਕੇ ਪਵਿੱਤਰ ਕਰ ਦਿੱਤੇ ਹਨ। 


ਵੱਡੇ ਖ਼ਜ਼ਾਨੇ। 

/ਪੁੱਤਰ। 

ਪਾਣੀ ਵਿੱਚ ਤਿਲ ਮਿਲਾ ਕੇ ਦਿੱਤੀ ਹੋਈ ਚ਼ੁਲੀ। 
'ਨੀਚ ਗਤੀ ਨੂੰ। 

'ਨਰਕ ਦਾ ਨਾਮ। 

'ਸਾਖੀ, ਉਗਾਹੀ। 


'ਬੁਢੇਪੇ ਵੇਲੇ ਭਾਵ ਬੁੱਢੇ ਹੋ ਗਏ ਹਾਂ। 


1003 





1004 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੈ ਹਮ ਅਬਿ ਸਿੱਖਨਿ ਤੈ ਸੁਨਾ। 

ਸੋਊ ਧਰ ਨਿਸਚੇ ਦਿਢ ਗੁਨਾ'। 
ਸਤਿਗੁਰੁ ਪੂਰਤਿ ਆਸ ਨਿਰਾਸੈਂ। 

ਤਾਂ ਤੈ ਦਾਸਨਿ ਕੀਨ ਅਰਦਾਸੈਂ ॥੧੧੨॥ 
ਕੂਰ' ਕਲਾਪੀ? ਕਾਮੀ ਕੋਹੀ”। 

ਕੁਟਿਲ' ਕੁਕਰਮੀ ਧਿਕ ਧੁਰ? ਧੋਹੀ”। 
ਮਤਿ ਖਾਮੀ' ਬਾਮੀ? ਦੁਰਗਾਮੀ”। 

ਲੋਲਪ' ਲੈਪਟ” ਲੁਚ ਬਦਨਾਮੀ” ॥ ੧੧੨॥ 
ਸਹਿਜ ਮਦਾਂਧਰਾਜ ਬਿਭੁ ਪਾਏ'। 


ਕਰਮ ਹਿਸਾਬ ਨ ਛੁਟੈਂ ਕਦਾਏ। 

ਲਾਜ ਬ੍ਰਿਦ ਨਿਜ ਆਪ ਸੰਭਾਰੋ। 
ਬਖਸ਼ਸ਼ ਰਾਵਰ' ਤੈ ਛੁਟਕਾਰੋ ॥ ੧੧੪॥ 
ਤੁਰਕ ਸੈਨ ਦਵ ਅਗਨੀ ਤੈ ਜਯੋਂ। 
ਰਖਯਾ ਕੀਨ ਪੁਸੀਜੈ' ਅਬਿ ਤਜੋਂ। 


ਔਰ ਆਸ ਸਬਿ ਹਮ ਅਬਿ ਛੋਰੀ। 

ਧਰੀ ਚਰਨਰਾਵਰ ਲਿਵ ਡੋਰੀ' ॥ ੧੧੫॥ 
ਘਟ ਘਟ ਕੀ ਜਾਨਤ ਤੁਮ ਸ੍ਹਾਮੀ। 
ਸਰਣਾਗਤਿ ਕੇ ਪੂਰਣ ਕਾਮੀ। 

ਇਕ ਸੁਤ ਚਿਰੰਜੀਵ ਦਿਢ ਚੈਹੋਂ। 
ਕਰੁਣਾਕਰ ਕਰੁਣਾ ਕਰਿ ਦੈਹੋ' ॥ ੧੧੬॥ 
ਵਾਰਸ' ਰਾਜ ਸਮੱਗ੍ਰੀ ਕੇਰੋ। 

ਥੀਵੈ ਜਲ ਦੇਵਾ ਪੁਨ ਮੇਰੋ'। 

ਦੁਤੀਏ ਔਰ ਭਰੋ' ਇਕ ਇੱਛਯਾ। 

ਕਰਿ ਨਿਜ ਸਿੱਖ ਦੇਹੁ ਗੁਰ ਦਿੱਛਜਾ' ॥ ੧੧੭॥ 
ਜਾਂ ਤੈ ਭਵ ਨਿਧਿ ਪਾਰ ਪਰਾਊਂ। 

ਜਨਮ ਮਰਣ ਮੈਂ ਨਹਿਂ ਪੁਨ ਆਊਂ। 
ਗਰਿ ਅੰਚਰ ਕਰ ਜੋਰਿ ਘਿਗਯਾਨੇ'। 
ਨ੍ਿਪਰਾਨੀ ਗੁਰੁ ਪਗ ਲਪਟਾਨੇ ॥ ੧੧੮॥ 
ਸ਼ਰਧਾ ਭਗਤੀ ਅਧਿਕ ਨਿਹਰ ਕੈ। 


'ਉਸੇ ਨੂੰ ਧਾਰਨ ਵਾਸਤੇ ਵਿਚਾਰ ਕੇ ਪੱਕਾ ਨਿਸ਼ਚਾ ਕੀਤਾ ਹੈ। 


'ਝੂਠੇ। “ਸੌਦੇ ਬਾਜ਼। 'ਗ੍ਰੋਧੀ। 

'ਟੇਢੇ। “ਧੁਰੋਂ ਫ਼ਿਟਕਾਰੇ ਹੋਏ। “ਧੋਖੇਬਾਜ਼। 

'ਕੱਚੀ ਮੱਤ ਵਾਲੇ। “ਵਾਮ ਮਾਰਗੀ। “ਖੋਟੇ। 

'ਲੋਭੀ। “ਵਿਸ਼ਈ। “ਲੁੱਚੇ ਤੇ ਬਦਨਾਮੀ ਕਰਾਉਣ ਵਾਲੇ। 

'ਰਾਜ ਦੀ ਬਿਕੂਤੀ ਪਾ ਕੇ ਸਹਜੇ ਹੀ ਹੰਕਾਰ ਨਾਲ ਅੰਨ੍ਹੇ ਹੋ ਗਏ 
ਹਾਂ। 


।ਆਪ ਦੀ। 
'ਜਿਵੇਂ' ਤੁਰਕਾਂ ਦੀ ਫ਼ੌਜ ਰੂਪ ਜੰਗਲ ਦੀ ਅੱਗ ਤੋਂ। 


2. ਦਿ 


/ਪੁਸੰਨ ਹੋਵੋ। 


'ਬ੍ਰਿਤੀ ਦੀ ਲਗਨ ਆਪ ਦੇ ਚਰਨਾਂ ਵਿੱਚਰੱਖੀ ਭਾਵ ਲਾਈ ਹੈ। 


'ਕਿਰਪਾ ਦੀ ਖਾਣ ਕਿਰਪਾ ਕਰ ਕੇ ਦਿਉ। 
'ਮਾਲਕ। 

'ਮੈਨੂੰ ਪਾਣੀ ਦੇਣ ਵਾਲਾ ਹੋਵੇ। 

ਪੂਰੀ ਕਰੋ। 

'ਗੁਰੂ ਦੀਖਿਆ, ਗੁਰ ਮੰਤੂ। 


'ਗਲ 'ਚ ਪੱਲਾ ਪਾ ਕੇ ਤੇ ਹੱਥ ਜੋੜ ਕੇ ਲੇਲੜੀਆਂ ਕੱਢੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1005 


ਖੁਸ਼ ਹੂੰ ਗੁਰਿ ਉਰਿ ਕਰੁਣਾ ਭਰ ਕੈ। 

ਹੁਤੀ ਮੁਹਿਰ ਗੁਰ ਕੇ ਕਰ ਕੰਜਨ'। ਹੱਥ ਕੰਵਲਾਂ ਵਿੱਚ। 
ਮਨਰੰਜਨ ਭਵ ਭੂਮ ਭੈ ਭੰਜਨ' ॥ ੧੧੯॥ 'ਭਰਮ ਤੇ ਭੈ ਭੰਨਣ ਵਾਲੇ ਸਤਿਗੁਰਾਂ ਦੇ ਮਨ ਵਿੱਚ ਖ਼ੁਸ਼ ਹੋ ਕੇ। 
ਹੁਤੋ ਨ੍ਰਿਪ ਬ੍ਰਿਧ ਦੋਦੜ ਵਾਰੋ'। ।ਗੋਗੜ ਵਾਲਾ ਸੀ। 
ਤਾਂ ਪਰ ਧਰਿ ਗੁਰੁ ਐਸ ਉਚਾਰੋ। 

ਸੀ ਗੁਰੁ ਨਾਨਕ ਸੁਤ ਤੁਵ ਘਰ ਮੈਂ। 

ਦੈਹੈਂ ਚਿਰੰਜੀਵ, ਦਿਯ ਬਰ ਮੈਂ ॥। ੧੨੦॥ 

ਮੁਹਿਰ ਨਿਸ਼ਾਨੀ ਪੇਸ਼ਾਨੀ ਪਰ'। 

ਹੂੰ ਤੁਮਰੇ ਸੁਤ ਕੇ ਲਖੀਓ ਤਰ'। 

ਸੁਨਿ ਬਰ ਵਰ' ਨ੍ਰਿਪ ਅਤਿ ਖ਼ੁਸ਼ ਥੀਓ। 

ਸੁਧਾ' ਪਾਇ ਮ੍ਰਿਤਕ ਜਨੁ ਜੀਓ ॥ ੧੨੧॥ 

ਪਾਹਨ ਲੀਕ ਅਲੀਕ' ਠੀਕ ਹੈ। 

ਬਚਨ ਗੁਰੂ ਕਾ ਫਲੈ ਨੀਕ ਹੈ। 

ਇਹੁ ਦਿਢ ਧਰਿ ਨ੍ਰਿਪ ਯੂਤ ਪਰਵਾਰੈਂ। 

ਥਯੋ ਸਿੱਖ ਗੁਰੁ ਕੇਰ ਉਦਾਰੈਂ ॥੧੨੨॥ 

ਪਗ ਪਾਹੁਲ ਪਾਵਨ ਗੁਰੁ ਪਜਾਈ। 

ਗੁਰ ਮੰਤ੍ਰ ਦਿਯ ਮੰਤ੍ਰਾਈ'। 

ਆਤਮ ਗਯਾਨ ਦਯੋ ਸੁਖ ਦਾਏ। 

ਚਾਰ ਖਾਨਿ ਜੋਨੀ ਛੁਟਕਾਏ' ॥ ੧੨੩ ॥ 
ਸਤਿਨਾਮੁ ਤੈ ਜਪੁ ਲੌ ਸਾਰਾ। 

ਮਾਲਾ ਮੰਤ੍ਰ ਦਯੋ ਉਦਾਰਾ। 

ਔਰਰੀਤ ਗੁਰੁ ਘਰ ਕੀ ਜੇਤੀ। 

ਸਮਝਾਈ ਨ੍ਰਿਪ ਕੋ ਗੁਰੁ ਤੇਤੀ ॥ ੧੨੪॥ 

ਭਗਤਿ ਅਨੱਨਯ' ਗਜਾਨ ਉਪਦੇਸੈਂ। 

ਦੈ ਕਰਿ ਕਟੇ ਕਲੇਸ ਅਸੇਸੈਂ! ॥ ੧੨੫॥ 

ਦੋਹਰਾ 


ਸਮ ਦਾਤਾ ਨਹੀ, 
ਨਦਰੀ ਨਦਰਿ ਨਿਹਾਲ। 
ਚਾਰ ਪਦਾਰਥ ਨ੍ਰਿਪ ਕੌ, 
ਦੀਨੇ ਬ੍ਰਿਦ ਸੰਭਾਲ ॥ ੧੨੬॥ 





1006 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਮ ਜਾਲ ਮੈਂ ਜੀਵ ਸਭਿ, 

ਬਾਂਧ ਈਸ ਪ੍ਰਤੱਖ। 

ਦੁਖ ਸੁਖ ਅਧਿਕ ਭੁਗਾਇ ਹੈ, 

ਜੋਨਿ ਚੁਰਾਸੀ ਲੱਖ ॥੧੨੭॥ 

ਘਟੀ ਯੰਤਰ ਜਯੋਂ ਕੂਪ ਭਵ', 'ਸੰਸਾਰ ਖੂਹ ਵਿੱਚ ਹਲਟ ਦੀਆਂ ਟਿੰਡਾਂ ਵਾਂਗ। 
ਮਾਂਹਿ ਭੂਮਾਵਤ ਈਸ। 

ਜੀਵਨ ਕੋ ਛੁਟਕਾਇ ਹੈਂ, 

ਸਤਿਗੁਰੁ ਬਿਸ੍ਰੈ ਬੀਸ' ॥ ੧੨੮ ॥ 'ਚੰਗੀ ਤਰ੍ਹਾਂ, ਮੁਕੰਮਲ ਤੌਰ ਤੇ। 

ਯੰਂ ਈਸ਼ਰ ਤੈ ਅਧਿਕ ਗੁਰੁ, 

ਹੈਂ ਉਪਕਾਰੀ ਦਸਾਲ। 

ਮੇਖ ਰੇਖ ਮੈਂ ਮਾਰ ਕਰਿ', 'ਰੇਖ 'ਚ ਮੇਖ ਮਾਰ ਕੇ ਭਾਵ ਪਾਰਬਧ ਮੇਟ ਕੇ। 
ਸਿੱਖ ਕੋ ਕਰਤਿ ਨਿਹਾਲ ॥ ੧੨੯॥ 

ਕਰਯੋ ਸੈਲ ਇਕ ਸਾਲ ਲੌ, 

ਨ੍ਰਿਪ ਕੇ ਗੁਰੂ ਥਿਰਾਇ'। 'ਗੁਰੂ ਜੀ ਨੇ ਰਾਜੇ ਪਾਸ ਠਹਿਰ ਕੇ। 
ਕਾਮਰੁਪ ਆਸਾਮ ਥਿਰਿ, 


ਪਿਖਿ ਗੁਰੁ, ਥਿਰਯੋ ਅਧਕਾਇ ॥੧੩੦॥ 
ਇਤਿ ਸ੍ਰੀ ਗੁਰ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ 'ਕਾਮਰੂਪ ਆਸਾਮ ਜਾਵਨ, ਨੌਮ ਗੁਰੂ ਕਾ ਪ੍ਰਸੰਗ' ਬਰਨਨੰ 
ਨਾਮ ਛੱਤੀਸਮੇਂ ਬਿਸੁਾਮ ॥੩੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1007 


੩੭. (ਬੰਗਾਲ ਤੇ ਉੜੀਸਾ ਦੀਆਂ ਸੰਗਤਾਂ ਦਾ ਉਧਾਰ, ਸੀ ਪਟਣੇ ਸਾਹਿਬ ਵਾਪਸ ਆਉਣਾ, 
ਸਾਹਿਬਜ਼ਾਦੇ ਦੇ ਅਵਤਾਰ ਦੀ ਖ਼ੁਸ਼ੀ ਵਿੱਚ ਉਤਸ਼ਵ, ਫਿਰ ਵਾਪਸ ਅਨੰਦ ਪੁਰ ਪਹੁੰਚਣਾ) 


੫ 


ਦੋਹਰਾ; 
ਸੀ ਗੁਰੁ ਆਦਿ ਅਨਾਦਿ ਬੁਹਮ, 
ਪਰਮ ਕ੍ਰਿਪਾਲ ਉਦਾਰ'। 


ਹਰਾ ਭਰਾ ਕਿਯ ਖੇਤ ਜਿਮ, 
ਤਿਮ ਮਮ ਸਦਗੁਨ ਪਾਰਿ' ॥੧॥ 


ਦੇਸ ਬੰਗਾਲ ਉਡੀਸ ਪਿਖਿ', 


ਪਟਨੇ ਐਹੈਂ ਜੈਸ”ਂ। 


ਇਸ ਅਧਯਾਇ ਤੈ ਸੋ ਕਥਾ, 

ਸੁਨੋ ਸ੍ਰੋਤਾ ਬੈਸ' ॥੨॥ 

ਗੀਆ ਛੰਦ: 

ਜਬਿ ਚਲਨ ਚਾਹਜੋ ਤਹਾਂ ਤੈ ਗੁਰੁ, 
ਨ੍ਰਿਪ ਬਯਾਕੁਲ ਹੂੰ ਗਯੋ। 

ਪਗ ਗਹੇ ਸਹਿ ਪਰਵਾਰ, 
ਬਿਨਤੀ ਕਰਤ ਐਸੇ ਹੈ ਭਯੋ। 

ਨਿਜ ਦਿਹੁ ਨਿਸ਼ਾਨੀ ਦਰਸਬੇ ਹਿਤ', 
ਤਬੈ ਗੁਰੁ ਧਨੁ ਤਾਨ ਕੈ'। 

ਸਰੁ ਸਾਂਧਿ ਤਰੁ ਪਿਖਿ ਪੀਨ', 

ਕੀਨ ਸੁ ਪਾਰ ਮਾਰ ਧਯਾਨ ਕੈ ॥੩॥ 
ਇਕ ਓਰ ਬਾਗੜ, ਮੁਖੀ ਦੂਸਰ 
ਦਿਸਾ, ਦੀਖਤ ਹੈ ਭਲੀ। 

ਪਿਖਿ ਭਏ ਬਿਸਮੈਂ ਭੂਪ ਭਟ ਕਹਿ, 
ਗੁਰੂ ਸਮ ਨਹਿ ਕੋ ਭਲੀ। 

ਤਸਵੀਰ ਗੁਰੁ ਕੀ ਪੂਜਨੇ ਹਿਤ, 
ਭੂਪ ਪੁਨ ਉਤਰਾ ਲਈ। 

ਤਰੁ ਤਰੇ' ਮੇਲਾ ਭਰਤਿ ਅਬਿ ਲੌ, 
ਯਹਿ ਨਿਸ਼ਾਨੀ ਗੁਰੁ ਦਈ ॥੪॥ 


'ਅਨਾਦੀ ਬ੍ਰਹਮ ਸਰੂਪ ਸ੍ਰੇਸ਼ਟ ਤੇ ਪਰਮ ਕਿਰਪਾਲੂ ਸ੍ਰੀ ਗੁਰੂ 
ਨਾਨਕ ਦੇਵ ਜੀ ! 


ਜਿਵੇਂ ਤੁਸਾਂ ਜ਼ਿਮੀਂਦਾਰ ਦਾ ਖੇਤ ਹਰਾ-ਭਰਾ ਕੀਤਾ ਸੀ ਤਿਵੇਂ 
ਮੇਰੇ ਸ੍ਰੇਸ਼ਟ ਗੁਣਾਂ ਦੀ ਪਾਲਣਾ ਕਰੋ। 
'ਉੜੀਸਾ ਵੇਖ ਕੇ। 


%ਅਧਿਆ ਦੇ ਅੰਤ ਵਿੱਚ ਸਤਿਗੁਰੂ ਵਾਪਸ ਅਨੰਦ ਪੁਰ ਪਹੁੱਚ 
ਗਏ ਹਨ। ਕਵਿ ਜੀ ਏਥੇ ਲਿਖਣਾ ਭੁੱਲ ਗਏ ਹਨ। 


ਬੈਠ ਕੇ। 


'ਦਰਸ਼ਨ ਕਰਨ ਵਾਸਤੇ। 
'ਧਨੁਖ ਖਿੱਚ ਕੇ। 
ਤੀਰ ਸਿੰਨ੍ਹ ਕੇ ਤੇ ਵੱਡਾ ਦਰੱਖ਼ਤ ਵੇਖ ਕੇ। 





1008 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨ੍ਰਿਪ ਮਾਤ ਰਾਨੀ ਭੇਟ ਦੈ, 

ਬਡ ਮਾਲ ਮੁਕਤਾ ਹੀਰ ਹੈੱ”। 

ਬਹੁ ਦਏ ਜ਼ੇਵਰ ਮਾਤ ਸੁਤ ਹਿਤ, 

ਅਤੀ ਸੁੰਦਰ ਚੀਰ' ਹੈੱ। 

ਪੁਨ ਪਰੇ ਹੋਇ ਅਧੀਰ, ਗੁਰੁ ਪਗ 

ਧੋਇ ਨੈਨਨਿ ਨੀਰ ਸੋਂ। 

ਗਲਿ ਗਲਤ ਬਾਨੀ' ਸਾਸ ਸੀਤਲ, ਗਲੇ ਚੋਂ ਬਾਣੀ ਗ਼ਲਤ ਨਿਕਲਦੀ ਹੈ। 
ਗਏ ਹੋਸ਼ ਸਰੀਰ ਸੋ ॥੫॥ 

ਪਿਖਿ ਦਸਾ ਗੁਰੁ ਢੁਰਿ' ਦਯਾ ਮੈਂ, ਢਲ ਕੇ, ਪੰਘਰ ਕੇ। 

ਦੈ ਗਜਾਨ ਮੋਹ ਬਿਨਾਸਜੋ। 

ਚ਼ਲਿ ਤਹਾਂ ਤੈ ਗੁਰ ਸਨ ਸਨੈ', 'ਹੌਲੀ ਹੌਲੀ। 

ਮਗਿ ਦੇਸਿ ਬਹੁ ਪ੍ਰਕਾਸ਼ਯੋ'। 'ਸਿੱਖੀ ਦਾ ਪ੍ਰਕਾਸ਼ ਕੀਤਾ। 
ਸਮ ਨਦੀ ਬਾਰਦ' ਤਾਰਤੇ, ਬੱਦਲ ਵਾਂਗ। 

ਜਨ ਸੰਤ ਭਗਤਨਿ ਕੇ ਤਈਂ। 

ਗੁਰੁ ਅਏ ਦੇਸ ਬੰਗਾਲ ਮੈਂ, 

ਤਟ ਗੰਗ ਬਿਰਤਾ ਹੈ ਲਈ ॥ ੬ ॥ 

ਤਹਾਂ ਲਘੂ ਸਾ ਗਾਮ ਥਾ'। 

ਤਹਿ ਭੂਪ ਖੱਤ੍ਰੀ ਹੁਤੈ ਤਬਿ ਇਕ, 

ਸਿੰਘ ਹਜੂਰੀ ਨਾਮ ਥਾ। 

ਦੁਤਿ ਤੇਜਿ ਯੁਤਿ ਬਡ ਸ਼ਕਤਿ ਪਿਖਿ', 'ਤੇਜ ਸਹਿਤ ਚਿਹਰੇ ਦੀ ਛਬ ਤੇ ਵੱਡੀ ਸ਼ਕਤੀ ਵੇਖ ਕੇ। 
ਸੋ ਪਰਯੋ ਗੁਰੁ ਪਗ ਆਇ ਕੈ। 

ਕਰ ਜੋਰਿ ਕੀਨ ਨਿਹੋਰ' ਬਿਨਤੀ, 'ਝੁਕ ਕੇ। 

ਸੇਵਿ ਬਹੁਧਾ ਭਾਇ ਕੈ' ॥੭॥ 'ਪ੍ਰੇਮ ਨਾਲ ਬਹੁਤ ਤਰ੍ਹਾਂ ਦੀ। 
ਸੁਨਿ ਸਿਖਨਿ ਤੈ ਸਬਿ ਗਾਥ ਗੁਰੁ ਕੀ, 

ਮੋਦ ਮਨ ਮੈਂ ਅਤਿ ਭਯੋ। 

ਨਿਜ ਧਾਮ ਦਾਇ ਅਰਾਮ ਖਟ ਰਿਤੁ, 

ਚਾਹਿ' ਗੁਰੁ ਕੌ ਲੈ ਗਯੋ। 

ਸਿੱਖ ਬਨਯੋ ਯੂਤ ਪੁਵਾਰ, ਪਿਖਿ ਕੈ 

ਸ਼ਕਤਿ ਗੁਰੁ ਕੀ ਸੋ ਮਹਾਂ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1009 


ਜਹਿੰ ਕਿਲਾ ਅਬਿ ਅੰਗ੍ਰੇਜ਼ ਕਾ, 

ਤਬਿ ਰਚਿਤ ਗੜ੍ਹ ਥਾ' ਸੋ ਤਹਾਂ ॥੮॥ 

ਉਨਿ ਬੂਝਿ ਗੁਰ ਤੈ, ਨਾਮ ਗੋਬਿੰਦ ਗੜ੍ਹ, 

ਰਖਜਯੋ ਥਾ ਚਾਹਿ ਕੈ। 

ਅਬਿ ਬਡੀ ਸੰਗਤਿ ਜੋ ਕਹਾਵਤ, 

ਧਰਮਸਾਲਾ ਤਾਹਿ ਕੈ'। 

ਪੁਨ ਨਾਮ ਗੁਰੁ ਕੇ, ਏਕ ਕਟੜਾ 

ਰਚਜਯੋ, ਅਬਿ ਲੌ ਜੋ ਅਹੇ। 

ਤਸਵੀਰ ਉਨਿ ਉਤਰਾਇ ਗੁਰੁ ਕੀ, 

ਰਖੀ ਪੂਜਨ ਕੋ ਗਹੇ' ॥੯॥ 

ਇਕ ਦਈ ਪੋਥੀ ਖਾਸ ਤਿਸ ਕੋ, 

ਨੌਮ ਗੁਰੁ ਮੁਦ ਮਾਨ ਹੈ। 

ਬਹੁ ਕਾਲ ਰਹਿ ਸੋ ਕਿਲੇ ਮੈਂ, 

ਅਬਿ ਗਈ ਇੰਗਲਸਤਾਨ ਹੈ। 

ਪੁਨ ਪੁਰੀ ਆਨੰਦ ਸਿੰਘ ਹਜੂਰੀ, 

ਅਯੋ ਗੁਰੁ ਦਸਮੇਸ਼ ਧੈ'। 'ਪਾਸ। 

ਬਹੁ ਭੇਟ ਦੈ ਤਸਵੀਰ ਇਨ ਕੀ, 

ਲੈ ਗਯੋ ਥਾ ਵੇਸ ਪੈ' ॥੧੦॥ (ਆਪਣੇ) ਪਾਸ ਘਰ ਲੈ ਗਿਆ ਸੀ। 

ਵਹਿ ਆਹਿ ਪਟਨੇ ਮੈਂ ਅਬੈ, 

ਇਕ ਵੀਚ ਸੰਗਤ' ਹੈ ਤਹਾਂ। ਗੁਰਦੁਆਰਾ ਬੜੀ ਸੰਗਤ ਕਲਕੱਤਾ। 

ਛਲ ਠਾਨ ਇਕ ਅੰਗ੍ਰੇਜ ਨੇ, 

ਥਾ ਰਾਜ ਉਸ ਕਾ ਯੌਂ ਲਹਾ। 

ਬਨਿ ਸਾਧੁ, ਜਪ ਤਪ ਸਾਧਿ, ਈਸ 

ਅਰਾਧਿ, ਗੰਗਾ ਤਟ ਵਹਾਂ'। 'ਓਥੇ ਗੰਗਾ ਦੇ ਕਿਨਾਰੇ। 

ਤਿਹ ਸੇਵ ਪੂਰੀ, ਸਿੰਘ ਹਜੂਰੀ 

ਠਾਨ', ਕੂਰੀ ਫਲ ਲਹਾ? ॥ ੧੧॥ 'ਕਰਕੇ। “ਝੂਠਾ ਫਲ ਲਿਆ। 

ਉਨਿ ਲੀਨ ਚੜਸਾ ਭਰ ਜ਼ਮੀਨ', ।ਏਕੜ ਜ਼ਮੀਨ। (ਚੜਸਾ=ਜਿਤਨੀ ਜ਼ਮੀਨ ਨੂੰ ਇਕ ਚੜਸਾ 
ਚੰਗੀ ਤਰ੍ਹਾਂ ਪਾਣੀ ਦੇ ਕੇ ਉਤਨੀ ਜ਼ਮੀਨ ਦਾ ਨਾਮ ਚੜਸਾ ਹੋ 
ਗਿਆ।) 

ਲਿਖਾਇ ਕਸਮ ਕਰਾਇ ਕੈ। 





1010 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹਿ ਚੀਰ ਤਾਰਿ ਨਿਕਾਰ ਮਿਨਿ ਲਿਯ', 


ਕਿਲਾ ਯੁਤ ਬਹੁ ਥਾਇ ਕੈ'। 
ਰਚਿ ਤਹਾਂ ਕੋਠੀ ਬਨਿ ਸੁਦਾਗਰ, 
ਸਮਾਂ ਨ੍ਰਿਖਿ ਰਹਾਇਓ'। 

ਪੁਨ ਕਾਜ ਕੀਨ ਸਮਾਜ ਚੀਨ', 
ਜਹਾਜ ਲੀਨ ਮੰਗਾਇਓ ॥੧੨॥ 
ਸਨ ਸੱਤ੍ਹ ਸੈ ਥਾ ਬਹੱਤ੍ੂ, 
ਈਸਵ' ਤਬਿ ਜਾਨਿਓ। 

ਬਹੁ ਫੌਜ ਜੰਗੀ ਏਕ ਦਮ, 
ਮੰਗਵਾਇ ਕਰਿ ਬਲ ਠਾਨਿਓ। 
ਇਤ ਸਿੰਘ ਹਜੂਰੀ ਮਰਸੋ ਥਾ, 
ਲਿਯ ਰਾਜ ਤਾਂਹਿ ਦਬਾਇ ਹੈ। 
ਪੁਨ 'ਗਿਨ ਪਲਾਸੀ' ਗਾਮ ਢਿਗ, 
ਕਿਯ ਜੰਗ ਇਨਿ ਅਧਿਕਾਇ ਹੈ ॥੧੩॥ 
ਲਿਯ ਦੇਸ ਮੁਰਸ਼ਦਬਾਦ ਕੇਰ, 
ਨੁਵਾਬ ਕਾ ਬਹੁ ਛੀਨ ਹੈ। 

ਫਿਰ ਦੇਸ ਕਾਂਸ਼ੀ ਪਤੀ ਕਾ, 
ਲਖਨਊ ਕਾ ਲਿਯ ਪੀਨ' ਹੈ। 
ਉਤ ਦੇਸ ਦੱਖਣ ਪੇਸ਼ਵਾ ਤੈ', 
ਬੇਸ' ਲੀਨ ਸਜੋਰ ਹੈ। 

ਪੁਨ ਜੰਗ ਮਰਹੱਟਜੋਂ ਸੰਗ ਕੀਨੇ, 
ਡੀਂਗ ਕੋਇਲ ਘੋਰ ਹੈਂ! ॥੧੪॥ 
ਉਨਿ ਤਈਂ ਫਾੜਿ ਬਿਝਾੜ ਖੇਡ 
ਉਜਾੜ, ਬੇਖ ਉਪਾਰ ਹੈ'। 


ਫਿਰ ਲਈ ਦਿੱਲੀ ਬਿਨਾ ਢਿੱਲੀ', 
ਮੇਲ ਜਿੱਲੀ ਭਾਰ ਹੈ'। 
ਦਸ ਆਠ ਸੌ ਪਰ ਏਕ ਸਨ ਥਾ' 
ਜਬੈ ਦਿੱਲੀ ਹੈ ਲਈ। 


'(ਤਾਰਿ), ਜਰੀਬ ਨਾਲ ਮਿਣ ਕੇ ਉਹ (ਚੀਰ) ਹੱਦ ਕੱਢ 
ਲਈ। 
ਕਿਲ੍ਹੇ ਸਣੇ ਬਹੁਤ ਥਾਂ ਦੀ। 


'ਸਮਾਂ ਦੇਖਦਾ ਰਿਹਾ ਭਾਵ ਮੋਕਾ ਤਾੜਦਾ ਰਿਹਾ। 
'ਜਾਣੇ ਫੇਰ ਆਪਣੀ ਕੌਮ ਦਾ ਕੰਮ ਕੀਤਾ। 


'ਸੰਨ ੧੭੭੨ ਈ: ਸੀ। 


'ਬਹੁਤਾ। 
'ਪੂੰਨੇ ਦੇ ਰਾਜੇ ਬਾਜੀਰਾਉ ਦੂਜੇ ਤੋਂ। 
'ਸ੍ਰੇਸ਼ਟ ਦੇਸ। 


'ਡੀਂਗ ਤੇ ਕੋਇਲ ਸ਼ਹਿਰਾਂ ਨੇੜੇ ਭਿਆਨਕ ਜੰਗ ਕੀਤੇ। 


'ਪਾੜ ਕੇ ਵੱਖ ਵੱਖ ਕਰ ਕੇ ਖੇਡ ਉਜਾੜ ਕੇ (ਉਨ੍ਹਾਂ ਦੀਆਂ) 
ਜੜ੍ਹਾਂ ਪੁੱਟ ਦਿੱਤੀਆਂ। 

ਬਿਨਾਂ ਦੇਰ ਤੋਂ। 

'ਬਹੁਤੀ ਹਲਚਲੀ ਪਾ ਕੇ। 

'ਸੰਨ ੧੮੦੧ ਈ: ਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1011 


ਅਠ ਸਾਲ ਪਾਛੇ ਲੁਦੇਹਾਨੇ, 
ਛਾਵਨੀ ਥੀ ਇਨ ਠਈ' ॥ ੧੫॥ 
ਫਿਰ ਸੰਨ ਅਠਾਰਾਂ ਸੌ ਪੰਤਾਲੀ, 
ਮਾਂਹਿ ਠਟ' ਬਡ ਰੌਰ£ ਹੈ। 
ਨਿਸੰਗ ਛੀਨ ਲਾਹੌਰ ਹੈ। 

ਇਮ ਦੇਸ ਹਿੰਦੁਸਤਾਨ ਵੇਸ', 
ਪੰਜਾਬ ਹਿਕਮਤ ਸੰਗ' ਹੈ। 
ਸਥਿ ਮੁਲਕ ਕੇ ਅੰਗੇੇਜ ਹੋਏ, 
ਬਾਦਿਸ਼ਾਹਿ ਨਿਸੰਗ ਹੈਂ ॥੧੬॥ 
ਅਬਿ ਸੁਨੋ ਗਾਥਾ ਨੌਮ ਗੁਰੁ ਕੀ, 
ਰਹੀ ਪੀਛੈ ਜੋ ਭਲੈਂ'। 

ਉਨਿ ਸੈਰ ਦੇਸ ਬੰਗਾਲ ਕੀਨ, 
ਉਡੀਸ ਕਾ ਬਹੁਤੈ ਥਲੈਂ”। 

ਪੁਨ ਜਗਨ ਨਾਥ ਨਿਹਾਰਿ ਉਤਰੇ, 


ਪੌਰਿ ਸਨਮੁਖ' ਜਾਇ ਕੈ। 

ਉਨਿ ਸੇਵ ਕੀਨ ਸੁ ਭਾਇ ਕੈ' ॥੧੭॥ 
ਫਿਰ ਗਏ ਮੰਦਰ ਮੈਂ ਗੁਰੂ, 

ਉਨਿ ਕਹਯੋ ਅਬਿ ਤੋ ਬੰਦ ਹੈ। 


੨੩<੩. 


ਹਮ ਪਿਖਨਿ ਮੰਦਰ ਕੋ ਅਏ, 

ਪਿਖਿ ਰਹੈ ਪੁਭੁ ਸਬਿ ਠੌਰ ਹੈ ॥੧੮॥ 
ਇਮ ਗਾਇ' ਬੈਠੇ ਜਾਇ ਡੇਰੇ, 

ਭੋਗ ਪੰਡਨਿ ਲਾਇਓ। 

ਨਿਜ ਥਾਰ ਠਾਕੁਰ ਭੋਗ ਕਾ ਲੈ, 


!'ਬਣਾਈ। 


ਪਾ ਕੇ। “ਚੌਲਾ। 


'ਸ੍ਰੇਸ਼ਟ। 
'ਚਤੁਰਾਈ ਨਾਲ। 


'ਮਨ ਇੱਛਤ। 


'ਇੱਕ ਵੱਡਾ ਠਾਕੁਰ (ਪ੍ਰਮੇਸ਼ਰ ਸਿਰਫ) ਮੰਦਰ ਵਿੱਚ ਹੀ ਨਹੀਂ 
ਹੈ। 





1012 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਪ ਗੁਰੁ ਪੈ ਆਇਓ। 

ਗੁਰੁ ਪਾਸ ਥੇ ਜੋ ਲੋਗ ਬੈਠੇ, 
ਪੇਖਿ ਸਬਿ ਬਿਸਮੈ' ਰਹੇ। 

ਭਰਮ ਸੰਸੇ ਸੋ ਗਹੇ' ॥੧੯॥ 
ਜਿਨਿ ਪੇਖਜੋ ਥਾ ਗੁਰੂ ਪੈ, 

ਉਨਿ ਜਾਇ ਪੰਡਜਯੋ ਕੋ ਕਹਜੋ। 
ਸਬਿ ਆਇ ਗੁਰੁ ਕੇ ਪਏ ਪੈਰੀਂ, 
ਥਾਲ ਮੰਦਰ ਤੈ ਲਹਜੋ। 

ਪੁਨ ਜਾਂਹਿ ਜਬਿ ਗੁਰੁ ਮੰਦਰ ਮੈਂ, 
ਖੁਲ ਜਾਂਹਿ ਫਾਟਕ ਆਪ ਹੀ। 
ਗੁਰੂ ਕੌ ਹਰਿ ਥਾਪ ਹੀ ॥੨੦॥ 
ਇਹੁ ਬਾਤ ਅਬਿ ਲੌ ਬ੍ਰਿਧ ਪੰਡੇ, 
ਪੁਰੀ ਕੇ ਜਨ ਗਾਇ ਹੈਂ। 

ਇਕ ਠੌਰ ਖਾਵਤ ਔਰ ਸਬਿ, 
ਗੁਰੁ ਸਿੱਖਨਿ ਕੋ ਨਹਿੰ ਦਾਇ ਹੈਂ। 
ਜਹਿਂ ਬਿਰੇ ਥੇ ਗੁਰੁ ਨੌਮ, 

ਮੰਗੂ ਨੇ ਬਨਾਯੋ ਥਾਨ ਸੋ। 

ਇਸ ਹੇਤ ਹੀ ਵਹਿ ਥਾਨ ਮੰਗੂ 
ਮਠ, ਕਹਾਵਤ ਜਾਨ ਸੋ ॥੨੧॥ 
ਗੁਰੁ ਨੌਮ ਤਬਿ ਗੁਰੁ ਆਦਿ ਕੀ, 
ਬਨਵਾਵਤੇ ਭੇ ਬਾਵਲੀ। 
ਇਸ਼ਨਾਨ ਜਿਹ ਜਲ ਪਾਨ ਤੈ, 
ਅਘ ਓਘ! ਕਟਤਿ ਉਤਾਵਲੀ। 


ਤਟ ਸਿੰਧ ਕੇ' ਸੋ ਮਿਸ਼ਟ ਜਲ ਹੈ, 


ਨੈਨ ਨਿਜ ਕਵਿ ਨੇ ਪਿਖਾ। 
ਬ੍ਰਿੱਧ ਤੈ ਸੁਨਿ ਹੈ ਲਿਖਾ ॥੨੨॥ 
ਪੁਨ ਨੌਮ ਗੁਰੁ ਜਨ ਤਾਰਤੇ, 


'ਹੈਰਾਨ। 


।ਉਹ ਪਕੜੇ ਗਏ, ਭਾਵ ਭਰਮਾਂ ਤੇ ਸੰਸਿਆਂ ਵਿੱਚ ਪੈ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1013 


ਬਹੁ ਨੌਰ ਕਰਤਿ ਨਿਵਾਸ ਹੈਂ। 

ਬਿਤਵਾਇ ਤੀਨਕ ਸਾਲ ਉਤ, 

ਫਿਰ ਅਏ ਪਟਨੇ ਖਾਸ ਹੈ। 

ਬਹੁ ਦਯੋਸ ਤੇ ਲਗ ਰਹੀ ਥੀ, 

ਉਡੀਕ ਗੁਰੁ ਕੇ ਆਨ ਕੀ। 

ਹਰ ਵਕਤ ਸੌਨ' ਮਨਾਵਤੀ ਥੀ, 

ਮਾਤ ਬ੍ਰਿਧਾ ਨਾਨਕੀ ॥੨੨॥ 

ਅਬਿ ਬਾਗ ਗੁਰੁ ਕਾ ਜਹਾਂ ਹੈ, 

ਇਕ ਕੋਸ ਪਰ ਗੁਰੁ ਆ ਥਿਰੇ। 

ਲਹਿ ਸਾਰ' ਜਨ ਕ੍ਰਿਪਾਲ ਸਸਿ ਲੌ, 'ਖ਼ਬਰ। 

ਲੋਗ ਤਹਿ ਹੀ ਜਾ ਫਿਰੇ। 

ਸੁਨਿ ਮਾਤ ਅੰਗ ਨ ਮਾਤ', ਸੁਖ 'ਮਿਉਂਦੀ। 

ਅਵਿਦਾਤ ਭਾ ਤੁਛ ਤਾ ਸਮੈਂ'। 'ਤਿਸ ਥੋਹੜੇ ਜਿਹੇ ਸਮੇਂ ਵਿੱਚ ਬਹੁਤਾ ਸੁਖ ਹੋਇਆ। 
ਭੁਲ ਦੇਹ ਗੇਹ ਸਨੇਹ ਗੌ', ਦੇਹ ਤੇ ਘਰ ਦਾ ਮੋਹ ਭੂਲ ਗਿਆ। 
ਲਿਵ ਲਗੀ ਦਿਢ ਸੁਤ ਖਾਸ ਮੈਂ! ॥੨੪॥ 'ਆਪਣੇ ਪੁੱਤਰ ਵਿੱਚ। 


ਸੀ ਗੁਜਰੀ ਮਤਿ ਉਜਰੀ', 'ਉੱਜਲ ਮਤ ਵਾਲੀ। 

ਮਨ ਮਗਨ ਆਨੰਦ ਮੈਂ ਭਈ। 

ਮਗ ਧਾਮ ਗੰਧ ਸਿੰਚਾਇ', ਬੰਦਨ 'ਰਸਤੇ ਤੇ ਘਰਾਂ ਵਿੱਚ ਸੁਗੰਧੀ ਛਿੜਕੀ ਹੋਈ ਹੈ। 

ਵਾਰ ਦ੍ਰਾਰਨ ਹੈ ਠਈ'। ਦਰਵਾਜ਼ਿਆਂ 'ਤੇ ਫੁੱਲ-ਪੱਤਿਆਂ ਦੀਆਂ ਮਾਲਾ ਬੰਨ੍ਹੀਆਂ 


ਹੋਈਆਂ ਹਨ। 
ਸੁਹਾਗ ਕੇ ਮੁਦ ਹੂ ਮਹਾਂ। 
ਧਰਿ ਆਰਤੀ ਹਿਤ ਕਰਨ ਆਰਤ 


ਹਰਨ ਕੀ ਮਗ ਦਰਗਹਾ' ॥ ੨੫॥ 'ਦਰਗਾਹ ਦੇਰਸਤੇ (ਦੀ ਪ੍ਰਾਪਤੀ) ਕਰਨ ਵਾਸਤੇ ਦੁੱਖਾਂ ਨੂੰ 
ਮੇਟਣ ਵਾਲੇ (ਸਤਿਗੁਰਾਂ) ਦੀ ਆਰਤੀ ਕਰਦੇ ਹਨ। 
ਉਤਸ਼ਾਹ ਅਧਿਕ ਪ੍ਰੇਮ ਸੋਂ, 


ਸਬਿ ਦਾਸ ਦਾਸੀ ਸਜਤ ਭੇ। 

ਸਭਿ ਸਾਜ ਮੰਗਲ ਮੈ' ਸਜੇ, 'ਮੰਗਲ ਰੂਪ। 

ਬਰ ਬਾਦ ਬਿਬਿਧਾ ਬਜਤ ਭੇ'। ਸ੍ਰੇਸ਼ਟ ਤੇ ਅਨੇਕ ਤਰ੍ਹਾਂ ਦੇ ਵਾਜੇ ਵੱਜਣ ਲੱਗ ਪਏ। 
ਬਡ ਮਾਤ ਪੌਤ ਕੇ ਤਈਂ, 





1014 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਸ਼ਨਾਨ ਆਪ ਕਰਾਇ ਕੈ। 

ਬਹੁ ਬਰਨ ਬਰਨ' ਬਨਾਇ ਭੂਸ਼ਨ, 
ਬਸਨ ਬਰ ਪਹਿਰਾਇ ਕੈ ॥੨੬॥ 
ਦੁਤਿ ਹੇਰਿ ਹੋਤਿ ਹਿਰਾਨ, ਐ 
ਕੁਰਬਾਨ ਰੂਪ ਅਨੂਪ ਪੈ। 

ਮਤ ਡੀਠ' ਲਾਗੈ ਸਯਾਮ ਬਿੰਦੂ, 
ਕਿਯ ਕਪੋਲਨ ਖੂਪ ਪੈ'। 

ਮ੍ਰਿਦੁ ਮੰਜ ਕੰਜਨ ਪੈ ਮਨੋ, 

ਅਲਿ ਰਹੇ ਛੌਨਾ ਸੋਇ ਹੈਂ'। 


ਦ੍ਰਿਗ ਮ੍ਿਗ ਸਾਵਕ ਮੀਨ ਕੰਜਨ, 
ਖੰਜਨ ਕੌ ਮਦ ਖੋਇ ਹੈਂ! ॥੨੭॥ 


ਜਨੁ ਰਮਾ ਕਾਰੀ ਪਹਿਨਿ ਸਾਰੀ, 
ਕਜਰ ਧਾਰੀ ਮੋਹਿਤੀ'। 


ਕਿਤ ਤੀਨ ਗੁਨ, ਤ੍ਰੈਦੇਵ ਤ੍ਰਿਧਾ 
ਸ਼ਕਤਿ, ਨੈਨਨਿ ਸੋਹਿਤੀ'। 


ਕਚ ਚਿਕਨ ਮੇਚਕ ਘੁੰਘਰਾਰੇ, 
ਮੰਡਰਾਰੇ ਅਲਿ ਕਿਤੈ”। 


ਸਮ ਮਦਨ ਕਮਠੀ ਕੁਟਿਲ ਭ੍ਰਿਕੁਟੀ, 


ਬਿਨਾ ਤਾਨੇ ਜਗਿ ਜਿਤੈਂ! ॥੨੮॥ 
ਲਟ ਲਟਕ ਸਾਫ ਕਪੋਲ ਲਾਗੀ, 
ਕਾਚ ਪੈ ਜਨੁ ਕਾਫ ਹੈ'। 

ਮੁਖ ਸਸੀ ਤੈ ਕਿਤ ਸੁਧਾ ਪੀਵਨਿ, 
ਲਪਟਜੋ ਸੁਤ ਸਾਂਪ ਹੈ'। 


ਦੁਤਿ ਕਾਨ ਕੁੰਡਲ ਲੋਲ ਡੋਲ, 


'ਨਜ਼ਰ। 
ਚੰਗੀਆਂ ਗੱਲ੍ਹਾਂ ਤੇ ਕਾਲਾ ਨਿਸ਼ਾਨ ਲਾਇਆ ਹੈ। 


'ਕੋਮਲ ਤੇ ਉੱਜਲ ਕੰਵਲਾਂ ਤੇ ਜਾਣੋ ਭੌਰਿਆਂ ਦੇ ਬੱਚੇ ਸੌਂ ਰਹੇ 
ਹਨ। 


'ਨੇਤ੍ਰ, ਹਰਨ ਦੇ ਬੱਚੇ, ਮੱਛੀ, ਕੰਵਲ ਤੇ ਮਮੋਲੇ ਦੇ ਹੰਕਾਰ ਨੂੰ 
ਨਾਸ਼ ਕਰਦੇ ਹਨ। 


ਜਾਣੋ ਲੱਛਮੀ ਕਾਲੀ ਸਾੜ੍ਹੀ ਪਹਿਨ ਕੇ ਤੇ ਸੁਰਮਾ ਪਾ ਕੇ 
ਮੋਹਿਤ ਕਰਦੀ ਹੈ। 


ਜਾਂ ਤਿੰਨ ਗੁਣ, ਤਿੰਨੇ ਦੇਵਤੇ ਤੇ ਤਿੰਨੇ ਦੇਵਤਿਆਂ ਦੀਆਂ 
ਸ਼ਕਤੀਆਂ ਅੱਖਾਂ 'ਚ ਸੋਹ ਰਹੀਆਂ ਹਨ। 

'ਚੀਕਣੇਂ, ਕਾਲੇ ਤੇ ਘੁੰਘਰੂਆਂ ਵਾਲੇ ਕੇਸ ਹਨ ਜਾਂ ਭੌਰੇ ਗੋਲ 
ਚੱਕ ਦੇ ਕੇ ਘੁੰਮ ਰਹੇ ਹਨ। 


'ਕਾਮ ਦੇ ਧਨੁਖ ਵਾਂਗ ਟੇਢੇ ਭੂਵੱਟੇ, ਬਿਨਾਂ ਖਿੱਚਿਆਂ ਜਗਤ ਨੂੰ 
ਜਿੱਤ ਰਹੇ ਹਨ। 


'ਕੇਸਾਂ ਦੀ ਲਿਟ ਲਟਕ ਕੇ ਗੱਲ੍ਹਾਂ ਤੇ ਸਾਫ਼ ਲੱਗੀ ਹੋਈ ਹੈ ਜਾਣੋ 
ਕੱਚ ਦੇ ਉਤੇ (ਫ਼ਾਰਸੀ ਲਿੱਪੀ ਦਾ) ਕਾਫ਼ (ਅੱਖਰ ਲਿਖਿਆ 
ਹੋਇਆ) ਹੈ। 


'ਜਾਂ ਮੁਖ ਰੂਪ ਚੰਦੂਮਾ ਤੋਂ ਅੰਮ੍ਰਿਤ ਪੀਣ ਲਈ ਸੱਪ ਦਾ ਪੁੱਤਰ 
ਚਿੰਬੜਿਆ ਹੋਇਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1015 


ਕਪੋਲ ਸਬਜ਼ੇ ਸਜ ਰਹੇ'। 


ਸਸਿ ਗੋਦ ਮੈਂ ਜਨ ਸਸਿਜ ਖੇਲਤਿ, 
ਇੰਦੂ ਧਨੁ ਜਨੁ ਜੁਗ ਅਹੇ' ॥੨੯॥ 


ਸਿਰ ਚਾਰੁ ਚੀਰਾ' ਜਟਤ£ ਜ੍ਰਾਹਰ, 
ਜਿਗਾ ਕਲਗੀ ਜਗਮਗੇ'। 

ਗਰਿ ਮਾਲ ਮੁਕਤਾ ਗਜਨ ਲਾਲ, 
ਬਿਸਾਲ ਬਿਬਿਧਾ ਥੇ ਖਗੇ'। 


ਦੁਤਿ ਦੇਹ ਝਗਲੀ ਝੀਨਿ ਮੈਂ ਸੇ, 
ਝਲਕਿ ਖਲਕੈਂ ਮੋਹਿਤੋ'। 


ਤਨ ਮਨ ਸੁ ਧਨ ਸਬਿ ਵਾਰ ਡਾਰਤਿ, 
ਹਸਨ ਦਸਨ ਜੋ ਜੋਹਿਤੋ' ॥ ੩੦॥ 
ਨਵਰਤਨ ਮੰਡਤਿ ਭੁਜ ਭਵੱਟਾ, 


ਮਨੋ ਗੁਹਿ ਲਿਪਟਾਰਹੇ'। 


ਸੁਠ ਸਜਤਿ ਨੇਵਰ ਬਜਤਿ ਧੁਨਿ, ਸੁਨਿ 
ਮੁਨਿਨ ਮਨ ਬਿਰਮਾਰਹੇ'। 


ਕਰ ਕਨਕ ਕੰਜਨਿ ਜਟਤਿ ਮਨਿ ਗਨ, 
ਕਿੰਕਨੀ ਕਟਿ ਭਾਵਤੇ'। 
ਸੁਰਮਾਂ ਕੌ ਸ਼ਰਮਾਵਤੇ' ॥ ੩੧॥ 


ਨਖ ਪਾਂਤਿ ਸਾਂਤਿ ਅਵਦਾਤ ਦਾ, 
ਜਨੁ ਚਿੰਤ ਮਨਿ ਚਿੰਤਾ ਹਰੇ'। 


ਕਿਤ ਟੂਕ ਕੈ ਬਿਧੁ ਕੋ ਬਿਧੀ, 


ਕੰਨਾਂ ਵਿੱਚ (ਪਾਏ ਹੋਏ) ਚਮਕੀਲੇ ਕੁੰਡਲ ਚੰਚਲ ਹੋ ਕੇ ਹਿੱਲ 
ਰਹੇ ਹਨ (ਜਿਨ੍ਹਾਂ ਵਿੱਚ) ਸਬਜ਼ੇ (ਹਰੇਰਤਨ) ਸਜ ਰਹੇ ਹਨ। 


'ਜਾਣੋਂ ਚੰਦੂਮਾ ਦੀ ਗੋਦ ਵਿੱਚ ਚੰਦੂਮਾ ਦੇ ਪੁੱਤਰ ਖੇਡ ਰਹੇ ਹਨ 
ਜਾਂ ਜਾਣੋ ਇੰਦੂ ਦੇ ਦੋ ਧਨੁਖ ਹਨ। 

'ਸੁੰਦਰ ਦਸਤਾਰਾ। “ਜੜੇ ਹੋਏ। 

'ਚਮਕਦੇ ਹਨ। 


'ਗਲ ਵਿੱਚ ਵੱਡੀ ਮਾਲਾ ਸੀ ਜਿਸ ਵਿੱਚ ਹਾਥੀਆਂ ਦੇ ਮੋਤੀ ਦੇ 
ਤਰ੍ਹਾਂ ਤਰ੍ਹਾਂ ਦੇ ਲਾਲ (ਖਗੇ) ਤਾਰਿਆਂ ਵਾਂਗ (ਚਮਕ ਰਹੇ 
ਸਨ)। 


'ਸਰੀਰ ਦੀ ਸ਼ੋਭਾ ਬਰੀਕ ਝੱਗੀ ਵਿੱਚ ਦੀ ਚਮਕ ਕੇ ਲੋਕਾਂ ਨੂੰ 
ਮੋਹਿਤ ਕਰ ਰਹੀ ਹੈ। 


ਹੱਸਣ ਸਮੇਂ ਜੋ ਦੰਦਾਂ ਨੂੰ ਵੇਖਦਾ ਹੈ। 


'ਬਾਂਹ ਵਿੱਚ ਬਾਜ਼ੂ-ਬੰਦ ਨੌਰਤਨਾਂ ਨਾਲ ਸਜ ਰਿਹਾ ਹੈ ਜਾਣੋ ਨੌਂ 
ਗੁਹਿ (ਬਾਂਹ ਨੂੰ) ਚਿੰਬੜ ਰਹੇ ਹਨ। 


'ਸੁੰਦਰ ਝਾਂਜਰਾਂ ਸਜ ਰਹੀਆਂ ਹਨ ਜਿਨ੍ਹਾਂ ਚੋਂ ਨਿਕਲੀ ਹੋਈ 
ਅਵਾਜ਼ ਸੁਣ ਕੇ ਮੁਨੀਆਂ ਦੇ ਮਨ ਮੋਹਿਤ ਹੋ ਕੇ ਫਸ ਰਹੇ ਹਨ। 
'ਹੱਥ ਕੰਵਲਾਂ ਵਿੱਚ ਸੋਨੇ ਦੇ ਕੜੇ ਹਨ (ਜਿਨ੍ਹਾਂ ਵਿੱਚ) ਬਹੁਤ 
ਮਣੀਆਂ ਜੜੀਆਂ ਹੋਈਆਂ ਹਨ ਅਤੇ ਲੱਕ 'ਚ ਬੱਧੀ ਹੋਈ 
ਤੜਾਗੀ ਮਨ ਨੂੰ ਚੰਗੀ ਲੱਗਦੀ ਹੈ। 

'ਚਰਨ ਉੱਜਲ ਤੇ ਕੋਮਲ ਹਨ ਜੋ ਲਾਲ ਕੰਵਲਾਂ ਤੇ ਲਛਮੀ ਨੂੰ 
ਸ਼ਰਮਾਉਂਦੇ ਹਨ। 

'ਨੌਹਾਂ ਦੀਆਂ ਕਤਾਰਾਂ ਬਹੁਤੀ ਸ਼ਾਂਤੀ ਦੇਣ ਵਾਲੀਆਂ ਹਨ ਜਾਣੋ 
ਚਿੰਤਾ ਦੂਰ ਕਰਨ ਵਾਲੀਆਂ ਚਿੰਤਾ ਮਣੀਆਂ ਹਨ। 





1016 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਪਾਦ ਪੁਜਨ ਹੈਂ ਕਰੇ'। 'ਜਾਂ (ਬਿਧੀ) ਬ੍ਰਹਮਾ, (ਬਿਧੁ) ਚੰਦ੍ਰਮਾ ਦੇ ਟੁਕੜੇ ਕਰ ਕੇ ਗੁਰਾਂ 
ਸਿ ਦੇ ਚਰਨਾਂ ਦਾ ਪੂਜਨ ਕਰ ਰਿਹਾ ਹੈ। 


ਅਬਿ ਸੰਤ ਧਜਾਵਤ ਚਰਨ ਸੋ, 

ਤਬਿ ਧੰਨਯ ਥੇ ਜੇ ਪਰਸਤੇ'। ਛੋਂਹਦੇ ਸਨ। 
ਹਰਿ ਗਯਾਨ ਹੈ ਕੁਰਬਾਨ ਤਿਨ ਪੈ, 

ਧਯਾਨ ਧਰਿ ਜੇ ਦਰਸਤੇ ॥ ੩੨॥ 

ਤਬਿ ਹੁਤੇ ਬਾਲਕ, ਤੀਨ ਸਾਲਕ 

ਕੇ, ਸੁਹਾਵਤਿ ਸਰਬਥਾ'। 'ਸਭ ਤਰ੍ਹਾਂ ਕਰਕੇ। 
ਕਾਮ ਪਿਖਿ ਹਤ ਗਰਬਥਾ'। 'ਵੇਖ ਕੇ ਕਾਮਦੇਵ ਦਾ ਹੰਕਾਰ ਨਾਸ਼ ਹੋ ਜਾਂਦਾ ਸੀ। 
ਉਛੰਗ' ਗੁਰੁ ਕੋ ਲੈ ਗਏ। 'ਗੋਦੀ 'ਚ ਚੁੱਕ ਕੇ। 
ਉਤ ਪਾਲਕੀ ਅਸ੍ਹਾਰ ਨੌਮੇ, 

ਗੁਰੂ ਬਾਗੋਂ ਚਲਿ ਅਏ ॥ ੩੨ ॥ 

ਚਲਿ ਬਹੁ ਮਹਾਜਨ ਨਗਰ ਕੇ ਸਿੱਖ, 

ਮਿਲੇ ਅੱਗੂ ਜਾਇ ਕੈ। 

ਪਗ ਪਰਸਿ ਦਰਸ਼ਨ ਦਰਸਿ' ਬਰਸਤਿ 

ਫੂਲ, ਹਰਸ ਬਢਾਇ ਕੈ'। 

ਗੁਨ ਗਾਵਤੇ ਹੁਲਸਾਵਤੇ', 

ਮਿਲਿ ਆਵਤੇ ਭੇ ਸੰਗ ਹੈਂ। 

ਚੰਦ, ਆਦਿ ਉਮੰਗ ਹੈਂ ॥੩੪॥ 

ਜੁਗ ਓਰ' ਚਵਰ ਝੁਲਾਵਤੇ ਭੇ, 

ਲਿਯਾਵਤੇ ਇਮ ਗੁਰੁ ਤਈਂ। 

ਨਗਰ ਸਗਰੇ ਬਗਰ' ਡਗਰਨਿ?”, 

ਮੈਂ ਸੁਗੰਧੀ ਹੈ ਛਈ। 

ਬਹੁ ਬਾਦ ਬੱਜਤ' ਸਜਤ ਕੌਤਕ, 

ਗਜਤਿ ਅਸੂੂ' ਅਪਾਰ ਹੈ'। 

ਜਨੁ ਰਾਮ ਆਏ ਅਵਧ ਫਿਰਿ', 

ਮਨਿ ਅਤਿ ਅਨੰਦ ਉਛਾਰ ਹੈਂ! ॥੩੨੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1017 


ਕ੍ਰਿਪਾਲ ਚੰਦ ਸਮੋਦ ਗੋਦ, 
ਉਠਾਇ ਨਿਜ ਦਸਮੇਸ਼ ਕੋ। 

ਪਗ ਨਗਨ ਚਲਿ ਮਿਲਿ ਅੱਗਰ ਦੀਨੋ, 
ਬਾਲ ਗੁਰੁ ਪਰਮੇਸ਼ ਕੋ। 

ਗੁਰੁ ਲਯੋ ਅਤਿ ਪ੍ਰਮੋਦ ਯੁਤ, 

ਨਿਜ ਗੋਦ ਸੀਨੇ ਲਾਇਓ। 

ਚੁਮਿ ਮਾਥ ਹਾਥ ਫਿਰਾਇ ਸਿਰਿ, 
ਸਿਰ ਨਾਥ ਨਾਥ ਬਨਾਯੋ' ॥ ੩੬ ॥ 
ਹਰਸ ਮਨਿ ਨ ਸਮਾਇ ਹੈ'। 


ਪੁਚਕਾਰਿ' ਦੈ ਬਹੁ ਪਯਾਰ, 

ਬਾਰੰ ਬਾਰ ਉਰ ਸੋ" ਲਾਇ ਹੈਂ। 
ਬੁਹਮ ਗਯਾਨ ਪੁਮਾਨੰਦ ਕਿਤ', 
ਬੁਹਮ ਈਸ, ਰਵਿ ਸਸਿ ਮਿਲਿ ਚਲੇ। 


ਪੁਰਖਾਰਥੰ ਪੁਮਾਰਥੰ, 
ਜਸ ਤੇਜ, ਓਜ ਸੁ ਧਰਮਲੇ' ॥੨੩੭॥ 
ਤਜ ਜਾਪ ਫਲ, ਕਿਤ ਸਿੱਧ ਸਾਧਨ, 


ਬੁਹਮ ਨਿਜ ਜਨੁ ਪਾਯੋ'। 


ਭਜ ਨਿਜਾਨੰਦ ਨਿਮਗਨ, ਤ੍ਰਿਧਾ 
ਦੇਹ ਨੇਹ ਭੁਲਾਯੋ'। 


ਤਿਸ ਮੋਦ ਕੀ ਨਹਿਂ ਅਵਧਿ ਸਾਰਦ, 
ਸੇਸ ਲੇਸ ਭਿ ਕਹਿ ਸਕੈਂ”। 


ਮਨ ਨੈਨ ਬੈਨਨਿ ਤੇ ਪਰੈ, 


ਹਰਿ ਗਯਾਨ ਫਿਰ ਕਵਿ ਕਯਾ ਬਕੈ' ? ॥ ੩੮ ॥ 


ਗੁਰੁ ਧਨ ਨਿਛਾਵਰ' ਕਰਤਿ ਸੁਤ ਪੈ, 


'ਛਾਤੀ ਨਾਲ। 
ਮਾਲਕਾਂ ਦਾ ਸ਼੍ਰੋਮਣੀ ਮਾਲਕ ਬਣਾ ਦਿੱਤਾ। 


ਨੇਤ ਕਿਰਪਾ ਦੀ ਵਰਖਾ ਨਾਲ ਬਹੁਤ ਉੱਛਲ ਪਏ (ਜਾਣੋਂ ) 
ਖ਼ੁਸ਼ੀ ਮਨ 'ਚ ਨਹੀਂ ਸਮਾਈ। 
'ਲਾਡ ਨਾਲ। 


'ਛ਼ਾਤੀ ਨਾਲ। 
'ਜਾਂ। 


'ਉੱਦਮ ਤੇ ਮੁਕਤੀ, ਜਸ ਤੇ ਤੇਜ ਅਤੇ ਬਲ ਤੇ ਧਰਮ (ਆਪਸ 
ਵਿੱਚ) ਮਿਲ ਪਏ। 


'ਜਾਂ (ਹੇਮ ਕੁੰਟ ਦੇ) ਤਪ ਦਾ ਫਲ (ਅਤੇ ਬਾਬੇ ਬਕਾਲੇ ਦੇ ਭੋਰੇ 
ਦੇ ਜਪ ਦਾ) ਫਲ ਜਾਂ ਸਿੱਧ ਤੇ ਸਾਧਨ ਇਕੱਠੇ ਹੋਏ ਹਨ ਜਾਂ 
ਭਗਤ ਨੇ ਆਪਣੇ ਬ੍ਰਹਮ ਨੂੰ ਪਾ ਲਿਆ ਹੈ। 


'ਆਪਣੇ ਸ ਰੂਪ ਦੇ ਅਨੰਦ ਦੀ ਪ੍ਰਾਪਤੀ ਕਰ ਕੇ ਬਹੁਤੇ ਮਗਨ 
ਹੋ ਕੇ ਤਿੰਨਾਂ ਦੇਹਾਂ (ਸਥੂਲ, ਸੂਖਮ, ਕਾਰਨ) ਦਾ ਮੋਹ ਭੁਲਾ 
ਦਿੱਤਾ ਹੈ। 


'ਉਸ ਅਨੰਦ ਦੀ ਹੱਦ ਸਰਸੁਤੀ ਤੇ ਸ਼ੇਸ਼ਨਾਗ ਥੋੜੇ ਮਾਤ ਵੀ 
ਨਹੀਂ ਕਹਿ ਸਕਦੇ। 


'ਕੀ ਕਹਿ ਸਕਦਾ ਹੈ। 
'ਵਾਰਨਾ। 





1018 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਤਿ ਘਨ ਜਯੋਂ! ਬਰਸਤੇ। 

ਦਹਿ ਦਏ' ਦਾਰਿਦ ਦੂਖ ਦੀਨਨਿ, 
ਦਾਨ ਦੈ ਦਿਢ ਦਰਸ ਤੇ'। 

ਗੁਰੁ ਅੱਗਰ ਚਲਤਿ ਨਕੀਬ' ਬੋਲਤਿ, 
ਸੁਜਸ ਭਾਟ ਉਚਾਰਤੇ। 

ਬਡ ਭੀਰ ਸੰਗ ਫਕੀਰ ਧੀਰ, 
ਅਮੀਰ ਕੀਰ ਅਪਾਰਤੇ' ॥ ੩੯ ॥ 
ਸੁਨਿ ਰੌਰ' ਆਵਤ ਔਰ ਦੌਰਿ, 

ਸੁ ਨੌਰ ਨੌਰਨਿ ਠਾਂਢਯੋ'। 
ਜਗਮੌਰ' ਇਮ ਨਿਜ ਪੌਰ? ਪਹੁੰਚੇ, 
ਗੌਰ ਮੁਦ ਨਦਿ ਬਾਢਯੋ'। 

ਤਜਿ ਪਾਲਕੀ ਦਜਾਲ, ਕੀਨ ਜੁ 
ਗਮਨ' ਅੰਦਰ ਮੰਦਰੈਂ। 

ਬਡ ਮਾਤ ਅੰਗਨ ਮੈਂ! ਮਿਲੀ, 

ਨ ਸਮਾਤ ਅੰਗਨਿ ਅੰਦਰੈਂ! ॥ ੪੦ ॥ 
ਮਰਯਾਦ ਰੱਖਕ ਸਤਿਗੁਰੂ, 

ਪਗ ਮਾਤ ਬੰਦੇ ਭਾਇ ਸੋ”। 

ਕਰ ਸੀਸ ਧਰਿ' ਆਸੀਸ, ਮਾਤਾ ਜੀ 
ਸੁ ਦੈਂ, ਬਹੁ ਚਾਇ ਸੋ। 

ਸੀ ਗੂਜਰੀ ਜੀ ਆਰਤੀ 
ਉਤਾਰਤੀ ਭਈ ਵਾਰਤੀ'। 

ਤਨ ਮਨ ਸੁ ਧਨ ਗੁਰੁ ਪਗਨ ਪੈ, 
ਧਰਿ ਮਾਥ ਹਾਥ ਪਰਸਾਵਤੀ' ॥੪੧॥ 
ਵਹ ਮੁਦ ਅਥਾਹ ਉਛਾਹ ਪੇਖਨਿ, 
ਚਾਹ ਕਰਿ ਸੁਰ ਤਿਯ ਅਈ'। 


ਗੁਨ ਰੂਪ ਧਿਖਨੀ' ਬਨੀ ਸਿਖਨੀ, 
ਮਾਤ ਪਿਖਿਨੀ ਕਸੁ ਠਈ'। 
ਉਮੰਗ ਗੀਤ ਉਚਾਰ ਹੈਂ। 


'ਬਹੁਤੇ ਗ਼ਰੀਬਾਂ ਦੀ। 

'ਰੌਲਾ। 

ਜਗ੍ਹਾ ਜਗ੍ਹਾ ਆ ਖੜੇ ਹੋਏ। 
'ਜਗਤ ਦੇ ਸ੍ਰੋਮਣੀ। ਆਪਣੇ ਦਰਵਾਜ਼ੇ ਤੇ। 
'ਭਾਰੀ ਅਨੰਦ ਦਾ ਸਮੁੰਦਰ ਵਧ ਗਿਆ। 


'ਜਾਣਾ ਕੀਤਾ। 

'ਜੱਫੀ ਵਿੱਚ (ਲੈ ਕੇ) (ਅ) ਵਿਹੜੇ ਵਿਚ। 
ਅੰਗਾਂ 'ਚ ਨਹੀਂ ਸਮਾਉਂਦੀ। 

ਪਰੇਮ ਨਾਲ। 

'ਸਿਰ ਤੇ ਹੱਥਰਖ ਕੇ। 


'ਚਾਅ ਨਾਲ। 


'ਵਾਰਨੇ ਕਰਦੀ ਹੈ। 


'ਗੁਰਾਂ ਦੇ ਚਰਨਾਂ ਤੇ ਮੱਥਾਰਖ ਕੇ ਹੱਥਾਂ ਨਾਲ ਛੋਂਹਦੀ ਹੈ। 


!ਉਹ ਬਹੁਤਾ ਅਨੰਦ ਤੇ ਉਤਸ਼ਾਹ ਦੇਖਣ ਦੀ ਇੱਛਾ ਕਰ ਕੇ 


ਦੇਵਤਿਆਂ ਦੀਆਂ ਇਸਤ੍ਰੀਆਂ ਆਈਆਂ। 
'ਅਕਲਮੰਦ। 


'ਬਹੁਤ ਚੰਗੀਆਂ ਬਣੀਆਂ ਹੋਈਆਂ ਮਾਤਾ ਜੀ ਨੇ ਦੇਖੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1019 


ਤੁਮ ਗਾਉ ਦੁਲਹਨਿ' ਅਏ ਮਮ ਘਰਿ, 


ਆਜ ਰਾਮ ਭਤਾਰ' ਹੈਂ ॥੪੨॥ 
ਆਜ ਹੈ ਹਮਾਰੇ ਅਤੀ ਆਨੰਦ, 
ਮਹਾਂ ਮੰਗਲਚਾਰ' ਹੈ। 
ਇਤਯਾਦਿ ਸ਼ਬਦ ਗ੍ਰੰਥ ਗੁਰੁ ਕੇ, 
ਭਈ ਗਾਤ ਅਪਾਰ ਹੈ। 
ਜਗਵਾਇ ਦੀਪਕ ਘਿ੍‌ਿਤ' ਮਾਤਾ, 
ਦੀਪਮਾਲਾ ਹੈ ਕਰੀ। 

ਕਰਵਾ ਤਿਹਾਵਲ', ਪੁਰਾ ਗੁਰੁ ਕੇ 


ਨਾਮ', ਬਾਂਟਤਿ ਮੁਦ ਭਰੀ ॥ ੪੨॥ 


ਪਰਯੰਕ ਪੈ ਗੁਰੁ ਅੰਕ ਮੈਂ ਸੁਤ, 
ਮਯੰਕ ਜਨੁ ਬੁਧ ਸੋਹਿ ਹੈ”। 


ਸਥਿ ਤਿਯ ਚਕੋਰੀ ਚਿਤ੍ਰ ਸੀ', 
ਟਕ ਏਕ ਗੁਰੁ ਦਿਸ ਜੋਹਿ ਹੈਂ। 
ਦੁਲਰਾਵਹੀਂ' ਮੁਸਕਾਵਹੀਂ”, 
ਓਪਾਵਹੀਂ ਮੁਦ ਮੋਹਿ ਹੈੱ”। 
ਪਰਮੋਦ ਮੋਦ ਬਿਨੋਦ ਜਨ, ਗੁਰਿ 
ਗੋਦ ਮੈਂ ਗੁਰੁ ਸੋਹਿ ਹੈਂ! ॥੪੪॥ 


ਗੁਰ ਮਾਤ ਪਤਨੀ ਕੇ ਤਈਂ, 

ਸਬਿ ਭਾਂਤਿ ਮੋਦ ਮਹਾਂਤ' ਹੈ। 
ਸੁਖ ਸਚੀ' ਲਖਮੀ? ਉਮਾ” ਕੋ, 
ਜੋ ਦੁਲੱਭ ਸੋ ਵਹਿ ਪਾਤ ਹੈਂ। 
ਸਭਿ ਦਾਸ ਦਾਸੀ ਮੋਦ ਯੁਤ, 
ਗੁਰੁ ਚਰਨ ਮੈਂ ਲਪਟਾਵਹੀਂ। 
ਕੁਸਲ ਮਾਨ ਰਖਾਵਹੀਂ' ॥੪੫॥ 


ਗੁਰੁ ਨੂਤਨੰ ਕੇ' ਬੂਝਨੇ ਪਰ, 


'ਘਿਉਂ ਦੇ ਦੀਵੇ। 


'ਕੜਾਹ ਪ੍ਰਸ਼ਾਦ। 
'ਪਹਿਲੇ ਗੁਰੂਆਂ ਦੇ ਨਾਮ ਦਾ। 


'ਪਲੰਘ ਉੱਤੇ ਗੁਰਾਂ ਦੀ ਗੋਦ ਵਿੱਚ ਪੁੱਤਰ (ਸੀ ਦਸਮੇਸ਼ ਜੀ) 
ਜਾਣੋ ਚੰਦੂਮਾ ਦੇ ਪੁੱਤਰ ਬੁਧ (ਵਾਂਗ) ਸੋਹ ਰਹੇ ਹਨ। 
'ਇਸਤ੍ਰੀਆਂ, ਚਕੋਰਾਂ ਤੇ ਤਸਵੀਰਾਂ ਵਾਂਗ। 


'ਲਾਡ ਲਡਾਉਂਦੀਆਂ ਹਨ। “ਮੁਸਕਰਾਉਂਦੀਆਂ ਹਨ। 
'ਅਨੰਦ ਪੈਦਾ ਕਰ ਕੇ ਮੋਂਹਦੀਆਂ ਹਨ। 


'ਗੁਰੂ (ਤੇਗ਼ ਬਹਾਦਰ ਜੀ) ਦੀ ਗੋਦ ਵਿੱਚ ਗੁਰੂ (ਕਲਗ਼ੀਧਰ) 
ਸੋਹ ਰਹੇ ਹਨ ਜਿਸ ਕਰ ਕੇ ਕੌਤਕਾਂ ਦਾ ਬਹੁਤੇ ਤੋਂ ਬਹੁਤਾ 
ਅਨੰਦ (ਜਨ) ਪੈਦਾ ਹੋ ਰਿਹਾ ਹੈ। 


'ਬਹੁਤਾ। 
'ਇੰਦੁ ਦੀ ਇਸਤ੍ਰੀ। “ਲੱਛਮੀ। “ਪਾਰਬਤੀ। 


'ਜੈਸਾ ਕੋਈ ਯੋਗ ਹੈ, ਧਨ ਤੇ ਸੁਖ ਬਖ਼ਸ਼ਦੇ ਹਨ ਤੇ ਆਦਰ 
ਕਰਦੇ ਹਨ। 
'ਨਵੇਂ ਗੁਰੂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਦੇ। 





1020 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬ੍ਰਿੱਧ ਗੁਰੁ' ਮੁਦ ਪੇਮ ਸੈਂ। 'ਵੱਡੇ ਗੁਰੂ (ਸਰੀ ਗੁਰੂ ਤੇਗ ਬਹਾਦਰ ਜੀ)। 
ਸਬਿ ਗਾਥ ਦੇਸ ਸੁ ਕਾਮਰੂ ਕੀ, 
ਕਹੀ ਕਰਮ ਕਰ ਨੇਮ ਸੈਂ”। 'ਨਿਯਮ ਨਾਲ ਤਰਤੀਬ ਦੇ ਕੇ। 
ਪ੍ਰਸੰਗ ਸੈਂ ਗੁਰੁ ਆਦਿ ਕਾ', ਪਹਿਲੇ ਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ) ਦਾ। 
ਪ੍ਰਸੰਗ ਭੀ ਸਬਿ ਗਾਇਓ। 
ਜਿਮ ਕੀਓ ਥਾ ਮਰਦਾਨਾ ਮੇਢਾ', 'ਛੱਤਰਾ, ਭੇਡੂ। 
ਗੁਰੂ ਜਾਇ ਛੁਡਾਇਓ ॥ ੪੬॥ 
'ਕੁੱਤੀ। “ਗਧੀ, ਖੋਤੀ। 


'ਭਗਤਣੀਆਂ। 
ਉਨ੍ਹਾਂ ਨੇ ਸਿੱਖੀ ਨੂੰ ਵੱਡਾ ਜਾਣਿਆ। 
'ਆਪਣੇ (ਮੂੰਹ ਨਾਲ) ਕਹੇ। 


ਔਰ ਸਬਿ ਹੀ ਮੁਦ ਲਹੇ ॥੪੭॥ 


ਕਰਿ ਬਾਤ ਬਹੁਧਾ ਭਾਂਤਿ ਗੁਰੁ 
ਜਬਿ ਰਾਤ ਅਧਿਕ ਬਿਤਾਈਆ। 
ਪ੍ਰਸ਼ਾਦ ਛਕਿ ਫਿਰ ਪਲੰਘ ਪੌਢੇ', 
ਉਠੇ ਫਜਰ' ਸਬਾਈਆ। 

ਕਰਿ ਨਿੱਤ ਕ੍ਰਿਆ ਧਯਾਨ ਧਰਿ, 
ਚਿਤ ਬ੍ਰਿਤਿ ਬੂੁਹਮ ਮਿਲਾਈਆ। 
ਇਤ ਸੇਵਕੈਂ ਕਰਿ ਫਰਸ ਵਰ ਸਬਿ, 
ਸਭਾ ਸੋਜ' ਸਜਾਈਆ ॥੪੮॥ 
ਸਿੱਖ ਸਾਧ ਬੈਠੇ ਆਇ ਬਹੁ, 
ਮਿਲਿ ਵਾਰ ਰਾਗੀ ਗਾਈਆ। 
ਪੁਨ ਗੁਰੁ ਪੁਸ਼ਾਕੀ ਪਹਿਨ ਕੇ, 
ਮਸਨੰਦ' ਬੈਠ ਸੁਹਾਈਆ। 
ਸਿੱਖ ਆਵਨਾ ਸੁਨਿ ਗੁਰੂ ਕਾ, 
ਖੁਸ਼ ਹੋਇ ਭੇਟਾ ਲੈ ਅਏ। 

ਕਰਿ ਦਰਸ ਪਾਦ ਸਪਰਸ ਕੇ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1021 


ਅਤਿ ਹਰਸ' ਚਾਰੋਂ ਫਲ ਲਏ ॥੪੩੯ ॥ 


ਦੀਵਾਨ ਥਿਰਿ ਦੋ ਵਕਤ ਹੈਂ। 


ਗੁਰੁ ਖਰਚਤੇ ਨਿਤ ਏਵ ਹੈੱ ॥੫੦ | 


ਦੋਹਰਾ: 
ਸਾਹਿਬਜ਼ਾਦਾ ਕਰਤਿ ਜੋ, 
ਕਰੀੜਾ' ਬਹੁ ਪ੍ਰਕਾਰ। 

ਮਾਤ ਪਿਤਾ ਸਿੱਖ ਦਾਸ ਪਿਖਿ, 
ਲਹਿ ਹੈਂ ਮੋਦ ਅਪਾਰ ॥੫੧॥ 
ਸ਼ੰਕਰ ਛੰਦ: 

ਗੁਰੁ ਬਾਲ ਲੀਲਾ ਪੁੱਤ੍ਹ ਕੀ, 
ਪਿਖਿ ਪ੍ਰੇਮ ਸਿੱਖਨਿ ਕੇਰਿ। 
ਖਟ ਮਾਸ' ਪਟਨੇ ਮੈਂ ਬਿਤਾਏ, 
ਦਿਵਸ ਛੈ ਸਮ ਹੇਰਿ'। 

ਇਤ ਸਿੱਖ ਦੇਸ ਪੰਜਾਬ ਕੇ, 
ਬਸਨੀਕ ਪੁਰਿ ਆਨੰਦ। 

ਨਿਤ ਚਿਤਵਹੀਂ ਚਾਕੋਰ ਗਨ, 
ਆਂਧੇਰ ਮੈਂ ਜਯੋਂ ਚੰਦ ॥੫੨॥ 
ਸੀ ਆਦਿ ਗੁਰੁ ਪਾਰਬ੍ਰਹਮ ਕੋ, 
ਮਨਾਵਹੀਂ ਦਿਨ ਰਾਤਿ। 

ਬਹੁ ਬਰਸ ਬੀਤੇ ਦਰਸ ਕੀਤੇ, 
ਹਰਸ ਹੋਇ ਨ ਸਾਂਤਿ'। 

ਜਿਮ ਖਿਚਤਿ ਬਾਲ ਪਤੰਗ', 
ਕੁੰਡੀ ਮੀਨ' ਚੁੰਬਕ ਲੋਹ। 
ਤਿਮ ਪਰਮ ਪ੍ਰੇਮ ਪੇੇਮੀਓਂ ਕਾ, 


ਬਹੁਤ ਖ਼ੁਸ਼ ਹੋ ਕੇ। 


ਉਨ੍ਹਾਂ ਨੂੰ ਨ ਖ਼ੁਸ਼ੀ ਹੈ ਤੇ ਨਾ ਸ਼ਾਂਤੀ। 
'ਗੁੱਡੀ। 


'ਮੱਛੀ ਨੂੰ ਕੁੰਡੀ। 





1022 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਿਚੇ ਪ੍ਰੀਤਮ ਓਹ' ॥ ੫੩ ॥ 
ਭਗਵੰਤ ਭਗਤਨਿ ਪ੍ਰੇਮ ਵਸ, 
ਬੈਕੁੰਠ ਤੇ ਚਲਿ ਆਇ। 

ਧਰਿ ਦੇਹ ਬਿਬਿਧਾ ਨਚਤਿ ਤਜੋਂ, 
ਜਯੋਂ ਨਾਚ ਭਗਤ ਨਚਾਇ। 

ਗੁਰੁ ਖਿੱਚੇ ਸਿੱਖ ਪ੍ਰੇਮੀਓਂ ਜਬਿ, 
ਤਯਾਰ ਹੋਏ ਚਾਹਿ'। 

ਤਬਿ ਕਹਯੋ ਮਾਤਾ ਨਾਨਕੀ, 

ਸੁਤ ! ਜਾਤ ਹੋ ਤੁਮ ਕਾਹਿ? ॥੫੪॥ 
ਇਸ ਦੇਸ ਮੈਂ ਔਲਾਦ ਪ੍ਰਭੁਤਾ', 
ਆਦਿ ਪੁਭ ਸਬਿ ਦੀਨ। 

ਤਹਿਂ ਨਿੱਤ ਸ਼ਰੀਕ ਉਤਪਾਤ' ਕਰਤੇ, 
ਨਿੰਦ ਬਿਘਨ ਸੁ ਪੀਨ'। 

ਅਬਿ ਜ੍ਰਲਤ ਹ੍ਹ ਹੈ ਫੇਰ, 

ਮਤਸਰ ਅਗਨਿ ਤੁਮ ਕੋ ਚੀਨ'। 


ਜਿਮ ਪਿਖਿ ਨਿਸਾ ਚਰਰਵੀ ਕੋ, 
ਸਗ ਫੀਲ ਕੋ ਭਂਕੀਨ' ॥੫੫॥ 


ਸੁਨਿ ਮਾਤ ਤੈ ਗੁਰੁ ਸਾਤ ਬਾਤ', 
ਬਖਜਯਾਤ ਭਾਂਤਹਿ ਤੈਸ। 
ਗੁਰੁ ਕਹਯੋ ਹਮ ਕਰਿ ਪਰਣ ਆਏ, 


੨੩੩੯ 4੨ .੩੩ 


ਇਹਾਂ ਰਹੈਂ ਸੋ ਕੈਸ। 


ਪੁਰਿ ਆਨੰਦ ਵਾਸੀ ਯੁਤ ਉਦਾਸੀ, 
ਚਿਤਵਿ ਹੈਂ ਮਮ ਬੈਨ। 

ਪੁਨ ਸਿੱਖ ਸਬਿ ਉਸ ਦੇਸ ਕੇ, 
ਪ੍ਰਤੀਖ ਹੈਂ! ਦਿਨ ਰੈਨ ॥੫੬॥ 
ਲਗ ਰਹੀ ਲੋਗਨ ਲਾਖਹਾਂ ਕੀ', 
ਲਗਨ ਲਖਨੇ ਹੇਤ'। 

ਲਿਵ ਲੀਨ ਸੋ ਲਲਚਾਰਹੇ, 


ਪ੍ਰੇਮੀਆਂ ਦਾ ਉਹ ਬਹੁਤਾ ਪ੍ਰੇਮ ਪ੍ਰੀਤਮ ਨੂੰ ਖਿੱਚ ਰਿਹਾ ਹੈ। 


'(ਚਲਣ ਦੀ) ਇੱਛਾ ਨਾਲ। 


।'ਵਡਿਆਈ। 


ਉਪੱਦੂ। 
'ਬਹੁਤੇ। 


'ਹੁਣ ਤੁਹਾਨੂੰ (ਚੀਨ) ਵੇਖ ਕੇ ਫੇਰ ਈਰਖਾ ਦੀ ਅੱਗ ਭੜਕ 
ਪਵੇਗੀ। 


'ਸੂਰਜ ਨੂੰ ਵੇਖ ਕੇ ਉੱਲੂ (ਆਦਿ ਦੁਖੀ ਹੁੰਦੇ ਹਨ) ਤੇ ਹਾਥੀ ਨੂੰ 
ਵੇਖ ਕੇ ਕੁੱਤੇ ਭੌਂਕਦੇ ਹਨ। 
'ਸੱਚੀ ਗੱਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1023 


ਮੈਂ ਜਾਨਹੂੰ ਤਿਨਿ ਭੇਤ। 

ਵਸ ਸਦਾ ਰਹਤ ਪ੍ਰੇਮੀਆਂ ਕੇ, 

ਗੁਰੂ ਸਾਧੂ ਈਸ। 

ਅਬਿ ਦਰਸ ਤਿਨ ਕੋ ਦੈਨ ਬਨ ਹੈ, 

ਹਮੇਂ ਬਿਸਹੇ ਬੀਸ' ॥੫੭॥ 

ਪੁਨ ਭਵਿੱਖਤ' ਹੋਵਨੀ ਹੈ 

ਜੋਇ, ਸੋ ਨ ਮਿਟਾਇ। 

ਹਮ ਜਦੀ' ਸ਼ਕਤੀ ਰਖਤਿ ਹੈਂ, 

ਪਰ ਮਰਯਾਦ ਨਾਹਿਂ ਮਿਟਾਇਂ। 

ਗੁਰੁ ਪਿਤਾ ਹਮਰੈ ਜੋ ਕਹਜੋ, 

ਤੂੰ ਜਾਨ ਹੈਂ ਸਬਿ ਮਾਇ। 

ਸੋ ਕਬੀ ਅਨਥਾ' ਨਾਹਿ ਹ੍ਹੇ ਹੈ, 

ਸਕੈ ਬਿਧਿ' ਨਾ ਮਿਟਾਇ ॥੫੮॥ 

ਜਨਮੇਜ ਕੌ' ਮੁਨਿ ਬਜਾਸ ਪਹਿਲੇ, 

ਗਯੋ ਥਾ ਸਮਝਾਇ। 

ਪਰ ਈਸ ਭਾਵ ਬੀਸ ਬਿਸ, 

ਭਈ ਵੈਸੇ ਆਇ। 

ਸੁਨਿ ਬਾਤ ਗੁਰੁ ਕੀ ਮਾਤ ਮਾਨੀ, 

ਖਿਆਤ ਨੀਕੀ ਭਾਂਤਿ'। 'ਚੰਗੀ ਤਰ੍ਹਾਂ ਸਪੱਸ਼ਟ (ਜਾਣ ਕੇ)। 

ਪਰ ਚਿੱਤ ਚਿੰਤਾ ਗੂਜਰੀ ਕੇ, 

ਭਈ ਕਾਂਪਯੋ ਗਾਤ' ॥੫੯॥ 'ਸ਼ਰੀਰ। 

ਕਰ ਮੰਜ ਤੈ ਪਗ ਕੰਜ ਪਕਰੇ, 

ਰੰਜ ਭੰਜਨ ਕੇਤੁ'। ਉੱਜਲ ਹੱਥਾਂ ਨਾਲ ਦੁੱਖਾਂ ਦੇ ਨਿਸ਼ਾਨ ਮੇਟਣ ਵਾਲੇ ਗੁਰਾਂ ਦੇ 
ਚਰਨ ਫੜੇ। 

ਪੁਛ ਰਹੀ ਵਹਿ ਕਯਾ ਹੋਇਗੋ, 

ਪਰ ਗੁਰੁ ਨਾ ਦੀਨੋ ਭੇਤ। 

ਗੁਰੁ ਕਹਸੋ ਤੁਮਰੇ ਪੂਤ ਹੂੰ, 

ਸਮਰੱਥ ਸਬਿ ਪੁਕਾਰ। 

ਨਹਿਂ ਬਾਤ ਇਸ ਕੀ ਫੇਰੀਓ, 

ਬਪੁ ਹੇਰੀਓ ਕਰਤਾਰ' ॥ ੬੦ ॥ 





1024 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਮ ਰਾਮ ਪੂਤ ਕੁਸ਼ੱਲਯਾ, 

ਘਰਿ ਦੇਵਕੀ ਜਦਨਾਥ'। 'ਮਾਤਾ ਦੇਵਕੀ ਦੇ ਘਰ ਵਿੱਚ ਕ੍ਰਿਸ਼ਨ। 

ਤਿਮ ਮਹਾਂ ਪੁਰਖੁ ਅਵਤਾਰ ਹੈ ਇਹੁ, 

ਭਾਗ ਬਡ ਤੁਵ ਮਾਥ'। ਤੇਰੇ ਮੱਥੇ ਦਾ। 

ਪ੍ਰਤਾਪ ਬਡ ਪ੍ਰਗਟਾਇ ਹੈ, 

ਨਿਜ ਨਯੋ ਪੰਥ ਰਚਾਇ। 

ਘਰ ਘਨੇ ਘਾਗੂ ਘੱਤ ਘਾਲੈ, 

ਘੁਮਡ ਘੋਰ ਘੁਮਾਇ' ॥ ੬੧॥ (ਬੱਦਲ ਵਾਂਗ) (ਘੁਮਡ) ਉੱਛਲ ਕੇ (ਘੋਰ) ਗੱਜ ਕੇ ਤੇ 
(ਘੁਮਾਇ) ਚੱਕ੍ਰ ਲਾ ਕੇ ਬਹੁਤੇ ਘਰਾਂ ਨੂੰ (ਘਾਗੂ) ਘੇਰਾ (ਘੱਤ) 
ਪਾ ਕੇ (ਘਾਲੈ) ਮਾਰੇਗਾ। 

ਗੁਰ ਘਰ ਉਜੇਰਾ ਕਰੈਗੋ', 'ਚਮਕਾਏਗਾ। 

ਹਿੰਦੁ ਹੱਦ ਧਰਮ ਰਖਾਇ। 

ਜਿਮ ਗੋਇ ਹੈ' ਤਿਮ ਹੋਇ ਹੈ, 'ਕਹੇਗਾ। 
'ਨਿਸਚੇ ਨਾਲ। 


ਬਾਕ ਭਵ ਹੈਂ ਯਾਂਹਿ' ॥੬੨॥ 


ਸਬਿ ਭਾਂਤਿ ਪੋਖੋ' ਇਨੈ, 

ਰਾਖੋ, ਨੈਨਿ ਪਲਕਨਿ ਤੋਰ'। 

ਹਮ ਜਾਤ ਹੈਂ ਪੰਜਾਬ ਕੌ, 

ਤੁਮ ਰਹੋ ਸਬਿ ਇਸ ਨੌਰ। 
ਬੁਲਵਾਇ ਲੈ ਹੈਂ ਤੁਮੇਂ ਭੀ, 

ਫਿਰ ਪੁਰਿ ਅਨੰਦ ਮਝਾਰ। 

ਸੁਨਿ ਗੂਜਰੀ ਜੀ, ਸਾਸ ਭਰਿ ਕਹਿ, 
ਉਜਰੀ ਮੈਂ ਭਾਰ' ॥੬੨॥ 'ਹਾਹੁਕਾ ਭਰ ਕੇ ਕਿਹਾ ਕਿ ਮੈਂ ਬਹੁਤ ਉਜੜ ਗਈ ਹਾਂ। 
ਬਹੁ ਬਰਸ ਕਾਗ ਉਡਾਵਤੀ ਕੋ, 
ਕਾਮਰੂ ਤੈ ਆਇ। 

ਅਬਿ ਫੇਰ ਏਕਲ ਤਜਿ ਹਮੈਂ, 
ਦਿਯ ਅਨਤ' ਜਾਨ ਸੁਨਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1025 


ਬਿਧਿ ਕਾਹਿ ਜੋਨੀ ਨਾਰਿ ਕੀ 

ਸਮ ਨਾਰਕੀ ਨਰ ਕੀਨ'। 

ਨਿਤ ਸ਼ੋਕ ਸੰਸੇ ਓਕ' ਤਨ, 

ਤਿਯ ਦੀਨ' ਰਹਿ ਪਰਧੀਨ ॥੬੪॥ 
ਇਮ ਗਾਇ' ਨੈਨ ਬਹਾਇ ਜਲ, 
ਮੁਰਝਾਇ ਪਾਂਇ ਗਹਾਇ'। 

ਸਰਸ ਗੋ ਬਦਲਾਇ'। 

ਕਹਿ ਜਹਾਂ ਤੁਮ ਬਨ ਸੁਰਗ ਸੋ ਮੁਹਿ, 
ਸੁਖ ਬਿਕੁੰਠ ਅਧਿਕਾਇ'। 


ਬਿਨ ਰਾਵਰੇ ਤਨ' ਰਾਜ ਬਿਤ? ਸੁਤ”, 
ਦੁਖਦ ਹੈ ਬਹੁ ਭਾਇ ॥ ੬੫॥ 

ਗੁਰੁ ਦੈ ਦਿਲਾਸਾ ਧੀਰ ਬਹੁਧਾ, 

ਕਹਸੋ ਮੋਹਿ ਜਰੂਰ। 


ਅਬਿ ਬਨੈ ਜਾਵੋ ਤੁਮ ਥਿਰਾਵੋ, 
ਕਿਤਕ ਦਿਨ ਇਤ ਰੂਰ'। 

ਬਿਨ ਦੇਰ ਫੇਰ ਬੁਲਾਇ ਲੈ ਹੈਂ, 
ਗੁਰੁ ਰਖੈ ਹੈ ਲਾਜ। 

ਢਿਗ ਦਾਸ ਦਾਸੀ ਸਾਸ' ਸੁਤ 
ਤੁਵ, ਭਾਤ ਸਹਤ ਸਮਾਜ ॥੬੬॥ 


'ਨਰਕ ਦੇ ਜੀਵ ਵਾਂਗ ਕੀਤੀ ਹੈ। 


'ਕਹਿ ਕੇ। 
'ਚਰਨ ਪਕੜੇ। 


'ਸੋਨੇ ਦੇਰੰਗ ਵਰਗਾ ਸਰੀਰ ਸਜ੍ਹੋਂ ਦੇ ਫੁੱਲ ਨਾਲੋਂ ਵੀ ਬਹੁਤਾ 
ਬਦਲ ਗਿਆ ਭਾਵ ਬਹੁਤਾ ਪੀਲਾ ਹੋ ਗਿਆ। 


ਕਿਹਾ ਜਿਥੇ ਤੁਸੀਂ ਹੋਵੋ ਉਹ ਜੰਗਲ ਵੀ ਸੁਰਗ ਹੈ (ਉਥੇ) ਮੈਨੂੰ 
ਬੈਕੁੰਠ ਤੋਂ ਵੀ ਬਹੁਤਾ ਸੁੱਖ ਹੈ। 
ਤੁਹਾਡੇ ਸਰੀਰ ਤੋਂ ਬਿਨਾਂ। “ਧਨ। 'ਪੁੱਤਰ। 





1026 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਯਾਰ ਦੈ ਹੂ ਬਾਰਨੈ' ॥੬੭॥ 
ਗੁਰੁ ਨਾਨਕੰ ਕਾ ਧਯਾਨ ਧਰ ਕੈ, 
ਫੇਰ ਸਿਰ ਕਰ' ਰੱਖਯਾ। 

ਜਨੁ ਬੀਰ ਰਸ ਤੈ ਸਾਂਤਿ ਰਸ, 
ਹੂ ਬਿਦਾ' ਕਵਿ ਇਹੁ ਲੱਖਯਾ”। 


ਗੁਰੁ ਦਸਮ ਨੌਮੇ ਗੁਰੂ ਕੇ ਪਗ, 
ਸੀਸ ਧਰਿ ਕਰ ਜੋਰ ਕੈ। 

ਕਰਿ ਬਾਤ ਤੁਤਲੀ ਟੇਰ ਬੁਲ੍ਹ ਕੋ', 
ਨੈਨ ਤੈ ਜਲ ਛੋਰ ਕੈ ॥੬੮॥ 
ਕਹਿ ਸੰਗ ਜੈਹੋਂ ਆਪ ਕੇ, 

ਮੈਂ ਨਾਹਿੰ ਰੈਹੋਂ ਮਾਤ ਪੈ। 

ਤੁਵ ਨਾ ਅਕੈਹੋਂ” ਕੁਛ ਨਾ ਚੈਹੋਂ, 
ਨਾ ਰੁਸੈ ਹੋਂ ਬਾਤ ਪੈ'। 

ਨਿਜ ਤਾਯਾ ਜੀ! ਕੇ ਪੁੱਤ ਪੌੜ, 
ਪੇਖਿ ਸੁਨਿ ਕਹਿ ਬਾਤ ਕੋ। 

ਕਰਿ ਪਯਾਰ ਉਨਿ ਸੈਂ ਖੇਲ ਕੈ, 
ਫਿਰ ਕਹੋਂ ਸਬਿ ਬਡ ਮਾਤ ਕੋ' ॥੬੯॥ 
ਨਿਜ ਦੇਸ ਗਾਮ ਆਨੰਦਪੁਰ, 
ਪਿਖਿ ਆਇ ਹੋਂ ਪੁਭਾਤ ਕੌ'। 
ਸੁਨਿ ਬਾਤ ਐਸੀ ਭਾਂਤਿ ਬਹੁਧਾ, 
ਹਸੇ ਸਬਿ ਸੁਖ ਦਾਤ ਕੌ'। 

ਗੁਰੁ ਲਾਇ ਉਰਿ' ਕਰਿ ਪਯਾਰ ਬਾਤੈਂ, 
ਖੇਲਣੇ ਭਲ ਵਸਤੁ ਦੈ। 

ਪੁਚਾਇ ਸੁਤ ਪਗ ਮਾਤ ਬੰਦੇ, 
ਉਠੇ ਤਹਿ ਤੈ ਸੂਸਤਿ ਲੈ' ॥ ੭੦॥ 
ਪਗ ਮਾਥ ਧਰਿ ਪੁਨ ਗੂਜਰੀ ਜੀ, 
ਹਾਥ ਜੋਰਿ ਨਿਹੋਰ ਕੈ'। 


'ਜਾਣੌ ਬੀਰਰਸ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਤੋਂ ਸ਼ਾਂਤਰਸ 
(ਸਰੀ ਗੁਰੂ ਤੇਗ਼ ਬਹਾਦਰ ਜੀ) ਵਿਦਾ ਹੋ ਰਹੇ ਹਨ। “ਕਵੀ ਨੇ 
ਇਹ ਜਾਣਿਆ ਹੈ। 


'ਬੁੱਲ੍ਹ ਢਿੱਲਾ ਕਰ ਕੇ। 


ਦੁੱਖ ਨਹੀਂ ਦੇਵਾਂਗਾ। (ਅ) ਖਿਝਾਵਾਂਗਾ ਨਹੀਂ। 
'ਕਿਸੇ ਗੱਲੋਂ ਰੁੱਸਾਂਗਾ ਨਹੀਂ। 

'ਸੂਰਜ ਮੱਲ। 

'ਵੱਡੇ ਮਾਤਾ, ਮਾਤਾ ਨਾਨਕੀ ਜੀ ਨੂੰ। 
'ਸਵੇਰ ਨੂੰ। 


'ਸੁੱਖ ਦੇਣ ਵਾਲੇ ਦਸਮ ਪਾਤਸ਼ਾਹ ਨੂੰ। 
'ਛਾਤੀ ਨਾਲ ਲਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1027 


ਹਮੈਂ ਦੇਰੀ ਛੋਰ ਕੈ। 

ਚਲਿ ਤਹਾਂ ਤੈ ਗੁਰੁ, ਥਿਰੇ 

ਦਾਨਾ ਪੁਰ ਵਿਖੇ, ਨਿਸ ਆਯ ਕੈ। 

ਘਨ ਸਯਾਮ ਜੈਤਾ ਆਦਿ ਸਿੱਖ ਬਹੁ, 

ਰਹੇ ਗੁਰ ਢਿਗ ਭਾਯ ਕੈ' ॥ ੭੧॥ 

ਦਿਨ ਦੂਸਰੇ ਨਿਸ ਅਰਧ ਤੈ, 

ਗੁਰੁ ਚਲੇ ਦੇਸ ਪੰਜਾਬ ਕੌ। 

ਗੁਰੁਦਿੱਤਾ ਜੀ ਬ੍ਰਿਧਾਵ ਕੌ'। ਬਾਬਾ ਬੁੱਢਾ ਜੀ ਦੀ ਵੰਸ਼ ਦਾ। 
ਲਾਲ ਚੰਦ, ਕ੍ਰਿਪਾਲ ਜੀ। 

ਰਾਮ ਦਿਤਾ, ਮਾਹਰੀ ਜੀ, 

ਧਰਮ ਸਸਿ, ਸੁਖ ਦਜਾਲ ਜੀ ॥ ੭੨॥ 

ਬਹੁ ਸੰਤ ਭਗਤ ਭਗਵਾਨ ਕੇ, 

ਉਸ ਦੇਸ ਮਾਂਹਿ ਜੁ ਭੂਰ ਥੇ'। 'ਬਹੁਤੇ ਸਨ। 

ਵਹਿ ਕਾਮਰੂ ਲੌ ਸੰਗ ਗੁਰੁ ਕੇ, 

ਰਹੇ ਚੰਗ ਜਰੂਰ ਥੇ'। 'ਚੰਗੀ ਤਰ੍ਹਾਂ ਜ਼ਰੂਰ ਰਹੇ ਸਨ। 
ਮਗ ਨਾਖਤੇ' ਗੁਰੁ ਸਨ ਸਨੇ”, 'ਰਸਤਾ ਲੋਘਦੇ। “ਹੌਲੀ ਹੌਲੀ। 
ਥਿਰਿ ਸ਼ਹਰ ਛਪਰੇ, ਬਖਸਰੈਂ'। 

ਡੁਮਰਾਉ, ਬਾੜ ਸੁ ਜੌਨ ਪੁਰ, 

ਬਾਨਾਰਸੀ ਰਹਿ ਅਕਸਰੈਂ! ॥ ੭੩ ॥ 'ਬਹੁਤਾਰਹਿ ਕੇ। 
ਆਯੁੱਧਜਾ ਸਮਾਧਿ ਦਸਰਥ, 

ਪਾਸ ਸਰਜੁ ਤੀਰ ਹੈ'। 'ਸਰਜੂ ਨਦੀ ਦੇ ਕਿਨਾਰੇ ਕੋਲ ਹੈ। 
ਰਹਿ ਸੈਲ ਕਰਿ ਸਬਿ ਠੌਰ ਕਾ, 

ਤਟ ਗੰਗ ਚਲ ਕੈ ਧੀਰ ਹੈ। 

ਇਸ਼ਨਾਨ ਕਰਿ ਹਰਿਦ੍ਰਾਰ ਕਨਖਲ, 

ਆਇ ਬੈਠੇ ਫਿਰ ਤਹੀਂ। 

ਅਸਥਾਨ ਸਾਧੂ ਨਿਰਮਲੇ, 

ਦਰਗਾਹਾ ਸਿੰਘ ਕਾ ਅਬਿ ਜਹੀਂ ॥ ੭੪॥ 

ਗੁਰੁ ਆਦਿ ਤੀਸਰ ਖਸਟਮੇਂ ਭੀ, 





1028 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਹੇ ਉਤਰਤ ਥੇ ਵਹੀਂ। 

ਇਸ ਹੇਤ ਤੈ ਗੁਰੁ ਨੌਮ ਉਤਰੇ, 

ਪੁਰਾ ਗੁਰੁ ਥਲ ਲਖਿ ਸਹੀ'। /ਪਹਿਲਿਆਂ ਗੁਰਾਂ ਦੀ ਠੀਕ ਜਗ੍ਹਾ ਜਾਣ ਕੇ। 

ਗੁਰੁ ਜਾਇ ਦੱਖਨ' ਦਸਮ ਜੋ, ਦੱਖਣ ਵਿੱਚ (ਨਦੇੜ ਸ਼ਹਿਰ 'ਚ ਗੁਰਦੁਆਰਾ ਸੱਚਖੰਡ ਸ੍ਰੀ 
ਹਜ਼ੂਰ ਸਾਹਿਬ ਵਿਖੇ।) 

ਗੁਰੁ ਗੁੰਥ ਗਾਥ' ਸੁਨਾਈਆ। 'ਕਥਾ। 

ਤਬਿ ਜਗਤ ਤੈ ਬੇਰਕਤ ਹੈ, 

ਸਿੱਖ ਰਹੇ ਬਹੁ ਇਤ ਆਈਆ ॥ ੭੫॥ 

ਤਿਨਿ ਮਾਂਹਿ ਮੁੱਖਿ ਦਰਗਾਹਾ ਸਿੰਘ ਥਾ, 

ਰਹਯੋ ਸੋ ਇਤ ਆਇ ਹੈ। 

ਤਹ ਗੰਗ ਤਟ ਗੁਰੁ ਨੌਮ ਉਤਰੇ, 


੧ ਬਿਰੇ, 

ਰਵਿ ਮੱਲ' ਆਦਿਕ ਆ ਮਿਲੇ 

ਗੁਰੁ ਦਸਮ ਕੇ ਪ੍ਰਗਟਾਨ ਕੀ ਸੁਨਿ, 

ਸਬੈ ਆਨੰਦ ਮੈਂ ਭਿਲੇ' ॥ ੭੬॥ 

ਕਰਵਾਇ ਆਨੰਦਪੁਰ ਗਏ। 

ਸੁਨਿ ਲੋਗ ਅਤਿ ਮਨ ਮੋਦ ਹ੍ਹੈ, 

ਸਬਿ ਮਿਲਨਿ ਆਗੇ ਚਲਿ ਅਏ। 

ਦੈ ਜਥਾ ਸ਼ਕਤੀ ਭੇਟ, ਬਾਦ' 

ਬਜਾਇ, ਮੰਗਲ ਗਾਵਤੇ। 

ਲੈ ਜਾਇ ਗੁਰੁ ਕੋ ਪੁਰਿ ਵਿਖੇ, 

ਘਰ ਸਫਾ ਕਰਿ ਉਤਰਾਵਤੇ ॥ ੭੭॥ 

ਸਬਿ ਗਾਮ ਸੀਂਚ ਸੁਗੰਧਿ' 'ਸਾਰੇ ਪਿੰਡ ਵਿੱਚ ਸੁਗੰਧੀ ਛਿੜਕ ਕੇ। 

ਬੰਦਨ ਵਾਰ' ਚਿੱਤ੍ਰਤ ਕੀਨ ਹੈ”। ਫੁੱਲ ਪੱਤਿਆਂ ਦੀਆਂ ਦਰਵਾਜ਼ਿਆਂ ਤੇ ਬੰਨ੍ਹੀਆਂ ਮਾਲਾਂ। 
“ਚਿਤ੍ਰਕਾਰੀ ਕੀਤੀ ਹੋਈ ਹੈ। 

ਧੂਜ' ਕਲਸ ਧਾਮਲ ਪੈ ਲਸਾਏ”, 'ਝੰਡੀਆਂ। “ਚਮਕਾਏ। 

ਲਜੈ ਚਪਲਾ ਚੀਨ ਹੈ'। ਬਿਜਲੀ ਦੇਖ ਕੇ ਸ਼ਰਮਿੰਦਾ ਹੁੰਦੀ ਹੈ। 

ਘ੍ਰਿਤ ਦੀਪ ਬਾਰ' ਧੁਖਾਇ ਧੂਪ, ਘਿਓ ਦੇ ਦੀਵੇ ਬਾਲ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1029 


ਉਛਾਹਿ ਕੀਨੋ ਭਾਰ ਹੈ। 

ਜਿਮ ਕ੍ਰਿਸ਼ਨ ਆਏ ਬ੍ਰਿਜ ਮੈਂ', (ਮਥਰਾ ਦੇ ਲਾਗੇ ਦੇ) ਦੇਸ਼ ਵਿੱਚ। 
ਫਿਰ ਅਧਿ' ਰਾਮ ਉਦਾਰ ਹੈ ॥ ੭੮॥ 'ਅਜੁੱਧਿਆ ਵਿੱਚ। 

ਇਸ ਧਯਾਇ ਕੋ ਜੋ ਪਢੈ ਸੁਨਿ ਹੈ, 

ਪ੍ਰੇਮ ਯੁਤ ਨਰ ਨਾਰਿ ਹੈ। 

ਗੁਰ ਧਾਮ ਸੁਤ ਜਜੋਂ ਪ੍ਰਗਟਿਓ, 

ਤਯੋਂ ਭਵੈ ਸੁਤ ਤਿਹ ਚਾਰੁ ਹੈ'। 'ਤਿਸ (ਦੇ ਘਰ) ਸੁੰਦਰ ਪੁੱਤਰ ਹੋਵੇਗਾ। 
ਜੈ' ਨ੍ਰਿਪ ਕੀ ਜਿਉ ਗੁਰੁ ਕਰਾਈ, ਫ਼ਤਹ। 

ਤੈਸ ਤਿਹ ਕਰਵਾਇ ਹੈ। 

ਫਲ ਭਵੈ' ਤੀਰਥ ਯਾਤ੍ਹਾ ਕਾ, 'ਹੋਵੇਗਾ। 

ਬਿਘਨ ਅਨਿਕ ਬਿਲਾਇ ਹੈਂ! ॥ ੭੯॥ 'ਦੂਰ ਹੋ ਜਾਣਗੇ। 

ਨਿਜ ਧਾਮ ਮੈ ਪਰਦੇਸ ਤੈ, ਜਨ' 'ਮਨੁੱਖ। 

ਗੁਰੂ ਸਮ ਫਿਰ ਆਇ ਹੈ। 

ਇਤ ਗੁਰੂ ਆਨੰਦ ਪੁਰ ਥਿਰੇ, 

ਇਤ ਬਿਰਸੋ ਸਾਨੰਦ ਧਯਾਇ ਹੈ ॥੮੦॥ 


ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨੌਮ ਗੁਰੁ ਕਾ ਪ੍ਰਸੰਗ' ਬਰਨਨੰ 
ਨਾਮ ਸੈਂਤੀਸਮੋ ਬਿਸੁਮ ॥੩੭॥ 





1030 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੮. [ਸੀ ਕਲਗੀਧਰ ਜੀ ਦਾ ਸ਼ੁਭ ਵਿਵਾਹ) 


ਸ੍ਰੈਯਾ: 

ਮੋਰੀ ਸੁਨੋ ਬਿਨਤੀ ਗੁਰੁ ਜੀ, 

ਹਰਿ ਗੋਬਿੰਦ ਸਾਹਿਬ ਬੀਰਨ ਮੋਰੀ'। 
ਮੋਰੀ ਜਬੈ ਤੁਮ ਬਾਗ ਬਿਜੈ ਦਿਸ, 
ਸੱਤੂਨ ਕੀ ਧਰ ਤੈ ਜਰ ਤੋਰੀ'। 


ਤੋਰੀ ਜਿਮੈ ਤਰਫੈਂ ਰਣ ਮੈ ਅਰਿ, 
ਜੇ ਅਕਟੇ ਬਿਕਟੇ ਸਹਿ ਜੋਰੀ'। 


ਜੋਰੀ ਉਭੈ ਕਰ ਗਜਾਨ ਹਰੀ ਬਿਨਵੈ, 
ਬਿਘਨੈ ਹਰ ਜਯੋਂ ਅਹਿ ਮੋਰੀ' ॥੧॥ 


੯ 


ਦੋਹਰਾ: 
ਗੁਰੁ ਥਿਰ ਪੁਰਿ ਆਨੰਦ ਢੁਰਿ' 
ਨਿਜ ਸੁਤ ਵਰ ਕੋ' ਬਯਾਹਿ। 
ਕਰੈ, ਪ੍ਰਮੋਦ ਸੁ ਭਰੈਂ ਜਿਮ, 
ਧਯਾਇ ਕਥੈਂ ਕਥ ਯਾਹਿ ॥੨॥ 
ਚੌਪਈ: 

ਦੇਸ ਬਦੇਸ ਅਸੇਸਹਿ ਪੁਰ ਕੇ'। 
ਸਿੱਖਨ ਸੁਨੇ ਸੁਜੱਸ ਸਤਿਗੁਰੁ ਕੇ। 
ਤੀਰਥ ਨਿਖਲ ਅਏ ਤੀਰਥ ਕਰਿ। 


ਤੀਰ ਨੀਰ ਨਿਧਿ ਲੌ ਸਧੀਰ ਵਰ' ॥੩॥ 


ਕਾਮਰੂਪ ਨਿਧਿ ਕਾਮਰੂਪ ਜੋ'। 


ਦੇਸ ਅਸੇਸ ਬਿਸੇਸ ਖੂਪ ਜੋ। 
ਜਾਦੂ ਟੂਨੇ ਕੇ ਬਲ ਜੋਈ। 
ਰਹਯੋ ਮਵਾਸ ਖਾਸ ਮਦ ਥੋਈ' ॥੪॥ 


ਕਈ ਬਾਰ ਪਤਸ਼ਾਹੀ ਸੈਨਾ। 
ਹਾਰ ਮਾਰ ਖਾ ਆਈ ਐਨਾ'। 


ਸੂਰਮਿਆਂ ਦੇ ਮੋਹਰੀ (ਆਗੂ)। 


ਜਦੋਂ ਤੁਸਾਂ ਜਿੱਤ ਵੱਲ (ਘੋੜੇ ਦੀ) ਵਾਗ ਮੋੜੀ ਤਦੋਂ ਵੈਰੀਆਂ 
ਦੀ ਧਰਤੀ ਤੋਂ ਜੜ੍ਹ ਤੋੜ ਦਿੱਤੀ। 

(ਜਦੋਂ) ਨ ਕੱਟੇ ਜਾਣ ਵਾਲੇ ਵੈਰੀ ਜ਼ੋਰ ਨਾਲ ਚੰਗੀ ਤਰ੍ਹਾਂ ਕੱਟੇ 
ਗਏ ਤਦੋਂ ਜੰਗ ਵਿੱਚ ਮੱਛੀ ਵਾਂਗ ਤੜਫਦੇ ਹਨ। 

ਦੋਵੇਂ ਹੱਥ ਜੋੜ ਕੇ ਗਿਆਨ ਸਿੰਘ ਬੇਨਤੀ ਕਰਦਾ ਹੈ ਜਿਵੇਂ 


ਮੋਰ ਸੱਪਾਂ ਨੂੰ (ਖਾਂਦਾ ਹੈ) ਤਿਵੇਂ ਮੇਰੇ ਬਿਘਨਾਂ ਨੂੰ ਨਾਸ ਕਰੋ। 


'ਢਲ ਕੇ, ਪਸੀਜ ਕੇ। 
'ਆਪਣੇ ਚੰਗੇ ਪੁੱਤਰ ਦਾ। 


ਬਹੁਤੇ ਸ਼ਹਿਰਾਂ ਦੇ। 


'ਧੀਰਜਵਾਨ ਤੇ ਸ੍ਰੇਸ਼ਟ ਸਤਿਗੁਰੂ ਸਮੁੰਦਰ ਦੇ ਕਿਨਾਰੇ ਤੱਕ 
ਸਾਰੇ ਤੀਰਥਾਂ ਨੂੰ ਪਵਿੱਤ੍ਰ ਕਰ ਆਏ। 

'ਕਾਮ ਰੂਪ ਦੇਸ ਜਿਹੜਾ ਚੰਗੇ ਰੂਪ ਤੇ ਬਹੁਤੇ ਕਾਮ ਦੀ ਖ਼ਾਸ 
ਨਿਧੀ ਹੈ। 


'ਜਿਹੜਾ ਜਾਦੂ ਟੂਣਿਆਂ ਦੇ ਖ਼ਾਸ ਬਲ ਨਾਲ ਸਦਾ 
ਆਕੀਰਹਿੰਦਾ ਸੀ। 


'ਘਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1031 


ਮਾਨ ਸਿੰਘ ਨ੍ਰਿਪ ਸੇ ਜਹਿਂ ਮਾਰੇ। 
ਜੋਗੀ ਬਡ ਤਾ ਕੇ ਗੁਰੁ ਹਾਰੇ' ॥੫॥ 
ਵਹੈ ਦੇਸ ਗੁਰੁ ਸਰਬ ਨਿਵਾਯੋ। 

ਜੋਧ ਪੁਰੀ ਪਤਿ ਕੋ ਜਸ ਦਾਯੋ'। 
ਕਾਮਨਿ ਜਿਤੀ ਸਕਾਮਨਿ ਜਿਤੀ'। 


ਕਾਮਨ' ਕਰਿ ਹਾਰੀ ਸੋ ਤਿਤੀ2 ॥੬॥ 

ਪਤੀ ਅਸਾਮ ਸਾਮ ਗੁਰੁ ਆਯੋ'। 

ਬਿਸ਼ਨ ਸਿੰਘ ਸੋਂ ਮੇਲ ਕਰਾਯੋ। 
ਪ੍ਰਭਾਕਰ ਪਰਭਤਾ ਅਰਿ ਤਾਪੀ'। 
ਪ੍ਰਗਟਨੇ ਪਟਨੇ ਪੁੱਤਰ ਪੁਤਾਪੀ ॥ ੭॥ 
ਇਤਯਾਦਿਕ ਕੀਰਤਿ ਯੂਤ ਬਾਤੈਂ। 

ਫੈਲੀ ਚੰਦ ਚੰਦੂਕਾ ਭਾਤੈਂ'। 

ਦਸੋ ਦਿਸਾ ਤੈ ਗੁਰੁ ਸਿੱਖ ਭਾਰੇ। 

ਸੁਨਿ ਸੁਨਿ ਗੁਰੁ ਜਸ ਅਤਿ ਮੁਦ ਧਾਰੇ ॥੮॥ 


ਜਨਮ ਲਾਭ ਦਰਸ਼ਨ ਕਰਿ ਲੇਹੀਂ ॥੯॥ 
ਸੰਗ ਮਸੰਦਨ ਸਿੱਖ ਬ੍ਰਿੰਦੈ'। 

ਆਵਤਿ ਨਿਤ ਪੁਤਿ ਪਾਵਤਿ ਚਿੰਦੈਂ'। 

ਰਹੈ ਭੀਰ ਨਿਸ ਦਿਨ ਗੁਰੁ ਦਰ ਪੈ। 

ਇਕ ਆਵਤਿ ਜਾਵਤਿ ਇਕ ਘਰ ਪੈ ॥੧੦॥ 
ਵਸਤੁ ਅਪਾਰ ਅੰਬਾਰ ਲਗਾਏ। 

ਭਰੇ ਖਜ਼ਾਨੇ ਨਕਦਿ ਸੰਗਾਏ'। 

ਧੀਰ ਮਲ ਲੌ ਸੋਢੀ ਸਾਰੇ। 

ਸੁਨਿ ਸੁਨਿ ਜਰੈਂ! ਚਰੈ ਨਹਿਂ ਚਾਰੇ ॥੧੧॥ 
ਦੇਗ ਦੁ ਵਕਤੈ ਵਰਤੈ ਭਾਰੀ। 

ਸਿੱਖ ਗਰੀਬ ਫਕੀਰ ਅਪਾਰੀ। 

ਬਾਂਛਤ ਭੋਜਨ ਛਕੈਂ ਅਪਰਹੀਂ'। 


'ਵੱਡੇ ਜੋਗੀ ਤੇ ਉਨ੍ਹਾਂ ਦੇ ਗੁਰੂ ਹਾਰ ਗਏ। 

ਦਿੱਤਾ। 

'ਜਿਤਨੀਆਂ ਇਸਤ੍ਰੀਆਂ ਕਾਮਨਾ ਦੇ ਸਹਿਤ ਸਨ (ਉਹ 
ਸਾਰੀਆਂ) ਜਿੱਤ ਲਈਆਂ। 

'ਟੂਣੇ। “ਉਤਨੀਆਂ। 


'ਅਸਾਮ ਦਾ ਰਾਜਾ ਗੁਰਾਂ ਦੀ ਸ਼ਰਨ ਆਇਆ। 


'ਪੁਭਤਾ (ਵਡਿਆਈ) ਦੇ ਸੂਰਜ ਵੈਰੀਆਂ ਨੂੰ ਤਪਾਉਣ ਵਾਲੇ। 


'ਚੰਦ ਦੀ ਚਾਨਣੀ ਦੀ ਤਰ੍ਹਾਂ 


।ਨਕਦੀ ਨਾਲ। 


'ਸੜਦੇ ਹਨ। “ਜੋਰ ਨਹੀਂ ਚਲਦਾ। 





1032 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਥਾ ਜੋਗ ਸਬਿ ਸੇਵਾ ਕਰਹੀਂ ॥੧੨॥ 
ਬੈਠਿ ਦਿਵਾਨ ਦਰਸ ਗੁਰੁ ਦੈਹੈਂ। 

ਸਿੱਖਨ ਕੇ ਦੁਖ ਦਾਰਿਦ ਦੈਹੈਂ”। 

ਭਰਮ ਭੇਦ ਕੋ ਖੇਦ ਨਿਕਾਰੈਂ'। 

ਬੇਦ ਅਨੁਸਾਰ ਅਭੇਦ' ਉਚਾਰੈਂ ॥ ੧੩॥ 
ਕੈਵਲ ਮੁਕਤਿ ਸਯੂਕਤਿ ਦਿਢਾਵੈਂ”। 
ਬੁਹਮ ਗਯਾਨ ਅਪ੍ਰੌਖ ਲਖਾਵੈਂ'। 

ਜੀਵ ਈਸ ਕਾ ਰੂਪ ਦਿਖਾਵੈਂ। 

ਦੇਸ ਕਾਲ ਵਸਤੂ ਸਮਝਾਵੈਂ' ॥ ੧੪॥ 


ਪਾਂਚ ਕੋਸ' ਤ੍ਰੈ ਦੇਹ ਅਨਾਤਮਾ?। 


ਇਨ ਤੈ ਪਰ' ਦਿਖਰਾਵੈਂ ਆਤਮ। 
ਵਰਤਨ ਭਗਤਿ ਮੁਖਯ ਵੈਰਾਗੰ'। 
ਦਿਲਿ ਦਿਢ ਬ੍ੁਹਮ ਗਯਾਨ ਅਨੁਰਾਗੰ' ॥ ੧੫॥ 
ਸਤਿਗੁਰੁ ਸੰਗਤਿ ਕੋ ਦ੍ਰਿੜਾਵੈਂ। 

ਜਾਂ ਤੈ ਪੁਨ ਜਨ ਜਨਮ ਨ ਆਵੈਂ। 
ਰੋਚਕ' ਭਸਜਾਨਕ? ਬਚਨ ਜਥਾਰਥ। 
ਉਪਦੇਸੈਂ ਅਧਿਕਾਰੀ ਹੈ ਜਥਿ' ॥੧੬॥ 
ਸੋਊ ਸ਼ਬਦ ਗੁੰਥ ਗੁਰੁ ਮਾਹੀ। 

ਲਿਖੇ ਅਪਾਰ ਪਿਖੇ ਜੋ ਚਾਹੀ। 

ਯਾ ਬਿਧਿ ਕੇਤਕ ਮਾਸ ਬਿਤਾਏ। 
ਮੰਗਲ ਮੋਦ ਪ੍ਰਮੋਦ ਰਹਾਏ' ॥ ੧੭॥ 
ਪਟਨੇ ਪੱਤ੍ਰ' ਪਵਿੱਤਰ ਪਠਾਯੋ। 

ਪੁਤ੍ਰ ਪੇਯ' ਪੁਵਾਰ ਬੁਲਾਯੋ ॥ ੧੮ ॥ 
ਦੋਹਰਾ: 

ਪਟਨੇ ਸੈਂ ਜੁਗ ਮਾਤ ਚਲਿ, 


'ਸਾੜਦੇ ਹਨ। 

'ਦੱਖ ਦੇ ਕੇ ਕੱਢ ਦੇਂਦੇ ਹਨ। 

।ਏਕਤਾ। 

'ਕੇਵਲ ਮੁਕਤੀ ਜੁਗਤੀ ਸਹਿਤ ਦ੍ਰਿੜ ਕਰਾਉਂਦੇ ਹਨ। 
ਪੁਤੱਖ ਜਣਾਉਂਦੇ ਹਨ। 


'ਜੀਵ ਦਾ ਦੇਸ, ਕਾਲ, ਵਸਤੂ। ਈਸ਼ੂਰ ਦਾ ਦੇਸ, ਕਾਲ, ਵਸਤੂ 
ਸਮਝਾਉਂਦੇ ਹਨ। 

'ਜੀਵ ਤੇ ਬੁਹਮ ਦੇ ਦਰਮਿਆਨ ਪੰਜ ਪੜਦੇ (੧. ਅੰਨਮਯ 
ਕੋਸ਼- ਸਬੂਲ ਦੇਹ। ੨. ਪ੍ਰਾਣਮਯ ਕੋਸ਼- ਪੰਜ ਤਰ੍ਹਾਂ ਦੀ ਸ਼ਰੀਰ 
ਦੇ ਅੰਦਰ ਦੀ ਪਉਣ। ੩. ਮਨੋਮਯ ਕੋਸ਼- ਮਨ ਤੇ ਪੰਜ ਕਰਮ 
ਇੰਦ੍ਹੇ। ੪. ਵਿਗਯਾਨਮਯ ਕੋਸ਼-ਬੁਧੀ ਤੇ ਪੰਜ ਗਿਆਨ ਇੰਦ੍ੇ। 
੫. ਅਨੌੰਦਮਯ ਕੋਸ਼-ਕਾਰਨ ਦੇਹ, ਅਵਿਦਿਆ। ) “ਤਿੰਨ ਦੇਹਾਂ 
(ਸਥੂਲ, ਸੂਖਮ ਤੇ ਕਾਰਨ) ਜੜ੍ਹ ਹਨ। 

'ਪਰੇ। 

'ਮੁੱਖੋਂ ਵੈਰਾਗ ਦੀਆਂ ਗੱਲਾਂ ਕਰਨੀਆਂ। 

'ਦਿਲ ਵਿੱਚ ਪੱਕਾ ਬੂਹਮ ਗਿਆਨ ਤੇ ਪੇਮ ਹੈ। 


'ਚੰਗੇ ਲੱਗਣ ਵਾਲੇ। “ਡਰਾਉਣੇ। “ਸੱਚੇ। 
'ਜਿਹੋ ਜਿਹਾ। 


'ਖ਼ੁਸ਼ੀਆਂ ਤੇ ਬਹੁਤ ਤੋਂ ਬਹੁਤ ਅਨੰਦ ਰਹੇ। 
'ਚਿੱਠੀ। 
'ਪਿਆਰਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1033 


ਸਹਿ ਸਮਾਜ ਦਸਮੇਸ਼। 

ਪੁਰਿ ਅਨੰਦ ਪਹੁੰਚੇ ਜਬੈ 

ਪੁਰ ਅਨੰਦ ਭਾ ਵੇਸ' ॥੧੯॥ 
ਚੌਪਈ: 

ਅਤਿ ਉਤਸ਼ਵ ਕਿਯ ਪੁਰਿ ਨਰ ਨਾਰੀ। 
ਨਿਜ ਨਿਜ ਘਰ ਕਰਿ ਚਿੱਤ੍ਰਤ ਕਾਰੀ। 
ਧੂਪ ਧੁਖਾਇ ਸੁਗੰਧਿ ਸਿੰਚਾਈ। 

ਬੰਦਨ ਵਾਰੈਂ! ਧੁਜੈ ਲਸਾਈ? ॥ ੨੦॥ 


ਭੂਸ਼ਨ ਬਸਨ ਪਹਿਨ ਸੁਚ ਸਾਰੇ। 

ਜਜਨ' ਸਮਾਨ ਮਹਾਨ ਸੁਧਾਰੇ। 

ਬਾਦ' ਬਜਾਇ ਸ਼ਬਦ ਅਸ ਗਾਏ। 

ਜੋ ਸੁਨਿ ਗੰਧਰਬ ਪੁਰੀ ਲਜਾਏ ॥੨੧॥ 
ਗੁਰੁ ਸੇਵਕ ਸਿੱਖ ਬ੍ਰਿੰਦ' ਮਸੰਦਾ। 

ਆਗੇ ਜਾਇ ਮਿਲੇ ਸਾਨੰਦਾ। 
ਸਯੰਦਨ' ਡੋਰਾ ਜਹਿਂ ਦਰਸਾਯੋ। 
ਸਬਿਹਨਿ ਹੂ ਮੁਦ ਸੀਸ ਨਿਵਾਯੋ ॥੨੨॥ 
ਦੌਰਿ ਦੌਰਿ ਪ੍ਰਕਰਮਾ ਲੈ ਹੈਂ। 

ਫੂਲ ਮਾਲ ਬਿਬਿਧਾ ਅਧਪੈ ਹੈਂ। 

ਉਭੈ ਮਾਤ ਕੇ ਪਗ ਤਿਯ ਪਰਸੈਂ। 

ਪੁਨ ਪੁਨ ਪੁਭਾ' ਪੇਖਿ ਅਤਿ ਹਰਸੈਂ> ॥੨੩॥ 
ਪੂਛਨ ਕਰਹਿਂ' ਨਿਛਾਵਰ ਦੇਹੀਂ”। 


ਗੋਦ ਉਠਾਇ ਮੋਦ ਬਡ ਲੇਹੀਂ। 

ਪਦ ਪੰਕਜ ਨੈਨਨ ਪਰ ਲਾਵੈਂ। 

ਘੋਲੀ ਵਾਰੀ ਕਹਿ ਮੁਦ ਪਾਵੈ ॥੨੪॥ 
ਸਿੱਖ ਸੇਵਕ ਪਿਖਿ ਝੁਕ ਝੁਕ ਬੰਦੈਂ। 

ਦੈਹਿਂ ਭੇਟ ਜਨੁ ਦੁਤੀਆ ਜੰਦੈਂ। 

ਨਵਲ' ਕਵਲ ਸੇ ਚਰਨਹਿ ਚੂੰਮੈਂ। 

ਲੋਚਨ ਮਨ ਮੱਤ ਅਲਿ ਜਨੁ ਘੂਮੈਂ' ॥੨੫॥ 


'ਫੁੱਲ ਪੱਤਿਆਂ ਦੀਆਂ ਦਰਵਾਜ਼ਿਆਂ ਤੇ ਬੰਨ੍ਹੀਆਂ ਮਾਲਾਂ। 
2ਨਿਸ਼ਾਨ ਚਮਕਦੇ ਹਨ। 


ਪੂਜਨ ਦੇ। 


(ਸਾਹਿਬਜ਼ਾਦੇ ਦੀ) ਸ਼ੋਭਾ। “ਬਹੁਤ ਖ਼ੁਸ਼ ਹੁੰਦੇ ਹਨ। 
(ਸੁਖ ਸਾਂਦ) ਪੁੱਛਦੇ ਹਨ। “ਵਾਰਨੇ (ਕਰਕੇ ਗ਼ਰੀਬਾਂ ਨੂੰ ਧਨ) 
ਦੇਂਦੇ ਹਨ। 


'ਨਵੇਂ। 
'ਨੇਤਹ ਤੇ ਮਨ (ਇਉਂ) ਮਸਤ ਹੋਏ ਜਾਣੋ ਭੌਰੇ ਘੁੰਮਦੇ ਹਨ। 





1034 


ਸਾਧਨ ਸਾਧਿ ਸਮਾਧਿ ਸੁ ਧਾਰੀ'। 

ਸੰਤ ਧਜਾਵਤ ਜੇ ਪਦ ਚਾਰੀ'। 

ਕਬਹੂੰ ਕਿ ਧਯਾਨ ਵਿਖੇ ਦਰਸੈਹੈਂ'। 

ਜਿਹ ਲਗ ਜਰਨ ਮਰਨ' ਕਟ ਜੈਹੈਂ ॥੨੬॥ 
ਸੋ ਪਗ ਜੇ ਜਨ ਦਰਸੈਂ ਪਰਸੈਂ”। 

ਅਹੋ ਭਾਗ! ਤਿਨ ਕੋ ਹਮ ਦਰਸੈਂ। 

ਸੰਗ ਲਵਾਇ' ਜਬੈ ਪੁਰਿ ਆਏ। 
ਉਛਲਜਯੋ ਆਨੰਦ ਉਦਧਿ ਮਹਾਏ' ॥੨੭॥ 
ਬਗਰ' ਬਜਾਰ ਅਗਾਰਨਿ? ਦ੍ਰਾਰਨਿ। 
ਥਿਰਿ ਨਰ ਨਾਰਨਿ ਝੁਕਿ ਝੁਕਿ ਸਾਰਨਿ। 
ਬੰਦਨ ਕੀਨ ਦੀਨ ਆਸੀਸੈਂ। 

ਭਵੋ ਉਮਰ ਪ੍ਰਤਾਪ ਮਹੀਸੈ' ॥ ੨੮॥ 


ਮਾਰਕੰਡ ਮਰਤੰਡ ਸਮਾਨੈ। 
ਆਖੰਡਲ' ਮਹਿ ਮੰਡਲ? ਮਾਨੈ। 


ਪੁਸ਼ਪਾਂਜੁਲ' ਦੈ ਹ੍ਹੇਂ ਬਲਿਹਾਰੈਂ'। 

ਰੂਪ ਅਨੂਪਮ ਪਿਖਿ ਮੁਦ ਧਾਰੈਂ ॥੨੯॥ 
ਗੁਰੂ ਦ੍ਰਾਰ ਪੈ ਬਜੈਂ ਸ਼ਦਯਾਨੈ'। 

ਤੋਰਨ' ਕੇਤੁ” ਪਤਾਕ” ਬਿਤਾਨੇ''। 


ਅਤਰ ਗੁਲਾਬ ਅਧਿਕ ਛਿਰਕਾਯੋ। 

ਧੂਪ ਸੁਗੰਧਿ ਅਧਿਕ ਮਹਕਾਯੋ ॥ ੩੦॥ 
ਮੰਗਲ ਮਯ ਵਥੁ ਜਹਿੰ ਤਹਿ ਸੋਹੈ। 

ਠੌਰ ਨੌਰ ਸਬਿ ਦਾਸ ਅਰੋਹੈਂ”। 

ਮਿਲੇ ਪੌਰ ਪਰ' ਸਤਿਗੁਰੁ ਆਈ। 

ਬੰਦਿ ਮਾਤ ਪਗ ਆਸਿਖ' ਪਾਈ ॥੩੧॥ 
ਸੀ ਗੁਜਰੀ ਜੀ ਪਤਿ ਪਦ ਦਰਸੇ। 

ਸਕੁਚ ਸਨੇਹ ਸਰਸ ਸੁਰਤਰੁ ਸੇ'। 


ਦਸਮੇਸ਼ਰ ਗੁਰੁ ਪਿਤ ਪਗ ਲਪਟਜੋ। 
ਜਨੁ ਸਸਿ ਸਿਵਹਿ ਪੁਮੁਦਦਾ ਝਪਟਯੋ' ॥ ੩੨ ॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸਾਧਨ ਕਰ ਕੇ ਤੇ ਸਮਾਧੀ ਧਾਰ ਕੇ ਭਾਵ ਲਾ ਕੇ। 
'ਜਿਨ੍ਹਾਂ ਸੁੰਦਰ ਚਰਨਾਂ ਨੂੰ। 

'ਦਿੱਸਦੇ ਹਨ। 

'ਬੁਢੇਪਾ ਤੇ ਮੌਤ। 

'ਛੋਂਹਦੇ ਹਨ। 

ਅਸਚਰਜ ਭਾਗ ਹਨ। 

ਨਾਲ ਲੈ ਕੇ। 

'ਅਨੰਦ ਦਾ ਸਮੁੰਦਰ ਬਹੁਤਾ ਉੱਛਲਿਆ। 
'ਵਿਹੜਿਆਂ। 'ਘਰਾਂ। 


'ਮਾਰਕੰਡੇ ਵਾਂਗ ਵੱਡੀ ਉਮਰ ਵਾਲੇ ਤੇ ਸੂਰਜ ਵਾਂਗ ਵੱਡੇ ਪ੍ਰਤਾਪ 
ਵਾਲੇ ਹੋਵੋ (ਮਹੀਸੈ-ਵੱਡਾ। ) 


'ਇੰਦੂ। “ਧਰਤੀ ਦੇ (ਰਾਜੇ)। 
'ਫੁੱਲਾਂ ਦੇ ਬੁੱਕ। 


'ਖ਼ੁਸ਼ੀ ਦੇ ਵਾਜੇ। 
'ਬੰਦਨ ਵਾਰ ਦੇਖੋ ਬਿਸਰਾਮ ੧੦ ਦੇ ਅੰਕ ੩੧ ਦੀ ਟਿੱਪਣੀ। 
ਹਨਿਸ਼ਾਨ। “ਝੰਡੀਆਂ। ''ਚੰਦੋਏ। 


'ਖੜੇ ਹਨ। 
'ਦਰਵਾਜ਼ੇ ਉੱਪਰ। 
'ਅਸ਼ੀਰਵਾਦ। 


'ਕਲਪ ਬ੍ਰਿੱਛ ਨਾਲੋਂ ਵੀ ਅਧਿਕ ਕਾਮਨਾ ਪੂਰੀਆਂ ਕਰਨ ਵਾਲੇ 
ਚਰਨਾਂ ਨੂੰ ਸ੍ਰੀ ਗੂਜਰੀ ਜੀ ਨੇ ਪ੍ਰੇਮ ਤੇ ਸੰਕੋਚ ਨਾਲ ਛੋਹਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ੀਘੁ ਸਹਿਤ ਸਨੇਹ ਸਨੰਦੇ'। 

ਲਏ ਉਛੰਗ ਉਮੰਗ ਬੁਲੈਦੇ'। 

ਪੁਰ ਆਨੰਦ ਪੁਰ ਆਨੰਦ ਦਾਯਾ'। 

ਭਯੋ ਆਜ ਗੁਰੁ ਕਹਿਂ ਮੁਦ' ਪਾਯਾ ॥ ੩੨॥ 
ਬਾਰ ਬਾਰ ਮੁਖਿ ਸਿਰਿ ਕਰ' ਫੇਰੈਂ। 

ਹਾਥ ਮਾਥ ਚੁੰਮ ਪੁਨ ਪੁਨ ਹੇਰੈਂ। 

ਰਖਯਾ ਗੁਰੁ ਨਾਨਕ ਕੀ ਭਾਖੈਂ। 

ਸੋ ਸੁਖ ਸਾਰਦ' ਕਹਿ ਨਹਿੰ ਸਾਕੈਂ ॥੩੪॥ 
ਭਰੈਂ ਅੰਕਿ' ਕਬਿ ਗਰੈ ਲਗੇ ਹੈਂ। 
ਪੁਚਕਾਰਤ' ਵਾਰਤ ਥਿਤ ਦੈਹੈਂ। 

ਹਸ ਹਸ ਰਸ ਵਸ ਬਾਤੈਂ ਮਗ ਕੀ'। 

ਬੂਝਤ ਸੁਨਤਿ ਸਮੁਦ ਸਮ ਅਗ ਕੀ' ॥੩੫॥ 
ਸਿੱਖ ਸੇਵਕ ਪਿਖਿ ਅਤਿ ਮੁਦ ਹੋਹੀਂ। 
ਜਨੁ ਸਖਯਾਤ' ਬੁਹਮਾਤਮ ਜੋਹੀਂ”। 

ਸੁਨਿ ਸੁਨਿ ਸਿੱਖ ਮਸੰਦ ਅਪਾਰੈਂ। 

ਦੇਸ ਦੇਸ ਤੈ ਆਇ ਉਦਾਰੈਂ ॥੩੬॥ 
ਦਰਸ਼ਨ ਕਰੈਂ ਭੇਟ ਬਹੁ ਦੈਹੀਂ। 

ਨਿਜ ਨਿਜ ਜਨਮ ਲਾਭ ਸਬਿ ਲੈਹੀਂ। 

ਏਕ ਸਾਲ ਜਬ ਐਸ ਬਿਤਾਯੋ। 

ਨੌਮ ਗੁਰੂ, ਦਸਮੇ ਸੁਖਦਾਯੋ ॥੩੭॥ 
ਲੀਲਾ ਬਾਲ ਅਨਿਕਧਾ' ਕਰਹੀਂ। 

ਭੇਦ ਖੇਦ' ਭਰਮ ਦਾਸਨ ਹਰਹੀਂ”। 

ਪਢਨ ਗੁਰਮੁਖੀ ਗੁਰੈਂ ਸਿਖਾਏ। 

ਦਿਨ ਥੋਰਨ ਮੈਂ ਪਢੇ ਮਹਾਏ ॥ ੩੮ ॥ 

ਨੌਮ ਗੁਰੂ ਜੋ ਸ਼ਬਦ ਉਚਾਰੇ। 

ਪਢੈਂ ਦਸਮ ਗੁਰ ਨਿਤ ਮੁਦ ਧਾਰੇ। 

ਬਾਨੀ ਉਨ ਕੀ ਥੀ ਬਹੁ ਜੇਤੀ। 

ਗਈ ਅਨੰਦ ਪੁਰ ਮੈਂ ਲੁਟ ਤੇਤੀ ॥ ੩੯ ॥ 
ਸ਼ਬਦ ਸਲੋਕ ਹਾਥ ਜੋ ਆਏ। 


ਗਿਆ ਹੈ। 
'ਛੇਤੀ ਪਿਆਰ ਸਹਿਤ ਅਨੰਦ ਨਾਲ। 


'ਬਹੁਤੇ ਉਤਸ਼ਾਹ ਨਾਲ ਗੋਦ 'ਚ ਲੈ ਲਏ। 
'ਅਨੰਦ ਪੁਰ ਪੂਰਨ ਅਨੰਦ ਦੇਣ ਵਾਲਾ। 
'ਅਨੌਦ। 

'ਹੱਥ। 


'ਸਰਸੁਤੀ। 

'ਜੱਫੀ। 

'ਪੁਚ ਪੁਚ ਕਰਦੇ ਹਨ, ਲਾਡ ਕਰਦੇ ਹਨ। “ਧਨ। 
ਪ੍ਰੇਮ ਕੇ ਵੱਸ ਹੋ ਕੇਰਸਤੇ ਦੀਆਂ ਗੱਲਾਂ। 

।'ਅਗਿਆਨੀ ਵਾਂਗ ਅਨੰਦ ਨਾਲ ਪੁੱਛਦੇ ਤੇ ਸੁਣਦੇ ਹਨ। 


'ਪੁਤੱਖ। “ਦੇਖਦੇ ਹਨ। 


'ਅਨੇਕ ਤਰ੍ਹਾਂ ਦੀਆਂ। 
'ਦੁੱਖ। “ਨਾਸ ਕਰਦੇ ਹਨ। 


1035 





1036 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਦਿ ਗ੍ਰੰਥ ਮੈਂ ਸੋ ਗੁਰੁ ਪਾਏ। 

ਬਚਨ ਗੁਰੂ ਪੰਚਮ ਕਾ ਪੂਰਾ। 

ਕੀਨੋ ਬੈਠਿ ਦਮਦਮੇ ਰੂਰਾ' ॥ ੪੦॥ 

ਅਬਿ ਪੁਸੰਗ ਕੀ ਸੁਨੀਏ ਗਾਥਾ। 

ਇਕ ਦਿਨ ਬੈਠੇ ਥੇ ਜਗਿ ਨਾਥਾ। 

ਗਿਰਦ ਲਹੌਰੀ' ਸੰਗਤ ਆਈ। 

ਗੋਤ ਸੁਭਿੱਖਾ ਖੱਤਰੀ ਭਾਈ ॥ ੪੧॥ 

ਹਰਜਸ ਨਾਮ ਅਯੋ ਬਡ ਭਾਗੀ। 

ਜਾਂ ਕੀ ਕਰਮ ਰੇਖ ਬਡ ਜਾਗੀ। 

ਬਾਸ਼ਿੰਦਾ' ਲਾਹੌਰ ਅਨਿੰਦਾ”। 'ਵਸਨੀਕ। “ਉਸਤਤਿ ਯੋਗ। 

ਗੁਰੁ ਪਦ ਪੰਕਜ ਭਯੋ ਮਲਿੰਦਾ' ॥ ੪੨ ॥ ਗੌਰਾ। 

ਸਹਿਜ ਸਲੋਨੇ ਸਾਹਿਬਜ਼ਾਦੇ। 

ਕੌ ਸਰੂਪ ਖਿਖਿ ਮਦਨੋਂ ਜਯਾਦੇ'। 'ਸੁਭਾਵਕ ਹੀ ਸਾਹਿਬਜ਼ਾਦੇ ਦੇ ਸੁੰਦਰ ਸਰੂਪ ਨੂੰ ਕਾਮ ਤੋਂ 
ਕੰ ਜ਼ਿਆਦਾ (ਸੁੰਦਰ) ਵੇਖ ਕੇ। 

ਸੁਰ ਕੂਰ' ਜਿਨਿ ਤੇਜ ਅਗਾਰੀ। 'ਸੂਰਜ (ਦਾ ਤੇਜ ਵੀ) ਝੂਠਾ ਹੈ। 

ਚੰਦ ਮੰਦ ਛਬਿ ਭਾਲ ਨਿਹਾਰੀ' ॥੪੩॥ ਮੱਥੇ ਦੀ ਸ਼ੋਭਾ ਦੇਖ ਕੇ ਚੰਦ ਢਿੱਲਾ ਪੈ ਜਾਂਦਾ ਹੈ। 

ਮੰਜ ਕੰਜ ਖੰਜਨ ਤੈ ਲੋਚਨ'। 'ਨੇਤ੍ਰ , ਕੰਵਲ ਤੇ ਮਮੋਲੇ ਤੋਂ ਵੀ ਸੁੰਦਰ ਹਨ। 

ਦਾਸਨਿ ਦਸਾ ਦੁਸਹਿ ਦੁਖ ਮੋਚਨ'। 'ਦਾਸਾਂ ਦੀ ਅਸਹਿ ਦੁੱਖਾਂ ਵਾਲੀ ਹਾਲਤ ਨੂੰ ਕੱਟਣ ਵਾਲੇ ਹਨ। 

ਮੀਰੀ ਪੀਰੀ ਕੇ ਪਤਸ਼ਾਹੂ। 

ਹਰਤ ਮੋਹ ਤਮ ਬਚਨ ਪਰਾਹੁ' ॥੪੪॥ 'ਬਚਨ ਕਹਿ ਕੇ ਮੋਹ ਦਾ ਅਨ੍ਹੇਰਾ ਨਾਸ ਕਰ ਦੇਂਦੇ ਹਨ। 

ਹਰਜਸ ਹੇਰਿ ਰਹਯੋ ਲਲਚਾਈ। 

ਕੀਨ ਚਹੀ ਨਿਜ ਸੁਤਾ ਸਗਾਈ'। ਲੜਕੀ ਦੀ ਮੰਗਣੀ। 

ਪੁਰਾ ਪੁੰਨਯ ਪੁੰਜ' ਤਾਂ ਕੇ ਜਾਗੇ। 'ਪਹਿਲੇ (ਜਨਮ ਦੇ) ਬਹੁਤੇ ਪੁੰਨ। 

ਖੜੇ ਹੋਇ ਨਿੰਮੁ ਗੁਰੁ ਆਗੇ ॥੪੫॥ 

ਹਾਥ ਜੋੜਿ ਗਰਿ ਅੰਚਰ' ਪਾਈ। 'ਪੱਲਾ। 

ਸਬਾ ਵੀਚ ਇਮ ਅਰਜ਼ ਅਲਾਈ। 

ਮਹਾਰਾਜ ਸਭਿ ਘਟ ਕੇ ਸਾਖੀ'। 'ਗਵਾਹ ਭਾਵ ਜਾਨਣਹਾਰ। 

ਵਤਸਲ ਭਗਤਿ ਸਾਧੁ ਸੂਤਿ ਭਾਖੀ' ॥੪੬॥ ___ 'ਸਾਧੂਆਂ ਤੇ ਵੇਦਾਂ ਨੇ ਕਿਹਾ ਹੈ ਕਿ ਭਗਤਾਂ ਦੇ ਪਿਆਰੇ ਹਨ। 

ਡਰਤਿ ਕਰਤਿ ਇਕ ਬਿਨੈ ਸ੍ਹਾਮੀ। 

ਲਾਜ ਰਾਖੀਓ ਪੁਰਨ ਕਾਮੀ'। 'ਹੇ ਇੱਛਾ ਪੂਰੀਆਂ ਕਰਨ ਵਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1037 


ਰਾਵਰ ਸੁਤ ਪਗ ਲਾਗਨ ਜੋਗੂ। 

ਨਿਜ ਕੰਨਯ ਕਿਯ ਚਹੋਂ ਸੰਜੋਗੂ ॥ ੪੭॥ 

ਹਰ ਬਿਧਿ ਹਰਜਸ ਹਰਿ ਜਸ ਭਰੇ। 

ਸੁਨਿ ਗੁਰੁ ਬੈਨ ਦਯਾ ਮੈ ਢਰੇ'। 'ਹਰਜਸ ਦੇ ਹਰ ਤਰ੍ਹਾਂ ਹਰੀ ਦੇ ਜਸ ਨਾਲ ਭਰੇ ਹੋਏ ਬਚਨ ਸੁਣ 
ਕੇ ਗੁਰੂ ਜੀ ਦਯਾ ਵਿੱਚ ਢਲ ਗਏ। 


ਧਰਿ ਉਰਿ ਧੀਰ ਧੀਰ ਦਿਯ ਤਾਂ ਕੈ। 

ਕਰੋਂ ਤਯਾਰੀ ਕਹਜੋ ਸੁਨਾ ਕੈ ॥੪੮॥ 

ਸਗਨ ਸਗਾਈ ਕੋ ਸੋ ਕਰਿ ਹੈ'। ਮੰਗਣੀ ਦਾ ਸ਼ਗਨ ਕਰਕੇ। 
ਗਯੋਂ ਧਾਮ ਨਿਜ ਅਤਿ ਮੁਦ ਭਰ ਹੈ। 

ਕਰਿ ਸਲਾਹਿ ਨਿਜ ਤੀਆ ਸੰਗੈ। 

ਦਿਨ ਥਪ' ਗੁਰੁ ਢਿਗ ਅਯੋ ਉਮੰਗੈ ॥ ੪੯ ॥ 'ਮੁਕੱਰਰ ਕਰਕੇ। 
ਅਰਜ਼ ਗਰਜ਼ ਯੁਤ ਲਰਜ਼' ਸੁਨਾਈ। ਇਛਾ ਸਹਿਤ ਕੰਬ ਕੇ। 
ਸਾਹਾ ਸੁੰਦਰ ਬਨਯੋ ਗੁਸਾਈਂ। 

ਹਾੜ ਦਿਵਸ ਤੇਈ ਸ਼ੁਭ ਤੌਰੈਂ'। 'ਚੰਗੇ ਢੰਗ ਨਾਲ। 
ਬਯਾਹਿਨ ਚਲਬੋ ਪਰੈ' ਲਹੌਰੈਂ ॥੫੦॥ 'ਜਾਣਾ ਪਵੇਗਾ। 
ਦੋਹਰਾ: 

ਬੋਲੇ ਬਿਹਸ ਬੁਲੈਦ ਗੁਰੁ, 

ਰਚੈਂ ਲਹੌਰ ਇਥਾਹਿ'। 

ਤੁਮ ਨਿਜ ਘਰਨੀ ਸੁਤਾ ਕੋ', 

ਲਿਆਉ ਇਹਾਂ ਹੂੰ ਬਜਾਹਿ ॥੫੧॥ 

ਚੌਪਈ: 

ਜਬਿ ਲੌ ਤੁਮ ਲਾਹੌਰ ਤੈ ਐਹੈਂ”। 

ਤਬਿ ਲੌ ਇਹਾਂ ਲਾਹੌਰ ਬਸੈਹੈਂ। 

ਜੋ ਲਹੌਰ ਲਵ ਭੂਪ' ਬਸਾਯੋ। 

ਉਸੀ ਬੰਸ ਮੈਂ ਹਮੈਂ ਲਖਾਯੋ' ॥ ੫੨॥ 

ਨਯੋ ਲਹੌਰ ਰਚੈਂ ਹਮ ਈਹਾਂ। 

ਜਾਨਾ ਬਨੈ ਨਹੀ ਅਬਿ ਤੀਹਾਂ'। 

ਮਾਨਿ ਸੁਭਿਖੀਆ' ਪੁਨ ਘਰ ਗਯੋ। 'ਸੁਭਿੱਖੀ ਗੋਤ ਦਾ (ਭਾਈ ਹਰ ਜਸ)। 
ਗੁਰੁ ਕਾਂ ਹੁਕਮ ਸੁਨਾਵਤ ਭਯੋ ॥ ੫੨ ॥ 

ਇਤ ਗੁਰੁ ਸਬੈ ਮਸੰਦਨ ਤਾਈਂ। 





1038 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਠੇ ਹੁਕਮ ਨਾਮੇ ਇਸ ਭਾਈ'। 

ਬਨਕ' ਲਯਾਇ ਬਹੁ ਇਹਾਂ ਬਸਾਵੋ। 

ਬਿਬਿਧਿ ਵਸਤੁ ਦੁਕਾਨੈ ਲਾਵੋ ॥੫੪॥ 

ਜਿਸ ਢਿਗ ਨਹਿ ਧਨ ਗੁਰੁ ਤੈ ਸੋ ਲੈ। 

ਨਫਾ ਇਹਾਂ ਤੈ ਭਵੈ ਅਮੋਲੈ। 

ਹਮ ਲਹੌਰ ਤੈ ਅਧਿਕ ਲਹੌਰੂ। 

ਚਹੈਂ ਰਚਾਵਨ ਈਹਾਂ ਔਰੂ ॥੫੫॥ 

ਮਾਨਿ ਬੈਨ ਸਿੱਖ ਸਿਦਕੀ ਲਾਖੋਂ। 

ਆਇ ਬਸੇ ਤਹਿ ਕਹਿ ਲੌ ਭਾਖੋਂ। 

ਬਿਸਕ੍ਰਮਾ' ਕੌ ਗੁਰੂ ਬੁਲੈ ਕੈ। ਦੇਵਤਿਆਂ ਦਾ ਇੰਜੀਨੀਅਰ। 

ਦਯੋਂ ਹੁਕਮ ਰਚਿ ਪੁਰਿ ਸੁਠ' ਐ ਕੈ ॥੫੬॥ __'ਸੁੰਦਰ। 

ਸਾਤ ਕੋਸ ਪੁਰ ਮੁਦ ਤੈ ਉਤਰੈ'। ਅਨੰਦ ਪੁਰ ਤੋਂ ਪਹਾੜ ਵੱਲ। 
ਸੁਰਪਤਿ ਪੁਰਿ ਸੈਂਰਮ ਬਚਿਤ੍ਰੈ'। 'ਇੰਦੂ ਪੁਰੀ ਤੋਂ ਅਨੇਕਾਂਰੰਗਾਂ ਦਾ ਸੁੰਦਰ। 
ਜਹਾਂ ਹੁਕਮ ਸੁਤਿਗੁਰੁ ਨੇ ਕੀਓ। 

ਬਿਸਕ੍ਰਮਾ ਤੁਰਤਹਿ ਰਚ ਦੀਓ ॥੫੭॥ 

ਕਯੋਂ ਨ ਹੋਇ ਐਸੋ ਪੁਰਿ ਸੁੰਦਰ। 

ਹਰੈ ਹੈ ਬਜਾਹਿ ਜਹਾਂ ਜਗਿ ਮੰਦਰ'। 'ਜਗਤ ਦੇ ਆਸਰਾ ਰੂਪ। 

ਰਮਾ' ਰੂਪ ਜੀਤੋ ਅਤਰੀ। 'ਲੱਛਮੀ। 

ਹਰੀ ਬਪੂ ਸ੍ਰੀ ਗੋਬਿੰਦ ਹਰੀ' ॥੫੮॥ ਵਿਸ਼ਨੂੰ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ। 
ਹੇਰਿ ਹਿਰਾਨ ਲੋਗ ਸਬਿ ਭਏ। 

ਜਿਤ ਕਿਤ ਤੈ ਤਹਿਂ ਆਇ ਬਸਏ। 

ਗਿਰਦ ਨਵਾਈ।' ਲੋਗ ਜੁ ਹੇਰੈਂ। 'ਆਲੇ ਦੁਆਲੇ ਦੇ। 

ਗੰਧਰਬ ਨਗਰ ਬਸਯੋ ਸਬਿ ਟੇਰੈਂ! ॥੫੯॥ ਕਹਿੰਦੇ ਹਨ। 

ਦੇਵ ਧਨਦ ਸੇ ਨਰ ਤਨ ਕੈ ਕੈ'। 'ਕੁਬੇਰ ਵਰਗੇ ਦੇਵਤੇ ਮਨੁੱਖ ਸ਼ਰੀਰ ਬਣਾ ਕੇ। 
ਸੌਜ' ਸਜਾਇ ਥਿਰੇ ਤਹਿਂ ਐ ਕੈ। 'ਸਮੱਗ੍ਹੀ, ਸਾਮਾਨ। 

ਸੁਤ ਅਕਾਲ ਇਤ ਬਯਾਹਿ ਕਰੈ ਹੈਂ। 

ਲੋਚਨ ਲਾਭ ਦਰਸ ਹਮ ਲੈ ਹੈਂ ॥੬੦॥ 

ਬਢੀ ਲਾਲਸਾ ਇਮ ਸਬਿ ਕਾਹੂੰ। 

ਪੇਖਹਿੰ ਪ੍ਰਭੁ ਕੋ ਬਯਾਹਿ ਉਛਾਹੂੰ। 

ਤਬਿ ਲੌ ਹਰਜਸ ਭੀ ਚਲਿ ਆਯੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1039 


ਸਹਤ ਕੁਟੰਬ ਸਮਾਜ ਮਹਾਯੋ ॥੬੧॥ 
ਉਸ ਲਹੌਰ ਤੈ ਏਹੁ ਲਹੌਰੈਂ। 

ਪਿਖਿ ਬਿਸਮਾਹਿਂ ਸਰਬ ਬਿਧਿ ਗੋਰੈਂ। 
ਇਤ ਗੁਰੁ ਨਿਜ ਸਨਬੰਧੀ ਸਾਰੇ। 

ਪਰਮ ਹੰਸ' ਗੁਰੁ ਅੰਸਹਿ ਚਾਰੇ: ॥੬੨॥ 


ਬਯਾਹਿ ਵੀਚ ਉਤਸ਼ਾਹਿ ਬੁਲਾਏ। 
ਸਾਨੰਦ' ਪੁਰਿ ਅਨੰਦ ਸਬਿ ਆਏ। 
ਸੌਜ ਸਮੋਜ ਬਟੋਰੀ ਸਾਰੀ'। 

ਨਿਜ ਦਾਸਹਿਂ ਦਿਯ ਹੁਕਮ ਹਕਾਰੀ' ॥੬੩॥ 
ਜੋ ਜੋ ਚਹੈ ਸੋਇ ਤਿਹ ਦੱਈਓ। 
ਨਾਹਿੰ ਕਿਸੀ ਕੋ ਰੰਜ' ਕਰੱਈਓ। 
ਚਾਰਹੁਂ ਕੁਲ ਕੇ ਸਥਿ ਨਰ ਨਾਰੀ। 
ਜੁਰੇ ਆਇ ਭਾ ਮੰਗਲ ਭਾਰੀ ॥੬੪॥ 
ਮਾਤ ਨਾਨਕੀ ਆਦਿਕ ਸਯਾਨੀ। 
ਰੀਤਿ ਸਗਨ ਸੁਧ' ਕਰੈਂ ਮਹਾਨੀ। 
ਗਾਵਤ ਗੀਤ ਲਜਾਵਤ ਕੋਕਲ'। 

ਸਮੇਂ ਸਮੇਂ ਕੇ ਮੰਗਲ ਮੋਕਲ' ॥ ੬੫॥ 
ਨੂਰ ਅਲੌਕਕ' ਦੂਲਹ ਚਢਯੋ। 

ਜਨ ਨਿਚੋਰਿ ਸਸਿ ਸੂਰਹਿਂ ਕਢਯੋ'। 
ਅੰਗ ਅੰਗ ਸਬਿ ਸੁਠ ਅਨੰਗ ਤੈ'। 
ਡੋਲਤਿ ਬੋਲਤਿ ਸਭਿ ਉਮੰਗ ਤੈ ॥ ੬੬॥ 
ਸੀ ਗੁਜਰੀ ਜੀ ਅੰਗ ਨ ਮਾਵੈ। 

ਅਤੀ ਮੋਦ ਯੂਤ ਗੁਰੈਂ ਮਨਾਵੈ। 

ਗਾਵਤਿ ਗੀਤ ਰੀਤਿ ਕੁਲ ਜੈਸੇ। 

ਹਾਸ ਬਿਲਾਸ ਹੋਤ ਬਿਧਿ ਤੈਸੇ ॥੬੭॥ 
ਦੋਹਰਾ: 

ਲਗਨ ਸਗਨ” ਸੁਭ' ਕਰਿ ਭਲੋ, 


'ਵੱਡਾ। 


'ਤੱਤ ਵੇਤੇ। “ਚਹੁੰਆਂ ਗੁਰਾਂ ਦੀ ਉਲਾਦ ਭਾਵ ਬੇਦੀ, ਤੇਹਣ, 
ਭੁੱਲੇ ਤੇ ਸੋਢੀ। 


'ਅਨੰਦ ਨਾਲ। 
'ਅਨੰਦ ਨਾਲ ਸਾਰੀ ਸਮੱਗਰੀ ਇਕੱਠੀ ਕੀਤੀ। 
'ਸੱਦ ਕੇ। 


ਨਾਰਾਜ਼, ਗੁੱਸੇ। 


ਸ਼ੁੱਧ, ਪਵਿੱਤ੍। 

'ਕੋਇਲਾਂ ਨੂੰ ਸ਼ਰਮਿੰਦਾ ਕਰਦੀਆਂ ਹਨ। 

ਸਮੇਂ ਸਮੇਂ ਖ਼ੁਸ਼ੀ ਦੇ (ਮੋਕਲ) ਖੁੱਲੇ (ਗੀਤ ਗਾਉਂਦੀਆਂ ਹਨ)। 
'ਅਸਚਰਜ ਪ੍ਰਕਾਸ਼। 

'ਜਾਣੌ ਚੰਦ ਤੇ ਸੂਰਜ ਨੂੰ ਨਿਚੋੜ ਕੇ (ਪ੍ਰਕਾਸ਼) ਕੱਢਿਆ ਹੈ। 
ਕਾਮ ਤੋਂ ਵੀ ਸੁੰਦਰ। 


'ਲਗਨ (ਮੇਖ ਆਦਿਰਾਸ਼ੀਆਂ ਦਾ ਉਦਯ) ਵਿਚਾਰ ਕੇ ਚੰਗੇ 
ਸ਼ਗਨ ਕੀਤੇ। “ਹਿੰਦੂ ਮੱਤ ਦੀ ਰਹੁ-ਰੀਤ ਵਾਂਗ ਏਥੇ ਲਗਨਾਂ 
ਸ਼ਗਨਾਂ ਦਾ ਕਈ ਵਾਰ ਜ਼ਿਕਰ ਆਇਆ ਹੈ ਤੇ ਗੁਰਪ੍ਰਤਾਪ 
ਸੂਰਜ ਦੀ ਲਿਖਤ ਮੁਤਾਬਕ ਹੀ ਸਾਡੇ ਕਵਿ ਜੀ ਇਨ੍ਹਾਂ ਨੂੰ 





1040 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਕੁਲ ਕੇ ਅਨੁਸਾਰ। 

ਗੀਤ ਨਾਦ ਧੁਨਿ' ਬਢ ਰਹੀ, 
ਚਢਿਨ ਬਰਾਤ ਵਿਚਾਰ ॥੬੮॥ 
ਗੀਆ ਛੰਦ: 

ਹਰਿ ਰੂਪੁ ਗੁਰੁ ਕੇ ਬਜਾਹਿ ਕਾ, 
ਉਛਾਹਿ ਪੇਖਨ ਵਾਸ ਮੈਂ”। 
ਉਤਸ਼ਾਹਿ ਧਰਿ ਸੁਰ ਅੰਗਨਾ' ਤਬਿ, 
ਮਿਲੀ ਆਰਨ ਵਾਸ ਮੈਂ”। 

ਮੁਖ ਚਾਰੁ' ਚੰਦ ਅਮੰਦ” ਗੁਰੁ ਪਿਖਿ, 
ਮਾਵਤੀ ਨਹਿ ਅੰਗ ਮੈਂ। 

ਇਕ ਟਕ ਚਕੋਰੀ ਸੀ ਪਿਖੈਂ, 

ਬੰਧ ਨੇਹ ਡੋਰੀ ਸੰਗ ਮੈਂ” ॥੬੯॥ 
ਮਿਲਿ ਸਤ ਸੁਹਾਗਨਿ ਭਾਗਨੀ', 
ਗੁਰੁ ਅੰਗ ਬਟਨਾ ਲਾਵਤੀ। 

ਨਵ ਜੋਬਨਾ ਰਸ ਨੇਹ ਸਾਨੀ', 

ਨੈਨ ਨੋਕ ਚਲਾਵਤੀ। 

ਮਿਸ ਬਟਨ ਬਦਨ ਸਪਰਸਤੀ', 
ਜਨੁ ਰਤੀ' ਮਦਨ” ਜਗਾਵਤੀ। 
ਗੁਨ ਗਾਵਤੀ ਹੁਲਸਾਵਤੀ', 


ਪੁਲਕਾਵਤੀ' ਸੁ ਦਿਪਾਵਤੀ? ॥ ੭੦॥ 


ਲਿਖਦੇ ਚਲੇ ਆ ਰਹੇ ਹਨ ਪਰ ਗੁਰਮਤਿ ਦੀ ਕਸਵੱਟੀ ਤੇ 
ਪਰਖਿਆਂ ਇਹ ਹਿੰਦੂ ਰਹੁ-ਰੀਤਾਂ ਤੇ ਲਗਨ ਸ਼ਗਨ ਸਾਰੇ ਖੋਟੇ 
ਸਿੱਕੇ ਸਾਬਤ ਹੋ ਜਾਂਦੇ ਹਨ। ਸਾਹਾ ਸੋਧਨ ਸਮੇਂ ਜੋਤਸ਼ ਦੀਆਂ 
ਗਿਣਤੀਆਂ ਕਰਨ ਦੀ ਥਾਂ ਹਜ਼ੂਰ ਦਾ ਫ਼ੁਰਮਾਣ ਹੈ: ਸਾਹਾ 
ਗਣਹਿ ਨ ਕਰਹਿ ਬੀਚਾਰ॥ ਸਾਹੇ ਉਪਰ ਏਕੰਕਾਰ॥ ਭਾਵ 
ਸਾਹਾ ਸੋਧਨ ਸਮੇ ਕੋਈ ਗਿਣਤੀ ਜਾਂ ਵੀਚਾਰ ਨ ਕਰੋ ਸਿਰਫ਼ 
ਸਾਹੇ ਦੀ ਚਿੱਠੀ ਦੇ ਉੱਪਰ '੧ਓ' ਸਤਿਗੁਰ ਪ੍ਰਸਾਦਿ' ਲਿਖ ਕੇ 
ਸਾਹੇ ਦੀ ਮਿਤੀ ਲਿਖ ਦਿਉਂ ਭਾਵ ਹਰ ਕਾਰਜ ਦੇ ਅਰੰਭ ਵਿੱਚ 
ਵਾਹਿਗੁਰੂ ਅੱਗੇ ਅਰਦਾਸ ਕਰੋ: ਕੀਤਾ ਲੋੜੀਐ ਕੰਮ ਸੁ ਹਰਿ 
ਪਹਿ ਆਖੀਐ ॥ 


'ਸ਼ਬਦਾਂ ਦੀ ਅਵਾਜ਼। 


'ਘੁਰ ਵਿੱਚ। 
'ਦੇਵਤਿਆਂ ਦੀਆਂ ਇਸਤ੍ਰੀਆਂ। 
'ਮਹਿਲਾਂ ਵਿੱਚ। 

'ਸੁੰਦਰ। ?ਉੱਜਲ। 


ਪ੍ਰੇਮ ਦੀ ਡੋਰੀ ਵਿੱਚ ਬੱਝ ਕੇ। 
'ਭਾਗਾਂ ਵਾਲੀਆਂ। 


'ਨਵੀਂ ਜਵਾਨੀ ਵਾਲੀਆਂ ਪ੍ਰੇਮਰਸ 'ਚ ਮਿਲੀਆਂ ਹੋਈਆਂ। 


'ਵਟਣੇ ਦੇ ਬਹਾਨੇ ਸਰੀਰ ਨੂੰ ਛੋਂਹਦੀਆਂ ਹਨ। 
'ਕਾਮ ਦੀ ਇਸਤ੍ਹੀ। “ਕਾਮ। 

ਖ਼ੁਸ਼ ਹੁੰਦੀਆਂ ਹਨ। 

'ਖ਼ੁਸ਼ੀ ਵਿੱਚ ਆ ਕੇਰੋਮ ਖੜੇ ਕਰ ਲੈਂਦੀਆਂ ਹਨ। “ਚੰਗੀ ਤਰ੍ਹਾਂ 
ਚਮਕਦੀਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1041 


ਜੰਨਯ, ਤੰਨਜ ਸਪਰਸਤੀ'। 


ਹਰਿ ਗਯਾਨ ਜਾਨ ਕੁਰਬਾਨ ਤਾਂ ਪੈ, 
ਗੁਰੈਂ ਜੋ ਇਮ ਦਰਸਤੀ। 
ਇਸ਼ਨਾਨ ਪੁਨ ਕਰਵਾਇ ਗੁਰੁ ਕੋ, 
ਪੀਤ ਪਟ' ਪਹਿਰਾਯ ਕੈ। 

ਕੁਲ ਰੀਤਿ ਸਾਂਤਿ' ਕਰਾਇ, ਸ਼ਗਨ 
ਮਨਾਇ ਗਾਇ ਬਜਾਯ ਕੈ ॥ ੭੧॥ 
ਸਿਰ ਸਜੀ ਸੁੰਦਰ ਚੌਤਨੀ', 

ਯੂਤ ਜਿਗਾ ਕਲਗੀ ਚਾਰੁ ਹੈ। 

ਗਰਿ ਹਾਰ ਕੰਠਾ ਮੁਕਤਿ ਮਾਲ, 
ਬਿਸਾਲ ਮਨਿ ਗਨ ਵਾਰ ਹੈ'। 
ਕਰ' ਸੋਹਿਂ ਕੰਕਨ? ਜਟੇ ਜ੍ਰਾਹਰ, 
ਕੰਗਨਾ” ਛਬਿ ਛਾ ਰਹਯੋ'। 


ਸਿਰ ਮੁਕਟ ਪੁਰਟ' ਜੁ ਨਿਪਟ” ਸੋਹਿਤ, 
ਤੇਜ ਜਗਮਗ ਲਾ ਰਹਯੋ ॥ ੭੨॥ 
ਪਿਖਿ ਸੇਹਰਾ ਛਬਿ ਬੇਹਰਾ', 

ਮਨ ਕੇਹਰਾ!? ਨਹਿ ਮੋਹਿਤੋ। 

ਲਘੁ!' ਗੋਲ ਗੋਲ ਅਮੋਲ ਮੋਤੀ, 

ਲਰੀ' ਲਮਕਤਿ ਸੋਹਿਤੋ। 

ਸੁਚ ਤਾਰ ਕੁੰਦਨ ਮਧਯ ਦਿਪ ਹੀ, 
ਬਦਨ ਸਦਨ ਛਬਾਨ ਕੋ'। 


ਜਨੁ ਜੁਰੀ ਬਿਜਰੀ ਥਿਰੀ ਸਸਿ ਪੈ, 
ਸੂਰ ਕੈਧੋ ਆਨ ਕੋ' ॥ ੭੨॥ 

ਕਿਤ ਸਾਂਤਿ ਰਸ ਪੈ ਰੁੱਦਰ ਰਸ ਕੀ, 
ਛਟਾਂ ਛੁੰਗ ਛ੍ਰੇ ਰਹੀ'। 


'ਉਹ ਧੰਨਤਾ ਯੋਗ ਹਨ ਉਹਨਾਂ ਦੇ ਇਹ ਪੁੰਨ ਅਨੰਨਜ ਭਗਤੀ 
ਕਰ ਕੇ ਪੈਦਾ ਹੋਏ ਹਨ (ਜਿਹੜੀਆਂ) ਸਤਿਗੁਰਾਂ ਦੇ ਸ਼ਰੀਰ ਨੂੰ 
ਛੋਂਹਦੀਆਂ ਹਨ। 


'ਮੋਤੀਆਂ ਦੀ ਲੈਬੀ ਮਾਲਾ ਬਹੁਤੀਆਂ ਮਣੀਆਂ ਵਾਲੀ ਹੈ। 

'ਹੱਥ ਵਿੱਚ। “ਕੜੇ। 

'ਗਾਨਾ ਸ਼ੋਭਾ ਪਾ ਰਿਹਾ ਹੈ। “ਕੰਗਨਾ ਪਹਿਨਣਾ ਗੁਰਮਤਿ 
ਨਹੀਂ ਹੈ ਗੁਰਬਾਣੀ 'ਚ ਜ਼ਿਕਰ ਆਇਆ ਹੈ ਕਿ "ਕਰ ਕਰਿ 
ਕਰਤਾ ਕੰਗਨ ਪਹਿਰੈ" (ਪੰਨਾ ੩੫੯) 

ਸੋਨੇ ਦਾ। “ਬਹੁਤਾ। 


'ਬਹੁਤ ਚੰਗੀ ਸ਼ੋਭਾ ਵਾਲਾ। 
'ਕਿਹੜਾ। 

'ਛੋਟੇ। 

'ਲੜੀ। 


'ਪਵਿੱਤ੍ਰ ਸੋਨੇ ਦੀਆਂ ਤਾਰਾਂ ਵਿੱਚ ਬਦਨ (ਮੁੱਖ) ਚਮਕਦਾ ਹੈ 
ਸ਼ੋਭਾ ਦੇ ਘਰ (ਕਲਗੀਧਰ) ਦਾ। 

ਜਾਣੋ ਬਿਜਲੀ ਇਕੱਠੀ ਹੋ ਕੇ ਚੰਦੂਮਾ ਤੇ ਬੈਠੀ ਹੈ ਜਾਂ ਕੋਈ 
ਦੂਜਾ ਸੂਰਜ ਹੀ ਹੈ। 

'ਜਾਂ ਸ਼ਾਂਤਰਸ ਉੱਪਰ ਰੁੱਦੂਰਸ ਦੀਆਂ ਬਹੁਤੀਆਂ (ਛਟਾਂ) 
ਲਹਿਰਾਂ ਛੂਹ ਰਹੀਆਂ ਹਨ। 





1042 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਗ ਤਿਲਕ ਤਿਲਕ ਨਿਸ਼ਾਨ ਮਾਨੋਂ, 
ਮਲਿਕ ਬਲਿ ਜੈ ਖਲਕ ਹੈ' ॥ ੭੪॥ 


ਸਿਰ ਛਤ੍ਹ ਚਵਰ ਢੁਰਾਹਿ' ਕੈਧੋ, 
ਸੋਹਿ ਰਵਿ ਸਸਿ ਹੰਸ ਹੈ'। 

ਚਢਿ ਚਲੇ ਘੋਰੀ ਪੈ ਬਿਵਾਹਨਿ', 
ਸੋਢਿ ਬੰਸ ਅਵਤੰਸ' ਹੈ। 

ਸਸਿ ਮੁਖੀ' ਮ੍ਰਿਗ ਸੁਲੋਚਨੀ”, 
ਮਿਲਿ ਮੰਜ' ਮੰਗਲ ਗਾਵਤੀ। 

ਕਲ ਕੰਠਿ ਰਵਿ ਛਬਿ ਹਰੈ ਕੋਕਿਲ, 
ਮੈਨਕਾਦਿ ਲਜਾਵਤੀ' ॥ ੭੫॥ 


ਬਰ ਬਨੀ ਚਾਰੁ ਬਰਾਤ ਭਾਂਤਿ 
ਅਨੇਕ ਖਯਾਤਿ ਅਪਾਰ ਹੈ'। 


ਕਵਿ ਕੌਨ ਸਬਿ ਛਬਿ ਕਹਿ ਸਕੈ, 
ਜਹਿ ਦੂਲਹੋ ਕਰਤਾਰ ਹੈ। 

ਛਬਿ' ਛੈਲ” ਛਾਕੇ” ਛੁੰਗ'' ਛਬੀਲੇ22 
ਬਾਂਕੁਰੇ' ਬਲ ਗੁਨ ਨਿਧੀ”। 

ਸਬਿ ਸਜੇ ਭੂਸ਼ਨ ਬਸਨ ਭੂਖਤਿ, 
ਰੂਪ ਜਨੁ ਤਨ ਕਲ ਨਿਧੀ' ॥ ੭੬॥ 


ਚਢਿ ਚਲੇ ਚੁੰਗ ਕੁਰੰਗ ਸੇ, 
ਤੁਰੰਗ ਲੋਲ ਅਮੋਲ ਹੈਂ”। 


(ਜਾਂ) ਸੂਰਜ ਦੀਆਂ ਕਿਰਨਾਂ ਨਿਕਲ ਕੇ ਬੇਫ਼ਿਕਰ ਹੋ ਕੇ 
ਉੱਜਲ ਕੰਵਲ ਉਪਰ ਸੌ ਰਹੀਆਂ ਹਨ। 


ਜਾਂ ਇਸਤ੍ਰੀਆਂ ਦੇ ਕਟਾਖ਼ਸ਼ਾਂ ਦੀ ਪੰਗਤੀ ਹੈ, (ਜਾਂ) ਸਿੱਖਾਂ ਦੇ 
ਪ੍ਰੇਮ ਦੀ ਚਮਕ ਹੈ (ਕਟਾਖਯ-ਸੁੰਦਰ ਝਾਕਣੀ)। 


'ਜਗਤ ਦੇ ਤਿਲਕ ਰੂਪ ਸਤਿਗੁਰਾਂ ਦੇ (ਮੱਥੇ ਤੇ) ਲੱਗਾ ਤਿਲਕ 
ਜਾਣੋਂ ਬਲੀ ਬਾਦਸ਼ਾਹਾਂ ਤੇ ਸ੍ਰਿਸ਼ਟੀ ਦੀ ਜਿੱਤ ਦਾ ਨਿਸ਼ਾਨ ਹੈ। 
'ਢੁਲਾ ਰਹੇ ਹਨ। 

'ਛਤੂ ਸੂਰਜ ਤੇ ਚੰਦ (ਵਾਂਗ) ਅਤੇ ਚੌਰ ਹੰਸ (ਵਾਂਗ) ਸੋਹ 
ਰਿਹਾ ਹੈ। 

'ਵਿਆਹੁਣ। 

'ਸ੍ਰੋਮਣੀ। 

'ਚੰਦੂਮਾ ਵਰਗੇ ਮੁੱਖ ਵਾਲੀਆਂ। “ਹਰਨ ਵਰਗੇ ਸੋਹਣੇ ਨੇਤ੍ਹਾਂ 
ਵਾਲੀਆਂ। 

'ਉੱਜਲ। 

'ਸੁੰਦਰ ਗਲੇ ਵਾਲੀਆਂ, ਜਿਨ੍ਹਾਂ ਦੀ ਅਵਾਜ਼ ਦੀ ਸ਼ੋਭਾ ਕੋਇਲਾਂ 
ਨੂੰ ਵੀ ਮਾਤ ਪਾਉਂਦੀ ਹੈ ਅਤੇ ਮਨੇਕਾ ਆਦਿਕ ਸੁਰਗ ਦੀਆਂ 
ਅਪੱਛਰਾਂ ਵੀ ਸ਼ਰਮਿੰਦਾ ਹੁੰਦੀਆਂ ਹਨ। 

'ਸ੍ਰੇਸ਼ਟ ਤੇ ਸੁੰਦਰ ਜੰਵ ਬਣੀ ਹੋਈ ਹੈ ਅਨੇਕ ਤਰ੍ਹਾਂ ਦੀ, (ਜਿਸ 
ਦੀ) ਬੜੀ ਮਸ਼ਹੂਰੀ ਹੈ। 


'ਸੋਭਾ ਵਾਲੇ। “ਜਵਾਨ। ਸਜੇ ਹੋਏ। ''ਸਾਰੇ। “ਚਮਕ ਵਾਲੇ। 
'ਸੁੰਦਰ। “ਬਲ ਤੇ ਗੁਣਾਂ ਦੀ ਖਾਣ। 


ਸਾਰੇ ਗਹਿਣੇ, ਬਸਤੁ ਤੇ ਸ਼ਿੰਗਾਰਾਂ ਸਹਿਤ ਸਜੇ ਹੋਏ ਹਨ 
(ਉਨ੍ਹਾਂ ਦੇ) ਸਰੀਰਾਂ ਦੇ ਰੂਪ ਜਾਣੋ ਸੁੰਦਰਤਾ ਦੀ ਖਾਣ ਹਨ। 


'ਹਰਨਾਂ ਵਰਗੇ ਚੰਚਲ ਤੇ ਅਮੋਲਕ ਘੋੜਿਆਂ 'ਤੇ ਸਾਰੇ ਚੜ੍ਹ ਕੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1043 


ਪਗ ਧਰਤ ਧਰਤਿ ਸੁ ਜਰਤ ਇਵ, 
ਮਨ ਹਰਤਿ ਕਰਤਿ ਕਲੋਲ ਹੈੱ”। 


ਰਥ ਸਾਰਥਿਨਿ ਸਜ ਕਢੇ ਬਾਹਰ, 
ਬਰਨ ਬਰਨ ਸੁ ਪਾਤ ਕੈ'। 
ਕਲਧੌਤ ਕਲਸ ਲਸਾਤ ਕੁਲਿਸਨਿ 
ਜਟੇ ਭਾਂਤਿ ਬਿਭਾਂਤਿ ਕੈ' ॥ ੭੭॥ 
ਬਜਤਿ ਸੁਨਿ ਜਿਨਿ ਘਨ ਲਜੇ'। 


ਅਸੂ ਸਾਵ ਕਰਨ ਸੁ ਬਰਨ ਬਰਨਨਿ, 
ਸੂਰਨ ਭੂਸ਼ਤਿ ਸਬਿ ਸਜੇ'। 


ਜਿਨਿ ਬੇਗ ਬਲ ਜਲ ਪਗ ਨ ਲਗ, 
ਥਲ ਗਿਰਨਿ ਫਿਰਨ ਅਸਾਨ ਹੈ'। 
ਅਸ ਪਾਂਤਿ ਰਥ ਸ਼ਰਮਾਂਤ ਇੰਦ 
ਦਨਿੰਦ ਰਥਨ ਸ ਜਾਨ ਹੈ' ॥ ੭੮॥ 
ਗਜ ਮੱਤ ਸਾਜੇ ਸਯਾਮ ਗਿਰ ਸੇ, 
ਹੇਮ ਹੌਦ ਅੰਬਾਰੀਆਂ'। 

ਬਡ ਰਤਨ ਜਟਤਿ ਭ੍ਰਾਜ ਹੀਂ, 


ਪਿਖਿ ਲਾਜ ਹੀਂ ਘਟ ਕਾਰੀਆਂ'। 


ਜਨੁ ਨੀਲ ਗਿਰ ਪੈ ਰਵਿ ਬਿਰੇ, 
ਘਨ ਘਨਨਿ ਪੈ ਪੁੰਜ ਬੀਜਰੀ'। 


ਚੱਲੇ। 


ਧਰਤੀ 'ਤੇ ਪੈਰਰੱਖ ਕੇ ਚੰਗੀ ਤਰ੍ਹਾਂ ਇਉਂ ਜੜਦੇ ਤੇ ਕਲੋਲਾਂ 
ਕਰਦੇ ਹੋਏ ਮਨ ਨੂੰ ਚੁਰਾਉਂਦੇ ਹਨ। 


'ਰਥਵਾਹੀਆਂ ਨੇਰੰਗਾਂਰੰਗਾਂ ਦੇਰੱਥ ਸਜਾ ਕੇ ਬਾਹਰ ਕੱਢ ਕੇ 
ਚੰਗੀ ਤਰ੍ਹਾਂ ਕਤਾਰਾਂ ਲਾ ਦਿੱਤੀਆਂ। 


'ਸੋਨੇ ਦੇ ਕਲਸ ਚਮਕਦੇ ਹਨ ਜਿਨ੍ਹਾਂ ਵਿੱਚ ਤਰ੍ਹਾਂ ਤਰ੍ਹਾਂ ਦੇ 
ਹੀਰੇਰਤਨ ਜੜੇ ਹੋਏ ਹਨ ( ਕਲਿਸ਼-ਹੀਰਾ, ਰਤਨ। ) 


ਛੋਟੀਆਂ ਸੁੰਦਰ ਟੱਲੀਆਂ ਤੇ ਵੱਡੇ ਟੱਲ ਜ਼ੋਰ ਨਾਲ ਵੱਜਦੇ ਹਨ 
ਜਿਨ੍ਹਾਂ ਨੂੰ ਸੁਣ ਕੇ ਬੱਦਲ ਸ਼ਰਮਿੰਦੇ ਹੁੰਦੇ ਹਨ (ਜਬਰ ਜੰਗ-ਵੱਡੇ 
ਟੱਲ)। 


ਘੋੜੇ ਕਾਲੇ ਕੰਨਾਂ ਵਾਲੇਰੰਗਾਂਰੰਗਾਂ ਦੇ ਹਨ। ਉਹ ਸਾਰੇ ਸੋਨੇ ਦੇ 
ਗਹਿਣਿਆਂ ਨਾਲ ਸਜੇ ਹੋਏ ਹਨ। 


'ਜਿਨ੍ਹਾਂ ਦੇ ਜ਼ੋਰ ਦੀ ਚਾਲ ਸਮੇਂ ਪਾਣੀ ਨੂੰ ਵੀ ਪੈਰ ਨਹੀਂ ਲੱਗਦੇ 
ਉਨ੍ਹਾਂ ਨੂੰ ਖੁਸ਼ਕੀ ਤੇ ਪਹਾੜਾਂ 'ਤੇ ਫਿਰਨਾ ਸੌਖਾ ਹੀ ਹੈ। 


'ਰਥਾਂ ਦੀਆਂ ਐਸੀਆਂ ਕਤਾਰਾਂ ਹਨ (ਜਿਨ੍ਹਾਂ ਨੂੰ ਦੇਖ ਕੇ) ਚੰਦ 
ਤੇ ਸੂਰਜ ਦੇ ਰਥ (ਜਾਨ ਸਵਾਰੀਆਂ ਭਾਵ) ਘੋੜਿਆਂ ਸਮੇਤ 
ਸ਼ਰਮਿੰਦਾ ਹੁੰਦੇ ਹਨ। 


'ਕਾਲੇ ਪਹਾੜਾਂ ਵਰਗੇ ਮਸਤ ਹਾਥੀ ਸੋਨੇ ਦੇ ਹੌਦੇ ਤੇ ਅੰਬਾਰੀਆਂ 
ਨਾਲ ਸਜਾਏ ਹੋਏ ਹਨ। 


ਵੱਡੇ 7 ਨਾਲ 1 ਹੋਈ 1 (ਹੌਦੇ ਤੇ 91 ] ੪ 
ਸਹਿਤ) ਹਾਥੀ ਸੋਭ ਰਹੇ ਹਨ (ਜਿਨ੍ਹਾਂ ਨੂੰ) ਦੇਖ ਕੇ ਕਾਲੀਆਂ 
ਘਟਾਂ ਸ਼ਰਮਿੰਦਾ ਹੋ ਰਹੀਆਂ ਹਨ। 


'ਜਾਣੋ (ਹੌਦੇ ਤੇ ਅੰਬਾਰੀਆਂ) ਨੀਲੇ ਪਹਾੜਾਂ ਤੇ ਸੂਰਜ ਬੈਠੇ ਹਨ 


ਜਾਂ ਬਹੁਤੇ ਬੱਦਲਾਂ ਤੇ ਬਹੁਤੀਆਂ ਬਿਜਲੀਆਂ (ਬੈਠੀਆਂ ਹੋਈਆਂ 
ਹਨ)। 





1044 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਝਮਕੰਤ ਝਾਲਰ ਝੂਲ ਝੂਲਤਿ, 
ਜਰੀ ਨਗ ਗਨ ਬੀਜਰੀ' ॥ ੭੯॥ 


ਕੜਕ ਤੜਤਾ ਲਾਜ ਹੈ”। 


ਅਲਿ ਪੁੰਜ ਗੁੰਜਤ ਬਰਖ ਮਦ, 
ਗਜ ਘਨੇ ਘਨ ਸੇ ਗਾਜ ਹੈਂ”। 


ਤਿਮ ਸੁਭਗ ਸਿਵਕਾ ਕਾਮ ਧਾਂਮ, 
ਸੁਖਾਸਨੰ ਸੁਠ ਪਾਲਕੀ'। 


ਪੁਖਰਾਜ' ਪੰਨੇ? ਟਾਂਕ” ਸਬਜੇ'' 


ਹੀਰ' ਨੀਲਮ? ਲਾਲ ਕੀ ॥੮੦॥ 
ਨਗ' ਰਤਨ? ਮਾਣਕ” ਧਾਮਰਾ'' 
ਫੀਰੋਜ' ਮੁਕਤ? ਹਕੀਕ” ਸੈਂ। 

ਬਹੁ ਭਾਂਤਿ ਚੂਨੀ' ਮਨੀ? ਮਰਕਤ” 
ਪਦਮ ਰਾਗ' ਅਲੀਕ ਸੈਂ। 

ਸਬ ਜਬਰ ਜ੍ਰਾਹਰ ਜਰੇ ਜੁੱਲਤਿ 


ਜਗਮਗੈ ਹੂੰ ਜਾਹਰੈਂ'। 


ਕਮਖਾਬ' ਮਖਮਲ” ਬਾਦਲਾ”, 


ਨਟ ਗਵਰ' ਸੁ ਪਰਦੇ ਮਾਹਰੈਂ” ॥੮੧॥ 


'ਜਰੀ ਦੀਆਂ ਝਾਲਰਾਂ ਚਮਕਦੀਆਂ ਤੇ ਝੁੱਲ ਝੂਲ ਰਹੇ ਹਨ 
(ਉਨ੍ਹਾਂ ਵਿੱਚ ਜੜੇ ਹੋਏ) ਨਗ (ਜਾਣੋ) ਬਹੁਤੀਆਂ ਬਿਜਲੀਆਂ 
ਹਨ। 


(ਹਾਥੀਆਂ ਦੇ) ਦੰਦ ਬਗਲਿਆਂ ਦੀਆਂ ਡਾਰਾਂ (ਵਾਂਗ) ਦਿੱਸਦੇ 
ਹਨ ਤੇ ਗਲਾਂ ਦੇ ਟੱਲਾਂ ਦੀਆਂ ਅਵਾਜ਼ਾਂ ਬਿਜਲੀ ਦੀ ਕੜਕ ਨੂੰ 
ਸ਼ਰਮਿੰਦਾ ਕਰਦੀਆਂ ਹਨ। 


'ਹਾਥੀ ਦੇ ਕੰਨ ਦੇ ਛੇਕ ਕੋਲ (ਬਰਖ) ਚੋਂਦੇ ਮਦ ਉਤੇ ਭੌਰੇ 
ਗੂੰਜਦੇ ਹਨ ਅਤੇ ਬਹੁਤੇ ਹਾਥੀ ਬੱਦਲਾਂ ਵਾਂਗ ਗੱਜਦੇ ਹਨ। 


ਤਿਵੇਂ ਸੁੰਦਰ ਡੋਲੇ, ਕਾਮ ਧਾਮ (ਕੁਰਸੀ ਦੀ ਸ਼ਕਲ ਦੀ 
ਪਾਲਕੀ), ਸੁਖ ਨਾਲ ਬੈਠਣ ਵਾਲੀਆਂ ਸੁੰਦਰ ਪਾਲਕੀਆਂ। 
'ਇਕਰਤਨ ਜੋ ਨੌਰਤਨਾਂ 'ਚ ਗਿਣਿਆ ਜਾਂਦਾ ਹੈ। “ਫ਼ੀਰੋਜ਼ੇ ਦੀ 
ਜਾਤੀ ਦਾ ਇਕਰਤਨ। “ਜੜੇ ਹੋਏ ਹਨ। ''ਹਰੇ ਰੰਗ ਦਾ 
ਰਤਨ। 

'ਹੀਰਾ। ਨੀਲੇ ਰੰਗ ਦੀ ਮਣੀ ਜਿਸ ਦੀ ਨੌ ਰਤਨਾਂ 'ਚ ਗਿਣਤੀ 
ਹੈ। ਮਾਣਕ- ਲਾਲ ਰੰਗ ਦਾ ਰਤਨ। 

'ਨਗੀਨੇ। “ਕੀਮਤੀ ਪੱਥਰ। “ਲਾਲਰੰਗ ਦਾ ਰਤਨ। ''ਇਕ 
ਪੁਕਾਰ ਦਾ ਰਤਨ। 

'ਹਰੀ ਝਲਕ ਸਹਿਤ ਇਕ ਨੀਲੇਰੰਗ ਦਾ ਰਤਨ। “ਮੋਤੀ। 
3ਇਕ ਤਰ੍ਹਾਂ ਦਾ ਮੋਤੀ। 

'ਮਾਣਕ ਦੀਆਂ ਕਣੀਆਂ, ਲਾਲਰਤਨ ਦੇ ਟੁਕੜੇ। “ਮਣੀਆਂ। 
ਹਰੀਆਂ ਮਣੀਆਂ। 

'ਲਾਲ ਕਮਲ ਜਿਹੇਰੰਗ ਵਾਲਾਰਤਨ, ਲਾਲ, ਮਾਣਕ। “ਦਾਗ਼ 
ਤੋਂ ਬਿਨਾਂ ਹਨ। 


'ਸਾਰੇ ਜ਼ਬਰਦਸਤ ਜਵਾਹਰਾਤ (ਕੀਮਤੀ ਪੱਥਰ ਜਾਂ ਮੋਤੀ) 
ਜੜੇ ਹੋਏ ਚਮਕਦੇ ਹਨ ਜਿਸ ਨਾਲ ਪੁਗਟ ਹੀਰੌਸ਼ਨੀ ਹੋ ਰਹੀ 
ਹੈ। 

'ਇਕ ਕੀਮਤੀ ਬਸਤੁ ਜਿਸ ਦਾ ਤਾਣਾ ਰੇਸ਼ਮੀ ਤੇ ਪੇਟਾ ਜਰੀ 
ਦਾ ਹੁੰਦਾ ਹੈ। 2“ਇਕ ਬਹੁਤ ਕੋਮਲ ਰੇਸ਼ਮੀ ਬਸਤ੍ਰ। “ਚਾਂਦੀ ਸੋਨੇ 
ਦੀਆਂ ਤਾਰਾਂ ਨਾਲ ਮਿਲਾ ਕੇ ਬੁਣਿਆ ਹੋਇਆ ਰੇਸ਼ਮੀ ਬਸਤੁ। 
'ਗਵਰਨਟ- ਇਕ ਤਰ੍ਹਾਂ ਦਾ ਰੇਸ਼ਮੀ ਬਸਤ੍ਰ। “(ਉਹਨਾਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1045 


ਝੁਕ ਝਾਲਰੀ ਮੁਕਤਾ ਲਰੀ, 
ਯੁਕਤਾ ਜਰੀ ਸੁ ਮੁਕੇਸ਼ ਕੀ'। 


ਬਹੁ ਬੀਜੁਰੀ ਜਨੁ ਥੀ ਜੁਰੀ, 
ਦੁਤਿ ਹਰੀ ਕਿਰਨ ਦਿਨੇਸ਼ ਕੀ'। 
ਬਢੀਆ ਬਨਾਤ' ਦਰਯਾਈਆਂ:, 
ਕਨਵੇਜ' ਝਾੜੀ ਅਤਿ ਲਸੈਂ?। 


ਪਸ਼ਮੰਬਰੈ' ਪਾਟੰਬਰੈ? ਪਟ”, 


ਤਾਸ ਬਾਦਲ' ਅਤਲਸੈਂ” ॥੮੨॥ 


ਸੁਚ ਖੇਸ' ਲਾਚੇ? ਲੰਬੀਆਂ” 


ਬਾਨਾਰਸੀ ਬੁਖਾਰ ਕੇ'। 


ਅਲਪਾਕ' ਸ਼ਾਲ” ਦੁਸ਼ਾਲ' ਗਾਚ'', 


ਰੁਮਾਲ ਮੋਲ ਅਪਾਰ ਕੇ। 
ਸੁਲਤਾਨੀ ਬਨਾਤ' ਮੁਲਤਾਨੀ ਖੇਸ, 
ਕਹਾਰ ਬਰਦੀਵਾਰ ਹੈਂ”। 


ਸਿਰ ਪੇਚ' ਬਖਸ਼ੇ ਕੜੇ ਕੰਠੇ, 


ਸਬਿਨਿ ਕੋ ਗੁਰੁ ਚਾਰੁ' ਹੈ ॥੮੨॥ 
ਯੁਤ ਲਹਿਰ ਬਹਿਰ' ਸੁ ਪਹਿਰ ਜਾਨੀ”, 


ਪਾਲਕੀਆਂ) (ਮਾਹਰੈ) ਵਿੱਚ ਪੜਦੇ (ਲੱਗੇ ਹੋਏ ਹਨ)। 


'ਜਰੀ ਸਹਿਤ ਮੁਕੈਸ਼ ਦੀਆਂ ਝਾਲਰਾਂ ਤੇ ਮੋਤੀਆਂ ਦੀਆਂ 
ਲੜੀਆਂ ਲਟਕ ਰਹੀਆਂ ਹਨ। (ਮੁਕੈਸ਼-ਚਾਂਦੀ ਦੀਆਂ 
ਪਤਲੀਆਂ ਤੇ ਚਪਟੀਆਂ ਤਾਰਾਂ।) 


'ਜਾਣੌ ਬਹੁਤੀਆਂ ਬਿਜਲੀਆਂ ਜੁੜੀਆਂ ਸਨ ਜਿਨ੍ਹਾਂ ਨੇ ਸੂਰਜ 
ਦੀਆਂ ਕਿਰਨਾਂ ਦੀ ਚਮਕ ਨੂੰ ਚੁਰਾ ਲਿਆ ਹੈ। 

'ਚੰਗੀਆਂ ਬਨਾਤਾਂ (ਬਨਾਤ ਇਕ ਤਰ੍ਹਾਂ ਦਾ ਚੌੜੇ ਵਰ ਦਾ ਊਨੀ 
ਬਸਤ੍ਰ।) “ਇਕ ਰੇਸ਼ਮੀ ਬਸਤ੍ਰ। 

'ਕਨਾਵੇਜ਼- ਇਕ ਤਰ੍ਹਾਂ ਦਾ ਰੇਸ਼ਮੀ ਬਸਤ੍ਰ ਜੋ ਦਰਿਆਈ ਦੀ 
ਕਿਸਮ ਵਿਚੋਂ ਹੈ। “ਝਾੜ ਦੀ ਸ਼ਕਲ ਦੇ ਫਾਨੂਸਾਂ ਵਾਂਗ (ਅਤਿ) 
ਬਹੁਤ (ਲਸੈਂ) ਚਮਕਦੀਆਂ ਹਨ। 

'ਪਸ਼ਮੀਨਹ- ਪੱਸ਼ਮ ਦਾ ਬਸਤ੍ਰ, ਸਰਦ ਦੇਸ਼ ਦੀ ਭੇਡ ਆਦਿ 
ਦੀ ਕੋਮਲ ਉੱਨ ਤੋਂ ਬਣਿਆ ਕਪੜਾ। “ਰੇਸ਼ਮੀ ਬਸਤ੍ਰ। 
“ਬਸਤੁ। 

'ਇਕ ਜ਼ਰੀ ਨਾਲ ਬੁਣਿਆ ਕਪੜਾ ਜਿਸ ਦਾ ਤਾਣਾਰੇਸ਼ਮ ਦਾ 
ਅਤੇ ਬਾਣਾ (ਪੇਟਾ) ਜ਼ਰੀ ਦੀਆਂ ਤਾਰਾਂ ਦਾ ਹੁੰਦਾ ਹੈ। “ਇਕ 
ਤਰ੍ਹਾਂ ਦਾ ਚਮਕੀਲਾ ਰੇਸ਼ਮੀ ਬਸਤ੍ਰ। 

'ਰੇਸ਼ਮੀ ਖੇਸ- (ਇਕ ਮੋਟੀ ਬੁਣਤੀ ਦਾ ਬਸਤ੍ਰ ਜੋ ਉਪਰ ਲੈਣ 
ਦੇ ਕੰਮ ਆਉਂਦਾ ਹੈ।) ਔਟੀ ਬੁਣਤੀ ਦੀਆਂ ਚਾਦਰਾਂ ਜਿਨ੍ਹਾਂ ਦੇ 
ਸਿਰਿਆਂ ਉਤੇ ਲਾਲ ਸੂਤਰ ਜਾਂਰੇਸ਼ਮ ਦੇ ਪੱਲੇ ਹੁੰਦੇ ਹਨ। 
ਇਕ ਤਰ੍ਹਾਂ ਦੀਆਂ ਧਾਰੀਦਾਰ ਧੋਤੀਆਂ। (ਅ) ਰਿੱਲੇ ਜਾਂ 
ਧਾਰੀਦਾਰ ਪਗੜੀਆਂ। 

'ਬਨਾਰਸ ਤੇ ਬੁਖਾਰੇ ਸ਼ਹਿਰ ਦੀਆਂ ਬਣੀਆਂ ਹੋਈਆਂ। 

'ਇਕ ਤਰ੍ਹਾਂ ਦਾ ਰੇਸ਼ਮੀ ਬਸਤੁ, ਐਲਪਾਕਾ। “ਪਸ਼ਮੀਨੇ ਦੀ 
ਚਾਦਰ। 'ਸ਼ਾਲਾਂ ਦਾ ਜੋੜਾ। ''ਇਕ ਤਰ੍ਹਾਂ ਦਾ ਸੂਤੀ ਕਪੜਾ। 


'ਬਾਦਸ਼ਾਹੀ ਬਨਾਤ। 

(ਡੋਲੀ ਤੇ ਪਾਲਕੀਆਂ ਚੁੱਕਣ ਵਾਲੇ) ਕਹਾਰ ਵਰਦੀ ਵਾਲੇ 
ਹਨ। 

'ਸਿਰ ਉੱਤੇ ਪਹਿਨਣ ਦਾ ਇਕ ਗਹਿਣਾ ਜਿਹੜਾ ਪਗੜੀ ਉੱਤੇ 
ਜਿਗਾ ਵਾਂਗ ਸਜਾਇਆ ਜਾਂਦਾ ਹੈ। 

'ਸੁੰਦਰ। 

ਮੌਜ ਮੇਲੇ ਸਹਿਤ। “ਜਾਂਵੀ। 





1046 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹਿਰ ਪੁਰਿ ਸਥਿ ਆ ਖਲੇ। 

ਜਬ ਜੋਗ ਜਾਨਨ ਧੈ' ਚਢਾਏ, 

ਹੁਕਮ ਦੈ ਨਵ ਗੁਰੁ ਭਲੇ। 

ਸੁ ਮੱਲ, ਆਦਿਕ ਬ੍ਰਿੱਧ ਜੇ। 

ਸਬਿ ਚਢੇ ਸਿਵਕਾ' ਮੁਦ ਮਢੇ? 
ਸਿਧ ਬਡੇ ਸ਼ਕਤਿ ਸਮਿਰਿੱਧ ਜੇ ॥੮੪॥ 
ਸੁਭ ਸਗਨ ਲਗਨ ਹੋ ਮਗਨ ਆਗੇ, 
ਸਫਲ ਹੋਵਨ ਆਵਹੀਂ। 

ਪਿਖਿ ਲੋਗ ਸਯਾਨੇ ਮੋਦ ਮਾਨੇ, 

ਗੁਰੁ ਅਸੀਸ ਅਲਾਵਹੀਂ। 

ਕ੍ਰਿਪਾਲ ਸਸਿ, ਗੁਰਬਖਸ਼ ਆਦਿ 
ਮਸੰਦ, ਫੀਲਨ ਪੈ' ਚਢੇ। 

ਧਰ ਗਗਨ ਗਹਿ ਗਹਿ ਬਜਤ ਬਾਜੇ', 
ਦਿਸ ਲਹੌਰੈਂ ਜਬਿ ਬਢੇ ॥ ੮੫॥ 
ਕ੍ਰਿਪਾਲ, ਸੰਗੋ, ਮਾਹਰੀ ਲੌ, 

ਜਾਤ ਅੱਸ੍ਹ' ਕੁਦਾਵਤੇ। 

ਪਿਖਿ ਏਣ ਪੰਖੀ ਪੌਨ ਮਨ ਲੌ, 

ਗੌਨ ਸਭ ਸ਼ਰਮਾਵਤੇ'। 


ਮਿਲਿ ਚਾਰ ਕੁਲ ਕੇ ਕੁੰਵਰ' ਸਿੱਖ, 
ਅਵੱਸ ਅੱਸਹ' ਨਚਾਵਤੇ। 

ਕਰਿ ਕੁੰਡਲੀ ਨਚਿ ਥੱਯਾ ਥੱਯਾ', 
ਨਟੀ ਨਟਨਿ ਲਜਾਵਤੇ ॥੮੬॥ 
ਗੁਰੁ ਨੌਮ ਕਾਮ ਸੁ ਧਾਮ' ਪੈ, 


ਬਰ ਪਾਲਕੀ ਪਰ ਦੂਲਹੋ। 
ਸੁਰ ਏਸ ਰੂਪ ਰਮੇਸ ਸੋਂ, 
ਹਰਿ ਗਯਾਨ ਧਯਾਨ ਨ ਭੂਲਹੋ'। 


'ਪਾਲਕੀਆਂ 'ਚ। “ਅਨੰਦ 'ਚ ਮੜ੍ਹੇ ਹੋਏ। 
'ਜਿਹੜੇ ਸ਼ਕਤੀ ਰੂਪ ਸਮੱਗ੍ਹੀ ਵਾਲੇ ਸਿੱਧ ਸਨ। 


'ਹਾਥੀਆਂ ਤੇ। 
'ਧਰਤੀ ਤੇ ਅਕਾਸ਼ ਵਿੱਚ ਬੜੇ ਜ਼ੋਰ ਦੇ ਵਾਜੇ ਵੱਜਦੇ ਹਨ। 


'ਘੌੜੇ। 


(ਘੋੜਿਆਂ ਦੀ ਤੇਜ਼) ਚਾਲ ਵੇਖ ਕੇ ਹਰਣ, ਪੰਛੀ, ਪਉਣ ਤੇ 
ਮਨ ਤੱਕ ਸਾਰੇ ਸ਼ਰਮਿੰਦਾ ਹੁੰਦੇ ਹਨ। 

'ਚੌਂਹ ਕੁਲਾਂ (ਬੇਦੀ, ਤੇਹਣ, ਭੁੱਲੇ ਤੇ ਸੋਢੀਆਂ) ਦੇ 
ਸਾਹਿਬਜ਼ਾਦੇ। 

ਬੇਵੱਸ ਘੋੜੇ। 

'ਖ਼ੁਰਾਂ ਦੀਆਂ ਕੁੰਡਲੀਆਂ ਬਣਾ ਕੇ ਥੱਈਆ ਥੱਈਆ ਚਾਲ ਨਾਲ 
ਨੱਚਦੇ ਹਨ। 

'ਕਾਮ ਧਾਮ=ਕੁਰਸੀ ਦੀ ਸ਼ਕਲ ਦੀ ਪਾਲਕੀ ਜਿਸ ਨੂੰ ਕਹਾਰ 
ਮੋਢਿਆਂ ਤੇ ਚੁਕੱਦੇ ਹਨ। 


ਇੰਦੂ ਤੇ ਵਿਸ਼ਨੂੰ ਵਰਗਾ ਉਹ (ਗੁਰਾਂ ਦਾ) ਸਰੂਪ ਗਿਆਨ 
ਸਿੰਘ (ਕਹਿੰਦਾ ਹੈ ਕਿ ਮੈਨੂੰ) ਧਿਆਨ ਚੋਂ ਨ ਭੁੱਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1047 


ਨਭ ਨਾਕ ਨਟਨੀ ਨਾਚਤੀ, 
ਧੁਨਿ ਬੇਦ ਸੁਰਿ ਮੁਨਿ ਗਾਵਤੇ'। 


ਬਜ ਰਹੇ ਬਾਜੇ ਨਭ ਧਰਾ, 

ਜਨੁ ਮੇਘ ਮੰਗਲ ਗਾਵਤੇ ॥੮੭॥ 
ਸਮ ਬੀਜ ਝੰਡਿਨਿ ਪਟ ਲਸੈਂ, 
ਜਨੁ ਗੁਰੁਨਿ ਸੁਜਸ ਲਸਾਵਤੇ '। 


ਕਿਤ ਗਾਤ ਮੰਗਲ ਮੁਖੀ-ਮੰਗਲ', 
ਕਿਤ ਰਬਾਬੀ ਭਾਵਤੇ'। 

ਬਹੁ ਭੱਟ ਰੱਟ ਸੁਜਸ ਰਹੇ', 
ਨਾਕੀਬ ਅੱਟ ਅਲਾਵਤੇ'। 

ਕਿਤ ਨਕਲੀਏ ਬਹੁ ਸ਼ਕਲੀਏ ਰਚਿ, 
ਬਕਲੀਏ ਮਨ ਭਾਵਤੇ' ॥੮੮॥ 


ਗੁਰੁ ਚਲੇ ਕੌਤਕ ਭਲੇ ਪੇਖਤਿ, 


ਬਿੱਤ ਬਹੁ ਬਰਸਾਵਤੇ। 

ਇਸ ਤੌਰ ਨਿਕਟ ਲਾਹੌਰ ਗੇ, 

ਭੇ ਗੋਰ ਸਮਧੀ' ਆਵਤੇ। 

ਮਨ ਮਗਨ ਲਾਗੀ ਲਗਨ, ਨੰਗੇ 
ਪਗਨ ਆਗੇ ਆ ਮਿਲੇ। 

ਜੁਗ ਉਦਧਿ ਆਨੰਦ ਕੇ ਭਿਲੇ' ॥੮੯॥ 
ਸਜ ਵਜ ਬਰਾਤ ਮਹਾਤ ਗੌਰੀ', 
ਪਿਖਿ ਲਹੌਰੀ ਮੁਦ ਭਏ। 

ਕੁਲ ਰੀਤਿ ਕੀਨ ਪੁਨੀਤ', ਦੀਨ 
ਬਿਨੀਤ ਹੂੈ' ਗੁਰੁ ਪਗ ਪਏ। 

ਗੁਰ ਨੌਮ ਹਰਜਸ ਉਭੈ ਸਮਧੀ', 
ਜਨਕ ਦਸਰਥ ਜਾਨੀਏ। 

ਗੁਰੁ ਦਸਮ ਰਾਮ ਸੁ ਖਸਮ ਜਗ', 
ਸੀਯ' ਜੀਤੋ ਜੀ ਪੁਮਾਨੀਏ ॥੯੦॥ 


ਦੇਵਤੇ ਤੇ ਮੁਨੀ ਵੇਦਾਂ ਦੀਆਂ ਧੁਨੀਆਂ ਗਾਉਂਦੇ ਹਨ। 


'ਬਿਜਲੀ ਵਾਂਗ ਝੰਡੀਆਂ ਤੇ ਬਸਤ੍ਰ ਚਮਕਦੇ ਹਨ ਜਾਣੋਂ ਗੁਰਾਂ ਦਾ 
ਚੰਗਾ ਜਸ ਚਮਕਾਉਂਦੇ ਹਨ। 

'ਮੰਗਲ ਦੇ ਮੁਖੀ ਭਾਵ ਗਣੇਸ਼। 
'ਕਿਤੇਰਬਾਬੀ (ਗਾਉਂਦੇ) ਚੰਗੇ ਲੱਗਦੇ ਹਨ। 

'ਚੰਗਾ ਜਸ ਉਚਾਰ ਰਹੇ ਹਨ। 

'ਅੱਗੇ ਬੋਲਣ ਵਾਲੇ ਬਹੁਤਾ ਬੋਲਦੇ ਹਨ। 


'ਕਿਤੇ ਨਕਲੀਏ ਬਹੁਤੀਆਂ ਸ਼ਕਲਾਂ ਬਣਾ ਕੇ ਮਨ ਭਾਉਂਦਾ 
(ਬਕਲੀਏ) ਬੋਲਦੇ ਹਨ। 


'ਜਾਣੋ ਸਾਗਰ ਤੇਰਤਨਾਕਰ ਦੋ ਅਨੰਦ ਦੇ ਸਮੁੰਦਰ ਮਿਲ ਪਏ। 
ਬਹੁਤ ਵੱਡੀ। 


'ਪਵਿੱਤ੍ਰ। 
'ਅਧੀਨ ਤੇ ਨਿੰਮੁਤਾ ਸਹਿਤ ਹੋ ਕੇ। 
'ਕੁੜਮ। 


'ਜਗਤ ਦੇ ਮਾਲਕਰਾਮ ਸਰੂਪ ਦਸਮ ਗੁਰੂ। 
'ਸੀਤਾ। 





1048 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਨੌਮ ਬਾਦ' ਬਜਾਇ, 

ਕੀਨ ਢੁਕਾਇ, ਧਨ ਬਰਸਾਇ ਕੈ। 
ਧਰ ਸੇਤ ਲਾਲ ਬਿਸਾਲ ਕੀਨੀ, 
ਮੇਂਹ ਜਿਉ ਝਰਿ ਲਾਇ ਕੈ'। 


ਮਨਿ ਸ਼ੰਕ ਕੋਸ਼ ਕੁਬੇਰ ਢਾਂਪੇ, 
ਮੇਰੁ ਸੁਰਨ ਦਬਾਇਓ'। 


ਮੁਰਝਾਯੋ ਮਨ ਮੇਘ, ਮਾਯਾ 
ਹੁੰਡਿ ਜਿਨ ਬਰਸਾਇਓ' ॥੯੧॥ 


ਜੋ ਲੋਗ ਲਾਖੋਂ ਅਏ ਥੇ, 

ਧਨ ਤਿਨੋਂ ਤੈ ਭੀ ਨੈ ਉਠੇ'। 

ਦੁਖ ਦੁਸਹ ਦਾਰਦ ਦਰੇ ਦੀਨਨਿ, 
ਦਯਾ ਨਿਧਿ ਗੁਰੁ ਜੌ ਤੁਠੇ'। 


ਕੁਛ ਕਾਹਿ ਨਾਹਿ ਨ ਚਾਹਿ ਛੋਰੀ, 
ਲੂਟਨੇ ਬਿਤ ਔਰ ਪੈ'। 


ਅਤਿ ਭਾ ਕੁਲਾਹਲ ਨਭ ਧਰਾ, 

ਵਰ ਗਯੋ ਸਸੁਰੀ ਪੌਰ ਪੈ' ॥੯੨॥ 
ਸਸ ਲੈ ਸਹੇਲੀ ਬਹੁ ਨਵੇਲੀ, 

ਪ੍ਰੇਮਿ ਪੇਲੀ ਦ੍ਰਾਰ ਪੈ'। 

ਸੁਚ ਆਰਤੀ ਉਤਾਰਤੀ, 

ਮੁਦ ਧਾਰਤੀ ਭਈ ਸਾਰ ਪੈ'। 

ਪਿਕ ਮੋਰ ਬੈਨੀ ਕੰਜ ਨੈਨੀ, 

ਸਸਿ ਮੁਖੀ ਗਜ ਗਾਮਨੀ'। 


'ਮੀਂਹ ਵਾਂਗ ਝੜੀ ਲਾ ਕੇ (ਭਾਵ ਬਰਾਤੀਆਂ ਨੇ ਧਨ ਦੀ ਸੁੱਟ 
ਕਰ ਕੇ ਤਾਂਬੇ ਦੇ ਪੈਸਿਆਂ ਨਾਲ) ਧਰਤੀ ਬਹੁਤੀ ਲਾਲ ਤੇ 
(ਚਾਂਦੀ ਦੇਰੁਪੱਈਆਂ ਨਾਲ) ਚਿੱਟੀ ਕਰ ਦਿੱਤੀ। 


'ਮਨ 'ਚ ਡਰ ਕੇ ਕੁਬੇਰ ਨੇ ਖ਼ਜ਼ਾਨੇ ਢਕ ਲਏ ਤੇ ਦੇਵਤਿਆਂ ਨੇ 
ਸੁਮੇਰ ਪਰਬਤ ਲੂਕੋ ਲਿਆ। 


'ਜਿਨ੍ਹਾਂ ਸਤਿਗੁਰਾਂ ਨੇ ਮਾਇਆ ਦੀਆਂ ਹੁੰਡੀਆਂ ਦੀ ਬਰਖਾ 
ਕੀਤੀ (ਉਨ੍ਹਾਂ ਨੂੰ) ਵੇਖ ਕੇ ਬੱਦਲ ਦਾ ਵੀ ਮਨ ਮੁਰਝਾ ਗਿਆ। 


'ਚੁੱਕਿਆ ਨ ਗਿਆ। 


'ਜਦੋਂ ਦਇਆ ਦੇ ਸਮੁੰਦਰ ਗੁਰੂ ਜੀ ਪ੍ਰਸੰਨ ਹੋਏ ਤਾਂ ਗ਼ਰੀਬਾਂ ਦੇ 
ਔਖੇ ਸਹਾਰੇ ਜਾਣ ਵਾਲੇ ਗ਼ਰੀਬੀ ਦੇ ਦੁੱਖ ਦਲ ਦਿੱਤੇ। 


ਹੋਰ ਕਿਸੇ ਪਾਸੋਂ ਧਨ ਲੁੱਟਣ ਦੀ ਕਿਸੇ ਨੂੰ ਵੀ ਕੁਝ ਇੱਛਾ 
ਨਹੀਂ ਛੱਡੀ। 


'ਧਰਤੀ ਤੇ ਅਕਾਸ਼ ਵਿੱਚ ਉਤਸ਼ਵ ਦਾ ਬਹੁਤ ਡੰਡਰੌਲਾ 
ਹੋਇਆ (ਜਦੋਂ) ਲਾੜਾ ਸੌਹਰਿਆਂ ਦੇ ਦਰਵਾਜ਼ੇ ਤੇ ਪਹੁੰਚ 
ਗਿਆ। 


(ਨਵੇਲੀ) ਜਵਾਨ ਇਸਤ੍ਰੀਆਂ ਨੂੰ ਪ੍ਰੇਮ ਨਾਲ ਪ੍ਰੇਰ ਕੇ ਦਰਵਾਜ਼ੇ 
ਤੇ ਲੈ ਆਈ। 


'ਖ਼ਬਰ ਹੁੰਦਿਆਂ ਸਾਰ ਅਨੰਦ ਧਾਰ ਕੇ ਪਵਿੱਤ੍ ਆਰਤੀ 
ਉਤਾਰਨ ਲੱਗੀ। 


'ਕੋਇਲ ਤੇ ਮੋਰ (ਵਰਗੇ ਮਿੱਠੇ) ਬਚਨ ਬੋਲਣ ਵਾਲੀਆਂ, 


ਕੰਵਲ (ਵਰਗੇ ਸੁੰਦਰ) ਨੇਤ੍ਰਾਂ ਵਾਲੀਆਂ, ਚੰਦੂਮਾ (ਵਰਗੇ 
ਉੱਜਲ) ਮੁੱਖ ਵਾਲੀਆਂ ਤੇ ਹਾਥੀਆਂ (ਵਾਂਗ ਮਸਤ ਚਾਲ) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1049 


ਧਰਿ ਭਾਇ' ਚਾਇ ਸੁ ਗਾਇ 


ਮੰਗਲ, ਦਾਇ ਮੰਗਲ ਭਾਮਨੀ' ॥ ੯੩॥ 


ਗੁਰੁ ਨੇਤ ਸੇਤ ਮਰਯਾਦ ਪਾਲਕ', 


ਸਾਸ ਕੋ ਸਿਰ ਨਾਇਓ। 

ਨਿਜ ਛਬਿ' ਅਮੋਲ ਕਲੋਲ? ਤੈ, 
ਅਤੋਲ ਮੋਦ' ਬਢਾਇਓ। 

ਪੁਨ ਅੰਦਰ ਮੰਦਰ ਸੁੰਦਰੀ, 

ਲੈ ਗਈ ਸੁੰਦਰ ਰੂਪ ਕੋ। 


ਪਰਵਾਰਿਓ ਸਸਿ ਭੂਪ ਕੋ' ॥੯੪॥ 


ਗੁਰ ਨੂਰ ਦੂਰ ਗਰੂਰ ਕਰਿ ਹੈ, 
ਸੂਰ ਚੰਦ ਜ਼ਹੂਰ ਕੋ'। 


ਬਿਧਿ ਤੇਜ ਕਾਂਤ ਸੁੰਦਰਜਤਾ 
ਬਲ ਕਾਮ ਸਿੱਧਨਿ ਸ਼ਹੂਰ ਕੋ'। 


ਕਰਿ ਮਥਨ ਸਾਰ ਨਿਕਾਰ ਰਚਜਯੋ, 
ਤਨ ਮਨੋ ਦਸਮੇਸ ਕੌ'। 


ਸਬਿ ਕੌਨ ਉਪਮਾ ਕਹਿ ਸਕੈ, 
ਗੁਨ ਰੂਪ ਤੇਜ ਗੁਰੇਸ ਕੌ' ॥ ੯੫॥ 
ਵਹਿ ਜੱਦਪਿ ਥੀ ਤੀਯ ਸੁੰਦਰੀ, 
ਸਬ ਉਰਬਸੀ ਰਤਿ ਸਚੀ ਸੀ'। 


ਨਵ ਜੋਬਨਾ ਗੁਨ ਰੂਪ ਰਾਸਿ', 
ਬਿਲਾਸ ਹਾਸਨਿ ਰਚੀ ਸੀ'। 
ਫੁਲ ਛਰੀ ਕੁੰਦਨ ਸਰੀ ਸੀ, 
ਰਸ ਭਰੀ ਆਨੰਦ ਲਰੀ ਸੀ'। 


ਚੱਲਣ ਵਾਲੀਆਂ (ਇਸਤ੍ਰੀਆਂ)। 

ਪਰੇਮ ਧਾਰ ਕੇ। 

'ਖ਼ੁਸ਼ੀ ਦੇਣ ਵਾਲੀਆਂ ਇਸਤ੍ਰੀਆਂ। 

'ਉੱਜਲ ਨੀਤੀ ਤੇ ਮਰਯਾਦਾ ਦੀ ਪਾਲਣਾ ਕਰਨ ਵਾਲੇ (ਸੀ 
ਕਲਗੀਧਰ ਜੀ ਨੇ)। 


'ਸ਼ੋਭਾ। “ਕ੍ਰੀੜਾ, ਖੇਡ। 
'ਬਹੁਤਾ ਅਨੰਦ। 


'ਜਾਣੌ ਤਾਰਿਆਂ ਦੀਆਂ ਇਸਤ੍ਰੀਆਂ ਨੇ ਗੁਰੂ ਰੂਪ ਚੰਦਰਾਜੇ ਨੂੰ 
ਘੇਰਾ ਪਾਇਆ ਹੈ। 


'ਗੁਰਾਂ ਦਾ ਪ੍ਰਕਾਸ਼ ਸੂਰਜ ਤੇ ਚੰਦ ਦੇ ਪ੍ਰਕਾਸ਼ ਦੇ ਹੰਕਾਰ ਨੂੰ ਦੂਰ 
ਕਰਦਾ ਹੈ। 


'ਬੁਹਮਾ ਨੇ ਤੇਜ, ਚਮਕ, ਸੁੰਦਰਤਾ, ਬਲ, ਕਾਮ, ਸਿੱਧੀਆਂ ਤੇ 


'ਰਿੜਕ ਕੇ- ਤੱਤ ਕੱਢ ਕੇ ਜਾਣੋਂ ਸ੍ਰੀ ਦਸਮੇਸ਼ ਜੀ ਦਾ 
ਸ਼ਰੀਰਰਚਿਆ ਹੈ। 


'ਈਸ਼ਰ ਰੂਪ ਗੁਰਾਂ ਦਾ। 


ਭਾਵੇਂ ਉਹ (ਮਾਤ-ਲੋਕ ਦੀਆਂ) ਇਸਤ੍ਰੀਆਂ ਸਨ, ਪਰ ਉਹ 
ਉਰਬਸੀ (ਸੁਰਗ ਦੀ ਅਪੱਛਰਾ) ਰਤੀ (ਕਾਮ ਦੀ ਇਸਤ੍ਰੀ) 
ਸਚੀ (ਇੰਦੂ ਦੀ ਇਸਤ੍ਰੀ) ਵਰਗੀਆਂ ਸੁੰਦਰ ਸਨ। 

'ਹੱਦ ਸਨ। 

'ਰੁੱਝੀਆਂ ਹੋਈਆਂ ਸਨ। 


'ਫ਼ੁੱਲ ਦੀ ਛਟੀ ਤੇ ਸੋਨੇ ਦੀ ਸੀਖ ਵਰਗੀਆਂ (ਕੋਮਲ 
ਪਤਲੀਆਂ ਤੇ ਕੀਮਤੀ) ਸਨ, ਰਸ ਨਾਲ ਭਰੀਆਂ ਅਨੰਦ 





1050 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਦ ਕਰੀ ਸੀਸੀ ਸੀ ਖਰੀ, 
ਹਦ ਜਰੀ ਜ਼ੇਵਰ ਪਰੀ ਸੀ' ॥੯੬॥ 


ਪਰ ਦੂਲਹੋ ਛਬਿ' ਅੱਗੂ ਸਬਿ ਭਈ, 
ਉਦੇ ਦਿਵਸ ਚਰਾਕ ਸੀ'। 

ਸੁਠ ਮੰਜ ਮੰਗਲ ਮੈ ਮਨੋਹਰ, 
ਗਾਵਤੀ ਤਿਯ ਨਾਕ ਸੀ'। 


ਬਡ ਸਾਸ ਮਈਆ ਉਮਾ ਜਹੀਆ, 
ਲਹਿ ਬਲਈਆ ਸਾਰੀਆ'। 


ਕਰਿ ਬਿੱਤ' ਬਹੁਤ ਨਿਛਾਵਰੈਂ? 

ਪੁਨ ਅਪਨ ਪੌ' ਦਿਯ ਵਾਰੀਆ ॥ ੯੭॥ 
ਮਤ ਡੀਨ' ਲਾਗੈ ਸੰਕ? ਸਾਸੂ, 
ਲੋਨ ਰਾਈ ਵਾਰਤੀ। 

ਪੁਨ ਮਾਪਤੀ ਆਮਾਪ ਕੋ, 
ਬਨਿ ਬਡੀ ਸਾਰੀ ਭਾਰਤੀ'। 


ਛਬਿ ਛਕੀ ਛੈਲ ਛਬੀਲੀਆਂ, 
ਸੁ ਕੁਮਾਰੀਆਂ ਮਿਲਿ ਸਾਰੀਆਂ'। 


ਬਹੁ ਕਰਿ ਮਜਾਖੈਂ ਮਾਰ ਆਖੈਂ, 
ਗਾਰ ਭਾਖੇਂ ਸਾਰੀਆਂ' ॥੯੮॥ 


ਛੰਦ ਕਹਾਵਤੀ ਹੁਲਸਾਵਤੀ'। 


ਮੁਸਕਾਵਤੀ ਹਾਸਾਵਤੀ, 
ਕਰਵਾਵਤੀ ਮਨ ਭਾਵਤੀ'। 


ਕਰਿ ਨੈਨ ਬੈਨ ਚਲਾਕ ਚੁਸਤੀ, 


ਦੀਆਂ ਲੜੀਆਂ ਸਨ। 


'ਹਾਥੀ ਵਾਂਗ ਮਸਤ, ਸ਼ੀਸ਼ੀਆਂ ਵਾਂਗ (ਚਮਕਦੀਆਂ) (ਖਰੀ) 
ਖੜੀਆਂ ਸਨ (ਹੱਦ) ਬਹੁਤੇ ਸੋਨੇ ਦੇ ਗਹਿਣਿਆਂ ਨਾਲ ਪਰੀਆਂ 
(ਬਣੀਆਂ ਹੋਈਆਂ) ਸਨ। 

'ਲਾੜੇ ਦੀ ਸੋਭਾ। 

'ਦਿਨ ਚੜ੍ਹਾ ਦੇ ਦੀਵੇ ਵਾਂਗ (ਫਿੱਕੀਆਂ ਪੈ ਗਈਆਂ)। 


ਸੁੰਦਰ, ਉੱਜਲ ਤੇ ਮੰਗਲ ਰੂਪ (ਗੀਤ) ਸੁਰਗ ਦੀਆਂ 
ਇਸਤ੍ਰੀਆਂ ਵਰਗੀਆਂ (ਇਹ) ਸੁੰਦਰੀਆਂ ਗਾਉਂਦੀਆਂ ਹਨ। 


'ਪਾਰਬਤੀ ਵਰਗੀ ਵੱਡੀ ਸੱਸ ਮਾਤਾ (ਦਾਦੀ ਸੱਸ) ਨੇ 
(ਦਸਮੇਸ਼ ਜੀ ਦੀਆਂ) ਸਾਰੀਆਂ ਬਲਾਵਾਂ (ਆਫ਼ਤਾਂ) ਲਈਆਂ। 
'ਧਨ। “ਵਾਰਨਾ। 
।ਆਪਣਾ ਆਪ। 
'ਨਜ਼ਰ। “ਡਰ ਕੇ। 


'ਸਰਸੁਤੀ (ਦੇਵੀ) ਵੱਡੀ ਸਾਲੀ ਬਣ ਕੇ ਮਿਣਤੀਰਹਿਤ 
(ਕਲਗੀਧਰ ਜੀ ਨੂੰ) ਮਿਣਦੀ ਹੈ। 

ਸੁੰਦਰ ਨੌਜਵਾਨ ਸ਼ੋਭਾ 'ਚ ਫੱਬੀਆਂ ਸਾਰੀਆਂ ਕੁਆਰੀਆਂ 
(ਲੜਕੀਆਂ) ਇਕੱਠੀਆਂ ਹੋ ਕੇ। 

'ਸਾਲੀਆਂ ਬਹੁਤੇ ਮਖ਼ੌਲ ਕਰਦੀਆਂ ਅੱਖਾਂ ਮਾਰਦੀਆਂ ਤੇ ਗਾਲ੍ਹਾਂ 
ਕੱਢਦੀਆਂ ਹਨ। 


'ਛਲ ਨਾਲ ਦਾਅ-ਪੇਚ ਬਣਾ ਕੇ ਛੰਦ ਬੁਲਵਾਉਂਦੀਆਂ ਤੇ ਖ਼ੁਸ਼ 
ਹੁੰਦੀਆਂ ਹਨ। 


'ਮੁਸਕਰਾਉਂਦੀਆਂ, ਹਸਾਉਂਦੀਆਂ ਤੇ ਮਨ ਭਾਉਂਦੀਆਂ 
(ਗੱਲਾਂ) ਕਰਵਾਉਂਦੀਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1051 


ਮੀਨ ਖੰਜਨ ਹਾਰਤੀ'। 


ਇਕ ਏਕ ਪ੍ਰਤੀ ਸੈਨ ਕਰਤੀ, 
ਸਿੱਠ ਗਾਰ” ਉਚਾਰਤੀ' ॥੯੯॥ 


ਤਬਿ ਸੀ ਦੁਲਹਨਿ, ਚਤੁਰ ਸਖੀਅਨ 
ਓਟ, ਆਇ ਨਿਹਾਰ ਕੈ'। 

ਅਤਿ ਸਕੁਚ ਸਰਸ ਸਨੇਹ ਯੁਤ', 
ਪਤਿ ਮੂਰਤੀ ਉਰਿ ਧਾਰ ਕੈ। 

ਦੁਰ ਦੌਰ ਭੌਨ ਸੁ ਕੌਨ ਮੈਂ, 

ਯੁਤ ਮੌਨ ਪੁਨ ਪੁਨ ਆਵਤੀ'। 


ਚਪਲ ਤੈ ਸ਼ਰਮਾਵਤੀ' ॥੧੦੦॥ 


ਕੁਲ ਰੀਤਿ ਹਾਸ ਬਿਲਾਸ ਖਾਸ, 
ਸਪ੍ੀਤਿ ਕੁਵਰਨਿ ਕੁਵਰ ਸੋ”। 


ਕਰਿ ਚਿਤ ਚਕੋਰੀ ਸੀ ਰਹੀ, 
ਮਤਿ ਗਤਿ ਗਹੀਰਤਿ ਭੁਵਰ ਸੋਂ”। 


ਬਹੁ ਕਾਮਨੀਨ ਜੋ ਕਰੇ ਕਾਮਨ, 
ਉਲਟਿ ਕਾਮਨ ਉਨਿ ਪਰੇ'। 


ਰਸ ਮਸੀ ਪਰਮ ਪੇਮ, ਰੰਗ 
ਉਮੰਗ, ਛਬਿ ਛੁੰਗ ਯੋਂਰਰੇ' ॥੧੦੧॥ 


ਤਨ ਕਾਮ, ਕੈ ਘਨ ਸਯਾਮ, ਕੈ 
ਨਲ ਕੂਬਰਾ ਜਾਂ ਰਾਮ ਹੈ'। 


'ਅੱਖਾਂ ਤੇ ਬਚਨਾਂ ਨਾਲ ਜ਼ੁਸਤ ਹੋ ਕੇ (ਅਜਿਹੀ) ਚਲਾਕੀ 
ਕਰਦੀਆਂ ਹਨ ਕਿ (ਜਾਣੋ) ਮੱਛੀਆਂ ਤੇ ਮਮੋਲੇ ਵੀ ਹਾਰ ਜਾਂਦੇ 
ਹਨ। 


'ਇਕੱਲੀ ਇਕੱਲੀ ਨੂੰ ਇਸ਼ਾਰਾ ਕਰਦੀਆਂ ਤੇ ਸਿੱਠਣੀਆਂ 
(ਰਾਹੀਂ) ਗਾਲ੍ਹਾਂ ਕੱਢਦੀਆਂ ਹਨ। “ਸਿੱਠਣੀਆਂ ਜਾਂ ਗਾਲ੍ਹਾਂ 
ਨਿਰੀ ਮਨਮਤ ਹੈ। ਵਿਵਾਹ ਦੀ ਖ਼ੁਸ਼ੀ ਸਮੇਂ ਗੁਰਬਾਣੀ ਦੇ ਸ਼ਬਦ 
ਗਾਉਣੇ ਹੀ ਯੋਗ ਹਨ। 


'ਤਦੋਂ ਸ੍ਰੀ ਜੀਤੋ ਜੀ ਚਤੁਰ ਸਖੀਆਂ ਦੇ ਓਲ੍ਹੇ ਆ ਕੇ ਦੇਖਦੀ ਹੈ। 
'ਬਹੁਤ ਸੰਕੋਚ ਕੇ ਤੇ ਬਹੁਤੇ ਪੇਮ ਨਾਲ। 


(ਕਦੇ) ਦੌੜ ਕੇ ਘਰ ਦੀ ਗੁੱਠ ਵਿੱਚ ਲੁਕ ਜਾਂਦੀ ਹੈ ਤੇ (ਕਦੇ) 
ਚੁਪ ਧਾਰ ਕੇ ਮੁੜ ਮੁੜ ਆਉਂਦੀ ਹੈ। 


'ਮੱਛੀ ਦੀ ਚਾਲ ਮਮੋਲੇ ਅਤੇ ਬਿਜਲੀ ਦੀ ਚੰਚਲਤਾ (ਸ੍ਰੀ ਜੀਤੋ 
ਜੀ) ਤੋਂ ਸ਼ਰਮ ਖਾਂਦੀ ਹੈ। 


ਕੁੱਲ ਦੀ ਰੀਤੀ ਅਨੁਸਾਰ ਖ਼ਾਸ ਹਾਸੇ ਦੇ ਬਚਨ ਪ੍ਰੀਤ ਨਾਲ 
ਲੜਕੀਆਂ ਲਾੜੇ ਨਾਲ ਕਰਦੀਆਂ ਹਨ। 

'ਚਿੱਤ ਨੂੰ ਚਕੋਰੀ ਵਾਂਗ (ਬਿਹਬਲ) ਕਰ ਰਹੀਆਂ ਹਨ ਅਤੇ 
ਬੁੱਧੀ ਨੇ ਭੌਰੇ ਵਾਂਗ ਪ੍ਰੀਤ ਕਰਨ ਦੀ ਚਾਲ ਫੜੀ ਹੋਈ ਹੈ। 
'ਇਸਤ੍ਰੀਆਂ ਨੇ ਜੋ ਬਹੁਤੇ ਟੂਣੇਂ ਕੀਤੇ ਸਨ ਉਲਟ ਕੇ ਉਹ ਟੂਣੇ 
ਉਨ੍ਹਾਂ ਤੇ ਹੀ ਪੈ ਗਏ। 


ਬਹੁਤੇ ਪ੍ਰੇਮ ਦੇਰੰਗ ਤੇ ਉਤਸ਼ਾਹ ਤੇਰਸ ਵਿੱਚ (ਮਸੀ) ਮਿਲ ਕੇ 
(ਛੁੰਗ) ਇਕੱਠੀਆਂ ਹੋ ਕੇ ਇਉਂ (ਛਬਿ) ਉਪਮਾ ਕਹਿੰਦੀਆਂ 
ਹਨ। 


'(ਇਹ) ਕਾਮ ਦਾ ਸਰੀਰ ਹੈ ਜਾਂ ਕ੍ਰਿਸ਼ਨ ਹੈ ਜਾਂ ਨਲ ਕੂਬਰ ਹੈ 
ਜਾਂਰਾਜਾਰਾਮ ਚੰਦਰ ਹੈ। 





1052 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਸ ਰਾਜ ਕੈ ਬ੍ਰਿਜਰਾਜ, ਕੈ 


ਸੁਰਰਾਜ, ਚਿੱਤ ਅਰਾਮ ਹੈ'। 
ਕੋ ਕਹਿ ਦਿਨੇਸ਼, ਨਿਸੇਸ਼ ਪੂਨਯੋ, 
ਕੋ ਗਨੇਸ਼ ਬਤਾਵਤੀ'। 
ਕੋਰਮਾਕੰਤ, ਬਸੰਤ, ਮੰਤ ਸੁ 
ਮੋਹਨੀ ਕੋ ਗਾਵਤੀ' ॥ ੧੦੨॥ 


ਰਸ ਬੀਰ, ਓਜ, ਕਿ ਮੌਜ ਕੋ ਤਨ, 
ਬੁਹਮ ਧਰਮ ਬਖਾਨ ਹੈੱ'। 


ਹਰਿ ਗਯਾਨ ਕਹਿ ਸਮ ਇਨੈ ਏਹੀ, 
ਔਰ ਨ ਹਮ ਜਾਨ ਹੈ] 

ਮਨ ਭਾਵਤੀ ਛਬਿ ਗਾਵਤੀ, 

ਇਕ ਏਕ ਬਰਨ ਸੁਨਾਵਤੀ'। 


ਕਹਿੰ ਕਾ ਕਰੈਂ ਹਮ ਮੰਦ ਭਾਗਨਿ, 
ਨਹਿਂ ਪਤੀ ਯਹਿ ਪਾਵਤੀ ॥ ੧੦੩॥ 
ਸਬਿ ਠਗੀ ਸੀ ਦਿਲ ਲਗੀ ਸੀ, 

ਰਸ ਪਗੀ ਸੀ ਪਿਖਿ ਅਦਿਭੁਤੈਂ”। 


ਮੁਖ ਕਮਲ ਅਲਿਨੀ ਜ਼ਖ ਥਿਰੀ, 
ਜਨੁ ਖਿਰੀ ਨਲਿਨੀ ਮਦ ਯੂਤੈ”। 


ਗੁਰੁ ਪਗਨ ਮੈਂ ਲਗ ਲਗਨ ਗੀ, 
ਅਤਿ ਮਗਨ ਪਰਮਾਨੰਦ ਮੈਂ। 
ਪੁਰ ਸਾਸ ਆਸ ਰਸੂਮ ਕਰਿ, 


ਜਨ ਵਾਸ ਅਏ ਅਨੰਦ ਮੈਂ' ॥੧੦੪॥ 


<< 


ਦਹਰਾ . 


'ਵਰਨ ਦੇਵਤਾ ਹੈ ਜਾਂ ਬ੍ਰਿਜ ਦਾ ਰਾਜਾ ਕ੍ਰਿਸ਼ਨ ਹੈ ਜਾਂ ਇੰਦੂ ਹੈ 
(ਜਾਂ) ਚਿੱਤ ਦਾ ਸੁਖ ਹੈ। 


'ਕੋਈ ਕਹਿੰਦੀ ਹੈ ਸੂਰਜ ਹੈ (ਕੋਈ) ਪੁੰਨਿਆਂ ਦਾ ਚੰਦ ਤੇ 
ਕੋਈ ਗਣੇਸ਼ ਦੱਸਦੀ ਹੈ। 


ਕੋਈ ਵਿਸ਼ਨੂੰ (ਕੋਈ) ਬਸੰਤ, ਤੇ ਕੋਈ ਸ੍ਰੇਸ਼ਟ ਮੋਹਣੀ ਮੰਤਰ 
ਕਹਿੰਦੀ ਹੈ। 


'(ਕੋਈ) ਬੀਰਰਸ, ਬਲ ਜਾਂ ਅਨੌਦ ਦਾ ਹੀ ਸ਼ਰੀਰ 
(ਕਹਿੰਦੀਆਂ ਹਨ) ਤੇ ਕੋਈ ਬ੍ਰਹਮ ਸਰੂਪ (ਜਾਂ) ਧਰਮ 
(ਸਰੂਪ) ਆਖਦੀਆਂ ਹਨ। 


'ਇਕ ਮਨ ਭਾਉਂਦੇ ਸੁੰਦਰ (ਗੀਤ) ਗਾਉਂਦੀਆਂ ਹਨ ਤੇ ਇਕ 
(ਉਸਤਤਿ) ਵਰਣਨ ਕਰ ਕੇ ਸੁਣਾਉਂਦੀਆਂ ਹਨ। 


(ਗੁਰਾਂ ਦੇ) ਅਸਚਰਜ (ਸਰੂਪ ਨੂੰ) ਵੇਖ ਕੇ ਸਾਰੀਆਂ ਠੱਗੀਆਂ 
ਗਈਆਂ, ਦਿਲ ਮੋਹਿਤ ਹੋ ਗਏ ਤੇ ਪ੍ਰੇਮ 'ਚ ਲੀਨ ਹੋ ਗਈਆਂ। 
(ਗੁਰਾਂ ਦੇ) ਮੁਖ ਕੰਵਲ ਤੇ ਭੌਰੀਆਂ (ਵਾਂਗ) ਅੱਖਾਂ (ਲਾ ਕੇ) 


ਹਨ। 


'ਅਨੰਦ ਸਰੂਪ (ਸਤਿਗੁਰੂ) ਸੱਸ ਦੀ ਆਸ਼ਾ ਪੂਰੀ ਕਰ ਕੇ ਤੇ 
ਰਸਮਾਂ ਪੂਰੀਆਂ ਕਰ ਕੇ ਜੰਵ ਘਰ 'ਚ ਆ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1053 


ਹੇਰਿ ਉਛਾਹਿ ਬਿਵਾਹਿ ਨਰ, 
ਸੁਰ ਸਰਾਹਿਂ ਅਰ ਚਾਹਿ'। 


ਭੂਰ ਭਾਗ ਨਿਜ ਬਰਨਤੇ', 
ਗੁਨ ਗਨ' ਗੁਰੁ ਕੇ ਗਾਹਿਂ ॥ ੧੦੫॥ 
ਦ੍ਰੈਯਾ ਛੰਦ”: 


ਜਨ ਵਾਸੇ ਪਹੁਨਾਈ ਹਰਿ ਜਸ, 
ਪਹੁੰਚਾਈ ਕੁਲਰੀਤਿ ਅਹੇ'। 


ਪਾਪੜ ਮੇਵਾ ਘੀ ਖਿੜੀ ਬਹੁ, 

ਕੱਚਾ ਕੋਰਾ ਜਾਹਿ ਕਹੇਂ। 

ਪੁਨ ਸ੍ਰੀ ਜੀਤੋ ਰਮਾ ਰੂਪ, 

ਨਿਜ ਪੁਭਾ ਦਿਖਾਵਨਿ ਸੇਵ ਹਿਤੈਂ। 


ਰਿਧਿ ਸਿਧਿ ਪ੍ਰ ਪਠੀ ਜਨ ਵਾਸੈਂ, 
ਰਚ ਦੀਨੋ ਸਬਿ ਜਿਤੈਂ ਕਿਤੈਂ ॥੧੦੬॥ 


ਸੁਲਭ ਸੁਵਥ ਸਬਿ ਕਾਂਹਿ ਸਰਬ ਥਾ', 


ਇਹ ਗੁਰੁ ਬਿਨ ਕਿਨਿ ਨਾਹਿਂ ਲਖ੍ਯੋ। 
ਪਰਮ ਪਰੇਮ ਪੇਖਿ ਪੁਭ ਖੁਸ਼ ਭੇ, 
ਲੋਗ ਲਖੈਂ ਹਰ ਜਸਹਿਂ ਰਖ੍ਯੋ'। 


ਸੁਰ ਗੁਰੁ' ਮੁਨੀ ਬਿਸ਼ਿਸ਼ਟ ਸ਼ੁੱਕ੍ ਸੇ?, 
ਨਰ ਬਿੱਪੁ ਬਨਿ ਗਨਕ ਥਏ'। 

ਔਰ ਦੇਵ ਦੇਵੀ ਦੇਵੰਗਨਾ' 

ਪੇਖਨਿ ਬਜਾਹਿ ਉਛਾਹਿ ਅਏ ॥੧੦੭॥ 
ਲਾਵਾਂ ਲਗਨ ਬਿਲੋਕ ਬਿੱਪੁ ਵਰ', 
ਹਰਜਸ ਪਰਤੀ ਬਤਲਾਯੋ। 

ਫੇਰੇ ਦੈਨ ਹੇਤ ਕਰਿ ਤਯਾਰੀ, 

ਗੁਰੁ ਦੁਲਹੁ ਕੋ ਬੁਲਵਾਯੋ। 


ਬੇਦੀ ਬੇਦ ਬਿਧੀ ਯੂਤ" ਬਰ ਬਡ, 


'ਵਿਵਾਹ ਦਾ ਉਤਸ਼ਾਹ ਦੇਖ ਕੇ ਮਨੁਖ ਸਲਾਹੁੰਦੇ ਤੇ ਦੇਵਤੇ 
ਚਾਹੁੰਦੇ ਹਨ। 

'ਆਪਣੇ ਵੱਡੇ ਭਾਗ ਕਹਿੰਦੇ ਹਨ। 

ਬਹੁਤੇ ਗੁਣ। 

“ਏਥੇ ਸਿਰਫ 'ਛੰਦ' ਹੀ ਛਪਿਆ ਹੋਇਆ ਸੀ 'ਦ੍ਰੈਯਾ' ਅਸਾਂ 
ਲਿਖਿਆ ਹੈ। 


ਜੋ ਕੁਲ ਦੀ ਰੀਤੀ ਹੈ (ਉਸ ਅਨੁਸਾਰ) ਹਰਿ ਜਸ ਨੇ ਜੰਵ ਘਰ 
ਵਿੱਚ ਪ੍ਰਾਹੁਣਾਚਾਰੀ ਭੇਜੀ। 


'ਫੇਰ ਲੱਛਮੀ ਰੂਪ ਜੀਤੋ ਜੀ ਨੂੰ ਆਪਣੀ ਸ਼ੋਭਾ ਦਿਖਾਉਣ ਤੇ 
ਸੇਵਾ ਕਰਨ ਵਾਸਤੇ। 


ਚੰਗੀਆਂ ਚੀਜ਼ਾਂ ਸਭ ਕਿਸੇ ਨੂੰ ਹਰ ਥਾਂ ਸੁਖਾਲੀਆਂ (ਹੀ 
ਪਾਪਤ ਹੋ ਰਹੀਆਂ ਹਨ)। 


'ਲੋਕ ਸਮਝਦੇ ਹਨ ਕਿ ਹਰਿ ਜਸ ਨੇ (ਸਭ ਕੁਝ ਬਣਾ ਕੇ) 
ਰੱਖਿਆ ਹੈ। 

'ਬ੍ਰਿਹਸਪਤਿ। “ਵਰਗੇ। 

ਮਨੁੱਖ ਬੁਹਮਣ (ਬਣ ਕੇ) ਜੋਤਸ਼ੀ ਹੋ ਗਏ। 
'ਦੇਵਤਿਆਂ ਦੀਆਂ ਇਸਤ੍ਰੀਆਂ। 


'ਚੰਗੇ ਬੂਹਮਣਾਂ ਨੇ ਲਾਵਾਂ ਲਈ ਚੰਗਾ ਸਮਾਂ ਦੇਖ ਕੇ। 


“ਇਹ ਉਪ੍ਰੋਕਤ ਵਿਵਾਹ ਬਿਧੀ ਬ੍ਰਹਮਣੀ ਰਹੁ-ਰੀਤ ਹੈ ਜਿਸ 





1054 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਿਸਕਰਮਾ ਸੁਠ ਠਾਟ ਠਏ'। 


ਨਵ ਗੁਹ ਸਫਲ ਹੋਨ ਹਿਤ ਦਿਜ ਬਨਿ, 
ਹਰ ਜਸ ਕੇ ਗੁਹ ਆਇ ਗਏ ॥ ੧੦੮॥ 
ਅੰਮ੍ਰਿਤ ਵੇਲਾ ਮੰਗਲ ਝੇਲਾ', 

ਮੇਲਾ ਗਨਕਨਿ ਲਗਨ” ਵਰੈਂ”। 


ਸੀ ਗੁਰੁ ਨੌਮ ਬ੍ਰਿੱਧ ਕੁਲ ਚਾਰੋਂ", 
ਅਏ ਸਦੂਲੋ ਮੋਦ ਭਰੈਂ। 
ਬਜੇ ਨਿਸ਼ਾਣ ਡਫਰੇ'। 


ਘੋਖ ਮੋਖ ਦਾ ਭਰੀ ਧਰਾ ਨਭ, 
ਮੁਦ ਮੰਗਲਦਾ ਮਦ ਜਫਰੇ' ॥੧੦੯॥ 


ਦੂਲੋ ਚਢੇ ਬਾਜ ਜਿਹ ਬਰ ਪੈ', 


ਦਾ ਗੁਰਮਤਿ, ਗੁਰ ਇਤਹਾਸ ਤੇ ਗੁਰਬਾਣੀ ਅਨੁਸਾਰ ਸਿੱਖ 
ਰਹੁ-ਰੀਤ ਨਾਲ ਦੂਰ ਦਾ ਵੀ ਸੰਬੰਧ ਨਹੀਂ ਹੈ। ਤੀਜੇ ਸਤਿਗੁਰਾਂ 
ਅਨੰਦ ਮਰਯਾਦਾ ਕਾਇਮ ਕੀਤੀ। ਚੌਥੇ ਸਤਿਗੁਰਾਂ ਲਾਵਾਂ ਬਾਣੀ 
ਰਚੀ ਜਿਸ ਰਾਹੀਂ ਅਨੰਦ ਸੰਸਕਾਰ ਕਰਨ ਦੀ ਰੀਤ ਤੋਰੀ। ਤਦ 
ਤੋਂ ਗੁਰੂ ਘਰ ਅੰਦਰ ਇਹ ਰੀਤਿ ਪ੍ਰਚਲਤ ਹੈ। ਇਹ ਉਪ੍ਰੋਕਤ 
ਕਥਨ ਕਵਿ-ਕਲਪਣਾ ਹੀ ਸਮਝਣਾ ਚਾਹੀਦਾ ਹੈ ਤੇ ਜਾਂ ਸ੍ਰੀ 
ਗੁਰ ਪ੍ਰਤਾਪ ਸੂਰਜ ਦਾ ਹੂਬਹੂ ਉਲਥਾ। ਕਵਿ ਜੀ ਦੇ ਅਨੰਦ 
ਸੰਸਕਾਰ ਸਬੰਧੀ ਆਪਣੇ ਵੀਚਾਰ ਜਾਨਣ ਲਈ ਉਨ੍ਹਾਂ ਦਾ 
ਆਪਣਾ ਲਿਖਿਆ ਗ੍ਰੰਥ ਸ੍ਰੀ ਭੂਪਂਦਹਾਨੰਦ ਦਾ ਲੇਖ 'ਅਨੰਦ 
ਸੰਸਕਾਰ' ਪੰਨਾ ੭੫ ਤੋਂ ਪੰਨਾ ੯੦ ਤਕ ਪੜ੍ਹੋ ਜਿਸ ਵਿੱਚ 
ਪੂਰਨ ਗੁਰਮਤਿ ਮਰਯਾਦਾ ਅਨੁਸਾਰ ਅਨੰਦ ਸੰਸਕਾਰ ਕਰਨ 
ਦੀ ਪੂਰਨ ਬਿਧੀ ਲਿਖੀ ਹੋਈ ਹੈ। 

'ਵੇਦ ਦੀ ਵਿਧੀ ਅਨੁਸਾਰ ਚੰਗੀ ਤੇ ਵੱਡੀ ਵੇਦੀ ਵਿਸ਼ਕਰਮਾਂ ਨੇ 
ਸੁੰਦਰ ਸ਼ਕਲ ਦੀ ਬਣਾਈ। 


ਖ਼ੁਸ਼ੀ ਨਾਲ ਮਿਲਿਆ ਹੋਇਆ। 

'ਜੋਤਸ਼ੀਆਂ ਨੇ ਚੰਗਾ ਲਗਨ ਮੇਲਿਆ। “ਸਗਨਾਂ ਅਪ-ਸਗਨਾਂ 
ਬਾਰੇ ਗੁਰਬਾਣੀ ਵਿੱਚ ਹਜ਼ੂਰ ਦਾ ਫ਼ੁਰਮਾਣ ਹੈ: "ਸਗੂਨ 
ਅਪਸਗੁਨ ਤਿਸ ਕਉਂ ਲਗਹਿ ਜਿਸੁ ਚੀਤਿ ਨ ਆਵੈ ॥ " (ਪੰ: 
੪੦੧) ਲਗਨਾਂ ਸਗਨਾਂ ਦਾ ਸ਼ਾਸਤ੍ਰ ਵਾਹਿਗੁਰੂ ਜਾਂ ਵਾਹਿਗੁਰੂ 
ਜੀ ਦਾ ਨਾਮ ਹੀ ਹੈ: 'ਪ੍ਰਭੂ ਹਮਾਰੈ ਸਾਸਤ੍ਰ ਸਉਣ ॥ " (ਪੰ: 
੧੧੩੭) "ਨਾਮੁ ਹਮਾਰੈ ਸਉਣ ਸੰਜੋਗ ॥" (ਪੰ: ੧੧੪੫) 
ਲੋਗਾ ਰੀਤ ਤਿਆਗਣ ਦੀ ਹਦਾਇਤ ਕੀਤੀ ਗਈ ਹੈ: ਦੁਤੀਆ 
ਤਿਆਗੀ ਲੋਗਾ ਰੀਤਿ ॥ (ਪੰ: ੩੭੦) 

ਚਾਰੇ ਵੱਡੀਆਂ ਕੁਲਾਂ (ਬੇਦੀ, ਤੇਹਣ, ਭੁੱਲੇ ਤੇ ਸੋਢੀ)। 


'ਅਰਬੀ ਵੀਣਾਂ ਤੇ ਧੌਂਸਿਆਂ ਦੀ ਧੁਨੀ ਉਠ ਰਹੀ ਹੈ ਅਤੇ ਹਵਾ 
ਨਾਲ ਝੰਡੇ ਡੱਫਾਂ (ਵਾਂਗ) ਵੱਜ ਰਹੇ ਹਨ। 


'ਮੁਕਤੀ ਦੇਣ ਵਾਲੀ ਅਵਾਜ਼ ਨਾਲ ਧਰਤੀ ਤੇ ਅਕਾਸ਼ ਭਰ 
ਗਏ, ਅਨੰਦ ਤੇ ਖ਼ੁਸ਼ੀ ਦੇਣ ਵਾਲਾ ਇਹ (ਜਫਰੇ) ਕਾਮਯਾਬੀ 
ਦਾ ਨਸ਼ਾ ਹੈ। 

ਚੰਗੇ ਘੋੜੇ ਉੱਪਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1055 


ਮਦਨ' ਮਨੋ ਤਨ ਬਨਿ ਆਸਯੋ। 


ਰਚਿਤ ਕਲਾ ਕਲਿ' ਨਚਤਿ ਖਿਚਤਿ ਮਨ, 


ਨਰ ਨਾਰਿਨ ਅਤਿ ਮੁਦ ਦਾਯੋ। 
ਜਬਰ ਜਵਾਹਰ ਜਰੇ ਜਗਮਗੈਂ, 
ਜ਼ੇਵਰ ਜੀਨ ਜਰਾਵ ਜੁਤੈ”। 


ਲਗੈ ਲਗਾਮ ਲਲਾਮ ਨੁਤੈਂ! ॥੧੧੦॥ 
ਕਲਗੀ ਕਲਿਤ ਝਨਕ ਝਾਂਝਰ ਸੁਠ', 


ਹਾਰ ਹਮੇਲ ਮਨੀਨ ਜਟੇ। 
ਨਿਜ ਬੈਭਵ ਬਲ ਬਿਸ ਬਿਮੋਹਿਤਿ, 
ਕਰਤਿ ਕੁੰਡਲੀ ਹਰਤਿ ਨਟੇਂ'। 


ਗੁਰ ਸਮਾਨ ਉਪਮਾ ਨਹਿ ਤ੍ਰੈ ਪੁਰ', 
ਸਾਰਦ ਸੇ' ਸਭਿ ਭਾਲ ਥਕੇ। 

ਬਾਲ ਰਵੀ ਰਾਂਕਾ-ਪਤਿ ਸੁਰਪਤਿ, 
ਕਹੈਂ ਤੁ ਵਹਿ ਯੁਤ ਦੋਸ਼ ਪਕੇ' ॥ ੧੧੧॥ 


ਮ੍ਰਿਗ ਮੀਨਨਿ ਛਬਿ ਛੁੰਗ ਲਜੈਂ'। 


ਬਰਨ ਬਰਨ ਬਰ ਜ਼ੇਵਰ ਤੇਵਰ, 
ਨੇਵਰ ਲੌ ਸਬਿ ਸਾਜ ਸਜੈ”। 


ਨਵ ਸਤ ਕੀਨ ਨਵੀਨ ਉਮਰ, 
ਪਰਬੀਨ ਚੀਨ ਚਿਤ ਚੁਭੈ ਭਰੈ”। 


ਅੰਗ ਅੰਗ ਆਨੰਗ ਜੁਵਾ ਮਦ, 


'ਕਾਠੀ ਜੜਾਉ ਗਹਿਣਿਆਂ ਸਹਿਤ ਹੈ ਜਿਸ ਵਿੱਚ ਜ਼ਬਰਦਸਤ 
ਜਵਾਹਰਾਤ ਜੜੇ ਹੋਏ ਚਮਕਦੇ ਹਨ। 


'(ਲਲਤਿ) ਸੁੰਦਰ ਲੂਲ੍ਹਾਂ ਲਮਕਦੀਆਂ ਬਹੁਤ ਚਮਕਦੀਆਂ ਹਨ 
ਅਤੇ ਲਗਾਮ (ਨੁਤੈਂ) ਸੋਭਾ ਸਹਿਤ (ਲਲਾਮ) ਸੁੰਦਰ (ਲਗਦੀ 
ਹੈ)। 
(ਘੋੜੇ ਦੀ) ਕਲਗੀ ਸੁੰਦਰ ਹੈ ਤੇ ਸੁੰਦਰ ਝਾਂਜਰਾਂ ਛਣਕਦੀਆਂ 
ਹਨ। 


।ਆਪਣੀ (ਬੈਭਵ) ਬਿਭੂਤੀ ਅਤੇ ਬਲ ਨਾਲ ਸ੍ਰਿਸ਼ਟੀ ਨੂੰ 
ਬਹੁਤਾ ਮੋਹਿਤ ਕਰ ਰਿਹਾ ਹੈ ਅਤੇ ਪੈਰਾਂ ਦੀਆਂ ਕੁੰਡਲੀਆਂ 
ਬਣਾਉਂਦਾ ਹੋਇਆ ਨਹਟਾਂ ਨੂੰ ਪਿੱਛੇ ਸੁੱਟਦਾ ਹੈ। 

'ਤਿੰਨਾਂ ਲੋਕਾਂ ਵਿੱਚ। 

'ਸੁਰਸਤੀ ਵਰਗੇ। 


(ਜੇ ਗੁਰਾਂ ਨੂੰ) ਸਵੇਰ ਦਾ ਸੂਰਜ, ਪੁੰਨਿਆਂ ਦਾ ਚੰਦ ਤੇ ਇੰਦ੍ਰ 
ਵਰਗਾ ਆਖੀਏ ਤਾਂ ਉਹ (ਉਪਮਾਵਾਂ) ਪੱਕੇ ਦੋਸ਼ਾਂ ਸਹਿਤ ਹਨ। 
'(ਜੱਨ ਵਾਸੇ ਵੇਖਣ ਆਈਆਂ) ਚੰਦ ਵਰਗੇ ਮੁੱਖ ਵਾਲੀਆਂ 
(ਇਸਤ੍ਰੀਆਂ) ਦੇ ਨੇਤਰ ਕੰਵਲਾਂ, ਮਮੋਲਿਆਂ, ਹਰਨਾਂ ਤੇ 
ਮੱਛੀਆਂ ਦੀ ਸਾਰੀ ਸੋਭਾ ਨੂੰ ਸ਼ਰਮਿੰਦਾ ਕਰਦੇ ਹਨ। 

(ਜਿਨ੍ਹਾਂ ਦੇ) ਰੰਗਾਂਰੰਗਾਂ ਦੇ ਚੰਗੇ ਗਹਿਣੇ ਤੇ ਕਪੜੇ ਪਾਏ ਹੋਏ 
ਹਨ ਝਾਂਜਰਾਂ ਤੱਕ ਸਾਰੇ ਸ਼ਿੰਗਾਰ ਸਜਾਏ ਹੋਏ ਹਨ। 


'ਸੋਲ੍ਹਾਂ ਸ਼ਿੰਗਾਰ ਕੀਤੇ ਹੋਏ ਹਨ ਨਵੀਂ ਉਮਰ ਦੀਆਂ ਤੇ ਚਤੁਰ 
ਹਨ ਦੇਖਣ ਵਾਲੇ ਦੇ ਚਿੱਤ ਨੂੰ ਭਲੀ ਤਰ੍ਹਾਂ ਚੁਭਦੀਆਂ ਹਨ। 





1056 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਝਲਕਿ ਪਲਕ ਮਨਿ ਖਲਕਿ ਹਰੈ! ॥ ੧੧੨॥ 


#ਕੇਹਰ' ਕੀਰ? ਕੋਕਿਲਾ” ਕੇਕੀ'', 


3 
ਪੁ 
ਤਤ 


( 
੬ 


ਧੌਣ 
ਦੰਦ 
ਦੰਦ 
ਨੇਤਰ 
ਨੇਤ੍ , ਚੰਚਲਤਾ 
ਕੇਸ 
ਦੰਦ 
ਨੇਤਰ 
ਨੇਤਰ 


ਪੋ ਲੇ ਹੂ 


'ਅੰਗ ਅੰਗ ਵਿੱਚ ਕਾਮ ਤੇ ਜਵਾਨੀ ਦੀ ਮਸਤੀ ਹੈ (ਜਦ) 
ਪਲਕਾਂ ਝਮਕਾ ਕੇ ਵੇਖਦੀਆਂ ਹਨ ਤਾਂ ਖ਼ਲਕਤ ਦੇ ਮਨ ਨੂੰ 
ਚੁਰਾ ਲੈਂਦੀਆਂ ਹਨ। 

#ਕੇਹਰ' ਸ਼ਬਦ ਤੋਂ 'ਹੰਸ ਲੌਨੇ' ਤੱਕ ਇਹ ੩੨ ਉਪਮਾਨ ਹਨ। 
ਕਵਿ ਜੀ ਨੇ ਇਨ੍ਹਾਂ ਦੇ ਉਪਮੇਯ ਨਾਲ ਨਹੀਂ ਲਿਖੇ। ਅਸੀਂ ਹੇਠ 
ਹਰ ਉਪਮਾਨ ਦੇ ਸਾਹਮਣੇ ਉਸ ਦਾ ਉਪਮੇਯ ਦੇ ਰਹੇ ਹਾਂ- 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1057 


ਹੰਸ ਸੁੰਦਰ ਚਾਲ 
ਬਿਲ ਦਾ ਬੀਜ ਦੰਦ 
ਸੰਖ ਧੌਣ ਦੇ ਵਲ 


ਕੰਜ' ਕਲੀ? ਕਮਦੀ” ਕੰਦੈਂ”'। 


ਬਿੰਦੂਮ' ਬਿੰਬ” ਬੀਜ ਬਿਲ” ਦਾੜਮ'', 


ਸੀ ਫਲ' ਮੁਕਤਾ? ਹੀਰਿੰਦੈਂ”। 
ਮੀਨ' ਮਿਰਗ” ਰੰਭਾ” ਚੰਪਾ'' ਗਜ: 


ਆਬ', ਸੰਖ, ਧਨੁ”, ਅਹਿ ਛੌਨੇ”। 

ਸੁਧਾ' ਸੀਰ ਝਗ? ਅਲਿ” ਖੰਜਨ'' ਸਰ”? 
ਤਿਲ ਫੁਲ' ਪਾਨ? ਹੰਸ ਲੌਨੇ” ॥੧੧੩॥ 
ਰੰਭਾ' ਰਤਿ” ਮੈਨਕਾ” ਸੁਕੇਸੀ'' 


ਸਚੀ' ਉਰਬਸੀ? ਸੀ ਸਾਰੀ। 
ਪੁੰਜ ਉਕਤਿ ਛਬਿ ਯੁਤ ਸਬਿ ਸੋਹਿਤ', 


ਮੋਹਿਤ ਜੋਹਿਤ ਇਕ ਵਾਰੀ'। 

ਮਧੁਰ ਮਨੋਹਰ ਗਾਨ ਕਰੈਂ”। 

ਕਰਤਿ ਅਸ਼ਾਰੇ ਪਿਖਿ ਦੂਲਹੁ ਦਿਸ, 

ਤਨ ਮਨ ਧਨ ਸਬਿ ਵਾਰ ਧਰੈ!” ॥੧੧੪॥ 
ਕਰਤਿ ਆਰਤੀ ਆਰਤ-ਹਰ ਕੀ', 

ਵਰ ਕੀ ਛਬਿ' ਪਿਖਿ ਸਬਿ ਮੋਹੀ। 

ਪਰਤ ਪਾਂਵਟੇ ਪਟ ਸੁਠ ਜਾਂਹੀ', 


'ਕੰਵਲ। “ਫੁੱਲ ਦੀ ਡੋਡੀ। “ਰਾਤ ਸਮੇਂ ਚੰਦ ਨੂੰ ਵੇਖ ਕੇ 
ਖਿੜਨ ਵਾਲਾ ਕੰਵਲ। ''ਜੂਹੀ ਦੀ ਕਿਸਮ ਦਾ ਇਕ ਬੂਟਾ, 
ਜਿਸ ਨੂੰ ਚਿੱਟੇ ਫੁੱਲ ਲਗਦੇ ਹਨ। 

'ਮੂੰਗੇ। “ਕੁੰਦਰ ਫਲ ਜਿਸ ਦਾ ਰੰਗ ਲਾਲ ਹੁੰਦਾ ਹੈ, ਕਵੀ 
ਇਸ ਦੀ ਉਪਮਾ ਬੁੱਲ੍ਹਾਂ ਨੂੰ ਦਿੰਦੇ ਹਨ। “ਬਿਲ ਦੇ ਬੀਜ। 
।'ਅਨਾਰ ਦੇ ਦਾਣੇ। 

'ਨਲੇਰ। “ਮੋਤੀ। “ਵਧੀਆ ਹੀਰੇ। 

'ਮੱਛੀ। “ਹਰਣ। 'ਕੇਲਾ। ''ਚੰਬੇ ਦਾ ਫੁੱਲ ਜੋ ਹਲਕੇ ਪੀਲੇਰੰਗ 
ਦਾ ਹੁੰਦਾ ਹੈ। “ਹਾਥੀ। 

'ਪਾਰਾ। “ਧਨੁਖ। 'ਸੱਪਾਂ ਦੇ ਬੱਚੇ। 

'ਅੰਮ੍ਰਿਤ। “ਦੁੱਧ ਦੀ ਝੱਗ। 'ਭੌਰੇ। ''ਮਮੋਲੇ। “ਤੀਰ। 
'ਤਿਲਾਂ ਦੇ ਫੁੱਲ। “ਨਾਗਰ ਬੇਲ ਦਾ ਪੱਤਾ। “ਸੁੰਦਰ ਹੰਸ। 
'ਸੁਰਗ ਦੀ ਅਪੱਛਰਾ, ਜਿਸ ਦਾ ਖੀਰ ਸਮੁੰਦਰ ਰਿੜਕਣ ਤੋਂ 
ਪੈਦਾ ਹੋਣਾ ਪੁਰਾਣਾਂ ਨੇ ਮੰਨਿਆ ਹੈ। “ਕਾਮ ਦੀ ਇਸਤ੍ਰੀ। 
ਮੇਨਕਾ, ਸੁਰਗ ਦੀ ਅਪੱਛਰਾ। (ਅ) ਹਿਮਾਲਾ ਦੀ ਇਸਤ੍ਰੀ, 
ਗੰਗਾ ਤੇ ਸਤੀ ਦੀ ਮਾਂ। ''ਇਕ ਅਪੱਛਰਾ, ਜੋ ਇੰਦੁ ਦੀ ਸਭਾ 
ਦਾ ਸ਼ਿੰਗਾਰ ਹੈ। 

।ਇੰਦੂ ਦੀ ਇਸਤ੍ਰੀ। “ਇਕ ਸੁਰਗ ਦੀ ਅਪੱਛਰਾ। 

'ਉਪਰ ਕਹੀਆਂ ਸਾਰੀਆਂ ਸੋਭਾ ਦੇ ਸਹਿਤ ਸਾਰੀਆਂ 
ਇਸਤ੍ਰੀਆਂ ਸੋਂਹਦੀਆਂ ਹਨ। 

'ਇਕ ਵਾਰੀ ਦੇਖ ਕੇ ਮੋਹ ਲੈਂਦੀਆਂ ਹਨ। 


'ਮੰਗਲ ਰੂਪ ਅਨੰਦ ਦੇਣ ਵਾਲਾ ਕੋਮਲ, ਉੱਜਲ, ਮਿੱਠਾ ਤੇ 
ਸੁੰਦਰ ਗਾਉਂਦੀਆਂ ਹਨ। 


'ਵਾਰ ਰਹੀਆਂ ਹਨ। 

ਦੁੱਖ ਮੇਟਣ ਵਾਲੇ (ਕਲਗੀਧਰ ਜੀ) ਦੀ। 

'ਲਾੜੇ ਦੀ ਸੋਭਾ। 

ਸੁੰਦਰ ਬਸਤ੍ਰਾਂ ਦੇ ਪਾਵੜੇ ਵਿਛਦੇ ਜਾਂਦੇ ਹਨ। (ਪਾਵੜੇ- 
ਸਨਮਾਨ ਯੋਗ ਪ੍ਰਾਹੁਣਾ ਪੈਰਰੱਖ ਕੇ ਆਵੇ। 





1058 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਜ ਗਾਜ ਧੁਨਿ ਘਨ ਸੋਹੀ'। 


ਆਤਸ਼ਬਾਜੀ ਚਲਤਿ ਦਰਾਜੀ', 
ਬੁਰਜ ਸੁਰਜ ਸਸਿ ਨਖਤ ਮਨੋ'। 
ਬੀਜ ਕਿ ਜਾਨ ਦਮਕ ਹੈਂ ਦੇਵਨਿ, 
ਦੇਖਨ ਆਏ ਬਯਾਹਿ ਜਨੋ' ॥੧੧੫॥ 


ਪੁਰੈਂ ਭਰੈਂ, ਜਥ ਜੋਗ ਧਰੇ'। 


ਚੌਕੀ ਚਾਰੁ ਚੰਦਨ ਪੈ ਵਰ ਥਿਰਿ, 
ਦੈ ਦਰਸ਼ਨ ਸਬਿ ਮੋਦ ਕਰੇ'। 


ਕੁਲ ਅਨੁਸਾਰ ਅਚਾਰ' ਬੇਦ ਬਿਧਿ 
ਕਰਿ, ਪੁਨ ਅਗਨਿ ਜਗਾਈ”। 


ਹਮਨ ਸਮੰਤ੍ਰ ਸਮੱਗਰੀ ਕਰਹੀਂ”, 

ਸੁਰ ਪ੍ਰਤੱਖਯ ਹੈ ਪਾਈ' ॥੧੧੬॥ 
ਪੁਨ ਹਰਜਸ ਸੁਨਿ ਆਗਜਯਾ ਦੂਜ' ਕੀ, 
ਨਿਜ ਤੀਯ ਯੁਤ ਤਹਿਂ ਆਯੋ। 

ਕਰਿ ਪੂਜਨ ਪਗ ਧੋਇ ਕੁਵਰ ਕੇ', 
ਪੁੰਨਯ ਪੁੰਜ ਫਲ ਪਾਯੋ। 

ਕਰੀ ਆਰਤੀ ਦੁਹੂੰ ਅਰਘ ਦਿਯ', 
ਭੂਖਨ ਧਨ ਬਹੁ ਬਾਰੈਂ'। 

ਸਮੇਂ ਸਮੇਂ ਕੇ ਗੀਤ ਗਾਵਤੀ, 

ਕੋਕਲ ਕੰਠੀ' ਨਾਰੈਂ ॥ ੧੧੭॥ 
ਭੂਸੁਰ ਪਢਿਤਿ ਸਾਂਤਿ ਧਰ, ਨਭ ਸੁਰ 
ਪੁਸ਼ਪਾਂਜੁਲ ਬਰਸਾਵੈ'। 


ਨਾਇ ਸੀਸ ਮੁਦ ਦਾਇ ਈਸ, 
ਪਿਖਿ ਗੁਰਹਿੰ ਅਸੀਸ ਅਲਾਵੈਂ”। 


'ਵਾਜਿਆਂ ਦੀ (ਗਾਜ) ਉੱਚੀ ਧੁਨ ਬੱਦਲਾਂ ਦੀ ਧੁਨ ਵਾਂਗ 
ਸੋਂਹਦੀ ਹੈ। 

'ਬਹੁਤੀ। 

'ਬੁਰਜ ਜਾਣੋ ਸੂਰਜ, ਚੰਦ ਤੇ ਤਾਰੇ ਹਨ। 


'ਬਿਜਲੀ ਜਾਂ ਦੇਵਤਿਆਂ ਦੀਆਂ ਸਵਾਰੀਆਂ ਦੀ ਚਮਕ ਹੈ 
ਜਾਣੋ ਉਹ ਵਿਆਹ ਵੇਖਣ ਆਏ ਹਨ। 


'ਮੰਦਰ 'ਚ ਜਾ ਖੜੇ ਹੋਏ (ਜੋ ਕੋਈ) ਆਸਾਂ ਧਾਰਦਾ ਹੈ (ਉਸ 
ਦੀਆਂ) ਜਥਾ ਜੋਗ ਭਲੀ ਪ੍ਰਕਾਰ ਪੂਰੀਆਂ ਕਰਦੇ ਹਨ। 


'ਚੰਦਨ ਦੀ ਸੁੰਦਰ ਚੌਂਕੀ ਤੇ ਬੈਠ ਕੇ ਲਾੜੇ (ਕਲਗੀਧਰ) ਜੀ 
ਨੇ ਦਰਸ਼ਨ ਦੇ ਕੇ ਸਾਰਿਆਂ ਨੂੰ ਅਨੰਦ ਕੀਤਾ। 
'ਵਿਹਾਰ ਕਰਕੇ। 


#ਦੇਖੋ ਬਿਸਰਾਮ ੩੮ ਦੇ ਅੰਕ ੧੦੮ ਦੇ " ਨਿਸ਼ਾਨ ਦੀ ਪੈਰ 
ਟੂਕ। 


'ਸ੍ਰੇਸ਼ਟ ਮੰਤ੍ਰ ਪੜ੍ਹ ਕੇ ਸਮੱਗਰੀ ਪਾ ਕੇ ਹਵਨ ਕਰਦੇ ਹਨ। 
ਦੇਵਤੇ ਪੁਤੱਖ ਹੋ ਕੇ (ਸਮੱਗਰੀ) ਪਾਉਂਦੇ ਹਨ। 
'ਬ੍ਰਹਮਣ। 

'ਲਾੜੇ (ਕਲਗੀਧਰ ਜੀ) ਦੇ। 


ਭੇਟਾ ਦਿੱਤੀਆਂ। 
'ਵਾਰਦੇ ਹਨ। 


ਕੋਇਲ ਵਰਗੇ ਗਲੇ ਵਾਲੀਆਂ। 


ਬ੍ਰਹਮਣ ਸ਼ਾਂਤੀ ਸਹਿਤ ਧਰਤੀ ਤੇ (ਮੰਤ੍ਰ) ਪੜ੍ਹਦੇ ਹਨ ਤੇ 
ਦੇਵਤੇ ਅਕਾਸ਼ ਚੋਂ ਫੁੱਲਾਂ ਦੇ ਬੁੱਕ ਭਰ ਕੇ ਵਰਖਾ ਕਰਦੇ ਹਨ। 


'ਅਨੰਦ ਦੇਣ ਵਾਲੇ ਈਸ਼ੂਰ ਸਰੂਪ ਗੁਰਾਂ ਨੂੰ ਦੇਖ ਕੇ (ਦੇਵਤੇ) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1059 


ਹਰਜਸ ਪੁਨਾ ਨੌਮ ਗੁਰੁ ਪੂਜੇ, 
ਬੰਸ ਚਾਰ ਕੇ ਔਰੈਂ'। 


ਜਥਾ ਯੋਗ ਦੈ ਅਰਘ ਪਾਦ', 

ਕਰਿ ਬਿਨਤੀ ਤੋਸੇ ਗੌਰੈਂ' ॥੧੧੮॥ 
ਪਰਮ ਪ੍ਰੇਮ ਪੇਥੈਂ ਪਰਮੁਦਤੇ', 

ਪੁਨ ਪੁਨ ਧੰਨ ਅਲਾਈ। 

ਦੂਲੋ ਨਿਕਟਿ ਬਿਨਾਈ। 

ਬਿਧਿ ਵਤ ਬੇਦ ਮੰਤੁ ਪੁਸਿੱਧ ਸਿੱਧ, 
ਪਾਧਾ ਬਨਿ ਬਿਧਿ ਟੇਰੈ'। 


ਸਾਖਾਚਾਰ ਉਚਾਰ ਚਾਰ ਸੂਤਿ, 
ਧਾਰਿ ਦੇਹ ਦਿਜ ਕੇਰੈਂ! ॥੧੧੯॥ 


ਤੀਨ ਭਵਨ ਕੋ ਜਨਕ ਜਨਨਿ ਪੁਭੁ, 
ਪੂਜਯ ਚਰਾਚਰ ਸ੍ਹਾਮੀ'। 


ਸੋ ਮਾਨੁਖ ਨਾਟਕ ਹਿਤ ਗਨਪਤਿ”', 


ਸਿਰ ਨਿਵਾਉਂਦੇ ਤੇ ਅਸੀਸਾਂ ਉਚਾਰਦੇ ਹਨ। 


'ਹੋਰ ਚਹੁੰ ਵੰਸ਼ਾਂ (ਬੇਦੀ, ਤੇਹਣ, ਭੱਲੇ ਤੇ ਸੋਢੀਆਂ) ਦੇ 
(ਮੁਖੀਆਂ ਨੂੰ)। 

ਚਰਨਾਂ ਤੇ ਭੇਟਾ ਦੇ ਕੇ। 

'ਬਹੁਤ ਪ੍ਰਸੰਨ ਕੀਤੇ। 

'਼ੁਸ਼ ਹੁੰਦੇ ਹਨ। 


'ਬੁਹਮਾ ਪਾਂਧਾ ਬਣ ਕੇ ਸਿੱਧ ਕੀਤੇ ਹੋਏ ਪੁਸਿੱਧ ਵੇਦ ਮੰਤਰ 
ਬਿਧੀ ਅਨੁਸਾਰ ਉਚਾਰਦਾ ਹੈ। 


'ਚਾਰੇ ਵੇਦ ਬ੍ਰਹਮਣਾਂ ਦੀਆਂ ਦੇਹਾਂ ਧਾਰ ਕੇ (ਸਾਖਾਚਾਰ) 
ਵੰਸ਼ਾਵਲੀ ਉਚਾਰਨ ਕਰਦੇ ਹਨ। 


'ਜੋ ਪੁਭੂ ਤਿੰਨਾਂ ਲੋਕਾਂ ਦੇ ਮਾਤਾ ਪਿਤਾ ਅਤੇ ਜੜ੍ਹ ਚੇਤਨ 
(ਸ੍ਰਿਸ਼ਟੀ) ਦੇ ਪੂਜਨ ਯੋਗ ਸੁਆਮੀ ਹਨ। 

"ਇਕ ਅਕਾਲ ਦੇ ਉਪਾਸ਼ਕ ਤੇ 'ਏਕੋ ਜਪਿ ਏਕੋ ਸਾਲਾਹ' ਦੇ 
ਉਪਦੇਸ਼ਟਾ ਤੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਸ੍ਰੀ 
ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ 'ਮੈਂ ਨ ਗਨੇਸ਼ਹਿ ਪ੍ਰਿਥਮ 
ਮਨਾਊਂ॥ ਕਿਸਨ ਬਿਸਨ ਕਬਹੂੰ ਨਹਿਂ ਧਿਆਊਂ॥' ਦੇ 
ਮਹਾਂਵਾਕ ਉਚਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 
ਮਹਾਰਾਜ ਕਦ ਗਣੇਸ਼ ਦੀ ਪੂਜਾ ਕਰ ਸਕਦੇ ਸਨ ਜਦ ਕਿ 
ਕਵਿ ਜੀ ਖ਼ੁਦ ਮੰਨਦੇ ਹਨ ਕਿ 'ਤੀਨ ਭਵਨ ਕੇ ਜਨਕ ਜਨਨਿ 
ਪ੍ਰਭ, ਪੂਜਜ ਚਰਾਚਰ ਸ੍ਹਾਮੀ'। ਫਿਰ ਗਣੇਸ਼ ਦੇ ਪੂਜਣ ਦਾ ਤਾਂ 
ਸੁਆਲ ਹੀ ਪੈਦਾ ਨਹੀਂ ਹੁੰਦਾ। ਕਲਗੀਧਰ ਜੀ ਦਾ ਆਪਣਾ 
ਫ਼ੁਰਮਾਣ ਹੈ -'ਬਿਨ ਕਰਤਾਰ ਨਾ ਕਿਰਤਮ ਮਾਨੋ॥ ਆਦਿ 
ਅਜੋਨ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ'॥ (ਦਸਮ 
ਗੁੰਥ ਪੰਨਾ ੭੧੦) ਗਣੇਸ਼ ਪੂਜਾ ਦੇ ਖੰਡਨ ਸਬੰਧੀ ਖੋਜ- 
ਭਰਪੂਰ ਜਾਣਕਾਰੀ ਲਈ ਦੇਖੋ ਪੂਰਬਾਰਧ ਬਿਸ੍ਹਾਮ ੧ ਕਵਿ 
ਸੰਕੇਤ ਮਰਯਾਦਾ ਦੂਜੇ ਮੰਗਲ ਨਾਲ ਦਰਜ ਲੇਖ। 

'ਉਹ ਕਾਮਨਾ ਪੂਰਨ ਕਰਨ ਵਾਲੇ ਸਤਿਗੁਰੂ ਮਨੁਖੀ ਖੇਲ ਰਚ 
ਕੇ ਗਣੇਸ਼ ਪੂਜਦੇ ਹਨ। 





1060 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਮੇਂ ਸਮੇਂ ਪਰ ਕੋਕਲ ਬੈਨੀ' 
ਗਾਵਤਿ ਗੀਤ ਬਧੇਰੈਂ। 

ਸੁਰਤਰੁ ਸੁਮਨ ਬਰਸ ਕੈ ਸੁਰ' ਪੁਨ, 
ਜੈ ਜੈ ਧੁਨਿ ਗੁਨਿ ਟੇਰੈਂ ॥੧੨੮॥ 
ਬੇਦ ਬਿਧਾਨ ਠਾਨ ਵਰ ਹਰਿਜਸ', 
ਕੰਨਯਾ ਦਾਨ ਮਹਾਨ ਕਰਜੋ। 

ਪੁਨ ਸਪ੍ਰੀਤਿ ਪੁਨੀਤਿ' ਰੀਤਿ ਕਰਿ, 
ਅਤਿ ਬਿਨੀਤ' ਬਿਨਤੀ ਸੁਰ ਰਸੋ”। 
ਲੀਨ ਆਸਰਾ ਚੀਨ ਪੁਭੋ। 

ਪੂਰਨ ਕਾਮ ਧਾਮ ਸੁਖ ਸਿੰਧੂ, 

ਲਾਜ ਨਾਮ ਨਿਜ ਰਖਜੋ ਬਿਭੋਂ' ॥ ੧੨੧॥ 


ਭਰਤਿ ਭਾਵਰੀ ਭਵਨ ਛਬਿਨਿ ਪੁਭੁ, 
ਭੂਰ ਭਾਗ ਭਲ ਭਾਵ ਭਰੈਂ"। 


ਸੁਰ ਨਰ ਨਾਰੀ ਰਹਸ ਕਰੈਂ”। 
ਫਿਰਿ ਫੇਰੇ ਫਿਰ ਥਿਰੇ ਬਰਾਸਨ, 
ਨੈਨ ਲਾਭ ਸਬਿ ਕੋ ਲੇਹੀ”। 


ਈਸ਼ਰ ਪੁਕ੍ਰਿਤੀ, ਕਿ ਉਮਾ ਸ਼ਿਵ, 
ਰਮਾ ਬਿਸ਼ਨ, ਸਸੀ ਛਬਿ ਦੇਹੀਂ' ॥੧੨੨॥ 


ਪੁਨ ਪੁਨ ਪੁਲਕ ਪੇਖਿ ਪੁਮਾਨੰਦ, 
ਮਗਨ ਮਹਾਂ ਗੁਰੁ ਨੌਮ ਭਏ'। 


ਸ਼ਿਵਦੇਈ ਹਰਜਸ ਦੰਪਤਿ ਦੋ', 


।ਕੋਇਲ ਵਰਗੇ ਬਚਨਾਂ ਵਾਲੀਆਂ ਇਸਤ੍ਰੀਆਂ। 
ਦੇਵਤੇ ਕਲਪ ਬ੍ਰਿੱਛ ਦੇ ਫੁੱਲਾਂ ਦੀ ਵਰਖਾ ਕਰਕੇ। 
'ਹਰਿ ਜਸ ਨੇ ਵੇਦਾਂ ਦੀ ਸੇੇਸ਼ਟਰੀਤੀ ਕਰਕੇ। 


'ਪਵਿੱਤ੍ਰ। 
'ਨਿੰਮੁ ਹੋ ਕੇ। “ਕਹੀ। 
ਤੁਸੀਂ ਗ਼ਰੀਬਾਂ ਦੇ ਸਹਾਇਕ ਹੋ। 


'ਆਪ ਕਾਮਨਾ ਪੂਰਨ ਕਰਨ ਵਾਲੇ, ਸੁਖਾਂ ਦੇ ਘਰ, ਤੇ 
ਬਿਭੂਤੀ ਦੇ ਸਮੁੰਦਰ ਹੋ ਕੇ ਆਪਣੇ ਨਾਮ ਦੀ ਲਾਜਰੱਖੀ ਹੈ। 


ਬਹੁਤੀਆਂ ਸੋਭਾਂ ਦੇ ਘਰ ਪ੍ਰਭੂ (ਸਤਿਗੁਰਾਂ) ਦੇ ਨਾਲ (ਭਾਵ) 
ਪ੍ਰੇਮ ਵਿੱਚ (ਜੋ ਲੋਕ) (ਭਰੈਂ) ਭਰੇ ਹੋਏ ਹਨ। (ਉਹਨਾਂ ਦੇ) 
ਬਹੁਤ ਚੰਗੇ ਭਾਗ ਹਨ (ਅਤੇ ਸਤਿਗੁਰੂ ਉਹਨਾਂ ਦੀਆਂ) 
(ਭਾਵਰੀ) ਭਾਵਨਾ (ਭਰਤਿ) ਪੂਰੀਆਂ ਕਰਦੇ ਹਨ। 


'ਦੇਵਤਿਆਂ ਤੇ ਮਨੁੱਖਾਂ ਦੀਆਂ ਇਸਤ੍ਰੀਆਂ ਦਰਸ਼ਨ ਕਰ ਕੇ 
ਉੱਜਲ ਮੰਗਲ ਉਚਾਰਦੀਆਂ ਤੇ ਖ਼ੁਸ਼ੀ ਕਰਦੀਆਂ ਹਨ। 


'ਫੇਰੇ ਫਿਰ ਕੇ ਫੇਰ ਸੇੇਸ਼ਟ ਆਸਨ ਤੇ ਬੈਠ ਗਏ ਸਭ ਕੋਈ 
ਨੇਤ੍ਰਾਂ (ਨਾਲ ਦਰਸ਼ਨ ਕਰਕੇ) ਲਾਭ ਲੈ ਰਹੇ ਹਨ। 


'ਈਸ਼ਰ ਤੇ ਪ੍ਰਕ੍ਰਿਤੀ, ਸ਼ਿਵ ਤੇ ਪਾਰਬਤੀ, ਵਿਸ਼ਨੂੰ ਤੇ ਲਛਮੀ, 
ਚੰਦ ਤੇ (ਉਸ ਦੀ ਇਸਤ੍ਰੀ ਤਾਰਾ ਵਾਂਗ) (ਕਲਗੀਧਰ ਜੀ ਤੇ 
ਮਾਤਾ ਜੀਤੋ ਜੀ) ਸੋਭਾ ਦੇ ਰਹੇ ਹਨ। 


'ਨੌਵੇਂ ਸਤਿਗੁਰੂ ਜੀ ਦੇਖ ਕੇ ਬਹੁਤੇ ਅਨੰਦ ਵਿੱਚ ਬਹੁਤੇ ਲੀਨ 
ਹੋ ਰਹੇ ਹਨ (ਜਿਸ ਕਰਕੇ) ਬਾਰ ਬਾਰਰੋਮ ਖੜੇ ਹੋ ਰਹੇ ਹਨ। 
ਦੋਨੋਂ ਇਸਤ੍ਰੀ ਪਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1061 


ਜਨੁ ਪ੍ਰਮੋਦ ਮੁਦਰੂਪ ਥਏ'। 
ਕੰਦਨ ਅਘ ਕੋ ਦਰਸ ਤਹਾਂ'। 


ਮੋਦ ਬਿਨੌਦ ਪ੍ਰਮੋਦ ਬਢੋ ਅਤਿ', 


ਹਾਸ ਬਿਲਾਸ ਹੁਲਾਸ' ਮਹਾਂ ॥੧੨੨॥ 
ਬਯਾਹਿ ਉਛਾਹਿ ਯਾਹਿ ਸਮ ਕਾਹਿ, 
ਸੁ ਨਾਹਿੰ ਪਿਖਯੋ ਆਗੇ ਪਿਖ ਹੈਂ”। 


ਸੇਸ' ਮਹੇਸ? ਸਾਰਦਾ” ਚੱਕ੍ਰਿਤ', 
ਗੁਰੁ ਛਬਿ ਤਬਿ ਕਬਿ ਕੋ' ਲਿਖ ਹੈ। 
ਰਾਮ ਸੀਯਾ, ਸਤਭਾਮਾ ਜਦੁਪਤਿ', 
ਸ਼ਿਵ ਪਾਰਬਤੀ, ਕਾਮਰਤੀ'। 
ਬਯਾਹਿ ਯਾਹਿ ਸੁਖ ਮੂਲ ਦੂਲਹੋ, 


ਪਿਖਿ ਵਹਿ ਲਾਗੈਂ ਲਘੂ ਅਤੀ' ॥੧੨੪॥ 


ਭਏ ਨਿਛਾਵਰ' ਦਾਨ ਦੱਛਨਾ?, 


ਮਨ ਭਾਵਤ ਪਾਏ ਸਬਿ ਨੈ। 

ਤਨ ਮਨ ਧਨ ਜੋਰੀ ਧੁਮ ਧੋਰੀ, 

ਪਰ ਨਹਿ ਵਾਰਯੋ ਤਬਿ ਕਵਨੈ'। 

ਨਾਈ ਭਾਟ ਕਹਾਰ' ਡੂੰਮ ਦੂਜ”, 
ਤ੍ਰਿਪਤ ਭਏ ਹਰਖਾਇ ਮਹਾਂ। 

ਦੁਸਹਿ ਦਸਾ ਦੀਨੀ ਦੁਨਿਆਵੀ, 

ਦੁੱਖ ਦੀਨਤਾ ਦਾਰਿਦ ਦਹਾ' ॥ ੧੨੫ ॥ 


ਹੌਂਸ ਹਤੀ' ਹੋਰੈਂ ਮਾਂਗਨ ਕੀ, 
ਸਿਰ ਸਦਕਾ' ਜਿਨਿ ਗੁਰੈਂ ਲਹਾ?। 
ਗਾਨ ਨਿਸ਼ਾਨ' ਕੁਲਾਹਲ? ਭਾਰੀ, 


'ਜਾਣੌ ਬਹੁਤ ਅਨੰਦ ਵਿੱਚ ਅਨੰਦ ਦਾ ਹੀ ਰੂਪ ਹੋ ਗਏ। 


'ਚੰਦ ਵਾਂਗ ਅਨੰਦ ਦੇ ਦਾਤੇ, ਜਗਤ ਦੇ ਬੰਦਨਾ ਕਰਨ ਯੋਗ, 
ਪਾਪਾਂ ਨੂੰ ਕੱਟਣ ਵਾਲੇ (ਕਲਗੀਧਰ ਜੀ ਦਾ) ਉਥੇ ਦਰਸ਼ਨ 
ਕਰਕੇ। 

'ਅਨੰਦ ਰੂਪ ਕੌਤਕਾਂ ਦਾ ਬਹੁਤੇ ਤੋਂ ਬੁਹਤਾ ਅਨੰਦ ਵਧ 
ਗਿਆ। 

'ਉਤਸ਼ਾਹ। 


ਇਸ ਵਿਆਹ ਵਰਗਾ ਉਤਸ਼ਾਹ ਕਿਸੇ (ਵਿਆਹ ਦਾ) ਨ 
ਪਿਛੇ ਦੇਖਿਆ ਹੈ ਨ ਅੱਗੋਂ ਨੂੰ ਦੇਖਾਂਗੇ। 

'ਸ਼ੇਸ਼ ਨਾਗ। ?ਸ਼ਿਵ। “ਸਰਸੁਤੀ। ''ਹੈਰਾਨ ਹੁੰਦੇ ਹਨ। 

'ਕੌਣ ਕਵੀ। 

ਕ੍ਰਿਸ਼ਨ। 

'ਕਾਮਦੇਵ (ਅਤੇ ਉਸ ਦੀ ਇਸਤ੍ਰੀ) ਰਤੀ। 


ਇਸ ਵਿਆਹ ਦੇ ਸੁਖ ਦਾ ਮੁੱਢ ਲਾੜੇ (ਸ੍ਰੀ ਗੁਰੂ ਗੋਬਿੰਦ 
ਸਿੰਘ ਜੀ) ਨੂੰ ਵੇਖ ਕੇ ਉਹ (ਉਪ੍ਰੋਕਤਰਾਮ ਚੰਦਰ ਆਦਿ) 
ਬਹੁਤੇ ਛੋਟੇ ਜਿਹੇ ਲਗਦੇ ਹਨ। 

'ਵਾਰਨੇ। “ਸੱਜੇ ਹੱਥ ਨਾਲ ਅਰਪਨ ਕੀਤੀ ਭੇਟਾ। (ਅ) 
ਪ੍ਰੋਹਿਤ ਨੂੰ ਅਰਪਨ ਕੀਤੀ ਭੇਟਾ। 


'ਧਰਮ ਨੂੰ ਆਸਰਾ ਦੇਣ ਵਾਲੀ ਜੋੜੀ ਤੋ ਕਿਸ ਨੇ ਤਨ ਮਨ 
ਧਨ ਨਹੀਂ ਵਾਰਿਆ, ਭਾਵ ਸਭ ਨੇ ਵਾਰਿਆ ਹੈ। 
ਡੋਲੀ ਚੁੱਕਣ ਵਾਲੇ। “ਬ੍ੁਹਮਣ। 


'ਲੋਕ ਪੁਲੋਕ ਦੀ ਔਖੀ ਸਹਾਰਨ ਵਾਲੀ ਹਾਲਤ, ਗ਼ਰੀਬੀ ਦਾ 
ਦੁੱਖ ਤੇ ਆਲਸ ਸਾੜ ਦਿੱਤਾ। 

'ਇੱਛਾ ਮਰ ਗਈ। 

'ਸਿਰ ਤੋਂ ਵਾਰਿਆ ਪਦਾਰਥ। 'ਗੁਰਾਂ ਪਾਸੋਂ ਜਿਨ੍ਹਾਂ ਨੇ ਲਿਆ। 
'ਨਗਾਰਿਆਂ ਦੇ। “ਖ਼ੁਸ਼ੀ ਦਾ ਡੰਡ-ਰੌਲਾ। 





1062 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਵਨ' ਅਵਿਨ” ਨਭ” ਪੂਰ ਰਹਾ। 
ਸਮਧੀ ਪਰਸਪਰੈਂ ਪਰ ਪੋਖੇ, 
ਪੂਰਨ ਪਰਮ ਪ੍ਰੇਮ ਹੀਯੇ'। 


ਬਯਾਹਿ ਉਛਾਹਿ ਕਹੇ ਸਬਿ ਕੋ ਕਬਿ, 
ਅੰਤ ਨ ਸਾਰਦ' ਸੇਸ ਲੀਏ ॥ ੧੨੬॥ 
ਸੁਮਨ ਸਰਸ ਸੁਰ ਬਰਖ ਹਰਖ ਮਨਿ', 


ਜੈ ਜੈ ਧੁਨਿ ਨਭ ਧਰੈਂ ਭਰੀ'। 

ਆਇਸ' ਪਾਇ ਬਿੱਪਨ ਕੀ? ਸਖੀਆਂ, 
ਮੰਗਲ ਮਨਹਰ ਗਾਤ ਵਰੀ'। 

ਦੂਲੋ ਦੁਲਹਨਿ ਕੋ ਲਵਾਇ, 

ਸੁਖ ਸਦਨ ਸਿਧਾਰੀ ਮੋਦ ਮਏ'। 


ਜਾਂਵੀ ਬਢ ਆਏ ਜਨ ਵਾਸੈਂ', 

ਮਾਂਵੀ' ਗੁਨ ਗਨ ਗਾਇ ਗਏ ॥੧੨੭॥ 
ਹਾਸ ਬਿਲਾਸ ਰਾਸ ਰਸ ਸਖੀਅਨਿ, 
ਆਸ ਪਾਸ ਬਿਰਿ ਰਚੇ ਘਨੇ'। 


ਪੁਨ ਪੁਨ ਪਿਖੇ ਪਿਯਾ ਤਨ ਜੀਤੋ, 

ਨੈਨ ਸੰਕੋਚ ਸਨੇਹ ਸਨੇ'। 

ਪ੍ਰੇਮ ਪਯਾਸੇ ਹਰੈਂ ਮੀਨ ਛਬਿ', 

ਕੰਜ ਮਨੋ ਮੁਦ ਸਿੰਧ ਮਧੈਂ”। 

ਸੋਭਾ ਬਦਨ ਮਦਨ ਲਖਿ ਲਾਜੈ', 

ਸਦਨ ਛਬਿਨਿ ਗੁਰੁ ਸੋਹਿਂ ਬਧੈਂ! ॥੧੨੮॥ 
ਰਮਾ ਕੰਜ ਤੈ ਮੰਜ ਕਵਲ ਕਰ, 

ਪਗ ਜਾਵਕ ਜੁਤਿ ਅਤਿ ਸੋਹੈਂ”। 


ਮੁਕਟ ਪੁਰਟ ਸੁਠ ਜਟਤਿ ਲੁਕਟਿ ਛਬਿ, 
ਕੁੰਡਲ ਕਲਿਤ ਲਲਿਤ ਮੋਹੈਂ'। 


!'ਘੁਰ। “ਧਰਤੀ। “ਅਕਾਸ਼। 


'ਕੁੜਮ ਆਪਸ ਵਿੱਚ ਹਿਰਦੇ ਦੇ ਬਹੁਤੇ ਪੂਰਨ ਪ੍ਰੇਮ ਕਰ ਕੇ 
(ਪਰ) ਬਹੁਤ (ਪੌਖੇ) ਪ੍ਰਸੰਨ ਹੋਏ। 


'ਸਰਸੁਤੀ। “ਸ਼ੇਸ਼ ਨਾਗ 

'ਮਨ 'ਚ ਖ਼ੁਸ਼ ਹੋ ਕੇ ਦੇਵਤੇ ਬੁਹਤੇ ਫੁੱਲਾਂ ਦੀ ਵਰਖਾ ਕਰਦੇ 
ਹਨ। 

'ਅਕਾਸ਼ ਤੇ ਧਰਤੀ ਭਰ ਗਈ। 


।ਆਗਿਆ। “ਬ੍ਹਮਣਾਂ ਦੀ। 
'ਮਨ ਨੂੰ ਹਰਨ ਵਾਲੇ ਸ੍ਰੇਸ਼ਟ ਮੰਗਲ ਗਾਉਂਦੀਆਂ ਹਨ। 


'ਅਨੰਦ ਰੂਪ ਹੋ ਕੇ ਤੇ ਲਾੜੇ ਲਾੜੀ ਨੂੰ ਨਾਲ ਲੈ ਕੇ ਸੁਖਦਾਇਕ 
ਘਰ ਵਿੱਚ ਚਲੀਆਂ ਗਈਆਂ। 

'ਜਾਂਵੀ ਵਧ ਕੇ ਜੰਵ ਘਰ ਵਿੱਚ ਆ ਗਏ। 

'ਲੜਕੀ ਦੇ ਮਾਤਾ ਪਿਤਾ ਦੇ ਸਬੰਧੀ। 


'ਅਨੰਦ ਦੀ ਹੱਦ ਬਹੁਤੇ ਹਾਸ-ਰਸ ਦੇ ਬਚਨ ਸਖੀਆਂ ਨੇ 
ਆਸ ਪਾਸ ਖੜੇ ਹੋ ਕੇ ਬਹੁਤ ਕੀਤੇ। 


'ਪਿਆਰ ਨਾਲ ਮਿਲੇ ਹੋਏ। 

ਮੱਛੀ ਦੀ ਸੋਭਾ ਚੁਰਾਉਂਦੇ ਹਨ। 

'ਜਾਣੋ ਕੰਵਲ ਅਨੰਦ ਦੇ ਸਮੁੰਦਰ ਵਿੱਚ ਹਨ। 

'ਗੁਰਾਂ ਦੇ ਮੁੱਖ ਦੀ ਸੋਭਾ ਨੂੰ ਦੇਖ ਕੇ ਕਾਮ ਸ਼ਰਮਸਾਰ ਹੁੰਦਾ ਹੈ। 
'ਸੋਭਾ ਦੇ ਘਰ ਸਤਿਗੁਰੂ ਬਹੁਤੇ ਸੋਭ ਰਹੇ ਹਨ। 


'ਲੱਛਮੀ ਤੇ ਕੰਵਲ ਨਾਲੋਂ ਉੱਜਲ ਹੱਥ ਕਵਲ ਹਨ ਅਤੇ ਚਰਨ 
(ਜਾਵਕ) ਅਲਤਾ ਦੇ ਲਾਲਰੰਗ ਨਾਲ ਸੋਭ ਰਹੇ ਹਨ। 
'ਸੋਨੇ ਦਾ ਜੜਿਆ ਹੋਇਆ ਸੁੰਦਰ ਮੁਕਟ ਸੋਭਾ ਸਹਿਤ 


(ਲਕਟ) ਚਮਕ ਰਿਹਾ ਹੈ ਅਤੇ (ਲਲਿਤ) ਸੁੰਦਰ ਕੁੰਡਲਾਂ ਦੀ 
(ਕਲਿਤ) ਸਜਾਵਟ ਮਨ ਨੂੰ ਮੋਹਿਤ ਕਰਦੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1063 


ਪੀਤ ਬਸਨ ਛਬਿ ਖਸਨਿ ਦਾਮਨੀ, 
ਹਸਨ ਦਸਨ ਦੁਤਿ ਮੁਕਤ ਹਰੈ”। 


ਬਾਹੁ ਬਿਸਾਲ ਕਰਭਿ ਕਰ, ਰੰਭਾ 
ਜੰਘ ਥੰਭ ਜੁਗ ਕਾਮ ਵਰੈਂ! ॥੧੨੯॥ 


ਪੀਤ ਪੁਨੀਤ ਉਪਰਨਾ ਧੋਤੀ”, 


ਜੋਤੀ ਰਵਿ ਨਵ ਛਵਿ ਛਾਜੈ'। 


ਪੀਤ ਜਨੇਊ" ਮਨੋ ਬਦਨ ਸਸਿ ਪੈ, 


ਬਿਜਰੀ ਬਿਜੁਰੀ ਭ੍ਰਾਜੈ'। 


ਪਗ ਪਾਜਨੀ ਬਾਜਨੀ ਕਿੰਕਨੀ, 
ਮਦਨ ਮਜੀਰੈਂ ਦੈ ਦੁੰਦਭੀ'। 


ਬਿਸੂ ਬਿਜੈ ਹਿਤ ਬਾਇ ਚਵਜਯੋ ਜਨੁ, 
ਨਾਭਿ ਗੰਭੀਰ ਛੀਰ ਸਿੰਧ ਸੀ' ॥ ੧੨੮॥ 


ਤ੍ਰਿਛੀ ਚਿਤਨ ਨੈਨਨਿ ਸਰ ਮੈਨ ਸੁ, 
ਕੈਨ ਚੈਨ ਬਿਨ ਐਨ ਤਿਯੈਂ”। 


ਭ੍ਰਿਕੁਟੀ ਕੁਟਿਲ ਕਾਮ ਧਨੁਖੀ ਸੀ, 


ਪੀਲੇ ਬਸਤ੍ਰ ਬਿਜਲੀ ਦੀ ਚਮਕ ਨੂੰ ਖੋਂਹਦੇ ਹਨ। (ਅਤੇ) 
ਹੱਸਣ ਸਮੇਂ ਦੰਦਾਂ ਦੀ ਚਮਕ ਮੋਤੀਆਂ (ਦੀ ਚਮਕ) ਨੂੰ 
ਚੁਰਾਉਂਦੀ ਹੈ। 


'(ਕਰਭਿ) ਹਾਥੀ ਦੇ ਬੱਚੇ ਦੀ (ਕਰ) ਸੁੰਡ ( ਵਰਗੀਆਂ) 
ਦੇ ਦੋ ਚੰਗੇ ਥੰਮ ਹਨ। 

“ਧੋਤੀ ਪਰਨਾ ਪਹਿਨਿਆ ਕਹਿਣਾ ਇਕ ਅਟਾਪਟੀ ਜਿਹੀ 
ਗੱਲ ਹੈ, ਗੁਰੂ ਸਾਹਿਬਾਨ ਤਾਂ ਗੁਰਮਤਿ ਰਹੁ-ਰੀਤ ਦੇ 
ਸੰਚਾਲਕ ਸਨ। ਕੋਈ ਨਿੱਕੇ ਤੋਂ ਨਿੱਕਾ ਸਿੱਖ ਵੀ ਧੋਤੀ ਪਰਨਾ 
ਨਹੀਂ ਪਹਿਨਦਾ। ਇਸ ਲਿਖਤ ਨੂੰ ਆਖੇਪ ਜਾਂ ਉਲਥਾ 
ਸਮਝਣਾ ਚਾਹੀਦਾ ਹੈ, ਜੋ ਮੰਨਣ ਯੋਗ ਨਹੀਂ ਹੈ। 

'ਪਵਿਤ੍ਰ ਪੀਲੇਰੰਗ ਦੇ ਪਰਨਾ (ਸਾਫ਼ਾ) ਤੇ ਧੋਤੀ ਹਨ, (ਜਿਨ੍ਹਾਂ 
ਦੀ) (ਜੋਤੀ) ਚਮਕ ਨਵੇਂ ਸੂਰਜ ਦੀ (ਛਵਿ) ਚਮਕ ਵਾਂਗ 
(ਛਾਜੈ) ਫਬ ਰਹੀ ਹੈ। 

“ਜਿਸ ਜਨੇਊ ਨੂੰ ਗੁਰੂ ਨਾਨਕ ਦੇਵ ਜੀ ਨੇ ਬਚਪਨ ਵਿੱਚ ਹੀ 
ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਜਨੇਊ ਨੂੰ ਦਸਮ 
ਪਾਤਸ਼ਾਹ ਜੀ ਕਿਵੇਂ ਪਹਿਨ ਸਕਦੇ ਹਨ ਤੇ ਨੌਵੇਂ ਪਾਤਸ਼ਾਹ 
ਕਿਵੇਂ ਪਹਿਨਾ ਸਕਦੇ ਹਨ। ਇਸ ਲਿਖਤ ਨੂੰ ਆਖੇਪ ਜਾਂ 
ਉਲਥਾ ਸਮਝੋਂ। ਸਿੱਖਾਂ ਦੇ ਮੰਨਣ ਯੋਗ ਨਹੀਂ ਹੈ। 

'ਪੀਲਾ ਜਨੇਊ ਸ਼ਰੀਰ (ਉੱਤੇ) ਐਉਂ' ਚਮਕਦਾ ਹੈ ਜਾਣੋ 
ਚੰਦੂਮਾ ਉਤੇ (ਬਿਜੁਰੀ) ਬਹੁਤੀ ਜੁੜੀ ਹੋਈ ਬਿਜਲੀ (ਭ੍ਹਾਜੈ) 
ਚਮਕ ਰਹੀ ਹੈ। 


(ਗੁਰਾਂ ਦੇ) ਚਰਨਾਂ ਵਿੱਚ ਝਾਂਜਰਾਂ (ਤੇ ਲੱਕ ਨਾਲ) 
ਘੁੰਗਰੂਦਾਰ ਤੜਾਗੀ ਐਉਂ ਵੱਜਦੀ ਹੈ (ਜਾਣੋ) ਕਾਮ 
ਆਪਣੀਆਂ ਝਾਂਜਰਾਂ ਤੇ ਨਗਾਰਾ (ਦੈ) ਵਜਾ ਰਿਹਾ ਹੈ। 


'ਜਾਣੋ ਜਗਤ ਨੂੰ ਫ਼ਤਹ ਕਰਨ ਵਾਸਤੇ (ਕਾਮ ਨਗਾਰਾ) ਵਜਾ 
ਕੇ ਚੜ੍ਹਿਆ ਹੈ, (ਗੁਰਾਂ ਦੀ) ਧੁੰਨੀ ਖੀਰ ਸਮੁੰਦਰ ਵਾਂਗ ਡੂੰਘੀ 
ਹੈ। 


'ਨੇਤ੍ਰਾਂ ਦੀ ਟੇਢੀ ਝਾਕਣੀ ਕਾਮ ਦੇ ਤੀਰਾਂ ਵਰਗੀ ਹੈ ਜੋ 
ਇਸਤ੍ਰੀਆਂ ਨੂੰ ਚੰਗੀ ਤਰ੍ਹਾਂ ਵਿਆਕੁਲ ਕਰ ਰਹੀ ਹੈ। 





1064 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਨਖੀ ਚਿਤਵਨ ਚੁਭੈ ਹਿਯੈਂ”। 'ਕਾਮ ਦੇ ਧਨੁਖ ਵਰਗੇ ਟੇਢੇ ਭੁਵੱਟੇ ਹਨ ਜਦ ਗੁੱਸੇ ਨਾਲ 
ਵੇਖਦੇ ਹਨ ਤਾਂ ਹਿਰਦੇ 'ਚ ਚੁਭ ਜਾਂਦੇ ਹਨ। 

ਲਗੀ ਲਟਕਿ ਲਟ ਸਾਫ ਕਾਫ ਜਨੁ, 

ਮੁਨਸ਼ੀ ਮਦਨ ਬਿਲੌਰ ਲਿਖ੍ਯੋ'। 'ਕੇਸਾਂ ਦੀ ਲਿਟ ਲਮਕ ਕੇ (ਮੁਖ ਤੇ ਐਉਂ) ਲੱਗੀ ਹੋਈ ਹੈ 
ਜਾਣੋ ਕਾਮ ਰੂਪ ਮੁਣਸ਼ੀ ਨੇ ਸ਼ੀਸ਼ੇ ਤੇ ਸਾਫ਼ (ਅਰਬੀ ਦਾ 
ਅੱਖਰ) 'ਕਾਫ਼' ਲਿਖਿਆ ਹੋਇਆ ਹੈ। 

ਅਹਿ ਛੰਨਾ ਕਿਤ ਸੁਧਾ ਪਾਨ ਹਿਤ, 

ਬਦਨ ਸੁਧਾਕਰ ਪਰ ਲਪਕਯੋ' ॥੧੨੧॥ 'ਜਾਂ ਸੱਪ ਦਾ ਬੱਚਾ ਅੰਮ੍ਰਿਤ ਪੀਣ ਵਾਸਤੇ ਮੁਖ ਰੂਪ ਅੰਮ੍ਰਿਤ ਦੇ 
ਸਮੁੰਦਰ ਉੱਪਰ ਝਪਟ ਮਾਰ ਰਿਹਾ ਹੈ। 

ਅਧਰ ਮਧੁਰ ਰਸ ਸਾਨੀ ਬਾਨੀ, 

ਭੁਗਤਿ ਮੁਕਤਿ ਦਾ ਯੁਕਤਿ ਮਈ'। ਬੁਲ੍ਹਾਂ ਚੋਂ ਮਿੱਠੇਰਸ ਨਾਲ ਮਿਲੀ ਹੋਈ ਯੁਕਤੀ ਸਹਿਤ ਬਾਣੀ 
ਭੋਗ ਤੇ ਮੋਖ ਦੇ ਦੇਣ ਵਾਲੀ ਹੈ। 

ਸੁਨਿ ਸਬਿ ਕੇ ਹਿਯ ਹਰੇ' ਕਰੇ ਵਸ, 'ਹਿਰਦੇ ਚੁਰਾ ਕੇ। 

ਵਸੀਕਰਨ ਜਾਦੂ ਸੁ ਭਈ। 

ਸਕਲ ਸ਼ਰੀਰ ਸਿੰਧੁ ਸੈਂਦਰਜ ਅਤਿ', 'ਬਹੁਤੀ ਸੁੰਦਰਤਾ ਦਾ ਸਮੁੰਦਰ ਹੈ। 

ਅਕਲ ਇਲਾਹੀ ਅਧਿਕ ਅਤੀ'। '(ਗੁਰਾਂ ਦੀ) ਰੱਬੀ ਅਕਲ ਬਹੁਤ ਤੋਂ ਬਹੁਤ ਹੈ। 

ਹਾਵ ਭਾਵ ਕਰਿ ਹਾਰ ਰਹੀ ਸਬਿ, 

ਅਤਿ ਪ੍ਰੀਤੀ ਯੁਤ ਮੋਹ ਮਤੀ' ॥ ੧੩੨॥ 'ਮੋਹ 'ਚ ਮਸਤ ਹੋਈਆਂ। 

ਸਚੀ ਸਾਰਦਾ ਉਮਾਰਮਾ ਸੀ, 

ਸਾਸ ਪਾਸ ਸਬਿ ਥਿਰਿ ਪਿਥੈਂ। 

ਬਾਤੈ' ਸੰਗ ਸਾਰੀਅਨ' ਕਰਬੇ 'ਸਾਲੀਆਂ ਨਾਲ। 

ਹੇਤ, ਸਿਖਾਵਨਿ ਬਿਬਿਧਿ ਸਿਖੈਂ”। (ਸੱਸ ਜੀ) ਅਨੇਕ ਤਰ੍ਹਾਂ ਦੀਆਂ ਸਿੱਖਿਆ ਸਿਖਾਉਂਦੇ ਹਨ। 

ਜਨਮ ਲਾਭ ਲੈ ਨੈਨ ਸਫਲ ਕਰਿ, 

ਅਪ੍ਰਮਾਨ' ਸੁਖ ਲੇਤਿ ਸਬੈ। ਮਿਣਤੀ ਤੋਂ ਰਹਿਤ। 

ਸਾਸ ਪਾਸ ਭੋਜਨ ਕਰਿ ਦੂਲੋ, 

ਜਨ ਵਾਸੈ ਪੁਨ ਅਏ ਤਬੈ ॥ ੧੩੨ ॥ 

ਪਰਮ ਪ੍ਰਮੁਦਤ ਭਏ' ਸਤਿਗੁਰੁ ਪਿਖਿ, 'ਬਹੁਤੇ ਜ਼ਿਆਦਾ ਖ਼ੁਸ਼ ਹੋਏ। 

ਜਨੁ ਬਰਾਤ ਕੇ ਜੀਵ' ਅਏ। 'ਜਿੰਦ, ਜਾਨ। 

ਨਿਸਾ ਬਿਤਾਇ ਨਹਾਇ ਫਜਰ' ਸਬਿ, 'ਅੰਮ੍ਰਿਤ ਵੇਲੇ। 

ਭੂਸ਼ਨ ਬਸਤੁ ਸਜਾਤ ਭਏ। 

ਪੁਨ ਪੁਸਾਦ ਹੇਤ ਕਹਿ ਹਰਜਸ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1065 


ਅਹਿਲਾਦ ਕੇਤੁ' ਬਰਾਤ ਬੁਲਾ। 
ਦਏ ਪਾਵੜੇ' ਪਰਮ ਅਨੂਪਮ, 


ਬਿਭੋ ਦਿਖਾ ਦਿਯਿ ਬਰਣ ਭੁਲਾ' ॥ ੧੩੪ ॥ 
ਬੰਦੀ ਬੇਦ ਬਦੈਂਹ ਬਿਦੂਖਕ, 
ਬਿਬੁਧਿਨਿ ਬਿਬਿਧਾ ਬਾਦ ਬਜੈਂ”। 


ਦੁੰਦਭਿ ਦੀਹ ਧੁੰਕਾਰਤਿ ਧੌਸੇਂ, 
ਧਮਕਿ ਧਰਾ ਗਜ ਬਾਜ ਗਜੈਂ”। 


ਕੌਲਾਹਲ ਕੰਤੂਹਲ ਕੌਤਕ, 
ਕਹੇ ਕੌਨ ਕੇਤਕ ਕਰਿ ਹੈਂ”। 


ਰਹਯੋ ਦਸੋ ਦਿਸ ਸੁਰ ਭਰਿ ਹੈ' ॥ ੧੩੫॥ 


ਗਾਵਤ ਭੱਟ ਨਕੀਬ' ਸੁਜਸ ਬਹੁ, 
ਕੋਕਿਲ ਕੰਠੀ' ਗਾਨ ਕਰੈਂ। 

ਗਏ ਧਾਮ ਹਰਜਸ ਕਰਿ ਬੰਦਨ, 
ਆਸਨ ਦਏ ਜਥੋਚਿ ਵਰੈਂ'। 

ਚਰਨ ਧੋਇ ਮਨ ਪੋਇ' ਪੇਮ ਅਤਿ, 
ਨਿਹ ਦ੍ਰਿਗ ਲਾਇ ਪੀਓ। 
ਖੁਰਲੀ ਭਰੀ' ਰੀਤਿ ਕੁਲ ਕੀਨੀ, 


ਏਕ ਵਾਰ ਕਰਿ ਸਬਿਨਿ ਛੀਓ' ॥੧੩੬॥ 
ਕਨਕ' ਥਾਲ ਪੁਨ ਭੋਜਨ ਬਿਬਿਧਾ, 

ਛਿਨ ਮੈਂ ਸਥਿਨਿ ਪਰੋਸ ਦੀਓ। 

ਸਰਸ ਸੁਧਾ ਤੈ ਸ੍ਰਾਦ ਅਨਿਕਧਾ', 


ਛਕਨ ਲਗੇ ਅਤਿ ਰਹਸ ਥੀਓ'। 


'ਖ਼ੁਸ਼ੀ ਦਾ ਨਿਸ਼ਾਨ। 

/ਪਾਵਟੇ ਵਿਛਾ ਦਿੱਤੇ (ਪਾਵਟਾ-ਉਹ ਬਸਤੁ ਜਿਸ ਉਪਰ 
ਪ੍ਰਾਹੁਣਾ ਪੈਰਰੱਖ ਕੇ ਆਵੇ)। 

'ਬਿਭੂਤੀ ਦਿਖਾ ਕੇਰੰਗ ਭੁਲਾ ਦਿੱਤੇ। 


'ਭੱਟ ਤੇ (ਬਿਦੂਖਕ) ਪੰਡਿਤ ਵੇਦ ਉਚਾਰ ਰਹੇ ਹਨ ਅਤੇ 
(ਬਿਬੁਧਿਨਿ) ਚੰਗੇ ਵਜੰਤ੍ਰੀ ਅਨੇਕ ਤਰ੍ਹਾਂ ਦੇ ਵਾਜੇ ਵਜਾ ਰਹੇ 
ਹਨ। 


'ਵੱਡੇ ਨਗਾਰਿਆਂ ਤੇ ਧੌਂਸਿਆਂ ਦੀ ਧੁਨ ਹੋ ਰਹੀ ਹੈ (ਜਿਸ 
ਨਾਲ) ਧਰਤੀ ਧਮਕਦੀ ਹੈ ਤੇ ਹਾਥੀ ਘੋੜੇ ਗੱਜਦੇ ਭਾਵ ਬੋਲਦੇ 
ਹਨ। 


'ਅਸਚਰਜ ਕੌਤਕਾਂ ਦਾ ਡੰਡ-ਰੌਲਾ ਕੌਣ ਕਹੇ ਕਿ ਕਿਤਨਾ ਕੁ 
ਕਰ ਰਹੇ ਹਨ। 


!ਮੰਗਲ ਗਉਣ ਦੇ ਮੁੱਖੀ ਖ਼ੁਸ਼ੀਆਂ ਦੇ ਅਲਾਪ ਕਰ ਰਹੇ ਹਨ 
ਜਿਸ ਦੀ ਅਵਾਜ਼ ਦਸਾਂ ਤਰਫ਼ਾਂ ਵਿੱਚ ਭਰ ਰਹੀ ਹੈ। 
'ਵੱਸਾਵਲੀ ਤੇ ਜੱਸ ਕਹਿਣ ਵਾਲੇ। 

'ਕੋਇਲ ਵਰਗੇ ਗਲੇ ਵਾਲੀਆਂ। 


'ਜਥਾ ਜੋਗ ਚੰਗੇ ਆਸਣ ਦਿੱਤੇ। 

ਪ੍ਰੋ ਕੇ। 

ਅੱਖਾਂ ਨੂੰ ਲਾ ਕੇ (ਚਰਨਾਂਮ੍ਰਿਤ) ਪੀਤਾ। 

'ਖੱਤੀਆਂ ਦੇ ਵਿਆਹ ਦੀ ਇਕ ਭੋਜਨਰੀਤੀ, ਇਕੱਠੀ 
ਮਿਠਾਈ ਸਭ ਅੱਗੇ ਢੇਰ ਲਾ ਕੇਰੱਖਣੀ। 

'ਛਕਿਆ, ਖਾਧਾ। 

'ਸੋਨੇ ਦੇ। 


'ਅਨੇਕ ਤਰ੍ਹਾਂ ਦੇ (ਭੋਜਨ) ਅੰਮ੍ਰਿਤ ਨਾਲੋਂ ਬਹੁਤੇ ਸੁਆਦ 





1066 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਂਧੀ ਪੱਤਲ' ਗਾਇ ਸੁੰਦਰੀ, 
ਚਤੁਰ ਛੁਡਾ ਪੁਨ ਬੰਧੀ ਵਹੀ'। 


ਮਧੁਰ ਮਨੋਹਰ ਮਿਿਦੁਲ' ਮਹਾਂ ਮੁਦ 


ਦਾਇ, ਨਾਗਰੀ' ਗਾਇ ਰਹੀ ॥੧੨੭॥ 


ਭਾਮਨਿ' ਗਾਵਨਿ ਗਾਰਿ” ਸੁਨਾਵਨਿ, 


ਲੈ ਲੈ ਨਾਮ ਅਲਾਵਨਿ' ਸੋ। 
ਪੈ ਵਹਿ ਭਾਵਨਿ' ਅਧਿਕ ਸੁਹਾਵਨਿ 
ਪਾਵਨਿ ਮੋਦ' ਬਢਾਵਨਿ ਸੋ। 
ਲੇਝ! ਪੇਝ” ਭੁਖਾ ਭੋਜ! ਚਤੁਰਧਾ?2, 


ਖਟ ਰਸ' ਬਾਂਛਿਤ ਪਰੁਸ? ਰਹੇ। 


ਇਕ ਇਕਰਸ ਕੇ ਭੇਦ ਅਨੰਤੈ, 

ਬਾਨਿ ਅਨੰਤੈ' ਸਕ ਨ ਕਹੇ ॥ ੧੩੮ ॥ 
ਸਨੇ ਸਨੇ ਛਕਹੀਂ ਬਕਹੀਂ ਤਿਯ', 
ਜ਼ੂਰਨ ਮਨੋ ਹਜ਼ਮ ਦੈਹੀਂ। 

ਛੈਲ ਛਬੀਲੇ ਛਕੇ ਮਦਨ ਮਦ, 
ਕੁਵਰੀ ਕੁਵਰ ਸਬੈ ਹੀ'। 


ਛਕਿ ਭੋਜਨ ਗੁਰੁ ਕੀਨ ਆਚਮਨ', 


ਪੱਤਲਾਂ (ਥਾਲੀਆਂ) ਬੰਨ੍ਹ ਦਿੱਤੀਆਂ ਭਾਵ ਜੰਵ ਬੰਨ੍ਹ ਦਿੱਤੀ। 
'ਚਤੁਰ (ਜਾਂਵੀਆਂ) ਨੇ (ਪੱਤਲਾਂ) ਛੁਡਾ ਕੇ ਉਹ (ਸੁੰਦਰੀਆਂ) 
ਬੰਨ੍ਹ ਦਿੱਤੀਆਂ। 

'ਕੋਮਲ। 

'ਚਤੁਰ ਇਸਤ੍ਰੀਆਂ। 

'ਇਸਤ੍ਰੀਆਂ। "ਇਹ ਬੜੇ ਅਸਚਰਜ ਦੀ ਗੱਲ ਹੈ ਕਿ 


ਮਾਂਵੀ ਦੋਵੇਂ ਧਿਰਾਂ ਗੁਰੂ ਕੇ ਅਨੰਨਿ ਸਿੱਖ ਹੋਣ ਫਿਰ ਬਾਣੀ 
ਦੀਆਂ ਪ੍ਰੇਮਣਾਂ ਤੇ ਨਾਮ ਰੰਗ ਵਾਲੀਆਂ ਮਾਈਆਂ ਤੇ ਬੀਬੀਆਂ 
ਗੁਰੂ ਸਾਹਿਬਾਨ ਦੀ ਮੌਜੂਦਗੀ ਵਿੱਚ ਜਾਂਵੀਆਂ ਦੇ ਨਾਮ ਲੈ ਲੈ 
ਕੇ ਸਿੱਠਣੀਆਂ ਦੇ ਬਹਾਨੇ ਗਾਲ੍ਹਾਂ ਦੇਣ। ਇਹ ਕਥਲ 
ਅਸਲੀਅਤ ਤੋਂ ਦੂਰ ਹੋਣ ਕਰਕੇ ਮੰਨਣ ਯੋਗ ਨਹੀਂ। ਅਜਿਹੇ 
ਖ਼ੁਸ਼ੀਆਂ ਦੇ ਮੌਕੇ ਸਮੇਂ ਹਜ਼ੂਰ ਦਾ ਫ਼ੁਰਮਾਣ ਹੈ: ਗੁਰਬਾਣੀ 
ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥ (ਪੰ. 
੩੯੬) 

'ਕਹਿੰਦੀਆਂ ਹਨ। 

'ਚੰਗੀਆਂ ਲਗਦੀਆਂ ਹਨ। 

ਪਵਿੱਤਰ ਅਨੰਦ। 

'ਚੱਟਣ ਵਾਲੇ ਚਟਣੀ ਆਦਿ ਭੋਜਨ। “ਪੀਣ ਵਾਲੇ ਦੁੱਧ ਆਦਿ 
ਭੋਜਨ। “ਜੋ ਦੰਦ ਤੇ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ। 
ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧੇ ਜਾਣ ਵਾਲੇਰੋਟੀ, 
ਮਿਠਾਈ ਆਦਿ ਭੋਜਨ। ?2ਚਾਰ ਤਰ੍ਹਾਂ ਦੇ (ਭੋਜਨ)। 

'ਛੇ ਤਰ੍ਹਾਂ ਦੇਰਸ-ਮਿੱਠਾ, ਸਲੂਣਾ, ਚਰਪਰਾ (ਤਿੱਖਾ), 
ਕਸੈਲਾ, ਖੱਟਾ ਅਤੇ ਕੌੜਾ। “ਜੋ ਚਾਹੀਦੇ ਹਨ ਪਰੋਸ ਰਹੇ 
ਹਨ। 


।'ਅਣਗਿਣਤ ਸਰਸੁਤੀਆਂ (ਵੀ)। 
।ਇਸਤ੍ਰੀਆਂ ਬੋਲਦੀਆਂ ਹਨ। 


'ਸਾਰੇ ਹੀ ਸੁੰਦਰ ਜਵਾਨ ਮੁੰਡੇ ਤੇ ਕੁੜੀਆਂ ਕਾਮ ਦੀ ਮਸਤੀ 
'ਚ ਭਰੇ ਹੋਏ ਹਨ। 
'(ਜਲ) ਛਕਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1067 


ਦੀਨ ਪਾਨਿ ਕਰ ਧੋਏ'। 

ਏਲਾ' ਪਾਨ ਪੁੰਗੀ£ ਦੈ ਪੂਜੇ, 
ਹਰਜਸ ਅਤਿ ਮੁਦ ਹੋਏ ॥੧੩੯ ॥ 
ਬਧੇ ਬਸਾਯੋ ਬਿੱਤ ਮੇਂਹ ਸਮ, 

ਨੇਗ ਨੇਗੀਅਨਿ ਦਾਏ'। 


ਹਨੇ ਨਿਸ਼ਾਨ ਗਹਿ ਗਹੇ ਗਾਢੇ', 


ਗੁਰੁ ਜਨ ਵਾਸਹਿ' ਆਏ। 

ਨਿਤ ਪ੍ਰਤਿ ਇਸੀ ਭਾਂਤਿ ਅਤਿ ਨੂਤਨ', 
ਭੋਜਨ ਸ਼ਗਨ ਸੁਹਾਹੀਂ। 

ਮੰਗਲ ਮੋਦ ਨਗਰ ਨਭ ਰਹਿ ਭਰ', 
ਨਿਸ ਦਿਨ ਛਿਨ ਸਮ ਜਾਹੀਂ ॥੧੪੦॥ 
ਭੂਪ ਪਹਾਰਨਿ ਬਾਈ ਧਾਰਨਿ 

ਕੇਰ, ਨਿਹਾਰਨਿ ਕੈਹੈਂ”। 

ਸੁਨਯੋ ਨ ਪਿਖਜੋ ਇਸੈ ਹੈ'। 

ਆਠ ਪਹਿਰ ਨਿਤਰੈ ਹੈ। 

ਬਾਂਛਿਤ ਪਾਇ ਜਾਇ ਜਸ ਬਰਨੈ', 
ਆਇ ਔਰ ਪੁਨ ਲੈਹੈਂ ॥੧੪੧॥ 


ਦੋਹਰਾ: 
ਕੇਤਿਕ ਦਿਵਸ ਲਹੌਰੀਅਨਿ, 

ਰਖੀ ਬਰਾਤ ਬਖਯਾਤ। 

ਭੋਜਨ ਛੱਪਨ ਭਾਂਤਿ ਕੋ, 

ਨਿਤ ਨਿਤ ਨਏ ਛਕਾਤਿ ॥ ੧੪੨ ॥ 
ਇਤ ਸਤਿਗੁਰੁ ਸਬਿ ਬਰਾਤ ਕੋ, 
ਨਈ ਪੁਸ਼ਾਕ ਹਮੇਸ਼। 

ਆਪ ਪਹਿਰ ਪਹਿਰਾਵਹੀਂ, 

ਜਾ ਮੈਂ ਇਤਿਕ ਬਿਸ਼ੇਸ਼' ॥੧੪੩॥ 


(ਉਹਨਾਂ) ਪਾਣੀ ਦਿੱਤਾ (ਗੁਰਾਂ) ਹੱਥ ਧੋ ਲਏ। 
'ਲਾਇਚੀ। “ਸੁਪਾਰੀ। 


'ਵਧੇ ਭਾਵ ਗੁਰੂ ਜੀ ਉੱਠ ਕੇ ਚੱਲੇ, ਮੀਂਹ ਵਾਂਗ ਧਨ ਦੀ 
ਵਰਖਾ ਕੀਤੀ ਤੇ ਲਾਗੀਆਂ ਨੂੰ ਲਾਗ ਦਿੱਤੇ। 

'ਤਕੜੇ (ਡੰਡੇ) ਫੜ ਫੜ ਕੇ ਧੌਂਸਿਆਂ ਤੇ ਮਾਰੇ ਭਾਵ ਜ਼ੋਰ 
ਨਾਲ ਧੈਂਸੇ ਵਜਾਏ। 

'ਜੰਵ ਘਰ। 

'ਨਵੇਂ। 


'ਖ਼ੂਸ਼ੀਆਂ ਤੇ ਅਨੰਦ ਨਾਲ ਸ਼ਹਿਰ ਤੇ ਆਕਾਸ਼ ਭਰ ਰਿਹਾ ਹੈ। 


'ਦੇਖਦੇ ਹਨ। 


'ਇਹੋ ਜਿਹਾ (ਵਿਆਹ)। 


'ਉਚਾਰਦੇ ਹਨ। 


'ਛਿਪੰਜਾ (੫੬) ਤਰ੍ਹਾਂ ਦੇ। 


'ਜਿਸ ਵਿੱਚ ਏਨੀ ਕੁ ਖ਼ਾਸ ਗੱਲ ਸੀ। 





1068 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਰਜੀ ਧੋਬੀ ਸੰਗ ਥੇ 

ਤਿਨ ਤੈ ਧੁਵਾਇ ਸਿਲਾਇ। 

ਜਥਾ ਜੋਗ ਦੈਹੈਂ ਸਬਿਨਿ, 

ਲੋਗ ਲਖੈਂ ਨਹਿਂ ਕਾਇ' ॥ ੧੪੪॥ 


੨੩੩ 


ਬਸਨ ਸਫੱਯੇ ਕਾਰੀ' ॥। ੧੪੫॥ 


ਸੁਨਿ ਗੁਰੁ ਦਹਮ', ਨੌਮ ਗੁਰੁ ਤੈ ਲੈ 
ਆਗਜਾ, ਹੂ ਅਸਵਾਰੈਂ। 

ਗਿਰ ਵਰ ਪਰ' ਚਢਿ ਬਰਛਾ ਮਾਰਜੋ, 
ਸਮੁੱਥ ਸੁਖਦ ਉਦਾਰੈਂ। 

ਕਹਸੋ ਨ ਸੰਗੋ ਸੰਗੋ ਨਿਸੰਗੋ, 


ਕਰ ਸੰਗੋ ਊਖਾਰੋ'। 


ਪੁਨ ਦਸਮੇਸ਼ ਨਿਕਾਰੋ ॥ ੧੪੬॥ 
ਨਿਕਸੀ ਧਾਰਿ ਵਾਰਿ ਵਰ ਗੰਗਾ', 
ਫਿਰਿ ਦੂਸਰ ਬਿਰਿ ਮਾਰਾ। 
ਨਿਕਸਾਯੋ ਮਾਤਲ ਤੈ' ਸੋ ਗੁਰੁ, 
ਜਮਨਾ ਜਲ ਉਭਾਰਾ'। 


ਤ੍ਰਿਤੀ ਤਕਾਇ ਲਗਾਇ ਦੁਹਿਨਿ ਮਧਿ, 


ਤ੍ਰਿਬੇਨੀ ਪੁਕਾਸੀ'। 


ਭਈ ਬਹਾਰ ਬਾਰਿ ਬਹਿ ਚਾਲਯੋ, 
ਬੇਸ਼ੁਮਾਰ ਬਰ ਰਾਸੀ' ॥ ੧੪੭॥ 


ਜਗਤ ਜੀਵ ਪਿਖਿ ਸ਼ਕਤਿ ਭਗਤ ਭੇ', 


ਅਬੈ ਲਗਤ ਸੋ ਬਹਿ ਹੈ'। 


'ਵਾਰਨੇ ਜਾਈਏ, ਪਾਣੀ ਨਹੀਂ ਲੱਭਦਾ, ਬਸਤੁ ਸਾਫ਼ ਕਰਨ 
ਲਈ। 
'ਦਸਵੇਂ ਸਤਿਗੁਰਾਂ। 


'ਸ੍ਰੇਸ਼ਟ ਪਹਾੜ ਉੱਪਰ। 


'ਸੰਗੋ ਨੂੰ ਕਿਹਾ ਤੁਸੀਂ ਸੰਗੋ ਨ ਨਿਸੰਗ ਹੋ ਕੇ ਹੱਥਾਂ ਨਾਲ 
(ਬਰਛਾ) ਪੁੱਟੋ। 


ਗੰਗਾ ਦੇ ਸ੍ਰੇਸ਼ਟ ਪਾਣੀ ਦੀ ਧਾਰ ਨਿਕਲੀ। 


ਮਾਮਾ (ਕਿਰਪਾਲ ਚੰਦ) ਜੀ ਤੋਂ। 
'ਕੱਢਿਆ। 


ਤਿੰਨੇ ਨਦੀਆਂ (ਗੰਗਾ, ਜਮਨਾ, ਸਰਸੁਤੀ) ਪੁਗਟ ਕਰ 
ਦਿੱਤੀਆਂ। 


'ਖ਼ੁਸ਼ੀ ਹੋ ਗਈ, ਬਹੁਤਾ ਸ੍ਰੇਸ਼ਟ ਤੇ ਬੇ-ਹਿਸਾਬ ਪਾਣੀ ਵਗ 
ਟੁਰਿਆ। 
'ਭਗਤ (ਸੇਵਕ) ਹੋ ਗਏ। 


'ਹੁਣ ਤਕ ਉਹ (ਪਾਣੀ) ਵੱਗਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1069 


ਪਿਖੀਅਤਿ ਕੁੰਡ ਮੱਜਯੋ ਹਮ ਭੀ', 
ਗੁਰੁ ਗਤਿ ਕੋਇ ਨ ਲਹਿ ਹੈ। 

ਬਡ ਭਾਗੀ ਜਨ ਨ੍ਰਾਵਤਿ। 

ਹਰਿ ਗਯਾਨ ਹਰਿ ਗਯਾਨ ਲਹੈ, 
ਜੋ ਉਰਿ ਗੁਰ ਧਜਾਨ ਧਰਾਵਤਿ ॥ ੧੪੮ ॥ 
ਬਿਦਾ ਹੋਨ ਨਿਤ ਪ੍ਰਤਿ ਗੁਰੁ ਚਾਹੈਂ, 
ਹਰਜਸ ਪਗ ਗਹਿ ਰਾਖੈ। 
ਸਮਝਾਇਵ ਪੁਨ ਬਹੁ ਸਾਥੈ'। 
ਤੁਮਰਾ ਨੇਹੁ ਨਿਰਾਲਾ ਨਿਰਖਯੋ', 
ਨਿਤ ਨੌਤਨ' ਨੁਤ ਨੀਕੈਂ”। 

ਪੈ ਅਬਿ ਬਿਦਾ ਦੀਜੀਏ, ਯੌਂ ਹੀ 
ਬਨੀ ਸਨਾਤਨ ਠੀਕੈ' ॥ ੧੪੯ ॥ 


ਸੁਨਿ ਮਨ ਮਾਨਿ ਦਾਜ ਬਹੁ ਦੀਨੇ, 
ਗਨਕ ਨ ਜੋ ਗਨ ਸਾਕੈ'। 

ਮਿਲਿ ਮਿਲਿ ਨਾਰਿਨਿ ਮੰਗਲ ਗਾਇਓ, 
ਮਹਾ ਮੋਦ ਮਨਿ ਪਾਕੈ। 

ਸ੍ਰੀ ਜੀਤੋ ਜੀ ਕੀ ਮਾਤਾ, 

ਤਿਹ ਪਤਿਬੂਤ ਧਰਮ ਸਿਖਾਯੋ। 

ਪਤਿ ਅਨਕੂਲ ਸਦਾ ਰਤਿ ਪਦ ਮੈਂ, 
ਪਤਿ ਪਰਮੇਸ਼ ਲਖਾਯੋ' ॥ ੧੫੦॥ 


ਪਰਮ ਪਿ੍ਰਿਯਾ ਪ੍ਰਾਨਨਿ ਸਮ ਪੁੱਤਰੀ, 


ਪ੍ਰਤੀ ਪਯਾਰ ਪੁਨ ਪੁਨ ਕੈ'। 
ਬਾਰਿ ਬਾਰਿ ਭਰਿ ਬਾਰਿ ਬਿਲੋਚਨ', 
ਔਰਨਿ ਸੋਂ ਕਹਿ ਗੁਨ ਕੈ'। 
ਕਤ ਸਿਰਜੀ ਬਿਧਿ' ਨਾਰਿ ਵਿਚਾਰੀ, 


'ਅਸੀਂ ਵੀ ਇਸ਼ਨਾਨ ਕੀਤਾ ਹੈ। 


।ਇਹ ਪ੍ਰਾਗਰਾਜ ਦੀ ਤ੍ਰਿਬੇਣੀ (ਵਾਂਗ) ਮੁਕਤੀ ਦੀ ਪੌੜੀ ਹੈ। 


ਰਿਸ਼ਤੇਦਾਰਾਂ ਨੇ। (ਅ) ਸਿੱਖਿਆ ਦੇ ਕੇ। (ਏ) ਮਿਸਾਲਾਂ ਦੇ 
ਕੇ। 
'ਦੇਖਿਆ ਹੈ। 


'ਨਵਾਂ। “ਚੰਗਾ ਉਸਤਤ ਯੋਗ। 


ਪੁਰਾਣੇ ਸਮੇਂ (ਤੋਂ ਇਹਰੀਤ) ਠੀਕ ਇਸੇ ਤਰ੍ਹਾਂ ਹੀ ਬਣੀ 
(ਆਈ ਹੈ)। 


ਜੋ (ਦਾਜ) (ਗਨਕ) ਹਿਸਾਬੀ ਵੀ ਗਿਣ ਨਹੀਂ ਸਕੇ। 


'ਪਤੀ ਦੇ ਅਨੁਸਾਰਰਹਿਣਾ, ਚਰਨਾਂ 'ਚ ਸਦਾ ਪ੍ਰੀਤਰੱਖਣੀ, 
ਪਤੀ ਨੂੰ ਪ੍ਰਮੇਸ਼ਰ ਜਾਨਣਾ। 


'ਪ੍ਰਾਣਾਂ ਵਾਂਗ ਬਹੁਤੀ ਪਿਆਰੀ ਪੁੱਤਰੀ ਨੂੰ ਬਾਰ ਬਾਰ ਪਿਆਰ 
ਕਰ ਕੇ। 

'ਨੇਤ੍ਹਾਂ 'ਚ ਪਾਣੀ ਭਰਕੇ। 

'ਵਿਚਾਰ ਕੇ। 

'ਬਿਧਾਤੇ ਨੇ ਕਿਉਂ ਜਾਂ ਕਿਸ ਲਈ ਪੈਦਾ ਕੀਤੀ। 





1070 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਯਾ ਮੋਹ ਮਈ ਪਿਤ ਸੁਤ ਪਤਿ, 
ਬਸਿ ਬਸਿ ਜੋਨਿਨਿ ਬਹਿ ਹੈ' ॥੧੫੧॥ 


ਔਰ ਸਯਾਨੀ ਜੀਤੋ ਜੀ ਕੋ, 

ਮਿਲਿ ਦ੍ਰਿਗਿ ਨੀਰ ਬਹਾਈ। 
ਕਰੁਣਾਰਸ' ਬਿਸਤਾਰ? ਪਯਾਰ ਦੈ, 
ਕਹੈਂ ਧੰਨਜ ਕੁਲਿ ਜਾਈ। 


ਧੰਨਯ ਕੁੱਖ ਤੂੰ ਜਹਾਂ ਉਪੰਨੀ', 
ਗੁਨਿ ਸਪੱਨਯ' ਸਬਿ ਕੰਨਯਾ। 
ਰੂਪ ਰਾਸਿ ਕੁਲ ਕਰੀ ਉਜੇਰੀ, 
ਪਤਿਬੁਤਿ ਧਰਮ ਅਨੌਨਯਾ' ॥ ੧੫੨॥ 


ਸਾਸੁ ਧੀਰ ਧਰਿ, ਪੀਰ ਹਰਨ ਪਗ 
ਗਹਿ, ਦ੍ਰਿਗਿ ਨੀਰਿ ਪਖਾਰੇ' ॥ ੧੫੩॥ 


“ਮਾਤਾ ਜੀਤੋ ਜੀ ਦੇ ਮਾਤਾ ਜੀ ਜੋ ਪੂਰਨ ਗੁਰਸਿੱਖੀ ਦੇ ਧਾਰਨੀ 
ਤੇ ਗੁਰਮਤਿ ਸਿਧਾਤਾਂ ਦੇ ਜਾਣੂ ਸਨ, ਉਹ ਇਸਤ੍ਰੀ ਜਾਤੀ ਦੀ 
ਪਰਾਧੀਨਤਾ ਤੇ ਉਸ ਦਾ ਮੋਹ ਵਿੱਚ ਫਸ ਕੇ ਜੂਨਾਂ 'ਚ ਪੈਣ ਦਾ 
ਜ਼ਿਕਰ ਕਰਨ, ਮੰਨਣ ਵਿੱਚ ਨਹੀਂ ਆਉਂਦਾ। ਗੁਰਮਤਿ 
ਅਨੁਸਾਰ 'ਨਰ ਮਨੁਖਾ ਨੋ ਏਕੁ ਨਿਧਾਨਾ' ਪ੍ਰਾਪਤ ਹੈ ਤੇ 'ਸੋ 
ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦੇ ਸੁਨਹਿਰੀ 
ਮਹਾਂਵਾਕ ਦੇ ਨਿਤਨੇਮਣ ਮਾਤਾ ਜੀ ਇਹ ਉਪ੍ਰੋਕਤ ਵਾਕ ਕਦੇ 
ਵੀ ਨਹੀਂ ਕਹਿ ਸਕਦੇ ਕਿ ਬਿਧਾਤਾ ਨੇ ਇਸਤ੍ਰੀ ਹੀ ਕਿਉਂ 
ਪੈਦਾ ਕੀਤੀ। ਇਹ ਬਚਨ ਨਿਰੇ ਹਿੰਦੂ ਜਾਂ ਬ੍ਰਹਮਣੀ ਖ਼ਿਆਲ 
ਹਨ ਜੋ ਗੁਰਸਿੱਖਾਂ ਦੇ ਮੰਨਣ ਯੋਗ ਨਹੀਂ ਹਨ। 


'ਮਾਇਆ ਰੂਪ (ਮਾਤਾ) ਪਿਤਾ, ਪਤੀ, ਪੁੱਤਰ ਆਦਿ ਦੇ ਮੋਹ 
ਦੇ ਵੱਸ ਹੋ ਕੇ (ਬਸਿ) ਅਧੀਨਰਹਿ ਕੇ ਜੂਨਾਂ 'ਚਰੁੜ੍ਹਦੀ ਹੈ 
ਭਾਵ ਪੈਂਦੀ ਹੈ। 


'ਰੋਂਦਿਆਂ ਹੋਇਆਂ। “ਬਹੁਤਾ। 


'ਪੈਦਾ ਹੋਈ। 
'ਸਹਿਤ। 


ਹੇ ਬਹੁਤੇ ਰੂਪ ਵਾਲੀ ਤੇ ਅਨੰਨਜ ਪਤੀ-ਬੂਤ ਧਰਮ ਵਾਲੀ ! 
ਤੈਂ ਸਾਡੀ ਕੁਲਰੌਸ਼ਨ ਕਰ ਦਿੱਤੀ ਹੈ (ਅਨੰਨਯ-ਦੂਜੇ ਨਾਲ 
ਸੰਬੰਧ ਦਾ ਅਭਾਵ)। 
(ਗੁਰਾਂ ਦੇ) ਚਰਨ। 


'ਪਲੋਸੇਂਗੀ, ਘੁੱਟੇਂਗੀ। 


ਤੇਰੇ ਸੰਬੰਧ ਕਰ ਕੇ ਅਸਾਂ ਉਸ (ਕਲਗੀਧਰ ਜੀ) ਦੀ ਕਾਮ 
(ਵਰਗੀ ਸੁੰਦਰ) ਮੂਰਤ ਦੇਖੀ ਹੈ। 


'ਪੀੜਾ ਮੇਟਣ ਵਾਲੇ (ਗੁਰਾਂ ਦੇ) ਚਰਨ ਪਕੜ ਕੇ ਨੇਤ੍ਰਾਂ ਦੇ ਜਲ 
ਨਾਲ ਧੋਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1071 


ਬਿਦਾ ਤਿਲਕ ਦੈ, ਫਿਦਾ ਕੀਨ ਮਨ', 
ਖਿਦਾ' ਸੋਕ ਕੈ ਬੋਲੀ। 

ਅਹੋ ਲਾਲ ! ਮਮ ਸੁਤਾ ਲਾਡਲੀ, 
ਅਜੋਂ ਬਾਲ ਹੈ ਭੋਲੀ। 

ਇਸ ਪਰ ਕ੍ਰਿਪਾ ਕਰਤਿ ਸਦ ਰਹੀਓ, 
ਜਾਨ ਗੁਲਾਮ ਚਰਨ ਕੀ। 

ਮਾਫ ਕਰਯੋ ਤਕਸੀਰ' ਯਾਹਿ ਕੀ, 
ਤੁਮ ਸਮ ਧੀਰ ਧਰਨ ਕੀ' ॥੧੫੪॥ 


ਕਰੁਨਾ ਐਨ' ਬੈਨ ਸੁਨਿ ਸਸੁ ਕੇ, 
ਨੈਨ ਸਜਲ ਕਰਿ ਬੋਲੇ। 

ਮਿਦੁਲ' ਮਧੁਰ? ਮਨੋਹਰ” ਮਾਨਦ'', 
ਮੋਖਦ' ਅਮਲ? ਅਮੌਲੇ। 

ਜੋ ਤੁਮ ਦੇਤਿ ਸਿਖਾਵਨਿ' ਮਾਈ, 
ਹਮ ਰਹਿ ਸਦ ਅਨੁਸਾਰੀ। 


ਸ੍ਰੀ ਗੁਰੂ ਨਾਨਕ ਭਲੀ ਕਰੈਂਗੇ, 
ਧੀਰ ਧਰੋ ਦਿਢ ਭਾਰੀ ॥ ੧੫੫ ॥ 
ਕੇਸਰ ਅਤਰ ਗੁਲਾਬ ਛਿਰਕ ਕੈ, 
ਅਧਿਕ ਗੁਲਾਲ' ਉਡਾਏ। 


ਅਤਿ ਆਨੰਦ ਯੁਤ ਬਿਦਾ ਹੋਇ, 
ਚਲਿ ਪੁਰਿ ਅਨੰਦ ਭਲ ਆਏ। 
ਬਗਰ ਬਜ਼ਾਰ ਅਗਾਰਨ ਪਰ', 

ਨਰ ਨਾਰਿ ਚਢੇ ਦਰਸਾਹੀਂ। 

ਅਤਿ ਉਤਸ਼ਾਹ ਬਯਾਹਿ ਕੌ ਪਿਖ ਕੈ, 
ਸੁਰ ਨਰ ਬਲ ਬਲ ਜਾਹੀ ॥ ੧੫੬॥ 
ਗਾਵਤਿ ਗੀਤ ਪੁਨੀਤ ਰੀਤਿ ਯੁਤ, 
ਦਰ ਪਰ ਕੋਕਲ ਬੈਨੀ। 

ਗੁਜਰੀ ਮਾਤ ਸਮਾਤਿ ਨ ਅੰਗਨਿ', 
ਹਰਖਿ ਨਿਰਖਿ ਛਬਿ ਨੈਨੀ'। 


'ਗ਼ਲਤੀ। 

ਤੁਹਾਡੇ ਵਾਂਗ ਧਰਤੀ ਦੀ ਧੀਰਜ ਹੈ ਭਾਵ ਤੁਸੀਂ ਵੱਡੇ 
ਧੀਰਜਵਾਨ ਹੋ। 

'ਕਿਰਪਾ ਦੇ ਘਰ। 


'ਕੋਮਲ। “ਮਿੱਠੇ। “ਸੁੰਦਰ। ''ਸਤਿਕਾਰ ਦੇਣ ਵਾਲੇ। 


'ਮੁਕਤੀ ਦੇਣ ਵਾਲੇ। “ਨਿਰਮਲ। 
'ਸਿਖਿਆਵਾਂ। 


'ਲਾਲੇ ਦੇ ਫੁੱਲ ਦੇਰੰਗ ਵਰਗਾ ਸੰਘਾੜੇ ਆਦਿ ਦਾ ਰੰਗੀਨ 
ਆਟਾ। 


'ਵਿਹੜਿਆਂ ਤੇ ਬਾਜ਼ਾਰਾਂ ਵਿੱਚ ਅਤੇ ਘਰਾਂ ਦੇ ਉੱਪਰ। 


ਅੰਗਾਂ ਵਿੱਚ। 
ਅੱਖਾਂ ਨਾਲ ਸੋਭਾ ਦੇਖ ਕੇ ਖ਼ੁਸ਼ੀ ਨਾਲ। 





1072 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਲਹਾ ਦੁਲਹਨਿ ਕੋ ਪਿਖਿ ਪੁਲਕੀ, 
ਪੀਓ ਵਾਰ ਵਰ ਵਾਰੀ'। 


ਜੀਵੋ ਜੋੜੀ ਜਬਿ ਲੌ ਰਵਿ ਸਸਿ, 
ਲੇਤਿ ਬਲੱਈਯਾਂ' ਸਾਰੀ ॥੧੫੭॥ 
ਰੂਪ ਅਨੂਪ ਦੁਲਹਨੀ ਕੋ ਪਿਖਿ, 
ਮੁਖ ਦਿਖਾਉਨੀ ਦੈਹੈ। 

ਬਾਰਹਿ ਬਾਰ ਸਨੁਖਹਿ' ਪਯਾਰ ਦੈ, 
ਮਾਤ ਪੁਮੋਦ ਬਢੈ ਹੈ। 

ਛੱਲਾ ਮੁੰਦੀ ਛੰਦ" ਖਿਲਾਏ', 


ਜਾਨਿ ਜਾਨਿ ਗੁਰੁ ਹਾਰੈਂ। 
ਕੀਨ ਰਹੱਸ ਹੱਸਿ ਹਸਿ ਬਸਯ', 


ਜਸੁ ਸਾਰਦ' ਸਕਿ ਨ ਉਚਾਰੈਂ ॥੧੫੮॥ 
ਨੈਨ ਜੀਹ' ਬਿਨ ਜੀਹ ਨੈਨ ਬਿਨ, 
ਯਾਂ ਤੇ ਭਏ ਲਚਾਰੇ। 

ਬਯਾਹਿ ਪੁਸੰਗ ਉਮੰਗ ਸੁਨੈ ਜੋ, 

ਸੋ ਪ੍ਮੋਦ ਨਿਹਾਰੇ'। 

ਨੇਮ ਸਪੁ੍‌ਮ ਪਢੈ ਸੁਨਿ ਹੈ ਨਿਤ, 

ਉਰਿ ਗੁਰੁ ਧਯਾਨ ਧਰੈ ਹੈ। 

ਅਪਨੋ ਯਾ ਨਿਜ ਸੁਤ ਕੋ ਸ਼ੀਘਰ, 
ਬਯਾਹਿ ਬਿਨੋਦ' ਪਿਥੈ ਹੈ ॥੧੫੯॥ 
ਸੀ ਗੁਰੁ ਤੇਗ ਬਹਾਦਰ ਸਾਦਰ, 

ਲਾਇ ਦਿਵਾਨ ਮਹਾਏ। 

ਬੈਠੇ ਅਤਿ ਛਬਿ ਛਾਏ'। 

ਬੁਹਮ ਗਯਾਨ, ਬਿਵੇਕ', ਸਾਂਤਿ ਰਸ, 


'ਲਾੜੇ ਲਾੜੀ ਨੂੰ ਦੇਖ ਕੇ ਖ਼ੁਸ਼ੀ 'ਚਰੋਮ ਖੜੇ ਹੋ ਗਏ, ਚੰਗਾ 
ਪਾਣੀ ਵਾਰ ਕੇ ਪੀਤਾ। 


'ਬੁਲਾਵਾਂ (ਆਫ਼ਤਾਂ )। 


'ਨੂੰਹ ਨੂੰ। 


'ਪਰਾਤ 'ਚ ਪਾਣੀ ਪਾ ਕੇ ਛੱਲਾ ਜਾਂ ਮੁੰਦੀ ਵਿੱਚ ਸੁੱਟ ਕੇ ਲਾੜੇ 
ਲਾੜੀ ਨੂੰ ਖਿਡਾਉਂਦੇ ਤੇ ਛੰਦ ਬੁਲਵਾਉਂਦੇ ਹਨ। “ਛੱਲਾ-ਮੁੰਦੀ 
ਨਾਲ ਲਾੜੇ ਲਾੜੀ ਨੂੰ ਖਿਡਾਉਣਾ ਤੇ ਛੰਦ ਬੁਲਵਾਉਣੇ ਇਹ 
ਮਨਮਤੀ ਰੀਤਾਂ ਹਨ ਇਨ੍ਹਾਂ ਦਾ ਗੁਰਮਤਿ ਰਹੁ-ਰੀਤ ਨਾਲ 
ਕੋਈ ਸਬੰਧ ਨਹੀਂ। ਗੁਰਸਿੱਖਾਂ ਦੀ ਹਰ ਰਹੁ-ਰੀਤ ਵਾਹਿਗੁਰੂ 
ਜੀ ਦੀ ਯਾਦ ਨਾਲ ਸਬੰਧਤ ਹੁੰਦੀ ਹੈ। 


'ਹਾਸੇ ਨੂੰ (ਬਸਯ) ਆਪਣੇ ਕਾਬੂ 'ਚਰੱਖ ਕੇ (ਰਹੱਸ) ਗੁਪਤ 
ਹਾਸਾ ਹੱਸਿਆ। 

'ਸਰੁਸਤੀ। 

'ਜ਼ਬਾਨ। 


'ਬਹੁਤ ਸੋਭਾ ਨਾਲ ਫਬ ਰਹੇ ਹਨ। 
'ਵਿਚਾਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੀਰ, ਕਿ ਸ਼ਿਵ, ਗਣ ਨਾਥਾ'। 


ਧਰਮ, ਸੁਕ੍ਰਿਤ', ਵਿਰਾਗ, ਗਯਾਨ ਕਿਤਿ:, 


ਧੀਰਜ, ਉੱਦਮ ਸਾਥਾ ॥੧੬੦॥ 
ਬਿਸ਼ਨੂ ਜਿਸ਼ਨੂ' ਸਸੀ? ਬਾਲ ਰਵਿ”, 
ਕੈ ਬੁਹਮ ਈਸ਼ ਸਦੇਹਾ'। 

ਪਰਮਾਰਥ ਪੁਰਖਾਰਥ£ ਸੋਹਿਤਿ, 
ਛਬਿ ਆਵਤਿ ਸਬਿ ਏਹਾ'। 


ਦਰਸ਼ਨ ਦੈ ਨਿਹਾਲ ਗੁਰੁ ਕਰਹੀਂ, 
ਭਰਹੀਂ ਆਸ ਮਹਾਏ'। 
ਸਿਰੇਪਾਉਂ ਬਹੁ ਭਾਏ' ॥੧੬੧॥ 
ਜਾਂਵੀ ਮਾਂਵੀ ਬਿਦਾ ਕਰੇ ਸਬਿ, 
ਨਿਜ ਨਿਜ ਧਾਮ ਸਿਧਾਏ। 

ਮਾਤ ਨਾਨਕੀ ਸ੍ਰੀ ਗੁਜਰੀ, 


ਪਿਖਿ ਸੁਤੈਂ ਨੁਖੈਂ ਬਲ ਜਾਏ। 

ਬਯ ਕਿਸ਼ੋਰ' ਸਬਿ ਛਬਿ ਕੈ ਮੰਦਰ, 
ਸੁੰਦਰ ਜੋਰੀ ਚੋਖੀ'। 

ਨੂਤਨ ਖੇਲ ਕ੍ਰਿਤ ਨਿਤ ਕਰਹੀਂ', 
ਅਦਭੁਤ' ਅਮਲ? ਅਨੋਖੀ” ॥ ੧੬੨॥ 
ਚਾਲ ਚਿਤੌਨ' ਮੰਦ ਮੁਸਕਾਵਨ, 
ਭਾਵਨਿ ਮਨਿ ਸਬਿ ਕਾਹੀ। 

ਬਾਲ ਜੁਵਾ ਤਿਯ ਪੇਖਨਿ ਆਵਤਿ, 
ਜਾਵਤਿ ਪਾਵਤਿ ਚਾਹੀ'। 

ਭੂਖਨ ਬਸਨ ਅਦੂਖਨ ਪੂਖਨ , 
ਜਗਮਗ' ਜਰੇ ਜ੍ਰਾਹਰ। 

ਅੰਗ ਅੰਗ ਛਬਿ ਦੇਤਿ ਦੁਹਿਨ ਕੇ, 
ਰਮਾ' ਬਿਸਨੁ ਜਨੁ ਜਾਹਰ ॥ ੧੬੩॥ 
ਦੰਪਤ' ਕੋ ਪਿਖਿ ਸਬਿ ਸੁਖ ਪਾਵੈ, 
ਫੁਲੀ ਮਨੋਰਥ ਬਾਰੀ'। 


'ਗਣੇਸ਼। 
'ਪੁੰਨ। “ਜਾਂ। 


'ਇੰਦੂੁ। “ਚੰਦ। 'ਸਵੇਰ ਦਾ ਸੂਰਜ। 

'ਦੇਹ ਸਹਿਤ। 

'ਸਿਧਾਂਤ, ਤੱਤ। “ਪੁਰਸ਼ ਦੇ ਉੱਦਮ ਦਾ ਵਿਸ਼ਾ। 
'ਇਹ ਸਾਰੀਆਂ ਸੋਭਾ (ਸ੍ਰੀ ਗੁਰੂ ਤੇਗ਼ ਬਹਾਦਰ ਜੀ ਅਤੇ 
ਕਲਗੀਧਰ ਜੀ ਦੇ ਇਕੱਠੇ ਬੈਠਣ ਸਮੇਂ) ਆ ਰਹੀਆਂ ਹਨ। 


'ਬਹੁਤੀਆਂ ਆਸਾਂ ਪੂਰੀਆਂ ਕਰਦੇ ਹਨ। 


'ਬਹੁਤ ਤਰ੍ਹਾਂ ਦੇ। 


'ਕਿਸ਼ੋਰ ਉਮਰ ਦੇ (ਕਿਸ਼ੋਰ-੧੧ ਤੋਂ ੧੫ ਵਰ੍ਹੇ ਦੀ ਉਮਰ)। 
'ਬਹੁਤੀ ਸੁੰਦਰ ਜੋੜੀ। 

'ਨਿੱਤ ਨਵੀਆਂ ਖੇਲਾਂ ਦੀ ਕਾਰ ਕਰਦੇ ਹਨ। 

'ਅਸਚਰਜ। ?ਨਿਰਮਲ। “ਨਵੇਂ ਢੰਗ ਦੀ। 

'ਦ੍ਰਿਸ਼ਟੀ, ਦੇਖਣੀ। 


'ਮਨ ਇੱਛਤ ਪਾ ਕੇ ਜਾਂਦੀਆਂ ਹਨ। 
ਨਿਰਦੋਸ਼ ਸੂਰਜ (ਵਾਂਗ)। 
'ਚਮਕ ਰਹੇ ਹਨ। 


'ਲੱਛਮੀ। 
ਜੋੜੀ (ਇਸਤ੍ਰੀ-ਪਤੀ)। 
'ਬਗ਼ੀਚੀ। 





1073 


1074 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਸਰੂਪ ਗੁਰੁ ਮਮ ਉਰ ਵਾਸੋ, 
ਹਰਿ ਗਯਾਨ ਬਲਿਹਾਰੀ ॥ ੧੬੪॥ 
ਦੋਹਰਾ: 

ਸਤ੍ਰਹ ਸੈ ਪਰ ਤੀਸ ਮੈਂ', 

ਤੇਈ ਹਾੜ ਦਿਨੀਨ'। 

ਭਯੋ ਬਯਾਹਿ ਗੁਰੁ ਦਸਮ ਕੋ, 

ਸੀ ਗੁਰੁ ਨੌਮਹਿੰ ਕੀਨ ॥ ੧੬੫॥ 
ਲਿਖਜਯੋ ਜੁ ਰਵਿ ਪ੍ਰਕਾਸ਼ ਮੈਂ”, 
ਦਹਿਮ ਨਹਿਮ ਗੁਰੁ ਕੇਰ'। 

ਬਿਨ ਪਟਨੇ ਮੇਲਾਪ ਨਹਿ, 

ਹੋਯੋ ਕਬਿ ਹੀ ਫੇਰਿ ॥੧੬੬॥ 
ਇਸ ਬਿਧਿ ਲਖੋਂ ਸੁਜਾਨ। 

ਤੀਸ ਮਾਂਹਿ ਜਬਿ ਬਯਾਹਿ ਭਾ, 

ਜੋ ਹੈ ਸਬਿਨਿ ਪੁਮਾਨ' ॥੧੬੭॥ 
ਬਰਸ ਅਢਾਹੀ ਬਯਾਹਿ ਤੈ, 

ਪੀਛੇ ਸਤਿਗੁਰ ਜਾਇ। 

ਦਿਲੀ ਮੈ ਤਨ ਜੋ ਤਜਜੋ, 

ਇਹ ਤਿਹ ਕੂਰ ਕਰਾਇ' ॥ ੧੬੮ ॥ 


ਪੂਰਬ ਅਪਰ ਵਿਚਾਰ ਬਿਨ', 
ਲਿਖਯੋ ਉਨੈ ਬਹੁ ਨੌਰ। 

ਗੁਰੁ ਸੰਮਤ ਮੈ ਰੌਰ ॥ ੧੬੯॥ 
ਸੋਲਾਂ ਸੈ ਬਾਰਾਂ ਵਿਖੇ, 
ਚਤੁਰਥ ਗੁਰੁ ਕਾ ਬਯਾਹਿ। 

ਖੋੜਸ ਮੈ ਦਸਮੇ' ਲਿਖ੍ਯੋ 
ਪੰਚਮ' ਪੁਗਟੇ ਆਇ ॥ ੧੭੦॥ 
ਪਰ ਉਰਿ ਧਰਿ ਉਪਕਾਰ ਵਰ', 
ਹਮ ਬੰਦਤਿ ਹੈਂ ਤਾਂਹਿ। 


'ਸਤਾਰਾਂ ਸੌ ਤੋਂ ਉੱਪਰ ਤੀਹ (੧੭੩੦ ਬਿ.)। 
'ਦਿਨ ਨੂੰ। 


'ਸੂਰਜ ਪ੍ਰਕਾਸ਼ ਵਿੱਚ। 
'ਦਸਵੇਂ ਤੇ ਨੌਵੇਂ ਗੁਰਾਂ ਦਾ। 


'ਇਹ (ਗੱਲ) ਤਿਸ (ਗੱਲ) ਨੂੰ ਝੂਠਾ (ਸਾਬਤ) ਕਰ ਦੇਂਦੀ 


ਹੈ। 
'ਅੱਗਾ ਪਿੱਛਾ ਵਿਚਾਰੇ ਤੋਂ ਬਿਨਾਂ ਹੀ। 


੧੬੧੦ ਬਿ. ਨੂੰ। 
'ਪੰਜਵੇਂ ਪਾਤਸ਼ਾਹ। 


'ਪਰ ਹਿਰਦੇ ਵਿੱਚ ਉਹਨਾਂ ਦਾ ਉੱਤਮ ਉਪਕਾਰ ਧਾਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1075 


ਗੁਰੁ ਕੀ ਬਹੁ ਗਾਥਾ ਕਥੀ, 

ਅਤੀ ਸਪੁਮ ਉਛਾਹਿ ॥੧੭੧॥ 

ਬਾਂਧ ਗਏ ਭਵ ਸਿੰਧ ਪੈ, 

ਗੁਰੁ ਗਾਥਾ ਵਹਿ ਸੇਤੁ'। 'ਸੰਸਾਰ ਸਮੁੰਦਰ ਉੱਤੇ ਗੁਰਾਂ ਦੀ ਕਥਾ ਦਾ ਉਹ ਪੁਲ ਬੰਨ੍ਹ 
ਗਏ। 

ਹਮ ਸੇ ਚੀਟੇ ਆਸੁ ਜਿਹ, 


ਲਖਿ ਪਹਿ ਪ੍ਰਭੂ ਨਿਕੇਤੁ' ॥੧੭੨॥ ਤਰਸ 
ਹ 


ਨੌਮ ਗੁਰੂ ਉਤਸ਼ਾਹਿ ਕੀ, 
ਬਯਾਹਿ ਦਸਮ ਕੀ ਗਾਥ। 
ਗਾਇ ਧਯਾਇ ਇਹੁ ਪਾਇ ਸੁਖ, 
ਗਯੋ ਥਿਰਾਇ ਸੁਪਾਥ' ॥ ੧੭੨॥ 'ਚੰਗੇਰਸਤੇ 'ਤੇ ਠਹਿਰ ਗਿਆ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਦਸਮੇਂ ਗੁਰੂ ਕਾ ਬਯਾਹਿ 
ਉਛਾਹਿ, ਨੌਮ ਗੁਰੂ ਕਾ ਪ੍ਰਸੰਗਾਂ, ਬਰਨਨੰ ਨਾਮ ਅਨੱਤੀਸਮੋਂ ਬਿਸ੍ਹਾਮ ॥ ੩੮॥ 





1076 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੯. (ਹਿੰਦੂ ਧਰਮ ਦੀਰਖਿਆ ਲਈ ਦਿੱਲੀ ਨੂੰ ਜਾਂਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਗਰੇ 
ਪਹੁੰਚਣਾ) 


ਸ੍ਰੈਯਾ: 
ਜਾਂਹਿ ਅਸੀਸ ਅਨੀਸ ਅਤੀਸ, 
ਕਰੇ ਅਵਨੀਸ ਅਬੀ ਸੁ ਦਿਖੀਸੈਂ। 


ਧਯਾਇ ਰਿਖੀਸ ਮੁਨੀਸ ਜੁਗੀਸ ਜਿਨੈ, 
ਲਹਿਂ ਈਸ ਸੁ ਬਿਸ ਬੀਸੈਂ'। 
ਗਯਾਨ ਹਰੀ ਚਹਿਤਾ ਬਖਸੀਸੈਂ”। 


ਸੀ ਹਰਿ ਰਾਇ ਸਹਾਇ ਸਦਾ, 
ਸੁਖਦਾਇ ਧਿਆਇ ਨਿਵਾਇ ਕਿ ਸੀਸੈਂ!' ॥੧॥ 


<< 


ਦੋਹਰਾ: 
ਜਾਨ ਈਮਾਨ' ਬਚਾਨ ਹਿਤ, 

ਨੌਮ ਗੁਰੂ ਹਿੰਦੁਵਾਨ'। 

ਜੈਂਹ ਆਗਰੇ ਜੈਸ ਬਿਧਿ, 

ਸੋ ਅਬਿ ਸੁਨੋ ਸੁਜਾਨ ॥੨॥ 
ਚੌਪਈ: 

ਜੇਤਕ ਥੇ ਬਿਵਾਹ ਮੈ ਆਏ। 

ਸਬਿ ਸਿਤਕਾਰੇ' ਬਿਦਾ ਕਰਾਏ। 
ਸੇਵਕ ਸਿੱਖ ਮਸੰਦ ਬ੍ਰਿੰਦੂ'। 

ਮਿਲੇ ਸਬੀ ਕੋ ਫਲ ਮਨ ਚਿੰਦੂ' ॥੨੩॥ 
ਚਾਰੋਂ ਕੁਲ ਕੇ ਸਾਹਿਬਜ਼ਾਦੇ। 

ਸਬਿ ਸਿਤਕਾਰੇ ਸਬਸੈਂ ਜ਼ਯਾਦੇ। 

ਭਾਟ ਡੂੰਮ ਦਿਜ ਕਵਿ ਬਖਸੀਸੈਂ। 
ਪਾਇ ਸਿਧਾਏ ਦੇਤਿ ਅਸੀਸੈਂ ॥੪॥ 
ਸਿੰਧੁ ਬੇਲ ਲੌ' ਕੀਰਤਿ ਜਾਈ। 


ਪੁਰਿ ਪੁਰਿ ਫੈਲੀ ਸਸੀ ਜੁਨਾਈ'। 


'ਜਿਨ੍ਹਾਂ ਦੀ ਅਸੀਸ ਦੇ (ਅਤੀਸ) ਬਹੁਤੇ (ਅਨੀਸ) ਅਨਾਥ, 
ਰਾਜੇ ਕੀਤੇ ਹੁਣ ਤਕ ਦਿੱਸਦੇ ਹਨ। 


'ਜਿਨ੍ਹਾਂ ਨੂੰ ਧਿਆ ਕੇ ਵੱਡੇ ਰਿਖੀ, ਮੁਨੀ ਤੇ ਜੋਗੀ ਨਿਸ਼ਚੇ ਕਰ 
ਕੇ ਈਸ਼੍ਹਰ ਨੂੰ ਪ੍ਰਾਪਤ ਕਰ ਲੈਂਦੇ ਹਨ। 


(ਉਨ੍ਹਾਂ ਗੁਰਾਂ ਤੋਂ) ਗਿਆਨ ਸਿੰਘ ਖ਼ੁਸ਼ੀ ਤੇ ਵੱਡੇ ਅਨੰਦ (ਦੀ 
ਦਾਤੀ) ਸਤਿ ਸੰਗਤ ਦੀ ਬਖ਼ਸ਼ਸ਼ ਚਾਹੁੰਦਾ ਹੈ। 


'ਸਦਾ ਸਹਾਇਕ ਤੇ ਸੁਖਾਂ ਦੇ ਦਾਤੇ ਸ੍ਰੀ ਗੁਰੂ ਹਰਿਰਾਇ 
ਸਾਹਿਬ ਜੀ ਨੂੰ ਸਿਰ ਨਿਵਾ ਕੇ ਧਿਆਉਂਦਾ ਹੈ। 


'ਜਾਨ ਤੇ ਧਰਮ। 
ਹਿੰਦੂਆਂ ਦੀ। 


'ਸਮੁੰਦਰ ਦੇ ਕਿਨਾਰੇ ਤਕ (ਅ) ਬੇਲਾ, ਬੇਲਹ, ਟਾਪੂਆਂ 
ਤੱਕ। 
'ਚੰਦ ਦੀ ਚਾਨਣੀ (ਵਾਂਗ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1077 


ਹੁਤੀ ਗ੍ਰੀਖਮ ਰਿਤੁ' ਤਬਿ ਭਾਰੀ। 
ਬਯਾਹਿ ਸੁ ਕੀਰਤਿ ਪਰੀ ਤੁਸਾਰੀ' ॥੫॥ 
ਗੁਰੁ ਸਿੱਖਨਿ ਉਰਿ ਸੀਤਲ ਕਾਰੀ। 

ਸੁੱਭੂ ਗੁਨਨਿ ਮੋਤੀਆ ਬਾਰੀ'। 


ਧਰੈਂ ਗਰੈਂ ਉਰਿ ਸਜਨ ਉਦਾਰੀ'। 


ਮੇਘ ਸੁਜਸ ਗੁਰੁ ਜਨਿ ਉਪਕਾਰੀ' ॥੬॥ 


ਗੁਰੁ ਪੁਤਾਪ ਤਾਪ ਰਵਿ ਪਾਈ'। 

ਕੁਪਤਿ ਕੁਕਰਮਨਿ ਅਵਨਿ ਤਪਾਈ'। 
ਧੂਰ ਭੂਰ ਅਪਕੀਰਤਿ ਤੁਰਕੈਂ'। 

ਪੂਰ ਰਹੀ ਮਧ ਨਭ ਸਭਿ ਉਰ ਕੈ' ॥ ੭॥ 
ਲੂਹਤ ਲੋਇ, ਤ੍ਰਕੇਸਨਿ ਜੁਲਮੀ'। 


ਤਪਸ਼ ਅਨੀਤੀ ਅਤੀ ਅਤੁਲਮੀ'। 
ਦਿਨ ਅਨੱਜਾਇ ਬਢ ਰਹਾ ਬਿਹੱਦੀ'। 
ਡਰ ਪਰਸੀਨਾ ਗਰਮੀ ਤੱਦੀ' ॥੮॥ 
ਆਭਾ ਬਨਸਪਤੀ ਹਿੰਦੁਵਾਨੀ। 
ਉਡੀ, ਸੂਤਿ ਧਰਮ ਸੂਕਯੋ ਪਾਨੀ'। 


ਜੱਗ ਹੋਮ ਘਨ' ਨਜ਼ਰ ਨ ਪਰਹੀਂ। 


ਮਿਰੱਗਨਿ ਸਮ ਸੁਰ' ਪਯਾਸੇ ਮਰਹੀਂ ॥੯॥ 


ਕੋਵਿਦ ਮੇਂਡਕ ਮੀਨ ਮੁਰਝਾਏ'। 
ਅਰਕ ਤੁਰਕ' ਫੂਲੇ ਬਹੁ ਭਾਏ। 

ਮਦੇ ਮੌਲਵੀ ਝੀਂਗੂ ਝਿੰਗਾਰੈਂ”। 

ਬਾਂਗੈਂ ਦੇਤਿ ਭੂਤ ਕਿਲਕਾਰੈਂ' ॥ ੧੦॥ 
ਕਾਂਸੀ ਕਸ਼ਮੀਰਾਦਿ ਠਿਕਾਨੇ। 

ਬੇਦ ਧਰਮ ਕੇ ਝੀਲ ਸੁਕਾਨੇ'। 

ਜਾਡਾ ਜ਼ੋਰ ਹਿੰਦੁ ਕਾ ਨਾਸਾ'। 

ਮਤ ਮੁਹੰਮਦੀ ਫੈਲਿ ਜੁਵਾਸਾ' ॥ ੧੧॥ 
ਬਕਰੀ ਭੇੜੀ ਸਮ' ਦਿਜ ਖੱਤ੍ਰੀ। 


'ਗਰਮੀ ਦੀ ਰੁੱਤ। 
'ਬਰਫ਼ ਪੈ ਗਈ। 


'ਉੱਜਲ ਗੁਣਾਂ ਰੂਪ ਮੋਤੀਏ ਦੇ ਫੁੱਲਾਂ ਦੀ ਬਗ਼ੀਚੀ ਹੈ। 

'ਸ੍ਰੇਸ਼ਟ ਸੱਜਣ ਉਹਨਾਂ ਗੁਣਾਂ ਨੂੰ ਹਿਰਦੇ ਰੂਪ ਗਲ 'ਚ ਧਾਰਦੇ 
ਹਨ। 

'ਗੁਰਾਂ ਦਾ ਸ੍ਰੇਸ਼ਟ ਜਸ ਰੂਪ ਬੱਦਲ ਦਾਸਾਂ 'ਤੇ ਉਪਕਾਰ ਕਰਨ 
ਵਾਲਾ ਹੈ। 

'ਗੁਰਾਂ ਦੇ ਪ੍ਰਤਾਪ ਰੂਪ ਸੂਰਜ ਦੀ ਤਪਸ਼ ਪਾ ਕੇ। 

'ਖੋਟੇ ਕਰਮਾਂ ਨੇ ਕ੍ਰੋਧਵਾਨ ਹੋ ਕੇ ਧਰਤੀ ਤਪਾ ਦਿੱਤੀ। 

'ਤੁਰਕਾਂ ਦੀ ਨਿੰਦਾ ਰੂਪ ਬਹੁਤੀ ਧੂੜ। 

'ਸਾਰਿਆਂ ਦੇ ਹਿਰਦੇ ਰੂਪ ਅਕਾਸ਼ ਵਿੱਚ ਭਰ ਰਹੀ ਹੈ। 
'ਤੁਰਕਾਂ ਦੇ ਬਾਦਸ਼ਾਹਾਂ (ਔਰੰਗਜ਼ੇਬ ਆਦਿ) ਦੀ ਜ਼ੁਲਮ ਰੂਪੀ 
ਲੋਅ ਸਾੜ ਰਹੀ ਹੈ। 

'ਖੋਟੀ ਨੀਤੀ ਦੀ ਤਪਸ਼ ਤੋਲਣ ਤੋਂ ਰਹਿਤ ਬਹੁਤੀ ਹੋ ਗਈ। 
'ਅਨਿਆਇ ਰੂਪ ਦਿਨ ਹੱਦੋਂ ਬਹੁਤਾ ਵਧ ਰਿਹਾ ਹੈ। 

'ਡਰ ਰੂਪ ਮੁੜ੍ਹਕਾ ਤੇ ਧੱਕਾ ਰੂਪ ਗਰਮੀ (ਵਧ ਰਹੀ ਹੈ)। 


'ਹਿੰਦੂ ਕੌਮ ਰੂਪ ਬਨਸਪਤੀ ਦੀ ਚਮਕ ਉੱਡ ਗਈ ਤੇ ਵੇਦਾਂ 
ਦਾ ਧਰਮ ਰੂਪ ਪਾਣੀ ਸੁੱਕ ਗਿਆ। 

'ਬੱਦਲ। 

'ਦੇਵਤੇ। 

ਪੰਡਿਤਾਂ ਰੂਪ ਡੱਡੂ ਤੇ ਮੱਛੀ ਮੁਰਝਾ ਗਏ। 

'ਤੁਰਕਾਂ ਰੂਪ ਅੱਕ। 

ਹੰਕਾਰੀ ਮੌਲਵੀ ਬਿੰਡਿਆਂ ਵਾਂਗ ਬੋਲਦੇ ਹਨ। 

ਭੂਤ ਚੀਕਾਂ ਮਾਰਦੇ ਹਨ। 


'ਵੇਦ ਧਰਮ ਦੀਆਂ ਝੀਲਾਂ ਸੁੱਕ ਗਈਆਂ। 
'ਹਿੰਦੂਆਂ ਦਾ ਜ਼ੋਰ ਰੂਪ ਪਾਲਾ ਨਾਸ ਹੋ ਗਿਆ। 
ਮੁਸਲਮਾਨੀ ਮੱਤ ਰੂਪ ਜਵਾਹਾਂ ਫੈਲ ਗਿਆ। 
'ਭੇਡ ਵਾਂਗ। 





1078 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੋਦੀ ਊਨ' ਜਾਤਿ ਉਨਿ ਕਤਰੀ। 
ਕਾਜੀ ਕੂਕਰ ਬਹੁ ਹਲਕਾਏ'। 


ਨਿਜ ਸਮ' ਲੋਗਹਿਂ ਕਾਟ ਬਨਾਏ ॥ ੧੨॥ 


ਮਿਟੈ ਨਾ ਪਾਸ ਪੀਐਂ ਬਹੁ ਪਾਨੀ। 
ਸਬਰ ਤਰਸ ਨਹਿ ਜਜਯੋਂ ਤੁਰਕਾਨੀ। 
ਸਿੱਧ ਸਾਧੁ ਸੁਰ ਸ਼ਕਤੀ ਮੰਦਰ'। 


ਬੈਠੇ ਛਪਿ ਇਸਰਾਫ ਸੁ ਅੰਦਰ' ॥ ੧੩ ॥ 


ਸ਼ਾਹੀ ਹੁਕਮ ਤੁਫਾਨ ਬੁਲਿਦੈ। 
ਆਵਤਿ, ਤੁਰਕ ਬਨਾ ਲੌ ਹਿੰਦੈ। 
ਫਿਰਤਿ ਅਹਿਦੀਏ' ਅਧਿਕ ਬਘ੍ਰੇ?। 


ਉਡਤਿ ਪੱਤਰ ਹਿੰਦਵਾਇਨ ਪੂਰੇ' ॥੧੪॥ 


ਤਪੈ ਹਿੰਦੁ ਅਵਨੀ ਇਵ ਆਵੈ'। 


ਔਰੰਗ ਅਰਕ ਅਗਨਿ ਬਰਸਾਵੈ'। 
ਬਯਾਕੁਲ ਪੁਭੁ ਪੈ ਬਿਨੈ ਅਲਾਵੈ। 

ਪਠੋ ਮੇਘ ਕੁਛ ਸਾਂਤੀ ਆਵੈ ॥ ੧੫ ॥ 
ਰੱਖਕ ਹਮਰਾ ਹੇ ਜਗ ਸ੍ਹਾਮੀ। 

ਗਰਜੈ ਬਰਸੈ ਪੂਰਨ ਕਾਮੀ'। 

ਗਰਮੀ ਖੁਸ਼ਕੀ ਹਾਕਮ ਕੇਰੀ। 

ਦਬੈ ਭਵੈ ਹਤ' ਤੋ ਇਕ ਬੇਰੀ ॥ ੧੬॥ 
ਦੈਵੀ ਗੁਨਿ ਸਬਜ਼ੀ ਤੁਛ ਭਈ'। 
ਗਰਦੀ ਗਰਦ' ਜਿਤੈ ਕਿਤ ਛਈ। 
ਰਾਹ ਜ਼ਨ' ਚੋਰ ਡਕੈਤ? ਲਵਾਰੂ”। 
ਫੈਲੇ ਕੰਟਿਕ ਦੁਖਦ' ਅਪਾਰੂ ॥੧੭॥ 
ਬਿਖੇ ਬਿਕਾਰ' ਆਸੁਰੀ ਸੰਪਤਿ। 
ਸਤਯਾਨਾਸੀ ਫੂਲੀ ਕੰਪਤਿ'। 


ਖੁਸ਼ਕੀ ਬਢੀ ਗਰੁਰਤ' ਤੁਰਕੈਂ। 


ਆਮਰ' ਫਲੇ ਕਹੂੰ ਸਿੱਖ ਗੁਰੁ ਕੈਂ ॥੧੮॥ 


'ਬੋਦੀ ਰੂਪ ਉੱਨ। 
ਕੁੱਤੇ ਹਲਕ ਗਏ। 
(ਹਲਕੇ ਕੁੱਤੇ ਵਾਂਗ) ਆਪਣੇ ਵਰਗਾ। 


'ਸ਼ਕਤੀ ਦੇ ਘਰ ਦੇਵਤੇ। 


'ਇਸਰਾ ਫ਼ੀਲ ਫ਼ਰਿਸ਼ਤੇ ਵਾਂਗ ਲੁੱਕ ਕੇ ਅੰਦਰ ਬੈਠ ਗਏ। 
(ਇਸਰਾਫ਼ੀਲ- ਇਹ ਪ੍ਰਲਯ ਸਮੇਂ ਤੁਰੀ ਵਜਾਏਗਾ ਜਿਸ 
ਨਾਲ ਮੁਰਦੇ ਕਬਰਾਂ 'ਚੋਂ ਉਠ ਖੜਨਗੇ। ) 


'ਸਿਪਾਹੀ। “ਵਾ-ਵਰੋਲਿਆਂ (ਵਾਂਗ)। 

'ਬਹੁਤੇ। 

ਹਿੰਦੂਆਂ ਰੂਪ ਤਪਦੀ ਧਰਤੀ ਵੇਖ ਕੇ ਐਉਂ (ਮਨ 'ਚ 
ਖ਼ਿਆਲ) ਆਉਂਦਾ ਹੈ। 

'ਔਰੰਗਾ ਰੂਪ ਸੂਰਜ ਅੱਗ ਦੀ ਵਰਖਾ ਕਰ ਰਿਹਾ ਹੈ। 


'ਕਾਮਨਾ ਪੂਰੀਆਂ ਕਰਨ ਵਾਲਾ। 


'ਨਾਸ ਹੋ ਜਾਵੇ। 

'ਹਰਿਆਵਲਤਾ ਘਟ ਗਈ ਹੈ। 

'ਹਲਚਲੀ ਰੂਪ ਧੂੜ। 

'ਰਾਹ ਮਾਰ। “ਡਾਕੂ। 'ਬਕਵਾਸੀ। 

'ਦੁਖਦਾਈ ਕੰਡੇ। 

!ਅਉਗਣ। 

।ਆਸਰੀ ਸੰਪਦਾ ਰੂਪ ਸਤਿਆਨਾਸੀ ਬੂਟੀ ਫੁੱਲ ਕੇ ਝੂਲ ਰਹੀ 
ਹੈ। 

'ਹਉਮੈ ਦੀ ਖ਼ੁਸ਼ਕੀ ਵਧ ਗਈ ਹੈ। 


'ਅੰਬ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1079 


ਤੁਰਕ ਤਮਾਕੂ ਪਰ ਇਕ ਸਬਜ਼ੀ'। 
ਆਮਲ ਅਮਲ ਗ੍ਰਾਸੇ ਕਬਜ਼ੀ' ॥੧੯॥ 


੯ 


ਦੋਹਰਾ: 
ਸਰਦੀ ਬੈਦਕ ਰੀਤਿ ਨਹਿ, 
ਸੁਨੀਅਤਿ ਬਿਨਾ ਪਹਾਰ'। 
ਗ੍ਰਾਸਯੋ ਸਬਿ ਸੰਸਾਰ ॥੨੦॥ 

ਚੌਪਈ: 

ਔਰੰਗਜ਼ੇਬ ਕੁਚਾਲੀ' ਭਾਰੀ। 
ਬਦਨੀਤੀ ਯਾ ਬਿਧਿ ਬਡ ਧਾਰੀ। 

ਆਰਯ ਵਰਤ ਮਾਹਿ ਜੇ ਆਰਯ'। 

ਚਾਹਿਤ ਕਰਯੋ ਸਬਿਨਿ ਕੋ ਖਾਰਯ' ॥੨੧॥ 
ਦੰਡ ਜੇਜੀਏ' ਊਪਰ ਹਿੰਦੈਂ। 

ਲਾਏ, ਜਜੋਂ ਦੁਖ ਪਾਇ ਬੁਲਿਦੈਂ। 

ਬਨੇ ਘਨੇ ਮੁਸਲੇ ਇਸ ਭਾਏ। 

ਲਾਲਚ ਦੈ ਪੁਨ ਕਿਤਿਕ ਬਨਾਏ ॥ ੨੨ ॥ 
ਛਲ ਫਰੇਬ ਬਲ ਚਲਿ ਕੁਛ ਮੇਲੇ'। 

ਜਬਰੀ' ਜ਼ੁਲਮੀ ਕਰਿ ਬਹੁ ਠੇਲੇ”। 

ਹਿੰਦੁਨ ਕੇ ਦੇਵਲ' ਗਿਰਵਾਏ। 

ਤਹਾਂ ਮਸੀਤੈਂ ਦਈ ਬਨਾਏ ॥ ੨੩॥ 

ਉਤੈ ਅਸਾਮ ਇਤੈ ਕਸ਼ਮੀਰੈ। 

ਸਿੰਧ ਕਾਠੀਆ ਵਾੜ ਤਗੀਰੈਂ'। 

ਸੇਤ ਬੰਧੁ' ਰਾਮੇਸ਼੍ੂਰ” ਤਾਂਈ। 


ਜਗਨ ਨਾਥ ਲੌ ਦੇਸ ਮਹਾਂਈਂ ॥੨੪॥ 
ਹਾਕਮ ਤੁਰਕ ਬਨਾਏ ਸਾਰੇ। 

ਦੀਨੇ ਸਬਿ ਕੋ ਹੁਕਮ ਕਰਾਰੇ। 

ਜਜੋਂ ਤਯੋਂ ਹਿੰਦੁਹਿਂ ਤੁਰਕ ਬਨਾਵੋਂ। 
ਤਬਿ ਤੁਮ ਮਰਤਬ ਆਲੇ' ਪਾਵੋ ॥ ੨੫ ॥ 


'ਹਰਿਆਈ ਹੈ। 
'ਅਹਿਲਕਾਰ (ਆਪਣੇ ਮਾੜੇ) ਕਰਮਾਂ ਦੀ ਕਬਜ਼ੀ ਵਿੱਚ ਫਸੇ 
ਹੋਏ ਹਨ। 


(ਵੱਡੇ ਧਰਮ ਅਸਥਾਨਾਂ ਰੂਪ) ਪਹਾੜ ਤੋਂ ਬਿਨਾਂ। 


'ਖੋਟੀ ਚਾਲ। 


ਹਿੰਦੁਸਤਾਨ ਵਿੱਚ ਜਿਹੜੇ ਸ੍ਰੇਸ਼ਟ ਪੁਰਸ਼ ਹਨ। 
(ਹਿੰਦੂ ਧਰਮ 'ਚੋਂ) ਬਾਹਰ ਕਰਨਾ ਚਾਹੁੰਦਾ ਹੈ। 
'ਹਿੰਦੂਆਂ ਤੇ ਲੱਗਾ ਟੈਕਸ। 


'ਜ਼ੋਰ ਚਲਾ ਕੇ ਕੁਝ ਨਾਲ ਮਿਲਾ ਲਏ। 
'ਧੱਕਾ। “ਦਬਾ ਲਏ। 
'ਮੰਦਰ। 


(ਤੁਰਕਾਂ ਨੇ) ਖੋਹ ਲਏ। 

'ਸਮੁੰਦਰ 'ਤੇ ਬਣਾਇਆਰਾਮ ਚੰਦਰ ਜੀ ਦਾ ਪੁਲ। “ਰਾਮ 
ਚੰਦਰ ਜੀ ਦਾ ਦੱਖਣ ਵਿੱਚ ਸਮੁੰਦਰ ਕਿਨਾਰੇ ਅਸਥਾਪਨ 
ਕੀਤਾ ਸ਼ਿਵਲਿੰਗ। 





1080 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਦਬਾਉਂ ਕਿਛ ਲਾਲਚ ਦੈ ਕੈ। 

ਲਾਖਨਿ ਕੋ ਨਿਤ ਤੁਰਕ ਬਨੈ ਕੈ। 

ਜਿਨੈ ਨ ਮਾਨਯੋ ਅਤਿ ਹਠ ਕੈ ਕੈ। 

ਮਾਰੇ ਸੋ ਕੁਮੌਤ ਦੁਖ ਦੈ ਕੈ ॥੨੬॥ 

ਸਬਿ ਦੇਸਨਿ ਤੈ ਤੱਗ' ਜੁ ਆਵੈ। 

ਰੋਜ਼ ਜੁਮੇ ਕੇ' ਸ਼ਾਹਿ ਤੁਲਾਵੈ। 

ਜੌ ਨ ਸਵਾ ਮਣ ਹੋਵੈਂ ਪੂਰੇ। 

ਤਬੈ ਹਾਕਮਨਿ ਕੋ ਬਹੁ ਘੂਰੇ ॥ ੨੭॥ 

ਦੋਹਰਾ: 

ਪਰੀ ਭੀਰ' ਹਿੰਦੁਵਾਨ ਪਰ, 

ਆਨਿ ਜਬੈ ਇਸ ਭਾਂਤਿ। 

ਸਖਤ ਦੁਖਤਿ ਹੈ ਵਖਤ ਉਸ, 

ਪੁਨ ਪੁਨ ਪੁਭਹਿਂ ਮਨਾਤਿ ॥੨੮॥ 

ਕਰਿ ਹਾਰੇ ਦੇਵ ਉਪਾਸ'। 

ਨਾਹਿ ਸਹਾਯਕ ਭਯੋ ਕੋ, 

ਅਤਿ ਹੀ ਬਢਯੋ ਤ੍ਰਾਸ ॥੨੯॥ 

ਤ੍ਰਿਕਾਲੱਗਯ' ਸਰਬੱਗਯ ਪੁਭ, 

ਸਰਬ ਸ਼ਕਤਿ ਯੂਤ ਈਸ। 

ਜਿੰਦ ਹੁਤੀ ਪਿਖਿ ਖੀਸ' ॥੩੦॥ ਗੁੱਸੇ ਹੋਏ। 

ਭੋਂਗ ਸੇਸ ਤੁਰਕੇਸ ਕੋ, 

ਪਿਖਿ ਬਿਸੇਸ ਜਗਤੇਸਿ'। ਔਰੰਗੇ ਦਾ ਬਹੁਤਾ ਪ੍ਰਾਰਬਧ ਕਰਮ ਬਾਕੀਰਹਿੰਦਾ ਦੇਖ ਕੇ 
ਜਗਤ ਦੇ ਮਾਲਕ ਨੇ। 

ਠਟਯੋ ਨਜਾਇ ਨਰੇਸਿ' ॥੩੧॥ 'ਰਾਜੇ _ਔਰੰਗੇ ਲਈ ਮਰਯਾਦਾ _ਕਾਇਮਰੱਖਣ ਵਾਲੇ 
(ਵਾਹਿਗੁਰੂ ਨੇ ਐਉਂ) ਇਨਸਾਫ਼ ਬਣਾਇਆ। 


ਦੱਖਨ ਦਿਸ ਮੁਹਟੇ ਕਰੇ, 

ਖਰੇ ਬਹਾਦਰ ਬੇਸ'। 'ਚੰਗੇ ਬਹਾਦਰਾਂ ਦੇ ਰੂਪ ਵਿੱਚ। 
ਜਿਨਿ ਕਰਿ ਜੰਗ ਨੁਰੰਗ ਕੋ, 

ਕੀਨੋ ਕੁਰੰਗ ਬਿਸੇਸ' ॥ ੩੨ ॥ 'ਬਹੁਤਾ ਖੋਟਾਰੰਗ ਕਰ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1081 


ਪੰਡਾਰੇ' ਪੂਰਬ ਦਿਸਾ, 
ਲੁਟੇਰੇ ਭੂਰ। 

ਸਖਤ ਵਖਤ ਤੁਰਕਾਨ ਕੋ, 

ਪਾਯੋ ਜਿਨੈ ਜ਼ਰੂਰ ॥ ੩੩ ॥ 


ਨੌਰੰਗ ਕੇ ਨੌਰੰਗ ਜਿਨਿ, 
ਕਰੇ ਜੰਗ ਠਟ ਬਾਦ' ॥ ੩੪ ॥ 


ਦਿਸ ਪੰਜਾਬ ਤੈ ਪ੍ਰਭੂ ਨੈ, 

ਨੌਮ ਗੁਰੂ ਕੌ ਪ੍ਰੇਰਿ। 

ਸੀਸ ਦਿਲਾਯੋ ਧਰਮ ਹਿਤ, 
ਹਰਯੋ ਤੁਰਕ ਇਮਿ ਹੇਰਿ' ॥ ੩੫॥ 
ਨੌਮੇਂ ਗੁਰੁ ਜਿਮ ਸਿਰ ਦਯੋ, 
ਸੁਨੋ ਹੇਤੁ ਬਿਧਿ ਸੋਇ'। 
ਹਾਕਮ ਜਬੈ ਪੰਜਾਬ ਕੈ, 

ਦਏ ਦੂਖ ਬਹੁਤੋਇ' ॥ ੩੬॥ 
ਜਬਰਨ ਕੀਨੇ ਤੁਰਕ ਤਿਨਿ, 
ਲਾਖੋਂ ਲੋਗ ਜੁ ਮਾਰ। 
ਰਾਖੋ ਲਾਜ ਹਮਾਰ ॥ ੨੩੭॥ 
ਸੂਬੇ ਅਫਗਨ ਸ਼ੇਰ ਖਾਂ, 

ਕਰੇ ਜ਼ੁਲਮ ਕਸ਼ਮੀਰ। 

ਜਾਨ ਠਿਕਾਨਾ ਹਿੰਦੁ ਕਾ, 

ਕਰੇ ਤੁਰਕ ਬਿਨ ਧੀਰ ॥ ੩੮ ॥ 
ਬੁਹਮਨ ਬੰਭੇ ਨਾਮ'। 

ਲਾਖੋਂ ਲੋਗ ਕਹਾਤਿ ਜੇ, 

ਸੋ ਤਬਿ ਭਏ ਤਮਾਮ! ॥ ੩੯॥ 


'ਰਾਜੇ ਦਾ ਨਾਮ। 


'ਨੁਰੰਗੇ ਦੇ ਨਵੇਂਰੰਗ ਜੰਗ ਕਰ ਕੇ (ਬਾਦ) ਬਿਅਰਥ ਕਰ 
ਦਿੱਤੇ। 


ਦੇਖੋ ਇਉਂ ਤੁਰਕ ਨੂੰ ਨਾਸ ਕੀਤਾ। 
।ਉਹ ਕਾਰਨ ਬਿਧੀ ਸਹਿਤ ਸੁਣੋ। 


'ਬਹੁਤੇ। 


'ਖੱਤ੍ੀਆਂ ਤੋਂ ਖੱਖੇ ਗੋਤ ਦੇ ਤੁਰਕ ਤੇ ਬ੍ਰਹਮਣਾਂ ਤੋਂ 'ਬੰਭੇ' ਨਾਮ 
ਗੋਤ ਦੇ ਮੁਸਲਮਾਨ। 


'ਸਾਰੇ। 





1082 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਸ ਗ੍ਰਾਮ ਅਪਾਰ। 

ਪਿਖੀਅਤਿ ਅਬਿ ਜੋ ਤੁਰਕ ਗਨ, 

ਭਏ ਤਬੈ ਇਹੁ ਸਾਰ ॥੪੦॥ 

ਸੂਬੇ ਤੈ ਤਬਿ ਦਿਜ ਵਰੈਂ', 'ਮੁਖੀ ਬ੍ਰਹਮਣਾਂ ਨੇ। 

ਮੁਹਲਤ ਲੈ ਤ੍ਰੈ ਮਾਸ। 

ਅਮਰ ਨਾਥ' ਕੀ ਸਰਨਿ ਜਾ, 'ਸ਼ਿਵ ਦਾ ਅਸਥਾਨ ਜੋ ਕਸ਼ਮੀਰ ਦੇ ਇਲਾਕੇ ਵਿੱਚ ਹਿਮਾਲੇ 
ਦੀ ਧਾਰਾ 'ਚ ਇਕ ਗੁਫ਼ਾ ਹੈ। 

ਮਰਨ ਮੰਡਯੋ' ਧਰਿ ਤ੍ਰਾਸ ॥੪੧॥ 'ਮਰਨ ਲਈ ਪੱਕਾ ਇਰਾਦਾ ਕਰ ਲਿਆ। 

ਛੋਡਿ ਅੰਨ ਜਲ ਡੋਰਿ ਧਰਿ', ਪ੍ਰੀਤੀ ਧਾਰ ਕੇ। 

ਜੋਰਿ ਬ੍ਰਿਤਿ ਕਿਯ ਜਾਪ। 

ਪ੍ਰਾਨ ਅੰਤ ਲੌ ਜਬਿ ਭਏ, 

ਤਬਿ ਬਿਦਤੇ' ਸ਼ਿਵ ਆਪ ॥੪੨॥ 'ਪ੍ਰਗਟ ਹੋਏ। 

ਸੁੰਦਰ ਬਾਨੀ ਐਸ'। ।ਇਸ ਤਰ੍ਹਾਂ। 

ਕਰੋਂ ਜਾਹੁ ਤੁਮ ਤੈਸ ॥ ੪੨॥ 

ਝੁਲਨਾ ਛੰਦ: 

ਆਪ ਕਰਤਾਰ ਅਵਤਾਰ ਸਤਿਗੁਰੂ ਕੋ, 

ਜਗਤ ਉੱਧਾਰਬੇ ਹੇਤ ਧਾਰਾ। 

ਆਦਿ ਮਰਯਾਦ ਇਹੁ ਨੇਤ ਨੀਕੇ ਰਖੀ', 'ਮੁਢ ਤੋਂ ਹਮੇਸ਼ਾ ਲਈ ਇਹ ਚੰਗੀ ਮਰਯਾਦਾਰੱਖੀ ਹੈ। 

ਆਪ ਪ੍ੁਮਾਤਮਾ ਜਗ ਮਝਾਰਾ। 

ਹਾਨਿ ਗੇਲਾਨ ਜਬਿ ਹੋਤ ਹੈ ਧਰਮ ਕੀ', ਜਦੋਂ ਧਰਮ ਦੀ ਹਾਨੀ ਤੇ ਧਰਮ ਵੱਲੋਂ ਨਫ਼ਰਤ ਹੁੰਦੀ ਹੈ। 

ਧਰਤਿ ਅਵਤਾਰ ਤਬਿ ਸਬਲ ਮਾਯਾ'। 'ਮਾਇਆ ਦੇ ਬਲ ਸਹਿਤ ਭਾਵ ਸਰਗੁਣ ਸਰੂਪ। 

ਥਾਪ ਹੈ ਧਰਮ ਅਧਰਮ ਉਥਾਪ ਹੈ', 'ਧਰਮ ਅਸਥਾਪਨ ਕਰਦਾ ਹੈ, ਪਾਪ ਨੂੰ ਮੇਟਦਾ ਹੈ। 

ਆਪ ਜੈਸੀ ਰਹੇ ਧਾਰ ਕਾਯਾ ॥੪੪॥ 

ਔਰ ਬਹੁ ਭਾਂਤਿ ਅਵਤਾਰ, ਜੁਗ ਤੀਨ ਮੈਂ 

ਹੋਤਿ ਹੈਂ, ਸਤਿਗੁਰੂ ਕਲੀ ਮਾਂਹੀਂ। 

ਕੀਨ ਜਿਨ ਤੀਨ ਜੁਗ ਭਗਤਿ, ਜਪ ਤਪ ਹੈ 

ਜਗਤ, 

ਸੋ ਲਗਤਿ ਤਿਹ ਪਾਇ ਚਾਹੀ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1083 


ਸੰਤ ਸੁਰ ਸਿੱਧ ਜੋਗੀਸ ਮੋਨੀਸ ਰਿਖਿ, 
ਲੇਤਿ ਕੈਵਲ ਫਲ ਗੁਰੂ ਪਾਹੀ'। 


ਸੁਰਗ ਬੈਕੁੰਠ ਲੌ ਮਿਲਤਿ ਸੁਖ ਕਰਮ ਤੈ, 


ਮੋਖ ਬੁਹਮ ਗਯਾਨ ਬਿਨ ਹੋਤ ਨਾਹੀਂ ॥੪੫॥ 


ਗਯਾਨ ਬਿਨ ਸਤਿਗੁਰੂ ਨਾ ਭਵੈ ਬਿੱਪ੍ਰੇ', 
ਬੇਦ ਸੁਰ ਸੰਤ ਆਨੰਤ ਕੈਹੈਂ। 
ਤਾਂਹਿ ਤੈ ਕਲੀ ਮੈਂ ਸਰਬ ਕਲਪੋਂ ਵਿਖੈ', 


ਪ੍ਰਭੁ ਸਤਿਗੁਰੂ ਅਵਤਾਰ ਲੈਹੈਂ। 

ਜੈਸੇ ਮਾਜੂਰ ਕੌ ਪਹਰ ਚੌਥੇ ਵਿਖੈ, 
ਮਿਲਤਿ ਮਾਜੂਰੀਆਂ ਜਗਤ ਮੇਂਹੀਂ। 

ਤੈਸ ਤੈ ਜੁਗਨ ਮੈਂ ਕਰਤਿ ਸੁਕ੍ਰਿਤ' ਜੇ, 
ਕਲੀ ਮੈਂ ਸਤਿਗੁਰੂ ਮੋਖ ਦੇਂਹੀਂ ॥੪੬॥ 
ਸੋਇ ਅਵਤਾਰ ਅਬਿ ਸਤਿਗੁਰੂ ਨਾਨਕੈ, 
ਆਨ ਕੈ ਲੀਨ ਹੈ ਪ੍ਰਭੂ ਡਾਢੇ। 


ਧਾਰ ਦਸ ਰੂਪ ਸੋ ਭੂਪ ਜਗਿ ਖੂਪ ਖੁਦ, 
ਕੂਪ ਸੰਸਾਰ ਤੈ ਜੀਵ ਕਾਢੇ'। 


ਸਿੱਖ ਪਰ ਸਿੱਖ ਹੈਂ ਸਿੱਖ ਸਾਖਾ ਤਿਨੈ', 


ਪੂਰਬੈਂ ਕੀ ਜਿਨੈ ਕਰੀ ਕਮਾਈ। 

ਖੰਡ ਪਾਖੰਡ ਮਤ, ਮੰਡ ਆਡੰਡ ਨਿਜ, 
ਚੰਡ ਮਾਰਤੰਡ ਜਯੋਂ ਅੰਡ ਪਾਹੀ' ॥ ੪੭ ॥ 
ਆਰਯੈ ਧਰਮ' ਜੋ ਹੂ ਰਹਯੋ ਖਾਰਯੈ?, 
ਯਾਹਿ ਉੱਧਾਰਯੈ ਸੋ ਕਰੈ ਹੈਂ। 

ਜਾਹੁ ਅਬਿ ਤਾਂਹਿ ਕੀ ਸਰਨ ਤੁਮ ਬਿੱਧ੍ਰੋ 
ਔਰ ਨਹਿੰ ਕੋਇ ਭੀਰਖ ਸਕੈ ਹੈ। 

ਮਾਨ ਕੈ ਬਾਨਿ' ਮਾਹੇਸ਼ ਕੀ” ਦਿਜਵਰੈ”, 
ਪਯਾਨ ਕੈ ਆਨ ਕੈ ਕੀਨ ਸਾਹੇ'। 


'ਗੁਰਾਂ ਪਾਸੋਂ ਕੈਵਲ ਮੁਕਤੀ ਦਾ ਫਲ ਲੈਂਦੇ ਹਨ। (ਕੈਵਲ 
ਮੁਕਤੀ=ਜਲ ਵਿੱਚ ਜਲ ਦੇ ਮਿਲਣ ਵਾਂਗ। ) 


'ਹੇ ਬੁਹਮਣੋ ! 


'ਸਾਰੇ ਕਲਪਾਂ ਵਿੱਚ (ਕਲਪ-ਪੁਰਾਣਾਂ ਅਨੁਸਾਰ ਬੂਹਮਾ ਦਾ 
ਇਕ ਦਿਨ ਜੋ ੪੩੨੦੦੦੦੦੦੦ ਵਰ੍ਹੇ ਦਾ ਹੁੰਦਾ ਹੈ)। 


(ਸੋ) ਉਸ ਗੁਰੂ ਨਾਨਕ ਨੇ ਜਗਤ ਵਿੱਚ ਚੰਗੇ ਰਾਜਾ ਰੂਪ 
(ਦਸ ਰੂਪ ਧਾਰ ਕੇ) ਆਪ ਸੰਸਾਰ ਖੂਹ 'ਚੋਂ ਜੀਵਾਂ ਨੂੰ 
ਕੱਢਿਆ। 

'ਤਿਨਾਂ ਦੇ ਸਿੱਖਾਂ ਦੇ (ਅੱਗੋਂ) ਸਿੱਖਾਂ ਦੇ ਸਿੱਖਾਂ ਦੀਆਂ (ਸ਼ਾਖ਼ਾਂ) 
ਰਤ ਦੀ 


'(ਜਗਤ ਦੇ) ਰਾਹੀਆਂ ਭਾਵ ਜੀਵਾਂ ਲਈ ਆਪਣਾ ਡੰਡਰਹਿਤ 
ਮਤਰੌਸ਼ਨ ਸੂਰਜ ਵਾਂਗਰਚਿਆ। 
'ਹਿੰਦੂ ਧਰਮ। “ਨਾਸ। 


'ਬਾਣੀ। “ਸ਼ਿਵ ਦੀ। “ਮੁਖੀ ਬ੍ਰਹਮਣਾਂ ਨੇ। 
'ਚਲ ਕੇ (ਅਨੰਦ ਪੁਰ) ਆ ਕੇ (ਸਾਹੇ) ਜਤਨ ਕੀਤੇ। 





1084 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਗ ਬੰਦਿ ਤੈ ਫੰਧ ਕਾਟਾਨ ਚਾਹੇ' ॥੪੮॥ 'ਜਗਤ ਦੇ ਬੰਦਨਾ ਕਰਨ ਜੋਗ (ਸਤਿਗੁਰਾਂ) ਤੋਂ (ਜ਼ੁਲਮ ਦੇ) 


ਫਾਹੇ ਕਟਾਉਣਾ ਚਾਹੁੰਦੇ ਹਨ। 

ਨੌਮ ਗੁਰੁ ਸੌਮ ਕੇ ਹ੍ਹੈ ਚਕੋਰੈਂ'। ਦ੍ਰੈਤਵਾਦ ਤੋਂ ਰਹਿਤ ਕਰਨ ਵਾਲੇ ਗੁਰਾਂ ਦੇ ਦੋਹਾਂ ਚਰਨ- 
ਕੰਵਲਾਂ ਤੇ ਨਮਸਕਾਰ ਕਰਕੇ, ਨੌਵੇਂ ਗੁਰਾਂ ਰੂਪ ਚੰਦ੍ਰਮਾ ਦੇ 
ਚਕੋਰ ਹੋ ਗਏ। 

ਦੀਨ ਥਾ ਜੈਸ ਤੁਰਕੈਨਿ ਦੁੱਖ ਪੀਨ ਥਾ', 'ਜਿਵੇਂ ਤੁਰਕਾਂ ਨੇ ਬਹੁਤਾ ਦੁਖ ਦਿੱਤਾ ਸੀ। 

ਕੀਨ ਥਾ ਬਾਕ ਸ਼ਿਵ ਜਯੋਂ ਬਹੋਰੈਂ”। 'ਪੁਨਾ, ਫੇਰ। 

ਬਾਤ ਸਬਿ ਗਾਇ ਸੁਨਾਇ ਯੌ ਦੀਨ ਹ੍ਹੈ, 

ਲਾਜ ਹਿੰਦੁਵਾਨ ਕੀ ਰਾਖ ਲੀਜੈ। 

ਬ੍ਰਿਦ ਸੰਭਾਲ ਸ੍ਰੈ ਪਾਲਿ ਸਰਣਾਗਤੈ', 'ਆਪਣਾ ਫ਼ਰਜ਼ ਸੰਭਾਲੋ, ਸ਼ਰਨ ਆਇਆਂ ਦੀ ਪਾਲਣਾ ਕਰੋ। 

ਕਾਜ ਹੈ ਆਪ ਕੋ ਆਪ ਕੀਜੈ ॥੪੯॥ 

ਹਾਲ ਸਬਿ ਚੀਨਿ' ਮਾਲੀਨ ਮਨ ਦੀਨ ਪਿਖਿ?, __'ਜਾਣ ਕੇ। “ਦੁਖੀ ਤੇ ਉਦਾਸ ਮਨ ਦੇਖ ਕੇ। 

ਕੀਨ ਗੁਰੁ ਚਿੱਤ ਵੀਚਾਰ ਐਸੋ। 

ਦੇਹ ਥਿਰ ਨਾ ਰਹੀ ਕਬੀ ਭੀ ਕਿਸੀ ਕੀ, 

ਰਹਿਤ ਜਸ ਨਾਮ ਸਦ ਜਗਤ ਮੈਸੋ'। 'ਹਮੇਸ਼ਾਂ ਜਗਤ ਵਿੱਚ। 

ਪੁਨਾ ਮਮ ਦੇਹ ਕਾ ਕਾਲ ਢਗ ਆ ਢੁਕ੍ਯੋ, 

ਤੁਰਕ ਸਿਰ ਠੀਕਰਾ' ਕ੍ਯੋਂ ਨ ਫੋਰੈਂ। 'ਸ਼ਰੀਰ ਰੂਪ ਠਿੱਕਰਾ। 

ਆਗਯਾ ਦੀਨ ਅਕਾਲ ਬਿਸਾਲ ਜੋ, 

ਪਾਲਿ ਸੋ ਪੋਤ ਤੁਰਕਾਨਿ ਬੋਰੈਂ! ॥੫੦॥ 'ਉਸ ਆਗਿਆ ਦੀ ਪਾਲਣਾ ਕਰ ਕੇ ਤੁਰਕਾਂ (ਦੇ ਜ਼ੁਲਮ) ਦਾ 
ਜਹਾਜ਼ ਡੁਬੋ ਦੇਈਏ। 

ਧਾਰਿ ਗੁਰੁ ਸਾਰ ਵੀਚਾਰ' ਭਾਖਯੋ ਉਨੈ, ਸ੍ਰੇਸ਼ਟ ਵਿਚਾਰ। 

ਜਾਹੁ ਤੁਮ ਧਾਮ ਨਿਜ ਰਾਮ ਜਾਪੋ। 

ਦੇਹੁ ਲਿਖਿ ਏਹੁ ਤੁਰਕੇਸ ਕੋ, 

ਜੇ ਗੁਰੂ ਹੋਇੰਗੇ ਤੁਰਕ, ਹਮ ਹੋਹਿਂ ਆਪੇਂ। 

ਮਾਨ ਗੁਰੁ ਬੈਨ ਉਨਿ ਐਨ ਆਨੰਦ ਹ੍ਹੈ, 

ਜਾਇ ਲੇਖਾਇ ਕੈ ਦੀਨ ਅਰਜੀ। 

ਪੀਰ ਆਨੰਦ ਪੁਰ ਮਾਂਹਿਂ, ਮਾਨਿੰਦ ਦਾਨਿੰਦ' ਹੈ, 

ਆਜ ਬਡ ਹਿੰਦੁ ਪਰਜੀ' ॥੫੧॥ 

ਗੁਰੁ ਤੇਗ ਬਹਾਦਰੈਂ ਨਾਦਰੈਂ ਸਾਦਰੈਂ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1085 


ਜੇ ਕਰੋ ਤੁਰਕ ਤੁਮ ਏਕ ਤਾਂਹੀਂ। 


ਹੋਹਿਂ ਹਮ ਆਪ ਸੰਤਾਪ ਬਿਨ' ਤੁਰਕ ਸਬਿ, 


ਜਾਪ ਕਲਮਾ ਕਰੈਂ ਥਾਪ ਯਾਂਹੀ”। 
ਸ਼ਾਹਿ ਗਰਜ਼ੀ ਸਹੀ ਚਾਹਿ ਮਾਨੀ'। 


ਔਰੈ ਦਿਜ ਖੱਤ੍ਰੀ ਦੇਸ ਕੇ ਬੇਸ' ਮਿਲਿ, 


ਗੁਰੂ ਪੈ ਇਤ ਅਏ ਬਹੁਤ ਗਯਾਨੀ ॥ ੫੨॥ 


ਦੋਹਰਾ: 
ਧਰਿ ਭੇਟਾ ਕਰਿ ਬੰਦਨਾ, 

ਤ੍ਰਾਹਿ ਤ੍ਰਾਹਿ' ਉਚਾਰਿ। 
ਰਾਖਹੁ ਕਸ਼ਟ ਨਿਵਾਰਿ ॥੫੩॥ 
ਦੂਪਤ ਸੁਤਾ', ਪ੍ਰਹਿਲਾਦ, ਗਜਾ”, 
ਸੂਤਿ', ਧਰ”, ਭਗਤ ਬ੍ਰਿੰਦੁ”। 

ਪੁਰਾ ਉਬਾਰਤ ਜਜੋਂ ਰਹੇ', 

ਤਯੋਂ ਅਬਿ ਰਾਖਹੁ ਹਿੰਦੁ ॥੫੪॥ 
ਤ੍ਰਿਭੰਗੀ ਛੰਦ: 

ਦਿੱਲੀ ਪੱਤਾ', ਮਦ ਮੱਤਾ?। 

ਨਹਿੰ ਮਾਨਤਿ ਸੱਤਾ, ਪੁਭੁ ਅਲਵੱਤਾ, 
ਗਹੀ ਕੁਕੱਤਾ, ਇਨ ਅੱਤਾ'। 
ਚਾਹਿਤ ਹੈ ਕਰਨੀ, ਸਗਰੀ ਧਰਨੀ, 
ਦੀਨ ਸੁਵਰਨੀ, ਤੁਰਕਾਨੀ'। 

ਬਿਨ ਹੀ ਦੇਰੇ, ਅਭਿਮਾਨੀ ॥੫੫॥ 
ਨਿਗਮਾਗਮ ਰੀਤੀ, ਸੁੱਕ੍ਰਿਤ ਨੀਤੀ', 
ਚਾਹਿਤ ਕੀਤੀ, ਲੋਪ ਇਹੀ। 


ਸੁਰ ਪਿੱਤੂਨਿ ਜਜਨਾ', ਈਸ਼ਰ ਭਜਨਾ, 


'ਕਸ਼ਟ ਤੋਂ ਬਿਨਾਂ। 
'ਇਸੇ ਕਲਮੇ ਨੂੰ (ਥਾਪ) ਹਿਰਦੇ 'ਚ ਧਾਰ ਕੇ ਜਾਪ ਕਰਾਂਗੇ। 
'(ਮੁਸਲਮਾਨ ਬਣਾਉਣ ਦੀ) ਇੱਛਾ ਵਾਲੇ ਔਰੰਗੇ ਨੇ (ਇਹ 


ਗੱਲ) ਸ਼ੌਕ ਨਾਲ ਮੰਨ ਲਈ। 
'ਚੰਗੇ। 


'ਰੱਖਿਆ ਕਰੋ, ਰੱਖਿਆ ਕਰੋ। 
।ਆਪ ਦੀ। 


'ਦ੍ਰੋਪਤੀ। “ਐਰਾਪਤ ਹਾਥੀ। 
'ਵੇਦ। “ਧਰਤੀ। “ਸਾਰੇ ਭਗਤ। 
ਜਿਵੇਂ ਪਹਿਲੇ ਸਮੇਂ 'ਚ ਬਚਾਉਂਦੇ ਰਹੇ ਹੋ। 


'ਗੋਤ੍ਹ ਦਾ। 
'ਦਿੱਲੀ ਦਾ ਬਾਦਸ਼ਾਹ। “ਹੰਕਾਰ 'ਚ ਮਸਤ ਹੈ। 


'ਪੂਭੂ ਦੀ ਸ਼ਕਤੀ ਨੂੰ (ਅਲਵੱਤਾ) ਬਿਨਾ ਸੰਸੇ ਤੋਂ ਨਹੀਂ 
ਮੰਨਦਾ, ਇਸ ਨੇ ਬਹੁਤੀ (ਕੁਕੱਤਾ) ਖੋਟੀਰੀਤ ਪਕੜੀ ਹੈ। 


ਸਾਰੀ ਸ੍ਰਿਸ਼ਟੀ ਤੁਰਕਾਂ ਦੇ ਮਜ਼ਹਬ ਦੇਰੰਗ ਦੀ। 


ਬੇਦ ਸ਼ਾਸਤ੍ਹਾਂ ਦੀ ਰੀਤੀ ਤੇ ਚੰਗੀਰਾਜਨੀਤੀ। 


ਪੂਜਣਾ। 





1086 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਗਤ ਸਜਨਾ, ਰਹਿ ਨ ਦਿਹੀ'। 
ਪੌਰਾਨਨਿ ਪਰਚਾ', ਤੀਰਥ ਚਰਚਾ, 

ਦੇਵਨਿ ਅਰਚਾ', ਸਬਿ ਖੋਈ। 

ਮਹਿਜਦ' ਕੋਰਾਨਾ”, ਬਢੇ ਜਹਾਨਾ, 

ਜਾਇ ਨ ਜਾਨਾ, ਕਿਆ ਹੋਈ ॥੫੬॥ 

ਤੁਰਕ ਬਨਾਏ, ਬਹੁ ਹਿੰਦੂ। 

ਬਹੁ ਤੱਗ' ਲਹਾਵਤਿ, ਤਿਲਕ ਚਟਾਵਤਿ, 

ਅਤਿ ਸੰਤਾਵਤ, ਤੁਰਕਿੰਦੂ'। ।'ਔਰੰਗਾ। 

ਮਧ ਹਿੰਦੁਸਤਾਨੈ, ਕਹਰ ਮਹਾਨੈ, 

ਪਰਜੋ ਹਿੰਦਾਨੈ ਪਰ ਆਹੈ'। 'ਹਿੰਦੂਆਂ ਉਤੇ ਆ ਕੇ ਪਿਆ ਹੈ। 
ਦੁਖ ਦੈਂਹੈ ਅਨਗਨ, ਜ਼ੁਲਮ ਅਤੁਲਮਨ', 'ਬਹੁਤੇ। 

ਤੱਗ ਸਵਾ ਮਣ, ਨਿਤ ਲਾਹੈਂ ॥੫੭॥ 

ਕਰਿ ਜੋਰ ਬਜੋਰੀ', ਲਾਜ ਨ ਛੋਰੀ, 'ਜ਼ਬਰਦਸਤੀ। 
ਜ਼ਾਲਮ ਖੋਰੀ', ਤੁਰਕਾਨੈਂ। 'ਜ਼ਿੱਦੀ, ਕੀਨੇ-ਬਾਜ਼। 
ਹਿੰਦੁਨ ਕੀ ਬੇਟੀ, ਬਹੂ ਸਮੇਟੀ', ਖੋਹ ਲਈਆਂ। 
ਦੁਸ਼ਟਨਿ ਭੇਟੀ, ਜਬਰਾਨੈ'। 'ਧੱਕੇ ਨਾਲ ਦੁਸ਼ਟਾਂ ਨੇ (ਉਨ੍ਹਾਂ ਦੀ) ਬੇਪਤੀ ਕੀਤੀ। 
ਇਸ ਹਿਤ ਮਿਲਿ ਸਾਰਨਿ, ਕਰਿਓ ਵਿਚਾਰਨ, 

ਰਾਖਨ ਕਾਰਨ, ਧਰਮ ਨਿਜੈ। 

ਰਾਵਰ ਸਰਨਾਈ, ਲੀਨੀ ਆਈ, 

ਲੈਹੁ ਬਚਾਈ, ਦਾਨ ਦਿਜੈ ॥੫੮॥ 

ਤੁਮ ਪਰਉਪਕਾਰੀ, ਰੂਪ ਮੁਰਾਰੀ, 

ਸ਼ਕਤੀ ਭਾਰੀ, ਯੁਤੈ ਵਰੈਂ”। 

ਹਿਤ ਧਰਮ ਧੁਰਾਵਨ', ਤੁਮਰਾ ਆਵਨ, 

ਹੋਯੋ ਪਾਵਨ' , ਧਰਾ ਪਰੈ'। 

ਇਤਯਾਦਿਕ ਬਾਨੀ, ਹਿੰਦੁਨਿ ਭਾਨੀ', 

ਦੀਨ ਕਿਤਾਂਨੀ', ਹੋਇ ਜਬੈ। 

ਰੱਖਕ ਸਾਦਰ', ਸੁਨਯੋ ਸਬੈ ॥੫੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1087 


ਸਦਗੁਨ ਗਨ ਸਾਗਰ', ਕਾਦਰ” ਨਾਦਰ, 


ਧਰਮ ਬਿਰਾਦਰ', ਗਤਿ ਦਾਨੀ?। 
ਸਾਚੀ ਸੁਖ ਦਾਨੀ, ਸੁਚ ਨੈ ਸਾਨੀ', 
ਬੋਲੇ ਬਾਨੀ, ਗੁਰੁ ਗਜਾਨੀ। 

ਕਹੋ ਅਸੇਸੂ', ਅਬਿ ਜਾਈ। 

ਜੇ ਗੁਰੂ ਹਮਾਰੋ, ਨੌਮ ਉਦਾਰੋ, 

ਦੀਨ ਤੁਮਾਰੋ, ਮੰਨ ਜਾਈ ॥੬੦॥ 
ਤੌ ਹਮ ਭੀ ਮਾਨੈਂ, ਹਠ ਨਹਿੰ ਠਾਨੈਂ, 
ਨਹੀ ਤੁ ਜਾਨੈ, ਦੈਂਹ ਅਬੈ। 


ਇਹੁ ਸੁਨਿ ਦਿਜ ਗਰਜ਼ੀ', ਮਤੀ ਨ ਲਰਜ਼ੀ?, 


ਦੀਨੀ ਅਰਜ਼ੀ, ਜਾਇ ਤਬੈ। 
ਆਹਿਦੀਆ ਤਾਪੀ', ਗੁਰੁ ਪਾਸੰ। 

ਕਿਯ ਤੁਰਤ ਪਠਾਵਨਿ, ਹੇਤ ਬੁਲਾਵਨਿ, 
ਆਯੋ ਧਾਵਨ', ਚਲਿ ਖਾਸੰ2: ॥੬੧॥ 
ਗੁਰੁ ਪੌਰ' ਅਗਾਰੀ, ਆਇ ਉਚਾਰੀ, 
ਅਹਿਦੀਏ ਸਾਰੀ, ਬਾਤ ਜਬੈ। 

ਗੁਰੁ ਕੇ ਦਰਵਾਨੀ', ਜਾਇ ਬਖਾਨੀ, 
ਗੁਰੁ ਪੈ ਬਾਨੀ, ਤਾਂਹਿ ਤਬੈ। 

ਤਬਿ ਗੁਰੂ ਉਦਾਰਾ, ਸਹਜ ਉਚਾਰਾ, 
ਅਯੋ ਰਵਾਰਾ, ਕਾਲ ਬਲੀ'। 

ਸੁਨਿ ਸਬਿ ਬਿਸਮਾਏ, ਦਿਲ ਦਹਿਲਾਏ', 
ਜੋ ਗੁਰੁ ਗਾਏ', ਹੈਨ ਭਲੀ ॥੬੨॥ 
ਦੋਹਰਾ: 

ਪੁਨ ਗੁਰੁ ਨਿਜ ਢਿਗ ਅਹਿਦੀਏ, 

ਕੋ ਬੁਲਾਇ ਸਿਤਕਾਰ। 

ਬਖਸ਼ ਬਿੱਤ' ਬਹੁ ਬਾਤ ਕਰਿ, 


'ਸਾਰੇ ਚੰਗੇ ਗੁਣਾਂ ਦੇ ਸਮੁੰਦਰ। “ਕੁਦਰਤ ਦੇ ਮਾਲਕ। 
ਅਸਚਰਜ ਰੂਪ। 

'ਧਰਮ ਦੇ ਭਰਾ। “ਮੁਕਤੀ ਦਾਤਾ। 

'ਪਵਿੱਤ੍ਰ ਨਦੀ ਵਾਂਗ। 


'ਮੁਖੀ ਬ੍ਰਹਮਣੋਂ। 
'ਸਾਰੇ। 


'ਲੋੜਵੰਦ ਬੁਹਮਣਾਂ ਦੀ। “ਅਕਲ ਨਹੀਂ ਕੰਬੀ ਭਾਵ ਡਰੇ 
ਨਹੀਂ। 
'ਦੁਖਦਾਈ ਸਿਪਾਹੀ। 


'ਹਲਕਾਰਾ। (ਅ) ਤੇਜ਼ ਦੌੜ ਕੇ। “ਖ਼ਾਸ (ਉਚੇਚਾ) ਚਲ ਕੇ। 
'ਦਰਵਾਜ਼ੇ। 


'ਦਰਬਾਨ ਨੇ। 
'ਬਲੀ ਕਾਲ ਦਾ ਹਲਕਾਰਾ (ਜਾਂ) ਵਿਚੋਲਾ। 


'ਕੰਬ ਗਏ। 
'(ਬਚਨ) ਕਹੇ। 





1088 


ਲਯੋ ਚਿੱਤ ਤਿਹ ਢਾਰ' ॥੬੩॥ 
ਅੜਿੱਲ: 

ਗੁਰੁ ਦਰਸਨ ਤੇ ਫਿਰੀ, 

ਅਹਿਦੀਏ ਕੀ ਮਤੀ। 

ਧਰਿ ਮੁਰਾਸਲਾ' ਅੱਗੂ, 

ਬੰਦਨਾ ਕਰਿ ਅਤੀ। 

ਸੰਤ ਸਰੂਪ ਸੁਭਾਵ, ਸੁਹ੍ਰਿਦੈ ਸਰਲ' ਸਦ। 

ਹੋ ਪੇਖਿ ਅਹਿਦੀਏ ਤਜਜਯੋ, ਹਕੂਮਦ ਕੇਰ ਮਦ 
॥੬੪॥ 

ਵਿਚ ਮੁਰਾਸਲੇ ਲਿਖੋ, ਨੁਰੰਗੇ ਜਾਲਸਾ'। 


ਸੁਨਿ ਤੁਮਰਾ ਜਸ ਗੁਰੋ, ਬਢੀ ਉਰਿ ਲਾਲਸਾ। 
ਮਿਹਰਵਾਨ ਹੈ ਆਨਿ, ਦਰਸ ਮੁਹਿ ਦੀਜੀਏ। 

ਹੋ ਕਲਪ ਤਰੂ ਸਮ' ਤੁਮਹੋ, ਗੁਰੂ ਸੁਨੀਜੀਏ 
॥੬੫॥ 


ਇਸ ਕਾ ਉੱਤੁ ਸਤਿਗੁਰੁ, ਦੀਨੋ ਤਬਿ ਇਹੀ। 
ਤੁਮ ਦੁਨੀਆਂ ਕੇ ਸ਼ਾਹਿ, ਦੀਨ ਕੇ' ਹਮ ਸਹੀ। 
ਬਾਬੇ ਬਾਬਰ ਤਈਂ ਦਈ, ਭੰਗ ਬਦਲੇ ਸ਼ਾਹੀ"। 


ਹੋ ਸਾਤ ਸੀਸ ਦੈ ਉਨੈਂ, ਪੁਨੈ ਪਲਟਾਵਨਿ ਪ੍ਰਾਹੀ' 
॥੬੬॥ 

ਹਮੈ ਕਰਯੋ ਤੁਮ ਯਾਦ, ਬਾਦ ਚੌਮਾਸ ਤੈ'। 

ਐਹੈਂ ਹਮ ਤੁਮ ਪਾਸ, ਬੂਝੀਓ ਰਾਸ ਤੈ'। 

ਦਯੋ ਅਹਿਦੀਆ ਤੋਰ, ਗਯੋ ਸੋ ਫਿਰ ਤਵੈ। 

ਹੋ ਤਮਾਂ ਤੇਲ ਤੈ' ਨਰਮ, ਚਰਮ ਜਯੋਂ ਨਰ ਭਵੈ 
॥੬੭॥ 

ਬਾਦਸ਼ਾਹਿ ਪੈ ਲਿਖਯੋ, ਗੁਰੂ ਕਾ ਜਬਿ ਗਯੋ। 
ਪਢਿ ਸੁਨਿ ਕੀਨ ਯਕੀਨ, ਸਹੀ ਦਿਲ ਦਿਢ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਾਅਲ-ਸਾਜ਼ ਨੇ। (ਅ) ਛਲੀਏ (ਨੁਰੰਗੇ) ਨੇ। (ਏ) ਛਲ 
ਨਾਲ। 


'ਕਲਪ ਬ੍ਰਿਛ ਵਾਂਗ। 


'ਧਰਮ ਦੇ। 
ਦੇਖੋ ਬਿਸ੍ਰਾਮ ੧੨ ਦੇ ਅੰਕ ੧੨੫ ਦੀ " ਨਿਸ਼ਾਨ ਦੀ ਟਿੱਪਣੀ। 
ਕਿਹਾ ਹੈ। 


'ਚੁਮਾਸੇ ਪਿੱਛੋਂ। 
'ਸੱਚ ਜਾਣਿਓ। 


'ਲਾਲਚ ਰੂਪ ਤੇਲ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1089 


ਹੋ ਆਗ ਲਾਗ ਕੀ' ਜਗੀ, ਭਈ ਕਸੂਤੀਆ 'ਈਰਖਾ ਦੀ। (ਅ) ਦੁਸ਼ਮਣੀ ਦੀ। 
॥੬੮॥ 

ਕਹਸੋ ਸ਼ਾਹਿ ਪੈ ਤਾਂਹਿ, ਨ ਗੁਰੁ ਅਬਿ ਆਇ ਹੈਂ। 

ਕਿਸੀ ਪਹਾਰ ਮਝਾਰ, ਪਲਾਇ ਛਪਾਇ ਹੈਂ। 

ਸ਼ਾਹਿ ਯਾਹਿ ਸੁਨਿ ਸਤਿ ਮਾਨਿ, ਪੁਨ ਅਹਿਦੀਏ। 

ਹੋ ਪਠੇ ਅਰ ਕਰਿ ਗੌਰ', ਲਯਾਵਨਿ ਕਹਿ ਦੀਏ 

॥੯੬॥ 

ਇਤ ਸਤਿਗੁਰੁ ਕੀ ਸੁਨੋ, ਗਾਥ ਸੁਖਦਾ ਭਰੀ'। 

ਭਯੋ ਦੂਤ ਥਾ ਬਿਦਾ ਜਬੈ, ਤਬਿ ਯੌ ਕਰੀ। 

ਸੇਵਕ ਸਿੱਖ ਮਸੰਦਨਿ, ਬ੍ਰਿੰਦਨਿ ਬੋਲਿ ਕੈ। 

ਹੋ ਲਾਇ ਦੀਵਾਨ ਮਹਾਨ, ਕਹਯੋ ਇਮ ਖੋਲ੍ਹ ਕੈ 

॥੭੦॥ 

ਸਾਹਿਬਜ਼ਾਦੇ ਪਾਸ, ਚੌਕਸੈ' ਤੁਮ ਰਹਜੋ। 

ਹਮ ਅਬਿ ਅਧਿਭੁਤ ਕਾਮ, ਕਰਨ ਹੈ ਚਿਤ 

ਚਹਜੋ। 

ਇਮ ਕਹਿ ਗਾਦੀ, ਨਿਜੈਂ ਸੁਪੁੱਤਰ ਬਿਠਾਯੋ। 

ਹੋ ਮਮ ਸਮ ਇਨਿ ਕੋ ਮਾਨਯੋ, ਇਮ ਸਬਿਨਿ 

ਸੁਨਾਯੋ ॥ ੭੧॥ 

ਪੁਨ ਇਕੰਤ ਭਗਵੰਤ, ਸੁਤੰਤ' ਬਿਠਾਯ ਕੈ। 'ਇਕੱਲਿਆਂ ਨੂੰ। 
ਬੁਹਮਾਤਮ ਪੁਮਾਤਮ, ਗਯਾਨ ਦਿਢਾਯ ਕੈ। 

ਭਜਨ ਕਰਨਿ ਭਵ ਬੰਧ ਹਰਨਿ', ਰਿਧਿ ਸਿੱਧਿ 'ਸੰਸਾਰ ਦੇ ਬੰਧਨ ਮੋਟਣ ਦੀ। 
ਕੀ। 

ਹੋ ਰੀਤਿ ਸਰਬ ਸਮਝਾਈ, ਗੁਰੁ ਸਿੱਖਿ ਬ੍ਰਿੱਧਿ 'ਗੁਰਸਿੱਖੀ ਦੇ ਵਾਧੇ ਦੀ। 
ਕੀ' ॥੭੨॥ 

ਜਦਪਿ ਥੇ ਸਮਰੱਥ, ਸਰਬ ਸ਼ਕਤੀ ਯੂਤੈਂ। 

ਸੁ ਗੁਰੁ ਗੋਬਿੰਦ ਸਿੰਘ, ਪਹਿਲ ਹੀ ਜਗ ਨੁਤੈਂ!। _ 'ਜਗਤ ਦੇ ਉਸਤਤ ਕਰਨ ਯੋਗ। 
ਤਦਪਿ ਰਾਮ ਕ੍ਰਿਸ਼ਨ, ਸਮਾਨ ਉਪਦੇਸ਼ ਲਿਯ। 

ਹੋ ਮਰਯਾਦਾ ਪੁਰਸ਼ੋਤਮ, ਸ੍ਰੀ ਗੁਰੁ ਨੌਮ ਦਿਯ 

॥੭੩॥ 

ਕਾਰਬਾਰ ਗੁਰਯਾਈ ਕੇ, ਸਮਝਾਯ ਕੈ। 





1090 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਪਿ ਗੋਪ ਮਤ ਥੋਪਿ, ਸੋ ਪਿ ਦ੍ਰਿੜਾਯ ਕੈ'। 'ਜਿਹੜੀ ਕੋਈ ਗੁਪਤ ਗੱਲ ਸੀ ਉਹ ਵੀ ਪੱਕੀ ਕਰਕੇ। 
ਭਰਿ ਭੂਜ ਮੈਂ! ਦੈ ਪਜਾਰ, ਕਿਵਾਰ ਉਘਾਰ ਕੈ?। _'ਜੱਫੀ ਪਾ ਕੇ। “ਅੰਦਰ ਦੇ ਤਖਤੇ ਖੋਲ੍ਹ ਕੇ। 

ਹੋ ਰਿੱਧਿ ਸਿੱਧਿ ਨਿਧਿ, ਬਿਧਿ ਪ੍ਰਸਿੱਧ ਦਿਖਾਰ 'ਜੁਗਤਿ ਪ੍ਰਗਟ ਹੀ ਦਿਖਾ ਕੇ। 

ਕੈ! ॥੭੪॥ 

ਦੀਪ ਸੰਗ ਤੈ ਦੀਪਕ, ਦਿਪਯੋ ਮਹਾਨ ਹੈ'। 'ਦੀਵੇ ਤੋਂ ਮਹਾਨ ਦੀਵਾ ਜਗ ਪਿਆ। 

ਔਰ ਨ ਕਾਹੂੰ ਲਖਯੋ, ਉਭੈ' ਗੁਰੁ ਜਾਨ ਹੈਂ। 'ਦੋਵੇਂ। 

ਪੰਚਾਮਿ੍‌ਿਤ' ਬੁਤਾਇ, ਅਧਿਕ ਕਰਵਾਇ ਕੈ। 'ਕੜਾਹ ਪ੍ਸ਼ਾਦ। 

ਹੋ ਪੁਨਾ ਮਹਿਲ ਨਿਜ ਅੰਦਰ, ਸਤਿਗੁਰੁ ਜਾਇ ਕੈ 


॥੭੫॥ 

ਸੀ ਨਾਨਕੀ ਮਾਤ, ਤਈਂ ਕਰਿ ਬੰਦਨੈ। 

ਚਾਹੀ ਜਬੈ ਬਿਦਾਈ, ਪਿਖਿ ਨਿਜ ਨੰਦਨੈ'। 'ਆਪਣੇ ਪੁੱਤਰ ਨੂੰ ਵੇਖ ਕੇ। 

ਭਰੇ ਨੈਨ ਜਲਿ ਐਨ', ਬੈਨ ਨਹਿਂ ਆਵਈ। 'ਚੰਗੀ ਤਰ੍ਹਾਂ। 

ਹੋ ਬਾਰ ਬਾਰ ਦੈ ਪਯਾਰ, ਨਿਹਾਰ ਅਕੁਲਾਵਹੀ' 'ਦੇਖ ਕੇ (ਮਾਤਾ) ਵਿਆਕੁਲ ਹੋ ਰਹੀ ਹੈ। 
॥੭੬॥ 

ਸੀ ਗੁਰੂ ਦੀਨ ਦਯਾਲ, ਭਵਿੱਖਤ' ਸੋਚ ਕੈ। 'ਆਉਣ ਵਾਲਾ ਸਮਾਂ। 


ਦਿਯ ਉਪਦੇਸ਼ ਬਿਸ਼ੇਸ਼, ਕਲੇਸ਼ਹਿ ਮੋਚ ਕੈ'। 'ਕਲੇਸ਼ਾਂ ਨੂੰ ਕੱਟਣ ਵਾਲਾ। 
ਅਤਿ ਭਗਤੀ ਯੂਤਿ ਮਤੀ, ਹੁਤੀ ਸੁਧ ਮਾਤ ਕੀ। 

ਹੋ ਬੁਹਮਾਤਮ ਝਟ ਲਖਯੋ, ਭਈ ਦਿਢ ਸਾਂਤ ਕੀ! 'ਪੱਕੀ ਸ਼ਾਂਤੀ ਹੋ ਗਈ। 
॥2੧੧॥ 

ਸੀ ਗੁਜਰੀ ਜੀ, ਗਹੇ ਚਰਨ ਆਧੀਰ ਹ੍ਹੈ। 

ਬਿਹਬਲ ਮਨ ਤਨ ਕੰਠ, ਗਯੋ ਸਾਰੀਰ ਹ੍ਹੈ। 

ਪਗ ਪੰਕਜ ਪਾਖਾਰੇ', ਦ੍ਰਿਗ ਜਲ ਢਾਰ ਕੈ?। ਧੋਤੇ। “ਫੋਲ੍ਹ ਕੇ। 

ਹੋ ਪਤਿ ਬਯੋਗ ਸਮ' ਦੁੱਖ, ਨ ਔਰ ਵਿਚਾਰ ਕੈ ਵਿਛੋੜੇ ਵਰਗਾ। 

॥੭੮॥ 

ਕਾਂਪੀ ਕਦਲੀ ਭਾਂਤਿ', ਕਾਂਤਿ” ਬਦਲੀ ਗਈ। __`ਕੇਲੇ ਵਾਂਗ। “ਚਿਹਰੇ ਦੀਰੌਣਕ। 
ਮੀਨ ਥਲੀ ਹ੍ਹੈ' ਕਹੇ, ਭਲੀ ਨਹਿਂ ਬਿਧਿ ਕਈ?। _ 'ਥਲ ਦੀ ਮੱਛੀ ਹੋ ਕੇ। “ਪ੍ਰਮੇਸ਼ਰ ਨੇ ਚੰਗੀ ਨਹੀਂ ਕੀਤੀ। 
ਤ੍ਰਿਕਾਲੱਗ੍ਰ' ਸਰਬੱਗੂ, ਗੁਰੂ ਦੈ ਧੀਰ ਹੈ। 'ਤਿੰਨਾਂ ਸਮਿਆਂ ਦੇ ਜਾਣੂ। 

ਹੋ ਕਹਯੋ ਪਾਸ ਤੁਵ ਪੁੱਤ , ਬਲੀ ਬਡ ਬੀਰ ਹੈ 

॥੭੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁੱਤ ਪਤੋਹੂ ਪਾਲਿ', ਪੌੜ੍ਹ ਪੁਨ ਪੇਖੀਓ। 

ਕੌਤਕ ਮਾਯਾ ਕੇਰ, ਅਨਕਧਾ ਲੇਖੀਓ'। 

ਹਿੰਦੁ ਧਰਮ ਕੇ ਰੱਖਨ ਹੇਤ, ਹਮ ਜਾਤ ਹੈਂ। 

ਹੋ ਤੁਮ ਮਾਤਾ ਕੀ ਸੇਵ, ਕਰਯੋ ਸਬਿ ਭਾਂਤਿ ਹੈ 
॥੮੦॥ 

ਔਰ ਬਿਬਿਧਿ' ਸਿਤਕਾਰ, ਸੁ ਧੀਰ ਵਿਚਾਰ ਕੈ। 
ਮਾਯਾ ਮਈ' ਅਗਯਾਨ, ਮੋਹ ਪਰਿਹਾਰ ਕੈ?। 
ਨਿਜ ਸ਼ਕਤੀ ਬਲ ਬੁਹਮ ਗਯਾਨ, ਦਿਢ ਹੈ ਦਯੋ। 
ਹੈ ਜਗਤ ਮਿੱਥਯਾ ਮਾਨਿ', ਮਾਤ ਮਨ ਬਿਰ ਥ੍ਯੋ? 
॥੮੧॥ 

ਜਾਨ ਲਯੋ ਇਮ ਸਹੀ, ਯਹੀ ਜਗ ਰੀਤਿ ਹੈ। 

ਮਮ ਪਤਿ ਪੂਰਨ ਬ੍ਰਹਮ, ਸੰਗ ਮੁਨਿ ਨੀਤ ਹੈ। 
ਆਤਮ ਮਰੈ ਨ ਜਰੈ, ਕਟੈ ਨਹਿਂ, ਕਹਤ ਹੈੱ”। 
ਹੋਂ ਦੇਹ ਸੰਜੋਗ ਅਨਿੱਤ', ਸ਼ਬਦ ਨਿਤ ਰਹਿਤ ਹੈ? 
॥੮੨॥ 


ਯਾ ਬਿਧਿ ਸਬਿ ਕੋ ਗਯਾਨ, ਧੀਰ ਬਿਧਿ ਦੈ ਭਰੇ'। 
ਸੇਵਕ ਲੈ ਨਿਜ ਸੰਗ, ਅਲਪ ਹੀ' ਚਲ ਪਰੇ। 
ਪੁਨ ਪੁਨ ਨਿਜ ਸੁਤ ਓਰ, ਨਿਹਾਰ ਪਯਾਰ ਦੈ। 
ਹੋ ਥਾਪ ਆਪਨਾ ਆਪ, ਗੁਰਜਾਈ ਭਾਰ ਦੈ' 


॥੮੩॥ 

ਪੁਰ ਅਨੰਦ ਕੋ ਆਨੰਦ ਦਾਇ, ਜੁਹਾਰ ਕੈ'। 
ਬਿਦਾ ਸਬਿਨਿ ਤੇ ਭਏ, ਸੁ ਖੁਸ਼ੀ ਉਚਾਰ ਕੈ। 
ਲੋਗਨਿ ਬੰਦੇ ਚਰਨ, ਗਰਨਿ ਪਟ ਪਾਇ ਕੈ'। 

ਹੋ ਪਰਿਕਰਮਾ ਗੁਰੁ ਕੇਰ, ਕਰੀ ਬਿਲਖਾਇ ਕੈ' 
॥੮੪॥ 

ਖੈਂਚ ਲੀਕ ਗੁਰੁ ਕਹਯੋ, ਨ ਅੱਗੂ ਆਈਓ। 
ਦਸਮੇਸ਼ਰ ਕੋ ਸੇਵ, ਪਰਮ ਪਦ ਪਾਈਓ। 

ਮਾਨ ਚਿੱਤ੍ਰ ਸੇ ਥਿਰੇ', ਘਿਰੇ ਮਨ ਸ਼ੋਕ ਮੈਂ। 

ਹੋਂ ਪਾਛੇ ਜਾਨਾ ਨਾਹਿੰ, ਚਾਹਿਂ ਨਿਜ ਓਕ ਮੈਂ” 
॥੮੫॥ 


1091 


'ਅਨੇਕ ਤਰ੍ਹਾਂ। 
'ਰੂਪ। “ਮੇਟ ਕੇ। 


'ਝੂਠਾ ਮੰਨ ਕੇ। “ਟਿਕ ਗਿਆ। 


(ਬੇਦ ਸੰਤ) ਕਹਿੰਦੇ ਹਨ। 
'ਝੂਠਾ ਹੈ। “ਸ਼ਬਦ (ਦਾ ਮੇਲ) ਨਿੱਤ ਰਹਿੰਦਾ ਹੈ। 


'ਭਲੀ ਤਰ੍ਹਾਂ ਦੇ ਕੇ। 
'ਥੋੜੇ ਹੀ। 


।ਆਪਣਾ ਆਪ ਰੂਪ ਬਣਾ ਕੇ ਤੇ ਭਾਰੀ ਗੁਰਿਆਈ ਦੇ ਕੇ। 
'ਨਮਸਕਾਰ ਕਰਕੇ। 


'ਗਲਾਂ 'ਚ ਪੱਲੇ ਪਾ ਕੇ। 
'ਰੋ ਕੇ। 





1092 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਚਲੇ ਜਬਿ ਅਗੇ, ਚਲੇ ਜਲ ਨੈਨ ਤੈ। 

ਨਰ ਨਾਰਿਨਿ ਜੈ ਧੁਨੀ, ਸੁਨੀ ਤਬਿ ਗੈਨ ਤੈ'। ਅਕਾਸ਼ ਤੋਂ। 

ਪੈ ਕੁਸਗੁਨ ਪਿਖਿ ਔਰ, ਮਗਨ ਮਨ ਦੁਖ _'(ਸੋਕ 'ਚ) ਡੁੱਬੇ ਮਨ ਦੁੱਖ 'ਚ ਮਿਲ ਗਏ। 

ਭਿਲੇ'। 

ਹੋ ਨਗਨ ਭਾਲ ਦਿਜ, ਅਗਨਿ ਸ ਗਧੂੰ, ਅੱਗੂ _'ਨੰਗੇ ਸਿਰ ਬੁਹਮਣ ਤੇ ਧੂੰਏਂ ਸਹਿਤ ਅਗਨੀ ਅੱਗੋਂ ਮਿਲੇ। 

ਮਿਲੇ' ॥੮੬॥ 

ਮ੍ਰਿਗ ਬਾਮ ਦਿਸ ਗਏ', ਦ੍ਰਿਗ ਜਲ ਬਹੁ ਜਵੈ?। __'ਹਰਨ ਖੱਬੇ ਪਾਸੇ ਨੂੰ ਗਏ। “(ਵੇਖਣ ਵਾਲਿਆਂ ਦੇ) ਅੱਖਾਂ 'ਚੋਂ 
ਬਹੁਤਾ ਜਲ ਜਾਂਦਾ ਹੈ। 

ਪੇਖਿ ਬਖਾਨੇ ਦਾਨੇ', ਨ ਜਾਨੇ ਕਯਾ ਭਵੈ”। 'ਸਿਆਣੇ। “ਕੀ ਹੋਵੇਗਾ। 

ਰਹੇ ਪਿਖਿਤਿ ਜਹਿੰ ਲਗੈਂ, ਦਿਖਤਿ ਗੁਰੁ ਰਹੇ 'ਜਿੱਥੋਂ ਤੱਕ। 

ਤਿਨਿ। 

ਹੋ ਗਏ ਸ੍ਰਾਸ ਭਰਿ' ਪੁਨ ਅਵਾਸ£, ਧਰਿ ਤ੍ਰਾਸ 'ਹਾਹੁਕੇ ਲੈ ਕੇ। “ਘਰ। 

ਮਨ ॥੮੭॥ 

ਸੇਤ ਸਪਤਮੀ ਹਾੜ', ਐਸ ਗੁਰੁ ਤੁਰਿ ਭਲੇ। 'ਹਾੜ ਸੁਦੀ ਸੱਤਵੀਂ। 

ਕੀਰਤਿ ਪੁਰਿ ਬਸ ਨਿਸਾ', ਅੱਗਰੀ ਪੁਨ ਚਲੇ। __'ਰਾਤ। 


ਮਤੀਰਾਮ ਦੀਵਾਨ, ਗੁਰੁਦਿੱਤਾ ਦਯਾਲ' ਜੇ। 'ਭਾਈ ਦਿਆਲਾ ਜੀ। 

ਹੋ ਉਦਾ ਭਾਈ ਧਰਮ ਦਾਸ, ਸਿਖ ਨਾਲ ਥੇ 

॥੮੮॥ 

ਬਸਿ ਮਕਾਰ ਪੁਰਿ, ਹਸਨ ਪੁਰੋਂ, ਨਨਹੇੜੀਓ”। _'ਪਿੰਡ ਦਾ ਨਾਮ। 

ਸੈਫਾਵਾਦ' ਪਹੁਚੇ, ਸੁਚੇ ਬੇੜੀਓ। 'ਪਟਿਆਲੇ ਲਾਗੇ ਸੈਫੁੱਦੀਨ ਦਾ ਵਸਾਇਆ ਨਗਰ ਤੇ ਕਿਲ੍ਹਾ 


ਜਿਸ ਦਾ ਹੁਣ ਨਾਮ ਬਹਦਾਰ ਗੜ੍ਹ ਹੈ। 
ਜਹਾਂ ਬਹਾਦਰ ਗੜ੍ਹ, ਪੱਟਯਾਲੇ ਨਿਕਟ ਹੈ। 
ਹੋ ਤਹਿ ਥਾਂ ਤਬੈ ਨੁਵਾਬ, ਸੈਫ ਖਾਂ ਬਿਕਟ ਹੈ! 'ਬਹਾਦਰ ਸੀ। 
॥੮੯॥ 
ਦੋਸਤ ਥਾ ਦਰਵੇਸ਼, ਬੇਸ' ਸਰਦਾਰ ਸੋ। 'ਚੰਗਾ। 
ਰਖਤਿ ਗੁਰੂ ਪੈ ਸ਼ਰਧਾ, ਅਤਿਸੈ ਪਯਾਰ ਸੋ। 
ਯਾਂਹੀ ਤੇ ਗੁਰੁ ਉਤ੍ਰੇ, ਤਿਸ ਕੈ ਆਇ ਕੈ। 
ਹੋ ਸੇਵਾ ਤਿਨ ਸਬਿ ਭਾਂਤਿ, ਕਰੀ ਮਨ ਲਾਇ ਕੈ 
॥੯੦॥ 
ਚਤੁਰ ਮਾਸ' ਗੁਰੁ ਰਾਖੇ, ਤਿਨ ਅਤਿ ਪੇਮ ਸੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਗਤਿ ਗੁਰੁ ਕੀ ਟਹਿਲ, ਕਰੇ ਨਿਤ ਨੇਮ ਸੈਂ। 
ਰਹੇ ਬਾਗ ਮੈਂ ਜਹਾਂ, ਤਹਾਂ ਗੁਰੁਦ੍ਰਾਰ ਅਬਿ। 

ਹੋ ਕਰਮ ਸਿੰਘ ਪਟਲੇਸ, ਰਚਾਯੋ' ਲਖੈਂ ਸਥਿ 
॥੯੧॥ 

ਉਤੈ ਸ਼ਾਹਿ ਜੋ ਪਠੇ, ਅਹਿਦੀਏ ਥੇ' ਪੁਨਾ। 
ਆਨੰਦ ਪੁਰ ਗੁਰੁ ਨਹੀ, ਯਾਹਿ ਜਬਿ" ਸ਼ਾਹਿ 
ਸੁਨਾ। 


ਤਬਿ ਪਤਸ਼ਾਹ ਰਿਸਾਇ, ਪਨਾਇ ਸਊਰ ਬਉ'। 
ਖੋਜੈਂ ਜਹਿਂ ਤਹਿ ਮੁਲਖ, ਪਹਾਰਨਿ ਖੋਹ ਲਉ” 
॥੯੨॥ 

ਗਾਉ ਗਾਉਂ ਮੈਂ ਜਾਇ, ਢੰਡੋਰੇ ਦੀਜੀਓ। 

ਪੁਨ ਪੈਂਚ ਚੌਧਰੀ ਪਕਰਿ, ਮੁਚੱਲਕੇ' ਲੀਜੀਓ। 


1093 


'ਬਣਵਾਇਆ ਹੈ। 


'ਸਿਪਾਹੀ ਭੇਜੇ ਸਨ। 


“ਅੰਕ ਨੰ. ੯੨ ਦੇ 'ਸ਼ਾਹਿ ਸੁਨਾ' ਤੋਂ ਇਸੇ ਹੀ ਬਿਸ੍ਰਾਮ ਦੇ 
ਅੰਕ ਨੰ. ੧੪੧ ਦੇ 'ਕਰਨ ਕਾਰਨ ਸਮੁੱਥ' ਤੱਕ ਦੀ ਰਚਨਾ 
ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ੫੨੫ ਪੰਨੇ ਤੋਂ ੫੨੮ ਪੰਨੇ 
ਤੱਕ ਚਾਰ ਸਫ਼ੇ, ਕਵਿ ਜੀ ਦੀ ਆਪਣੀ ਕ੍ਰਿਤ ਨਹੀਂ ਹੈ। ਇਹ 
ਰਚਨਾ ਇਸ ਐਡੀਸ਼ਨ ਦੇ ਆਖੇਪਕਾਰ ਘਸੀਟਾ ਸਿੰਘ 
ਕਵੀਸ਼ਰ ਲਾਹੌਰ ਦੀ ਰਚੀ ਹੋਈ ਹੈ। ਕਵਿ ਜੀ ਕ੍ਰਿਤ ਰਚਨਾ 
ਸ਼ੁਰੂ ਕਰ ਦਿੱਤਾ ਹੈ ਪਰ ਕਾਵਿ ਨਿਯਮਾਂ ਅਨੁਸਾਰ ਅੜਿੱਲ 
ਛੰਦ ਦੀ ਚੌਥੀ ਤੁਕ ਦੇ ਮੁੱਢ ਵਿੱਚ 'ਹੋ' ਸ਼ਬਦ ਲਿਖਣਾ ਹੀ ਭੁੱਲ 
ਗਿਆ ਹੈ। (ਜਦ ਕਿ ਕਵਿ ਜੀ ਵਲੋਂ ਅਸਲ ਰਚਨਾ ਵਿੱਚ 
ਪਿੱਛੇ ਵੀ ਤੇ ਅੱਗੇ ਵੀ ਇਸ ਨਿਯਮ ਦੀ ਠੀਕ ਪਾਲਨਾ ਕੀਤੀ 
ਗਈ ਹੈ) ਅਤੇ ੯੬ ਨੰ. ਚੌਪਈ ਦੀਆਂ ਚਾਰ ਦੀ ਬਜਾਇ ਦੋ 
ਹੀ ਤੁਕਾਂ ਲਿਖੀਆਂ ਹਨ। ਛਾਪਾ ਪੱਥਰ ਦੇ ੫੨੮ ਪੰਨੇ ਤੇ 
ਆਖੇਪਕਾਰ ਚੌਪਈ ਲਿਖਦਾ ਆ ਰਿਹਾ ਸੀ। ਕਵਿ ਜੀ ਦੀ 
ਅਸਲ ਰਚਨਾ ਵਿੱਚ ੫੨੯ ਪੰਨੇ ਤੇ ਚੂੰਕਿ ਅੜਿੱਲ ਛੰਦ ਚਲ 
ਰਿਹਾ ਸੀ ਇਸ ਲਈ ਛੰਦ ਮੇਲਣ ਲਈ ਆਖੇਪਕਾਰ ਨੇ 
੫੨੯੮ ਪੰਨੇ ਹੇਠ ਦੋ ਤੁਕਾਂ ਅੜਿੱਲ ਛੰਦ ਦੀਆਂ ਬਣਾ ਦਿੱਤੀਆਂ 
ਪਰ ਛੰਦ ਦਾ ਸਿਰਲੇਖ 'ਅੜਿੱਲ' ਲਿਖਣਾ ਕਾਹਲੀ ਵਿੱਚ ਭੁੱਲ 
ਗਿਆ ਜਿਸ ਤੋਂ ਇਸ ਰਚਨਾ ਦੇ ਆਖੇਪ ਹੋਣ ਦੇ ਇਹ ਪ੍ਰਤੱਖ 
ਪ੍ਰਮਾਣ ਮਿਲਦੇ ਹਨ। ਹੋਰ ਸਾਰੀਆਂ ਉਹ ਦਲੀਲਾਂ ਵੀ ਇਸ 
ਰਚਨਾ ਨੂੰ ਆਖੇਪ ਸਿੱਧ ਕਰਦੀਆਂ ਹਨ ਜੋ ਇਸ ਤੋਂ 
ਪਹਿਲੀਆਂ ਆਖੇਪ ਰਚਨਾਵਾਂ ਬਾਰੇ ਦਿੱਤੀਆਂ ਗਈਆਂ ਹਨ। 
ਦੇਖੋ ੩੨ਵੇ ਬਿਸ੍ਰਾਮ ਦੇ ਅੰਕ ੧੧੮ ਅਤੇ ੩੪ਵੇ ਬਿਸ੍ਹਾਮ ਦੇ 
ਅੰਕ ੪੨ ਵਿਚ " ਨਿਸ਼ਾਨ ਦੀਆਂ ਪੈਰ ਟੂਕਾਂ। 

'ਗੁੱਸੇ ਹੋ ਕੇ ਬਹੁਤੇ (ਘੋੜ) ਸਵਾਰ ਭੇਜੇ। 

'ਪਹਾੜਾਂ ਦੀਆਂ (ਖੋਹ) ਕੰਦਰਾਂ ਤੱਕ। 


'ਪੁਣ-ਪੱਤਰ। 





1094 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿ ਐਸੇ ਹੀ ਕਰੀ, ਮੁਲਖ ਸਭਿ ਸੋਧਿਓ'। 
ਸਿੱਖ ਮਸੰਦਨਿ ਬਾਂਧਿ, ਪੁਨਾ ਤਿਨਿ ਬੋਧਿਓ' 
॥੯੩॥ 

ਦੀਜੈ ਗੁਰੂ ਬਤਾਇ, ਸ਼ਾਹਿ ਕਉ ਖੁਸ਼ ਕਰੋ। 
ਲੀਜੈ ਬਹੁਤ ਇਨਾਮ, ਆਪ ਕਰੋਂ ਦੁਖ ਭਰੋ। 
ਦੀਨੋ ਹਿੰਦੁਨਿ ਕਸ਼ਟ, ਲਚਾਰੀ' ਅਤਿ ਬਨੀ। 
ਜਾਨੀ ਜਾਨ ਸੁਜਾਨ', ਗਟੀ? ਗੁਰਿ ਯਹਿ ਗਨੀ 
॥੯੪॥ 

ਚੌਪਈ: 

ਤਬਿ ਸਤਿਗੁਰੁ ਸੀ ਤੇਗ ਬਹਾਦਰ। 

ਧਰਮ ਧੁਜਾ' ਕੀ ਪਹਿਰੀ ਚਾਦਰ। 

ਚਲਤੇ ਮਗ ਮੈਂ ਗਾਉਂ ਸੁ ਹੇਰਾ'। 
ਸੈਫਾਵਾਦ ਕੀਓ ਗੁਰੁ ਡੇਰਾ ॥ ੯੫॥ 

ਸੈਫ ਦੀਨ ਥਾ ਮਾਲਕ ਗਾਉਂ”। 

ਕਿਸੀ ਸੁਨਾਯੋ ਤਿਸ ਗੁਰੁ ਨਾਉਂ ॥੯੬॥ 
ਦੋਹਰਾ: 

ਤੇਗ ਬਹਾਦਰ ਆਨ। 
ਜਗਮਗ ਜੋਤਿ ਸੁਹਾਵਨੀ, 

ਸੰਤ ਰੂਪ ਪਹਿਚਾਨ ॥ ੯੭॥ 

ਚੌਪਈ: 

ਸੁਨਾ ਨਾਮ ਤਤਕਾਲ ਸਿਧਾਯੋ। 

ਬਿਹਬਲ ਹੈ ਤਨ ਪੁਲਕਤਿ' ਆਯੋ। 

ਹਾਥ ਜੋਰਿ ਕੈ ਸਨਮੁਖ ਠਾਢਾ। 

ਪੂਰਬ ਪ੍ਰੇਮ ਨੈਨ ਜਲ ਬਾਢਾ ॥ ੯੮ ॥ 


ਸੈਫ ਦੀਨ ਆਇਓ ਤਿਨ ਦਰਸ਼ਨ ਪਾਇਓ, 
ਸਿਰ ਚਰਨ ਨਿਵਾਇਓ ਜਾਨਿਓ ਪੀਰ ਮਮ 
ਆਇਓ ਹੈ। 

ਡੇਰਾ ਕਰਵਾਇ ਪੁਨ ਰਸਦ ਪੁਚਾਇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1095 


ਮਨ ਅਤਿ ਹਰਖਾਇ, ਮਾਨੋਂ ਰੰਕ ਨਿਧਿ ਪਾਇਓ 'ਜਾਣੋ ਕੰਗਾਲ ਨੇ ਖ਼ਜ਼ਾਨਾ ਪਾ ਲਿਆ ਹੈ। 


ਹੈ'। 

ਪਾਇ ਕੈ ਪ੍ਰਸ਼ਾਦ ਗੁਰੁ ਕੀਨੋ ਹੈ ਆਰਾਮ, 
ਪ੍ਰਯੰਕ ਡਸਵਾਇ ਸੁਪਤਏ' ਮਨ ਭਾਇਓ ਹੈ। 
ਉਠੇ ਗੁਰੁ ਦੇਵ ਸੈਫ਼ ਦੀਨ ਸੁਨਿ ਭੇਵ, 


'ਪਲੈਘ ਡਹਾ ਕੇ ਸੌਂ ਗਏ। 


ਕਰੀ ਬਿਨਤੀ ਅਭੇਵ' ਤਬਿ ਬਚਨ ਸੁਨਾਇਓ ਹੈ 'ਭੇਦਰਹਿਤ। 


॥੯੯॥ 

ਦੋਹਰਾ: 

ਨਿਸ ਦਿਨ ਬਾਰੰ ਬਾਰਿ। 

ਕਬਿ ਦੀਦਾਰ ਹਮ ਦੇਹਿੰਗੇ, 

ਸ੍ਰੀ ਗੁਰੂ ਕਰੁਨਾ ਧਾਰਿ ॥੧੦੦॥ 
ਸੁਨੀ ਬੇਨਤੀ ਦਾਸ ਕੀ, 

ਕੀਯਾ ਮਨੋਰਥ ਪੂਰ। 

ਕਛੁਕ ਕਾਲ ਮਮ ਢਿਗ ਰਹੋ, 
ਬਾਛੋਂ! ਗੁਰੁ ਪਗ ਧੂਰ ॥ ੧੦੧॥ 
ਚੌਪਈ: 

ਤਬਿ ਸਤਿਗੁਰੁ ਜੀ ਭਏ ਦਿਆਲ। 
ਸੈਫ ਦੀਨ ਕਾ ਪਿਖਿ ਸੁਚ' ਹਾਲ। 
ਸੀ ਮੁਖ ਸੈਂ ਤਬਿ ਕੀਨ ਉਚਾਰ। 
ਚਾਰ ਮਾਸ ਮਮ ਇੱਛਾ ਧਾਰਿ' ॥੧੦੨॥ 
ਪੁਨ ਹਮ ਕਾਰਨ ਕਰਨਾ ਔਰ। 
ਚਲੇ ਜਾਇ ਹਮ ਅਨਤੇ ਨੌਰ'। 


ਪ੍ਰੇਮ ਦੇਖਿ ਗੁਰੁ ਰਹੇ ਚੁਮਾਸਾ'। 


ਅਨਤ' ਜਾਨ ਕੀ ਧਰਿ ਮਨ ਆਸਾ ॥੧੦੩॥ 
ਸਭਿ ਸੰਗਤਿ ਪੁਤਿ ਗਿਰਾ' ਉਚਾਰੀ। 

ਨਿਜ ਨਿਜ ਸਦਨ ਜਾਹੋ ਹਿਤਕਾਰੀ'। 

ਕੀਯੋ ਬਿਰਾਗ' ਗੁਰੂ ਪ੍ਰਬੋਧਾ”। 

ਧੀਰਜ ਧਰੋ ਤਯਾਗ ਮਨਿ ਕ੍ਰੋਧਾ ॥੧੦੪॥ 


ਚਾਹੁੰਦਾ ਹਾਂ। 


'ਪਵਿੱਤ੍ਰ। 
'ਚਾਰ ਮਹੀਨੇ ਰਹਿਣ ਦੀ ਅਸੀਂ ਇੱਛਾ ਕਰਦੇ ਹਾਂ। 


'ਹੋਰ ਜਗ੍ਹਾ। 

'ਹਾੜ ਸੁਦੀ ੧੨ ਤੋਂ ਕਤਕ ਸੁਦੀ ੧੨ ਤੱਕ ਦਾ ਚਾਰ 
ਮਹੀਨਿਆਂ ਦਾ ਸਮਾਂ। 

ਹੋਰ (ਥਾਂ)। 

'ਬਾਣੀ। 

'ਹੇ ਪ੍ਰੇਮੀਓ। 

'ਰੋਣ ਲਗ ਪਏ। “ਸਮਝਾਇਆ। 





1096 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੈਫ ਦੀਨ ਪੁਨ ਬਿਨਤੀ ਕੀਨ। 

ਮੋਹਿ ਸੰਗਿ ਪ੍ਰਭ ਕਯੋਂ ਨਹੀਂ ਲੀਨ। 

ਹਮੈ ਇਕਾਕੀ ਬਨ ਹੈ ਰਹਿਨਾ'। ਅਸਾਨੂੰ ਇਕੱਲਿਆਂਰਹਿਣਾ ਬਣੇਗਾ। 

ਤੁਮੈ ਭਵਿੱਖਤ ਬਨ ਹੈ ਕਹਿਨਾ' ॥੧੦੫॥ 'ਔਣ ਵਾਲਾ ਸਮਾਂ ਵੇਖ ਕੇ ਤੁਹਾਨੂੰ ਕਹਿਣਾ ਬਣਦਾ ਹੈ (ਕਿ 
ਨਾਲ ਨ ਚੱਲੋ)। 

ਹਮ ਤੁਮ ਸਦਾ ਮਿਲਾਪੀ ਰਹਿਹੋਂ”। (ਗੁਰਾਂ ਕਿਹਾ) ਅਸੀਂ ਤੇ ਤੁਸੀਂ ਸਦਾ ਇਕੱਠੇ ਹੀਰਹਾਂਗੇ। 

ਜਬਿ ਚਿਤਵੋ ਤਬਿ ਦਰਸ਼ਨ ਲੈਹੋਂ”। ਲੈ ਲਿਆ ਕਰੋਂਗੇ। 

ਗੁਰੁ ਘਰ ਦਾਸ ਸਦਾ ਗੁਰੁ ਸੰਗ। 

ਕਰੇ ਮਨੋਰਥ ਕਰੇ ਨ ਭੰਗ' ॥ ੧੦੬॥ 'ਕੀਤੇ ਮਨੌਚਥਾਂ ਨੂੰ (ਗੁਰੂ) ਨਾਸ ਨਹੀਂ ਕਰਦਾ। 

ਨਾਮ ਦਾਨ ਗੁਰੁ ਕਰਿ ਕਲਯਾਨ'। 'ਗੁਰੂ ਨਾਮ ਦਾਨ ਦੇ ਕੇ (ਤੁਹਾਡੀ) ਕਲਿਆਣ ਕਰਨਗੇ। 

ਬਿਸਰੇ ਨਾਮ ਨ ਪਦ ਨਿਰਬਾਨ'। /(ਤੁਹਾਨੂੰ) ਦੁੱਖਾਂ ਤੋਂ ਰਹਿਤ ਪਦਵੀ ਦੇਣ ਵਾਲਾ ਨਾਮ ਨ 
ਭੁੱਲੇ। 

ਸਤਿ ਸੰਗਤ ਮਨ ਨੀਵਾਂ ਕਰਨਾ। 

ਨਾਮੁ ਜਪਨ ਮੈਂ ਦੇਰ ਨ ਕਰਨਾ ॥੧੦੭॥ 

ਸਾਸ ਸਾਸ ਮੈਂ ਬਿਸਰੇ ਨਾਹੀ'। '(ਤੁਹਾਨੂੰ) ਨ ਭੁੱਲੇ। 

ਏਕ ਖੁਦਇ ਯਾਦ ਮਨ ਮਾਹੀ। 

ਜਿਤਕ ਸੰਗਿ ਸੰਗਤ ਹੈ ਗੁਰੁ ਤੇ'। ਤਿਸ (ਸੰਗਤ ਨੂੰ) ਗੁਰਾਂ ਨੇ। 

ਬਿਦਾ ਦਈ ਗੁਰੁ ਨਿਕਸੇ ਪੁਰ ਤੇ ॥੧੦੮॥ 

ਸਿਖ ਕਹੈਂ ਹਮ ਹੂੰ ਸੰਗ ਚਲ ਹੈਂ। 

ਜਾਇ ਪ੍ਰਾਨ ਤੌ ਭੀ ਨਹਿ ਟਲ ਹੈਂ। 

ਜੋ ਚਲ ਹੈਂ ਹਮਰੇ ਸੰਗਿ ਭਾਈ'। '(ਗੁਰੂ ਜੀ ਕਹਿੰਦੇ ਹਨ)... 

ਮਿਲੇ ਤ੍ਰਾਸ ਤਿਨ ਕੋ ਅਧਿਕਾਈ ॥੧੦੯॥ 

ਮਾਨ ਬੈਨ ਸਿਖ ਪੀਛੈ ਹਟੇ। 

ਸਤਿਗੁਰੁ ਆਗੇ ਜਾਵਤ ਰਟੇ'। 'ਤੁਰੇ ਜਾਂਦੇ ਹਨ। 

ਪੰਚ ਸਿਖ ਗੁਰੁ ਕੇ ਸੰਗਿ ਰਹੇ। 

ਔਰ ਸਭੀ ਗੁਰੁ ਮਗ ਤਜਿ ਬਹੇ' ॥ ੧੧੦॥ 'ਗੁਰਾਂ ਦਾ ਰਸਤਾ ਛੱਡ ਕੇ ਬੈਠ ਗਏ। 

ਮਤੀ ਦਾਸ ਗੁਰਦਿੱਤਾ ਦੋਇ। 

ਤੀਨ ਸਿਖ ਪੁਨ ਔਰੈ ਜੋਇ ॥੧੧੧॥ 'ਹੋਰ ਦੇਖੀਦੇ ਹਨ। 

ਦੋਹਰਾ: 

ਬਿਦਾ ਭਏ ਗੁਰੁ ਤਹਾਂ ਤੇ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1097 


ਚਲੇ ਸਮਾਣੇ ਓਰ। 

ਥਿਰੇ ਤਹਾਂ ਥਲ ਅਧਿਕ' ਪਿਖਿ, 'ਬਹੁਤਾ (ਚੰਗਾ) ਦੇਖ ਕੇ। 
ਕੀਨ ਸੁ ਡੇਰਾ ਭੋਰ' ॥ ੧੧੨॥ 'ਸਵੇਰ ਸਾਰ। 
ਚੌਪਈ: 

ਗੜੀ ਅਨੇਕ ਪਠਾਨਨਿ ਕੇਰੀ। 

ਬਨੀ ਅਨੂਪਮ ਸਭਹਿਨਿ ਹੇਰੀ। 

ਏਕ ਪਠਾਣ ਬਡਾ ਸਰਦਾਰ। 

ਸੀ ਗੁਰੁ ਕੀ ਤਿਨ ਪਾਈ ਸਾਰ' ॥੧੧੩॥ 

ਆਯੋ ਤੁਰਤ ਦਰਸ ਗੁਰੁ ਹੇਰਾ। 

ਕਦਮ ਬੋਸ' ਕਰਿ ਊਚੇ ਟੇਰਾ”। 

ਭੀਤਰ ਹਮਰੇ ਚਲੋਂ ਗੁਸਾਈਂ। 

ਕਰੋਂ ਸੇਵ ਦਾਸ ਕੀ ਨਜਾਈਂ ॥੧੧੪॥ 

ਮਮ ਗੁਹਿ ਪਾਵਨ ਕਰੋ ਸੁਆਮੀ। 

ਪੀਰਨ ਪੀਰ ਸੁ ਅੰਤੁਯਾਮੀ। 

ਹਮ' ਸਾਧੂ ਇਹ ਥਲ ਹੈ ਨੀਕਾ। '(ਗੁਰੂ ਜੀ ਕਹਿੰਦੇ ਹਨ)। 
ਭੀਤਰ ਗਵਨ ਕਰਨ ਨਹਿ ਨੀਕਾ ॥ ੧੧੫ ॥ 

ਗਇਓ ਅਵਾਸ' ਰਸਦ ਪਹੁੰਚਾਈ। ਘਰ। 

ਸਤਿਗੁਰੁ ਪ੍ਰੀਤਿ ਜਾਨ ਸਿਵਿਕਾਈ'। 'ਸੇਵਕਾਂ ਵਰਗੀ। 

ਮਾਸ ਅਸੌਜ' ਦਿਵਸ ਜਬਿ ਆਵਾ। 'ਅੱਸੂ ਮਹੀਨਾ। 

ਤਬੈ ਨੁਰੰਗਾ ਬਹੁਤ ਰਿਸਾਵਾ' ॥ ੧੧੬॥ 'ਗੁੱਸੇ 'ਚ ਆਇਆ। 
ਕਾਰਨ ਕਵਨ ਦੇਰ ਬਡ ਲਾਗੀ। 

ਪੀਰ ਹਿੰਦੁ ਕਾ ਕੋ ਅਨੁਰਾਗੀ'। ਕੌਣ ਪ੍ਰੇਮੀ ਹੈ (ਜਿਸ ਨੇ ਉਨ੍ਹਾਂ ਨੂੰ ਲਕੋਰੱਖਿਆ ਹੈ)। 
ਸ਼ਕਤਿ' ਅਹਿਦੀਏ ਦੇਉ ਪਠਾਈ। 'ਬਲ ਵਾਲੇ। 

ਜਹਾਂ ਹੋਇ ਤਹਿਂ ਪਕਰਿ ਲਜਾਈ ॥ ੧੧੭॥ 

ਤਬੈ ਅਹਿਦੀਏ ਬਹੁ ਉਠਿ ਦੌਰੇ। 

ਸਗਲ ਮੁਲਕ ਮੈਂ ਕੀਨੋ ਰੌਰੇ। 

ਘਰ ਘਰ ਗਾਉ ਗਾਉਂ ਮੈਂ ਫਿਰਤੇ। 

ਨਹਿੰ ਸੁੱਧ ਪਾਈ ਗੁਰੁ ਕੀ ਚਿਰ ਤੇ ॥। ੧੧੮॥ 

ਪਰੀ ਹਿੰਦ ਮੈਂ ਮਾਰੋ ਮਾਰ। 

ਬਿਨ ਜਗਦੀਸਰ ਕੌਨ ਉਬਾਰ'। 





1098 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤ੍ਰਾਹਿ ਤ੍ਰਾਹਿ' ਕਰਿ ਬਿਨਤੀ ਕਰੈ। 

ਬਿਨ ਸਤਿਗੁਰੁ ਦੁਖੁ ਕੌਨੇ ਹਰੈ ॥ ੧੧੯॥ 

ਖੋਜਤਿ ਸ਼ਹਿਰ ਸਮਾਣੇ ਆਏ। 

ਪਰੀ ਸੰਧਿਆ' ਤਹਾਂ ਟਿਕਾਏ ॥ ੧੨੦॥ 

ਦੋਹਰਾ: 

ਕਿਸੀ ਕਾਜ ਗੁਹਿ ਕੇ ਲੀਏ, 

ਗਯੋਂ ਪਠਾਣ ਬਜ਼ਾਰ। 

ਮਿਲੇ ਅਹਿਦੀਏ ਤਿਸੀ ਕੋ, 

ਪੂਛੀ ਤਿਨਿ ਸਭਿ ਸਾਰ' ॥੧੨੧॥ 

ਪੀਰ ਹਿੰਦੁ ਕਾ ਛਿਪ ਗਯੋ, 

ਤਿਹ ਪਕਰਨਿ ਕੇ ਹੇਤ। 

ਫਿਰੇ ਮੁਲਖ ਮੈਂ ਅਹਿਦੀਏ, 

ਪਤਾ ਨ ਕੋਊ ਦੇਤ ॥ ੧੨੨॥ 

ਚੌਪਈ: 

ਯਿਹ ਬਚ ਸੁਨਤਿ ਗੁਰੂ ਢਿਗ ਆਯੋ। 

ਥਰ ਥਰ ਕੰਪਤਿ ਬਚਨ ਸੁਨਾਯੋ। 

ਸਤਿਗੁਰ ਕਹੀ ਸੁਨੋ ਤੁਮ ਖਾਨ। 

ਕਿਹ ਕਾਰਨ ਚਿੰਤਾਤਰ' ਜਾਨ ॥ ੧੨੩ ॥ 'ਚਿੰਤਾ ਦੇ ਅਧੀਨ। 

ਮਹਾਰਾਜ ਪੁਥਮੇ ਮੈਂ ਭਾਖੀ'। 'ਮੈਂ ਪਹਿਲਾਂ ਹੀ (ਇਹ ਗੱਲ) ਕਹੀ ਸੀ। 
ਕੂਰ ਕਹੂੰ ਨਹੀਂ, ਅੱਲਾ ਸਾਖੀ'। ਅੱਲਾ ਗਵਾਹ ਹੈ। 

ਭੀਤਰ ਚਲੋ ਢੁੰਡਾਉ ਆਏ। 

ਔਰੰਗਜ਼ੇਬ ਕੀ ਮਤਿ ਬੌਰਾਏ' ॥ ੧੨੪ ॥ 'ਕੰਵਲੀ ਹੋ ਗਈ ਹੈ। 

ਸਾਧ ਫਕੀਰਨ ਕੋ ਮਰਵਾਈ। 

ਕਰੇ ਕਤਲ ਨਹਿ ਨੈਕ ਲਜਾਈ'। 'ਬੋੜੀ ਜਿਹੀ ਵੀ ਸ਼ਰਮ ਨਹੀਂ ਕਰਦਾ। 
ਅਬਿ ਤੁਮ ਚਲੋ ਮਾਨ ਬਚ ਮੇਰਾ। 

ਚਲੇ ਜਾਹਿੰਗੇ ਪੇਖਿ ਸੁਵੇਰਾ ॥ ੧੨੫॥ 

ਸਤਿਗੁਰੁ ਕਹੀ ਸਹੀ ਤੁਮ ਤੁਰਕਾ'। ਤੂੰ ਵੀ ਤੁਰਕ ਸਹੀ ਹੁੰਦਾ ਹੈਂ। 

ਕਿਮ ਪਹਿਰਾ ਸੰਤਨ ਕਾ ਬੁਰਕਾ'। ਤੂੰ ਕਿਵੇਂ ਸੰਤਾਂ ਦਾ ਲਿਬਾਸ ਪਹਿਨ ਲਿਆ ਹੈ ? 
ਮਹਾਰਾਜ ਮੈਂ ਫਤੇ ਦੀਨ ਘਰ। 

ਕਛੁ ਦੀਨ ਰਹਿ ਦੇਖੇ ਥੇ ਥੇ ਗੁਰੁ ਬਰ' ॥੧੨੬॥ _ 'ਵੱਡੇ ਗੁਰੂ ਜੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1099 


ਮਨ ਮੇਰੇ ਨਿਸਚੇ ਯਹਿ ਸਹੀ'। 

ਸੂਰਤ ਅੱਲਹਿ ਫਕਰਾਂ ਲਹੀ'। 

ਸਗਲ ਸੁਭਾਇ ਦੇਖ ਤਿਸ ਕੇਰਾ। 

ਭੀਤਰ ਸਤਿਗੁਰੁ ਕੀਨ ਸੁ ਡੇਰਾ ॥੧੨੭॥ 
ਭਏ ਨਿਚਿੰਤ ਪੁਨ ਦਏ ਕਿਵਾਰਾ'। 
ਸਤਿਗੁਰੁ ਪੁਭਾ ਬਾਲ ਰਵਿ ਧਾਰਾ' ॥ ੧੨੮ ॥ 
ਦੋਹਰਾ: 

ਤਬਿ ਅਉਸਰ' ਬੂਝਤ ਫਿਰਤਿ, 

ਕਿਸ ਹੇਰੇ ਗੁਰੁ ਹਿੰਦੁ। 

ਕਹੀ ਏਕ ਨੇ ਸਕਲ ਬਿਧਿ, 
ਉਤਰੇ ਮਨੋ ਨਰਿੰਦ' ॥੧੨੯॥ 

ਕਾਲ' ਦੁਪਹਿਰੇ ਸ਼ਹਿਰ ਮੈਂ, 

ਹੋਇ ਅੱਸ੍ਹ' ਅਸਵਾਰ। 

ਔਰ ਪੰਚ ਤਿਨ ਸੰਗਿ ਥੇ, 

ਮੈਂ ਦੇਖੇ ਸਚ ਸਾਰ' ॥੧੨੦॥ 

ਚੌਪਈ: 

ਤਬਿ ਤਿਨਿ ਖੋਜ' ਲੀਯਾ ਗੁਰੁ ਕੇਰਾ। 
ਆਇ ਪਠਾਣ ਤਿਨੋਂ ਗ੍ਰਹਿ ਹੇਰਾ'। 

ਬੂਝਾ ਤਿਨੇ ਗੁਰੂ ਤੁਮੁ ਪੇਖਾ। 

ਤਬਿ ਪਠਾਣ ਕਿਯੋਂ ਕ੍ਰੋਧ ਵਿਸੇਖਾ' ॥ ੧੩੧॥ 
ਅਰੇ ਦੁਸ਼ਟ ਇਹਾਂ ਤੁਰਕਨਿ ਬਾਸਾ'। 
ਹਿੰਦੂ ਕੋ ਦੇਂ ਸਤਰਿ ਨਿਵਾਸਾ'। 

ਚਲੇ ਜਾਹੁ ਮਤ ਫੇਰੁ ਬਖਾਨੋ। 

ਨਹੀ ਤੋਂ ਤੇਗ ਚਮਕਤੀ ਜਾਨੋ ॥ ੧੩੨॥ 
ਗਏ ਭਾਗ ਨਿਸਚੇ ਜੀਯ ਜਾਨਾ। 

ਤੁਰਕ ਧਾਮ ਕਿਮ ਹਿੰਦੂ ਮਾਨਾ। 

ਜੋ ਕੁਝ ਭਯੋਂ ਸੁ ਗੁਰੈਂ ਸੁਨਾਯੋ। 

ਸਾਧ ਸਾਧ' ਗੁਰੁ ਤੇ ਬਰ ਪਾਯੋ ॥ ੧੩੩॥ 
ਮਨੋ ਕਾਮਨਾ ਪੂਰਨ ਤੁਮਰੀ। 

ਜੋ ਇੱਛਾ ਕਰਹੋ ਤੁਮ ਸਗਰੀ। 


ਠੀਕ ਨਿਸਚਾ ਹੋਇਆ ਹੈ। 
(ਮੈਂ ਇਹ ਗੱਲ) ਜਾਣੀ ਹੈ ਕਿ ਫ਼ਕੀਰ ਅੱਲਾ ਦਾ ਸਰੂਪ ਹਨ। 


'ਤਖ਼ਤੇ ਬੰਦ ਕਰ ਦਿੱਤੇ। 
'ਸਵੇਰ ਦੇ ਸੂਰਜ ਵਾਂਗ ਗੁਰਾਂ ਦੀ ਸੋਭਾ ਜਾਣੀ। 


'ਉਸੇ ਸਮੇਂ। 


'ਜਾਣੋ ਕੋਈਰਾਜਾ ਉਤਰਿਆ ਹੈ। 
'ਕੱਲ। 
ਘੋੜੇ ਤੇ। 


'ਇਹ ਸਾਰੀ ਗੱਲ ਸੱਚੀ ਹੈ। 


'ਧੈੜ। 
'ਉਨ੍ਹਾਂ ਆ ਕੇ ਪਠਾਣ ਦਾ ਘਰ ਦੇਖਿਆ। 


'ਬਹੁਤਾ। 
'ਵਾਸਾ। (ਅ) ਵਸੋਂ ਹੈ। 





1100 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਹੋ ਨਿਚਿੰਤ ਨ ਚਿੰਤਾ ਪਾਵੋ। 

ਫਤੇ ਤੁਮਾਰੀ ਜਹਿਂ ਤੁਮ ਜਾਵੋ ॥੧੨੪॥ 

ਕੀਓ ਕੂਚ ਦਿਨ ਦੋਇਕ ਪਾਛੇ। 

ਗਾਉ ਘੁਰਾਲੀ ਉਤਰੇ ਆਛੇ। 

ਦਾਣਾ ਘਾਸ ਮੋਲ ਕੋ ਲੀਨੋ। 

ਰਸਦ ਮੰਗਾਈ ਜੋ ਮਨ ਚੀਨੋ ॥ ੧੩੫ ॥ 

ਨਹਿ ਰਾਹਕ' ਕੁਝ ਸੇਵਾ ਕਰੀ। 'ਜਿਮੀਂਦਾਰਾਂ। 

ਅੱਸਵ ਨਿਹਾਰਿ ਬੁਧਿ ਉਨਿ ਹਰੀ'। 'ਘੋੜਾ ਦੇਖ ਕੇ ਉਨ੍ਹਾਂ ਦੀ ਅਕਲ ਮਾਰੀ ਗਈ। 
ਭਏ ਪ੍ਰਸੰਨ ਮਿਲਾ ਘਰਿ ਬੈਠੇ'। ਘਰ ਬੈਠਿਆਂ ਨੂੰ (ਘੋੜਾ) ਮਿਲ ਗਿਆ ਹੈ। 
ਅਸੂ ਛਿਨਾਵੈਂ ਬਹੁ ਮੁਲ ਮੈਠੇ' ॥। ੧੩੬ ॥ 'ਬਹੁਤੇ ਮੁੱਲ ਦੇ ਘੋੜੇ ਖੋਹ ਲਈਏ। 
ਪਰੀ ਨਿਸਾ ਤਬਿ ਤਸਕਰ' ਆਏ। 'ਚੋਰ। 

ਮਿਲੇ ਖਸ਼ਟ' ਤਬਿ ਚਲੇ ਦੁਰਾਏ”। 'ਛੇ। “ਲੁਕ ਕੇ। 

ਸੋਇ ਗਯੋ ਰਾਖਾ ਜਬਿ ਹੇਰਾ। 

ਅਸੂ ਲੈਨ ਹਿਤ ਕੀਯੋ ਚੁਫੇਰਾ' ॥ ੧੩੭ ॥ 'ਚਹੁੰ ਪਾਸੀਂ ਫਿਰੇ। 

ਗਏ ਨਜ਼ੀਕ ਅੰਧ ਸਭਿ ਭਏ। 

ਨਹਿਂ ਦੀਸਤ ਹਮ ਕਹਿ ਭੁਲ ਗਏ। 

ਬਾਰ ਬਾਰ ਜਬਿ ਨੇਰੇ ਆਵੈਂ। 

ਬਨੇ ਅੰਧ ਪੁਨ ਮਨਿ ਪਛੁਤਾਵੈਂ ॥੧੩੮॥ 

ਸਗਲੀ ਰੈਨ ਫਿਰਤ ਪਚਹਾਰੇ'। 

ਭਈ ਪ੍ਰਾਤ' ਘਰ ਆਇ ਸੰਭਾਰੇ। 

ਕਹੀ ਬਡਨ ਸੈਂ ਸਭਿ ਬਿਵਹਾਰੂ'। 

ਯਹਿ ਕੋਈ ਪੁਰਖ ਬਡੇ ਹੈਂ ਭਾਰੂ ॥ ੧੩੯ ॥ 

ਸਭਿ ਮਿਲਿ ਕਰੀ ਸਲਾਹ ਸੰਭਾਰਾ'। 

ਚਰਨ ਗਹੋ ਅਬਿ ਬਾਰ ਬਾਰਾ ॥੧੪੦॥ 

ਅੜਿੱਲ: 

ਤੁਮ ਪਰਮੇਸ਼ਰ ਰੂਪ, 

ਸਾਧ ਜੀ ਹਮ ਸੁਨੀ। 


ਕਰਨ ਕਰਾਵਨ ਸਮਰੱਥਾ, “ਏਥੋਂ ਤੱਕ ਇਹ ਰਚਨਾ ਆਖੇਪ ਹੈ। ਸਬੂਤ ਲਈ ਦੇਖੋ 
ਬਿਸ੍ਹਾਮ ੩੯ ਦੇ ਅੰਕ ੯੨ ਦੇ " ਨਿਸ਼ਾਨ ਦੀ ਪੈਰ ਟੂਕ। 


ਧਰਾ ਪੈ ਤੁਮ ਮੁਨੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ॥॥[0॥| 


ਹਮ ਅਜਾਨ ਅਗਯਾਨ, 
ਦੀਨ ਸਰਨੀ ਅਏ। 

ਹੋ ਘੋੜੇ ਅਏ ਚੁਰਾਵਨ 

ਅੰਧੇ ਹੂ ਗਏ ॥੧੪੧॥ 

ਕਪਟਹੀਨ' ਅਤਿ ਦੀਨ, 'ਫ਼ਲਰਹਿਤ। 

ਭਏ' ਪਿਖਿ ਗੁਰੁ ਉਨੈ। 'ਬਹੁਤ ਦੁਖੀ ਹੋਏ। 

ਕਹਯੋ ਨ ਛੇਰਯੋ ਸਾਧ ਤਈਂ', (ਅਗੋਂ ਤੋਂ ) ਸਾਧਾਂ ਨੂੰ ਨ ਛੇੜਿਆ ਜੇ। 
ਬਖਸ਼ਯੋ ਪੁਨੈ। 

ਪੁਨ ਉਨਿ ਮਿਲਿ ਕਰ ਜੋਰਿ 

ਬਖਾਨੀ ਅਰਜ਼ ਹੈ। 

ਹੋ ਪ੍ਰਭ ਪੂਰੋ ਹਮ ਗਰਜ਼' 

ਜਾਨਿ ਨਿਜ ਫਰਜ਼ ਹੈ ॥੧੪੨॥ 

ਪਾਨੀ ਖਾਰਾ ਕਟੂ', 

ਹਮਾਰੇ ਕੂਪ' ਹੈ। 

ਕਰੋਂ ਬਚਨ ਜਜੋਂ ਮੀਠਾ, 

ਹੋਵੈ ਖੂਪ ਹੈ'। 

ਤੁਮ ਧਰਮਾ ਅਵਤਾਰ, 

ਕਰੋ ਉਪਕਾਰ ਇਹੁ। 

ਹੋ ਬਿਨ ਮੀਠੇ ਜਲ, ਦੁਖੀ 

ਰਹਤ ਹੈਂ, ਸੂਖ ਦਿਹੁ ॥ ੧੪੨ ॥ 

ਸੁਨਿ ਗੁਰੁ ਕਰਨਾ ਧਾਰ, 

ਤੀਰ ਇਕ ਤਜ ਕਹਾ। 

ਗਾਮ ਚੁਫੇਰੇ ਤੀਰ 

ਮਾਰ ਹੈ ਲਗ ਜਹਾਂ'। ਜਿੱਥੋਂ ਤਕ ਤੀਰ ਦੀ ਮਾਰ ਹੈ। 
ਤਹਿ ਲੌ' ਮੀਠਾ ਮਿਲੈ, 'ਉਥੋਂ ਤੱਕ। 

ਆਜ ਤੈ ਜਲ ਤੁਮੈ। 

ਹੋ ਇਹੁ ਬਰ ਸੁਨਿ ਖੁਸ਼ ਭਏ, 

ਗੁਰੂ ਕੇ ਪਗ ਚੁੰਮੈ ॥ ੧੪੪॥ 

ਅਜ਼ਮਤ ਅਬਿ ਲੌ ਪ੍ਰਤਖ, 

ਗੁਰੁ ਕੀ ਹੈ ਤਹੇ'। 





1102 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੀਰ ਮਾਰ ਤੈ ਬਾਹਰ 

ਖਾਰਾ ਜਲ ਅਹੇ। 

ਤਹਿ ਤੈ ਜੀਂਦ ਗ੍ਰਾਮ, 

ਗੁਰੂ ਪੁਨ ਜਾਇ ਕੈ। 

ਹੋ ਮੋਲ ਮੰਗਾਈ ਰਸਦ, 

ਨਿਸਾ ਠਹਿਰਾਇ ਕੈ' ॥੧੪੫॥ 'ਰਾਤ (ਉਥੇ) ਠਹਿਰ ਕੇ। 
ਲਖਣ ਮਾਜਰੇ, ਰੋਹਤਕ, ਜਾਨੀ ਪੁਰ, ਬਿਰੇ। 
ਸਨੇ ਸਨੇ ਮਗ ਨਾਖ' ਰਸਤਾ ਲੰਘ ਕੇ। 
ਆਗਰੇ ਜਾ ਫਿਰੇ। 

ਦਰਸ ਗੁਰੁ ਜੇ ਚਹੀਂ। 

ਹੋ ਤਿਨ ਕੀ ਇੱਛਯਾ ਪੂਰਨ 
ਹਿਤ, ਗੁਰੁ ਗੇ ਵਹੀਂ ॥੧੪੬॥ 
ਕੋਤਵਾਲ' ਥਾ ਸੱਯਦ, 

ਤਬਿ ਜੋ ਆਗਰੇ। 

ਨਿਤ ਪੁਤਿ ਕਰਤੋ ਬਿਨਤੀ, 
ਅੰਚਰ ਪਾ ਗਰੇ'। 

ਤੇਗ ਬਹਾਦਰ ਹਿੰਦੁ ਪੀਰ, 

ਜੇ ਹੈਂ ਸਹੀ'। 

ਹੋਂ ਮੁਝੇ ਦਿਵੈਹਿਂ ਇਨਾਮ, 

ਆਇ ਤੋਂ ਇਤ ਕਹੀਂ ॥੧੪੭॥ 

ਏਕ ਹਜ਼ਾਰ ਦੀਨਾਰ', 
ਇਨਾਮ ਸੁ ਪਾਇ ਹੈ। 

ਪੀਰ ਹਿੰਦੁ ਕੇ ਤਈਂ, 
ਪਕਰਿ ਜੋ ਲਯਾਇ ਹੈ। 

ਰਖਜੋ ਥਾ ਦੈ ਤਬੈ। 

ਹੋਂ ਲਾਲਚਿ ਬੇਈਮਾਨ, 

ਪਕਰਨੋ ਚਹਿਂ ਸਬੈ ॥੧੪੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1103 


ਰੋਜ ਸੁਨਾਇ ਹੈ। 

ਜੋ ਨੌਰੰਗ ਢਿਗ ਆਵਨ, 
ਗੁਰੂ ਚਹਾਇ ਹੈਂ'। 

ਤੌ ਤੋ ਆਪਹਿਂ ਆਇ, 
ਭਰੈਂ! ਮਮ ਭਾਵਨੀ?। 
ਹੋ ਜ਼ਰ' ਇਨਾਮ ਤੋ ਹੈ, 


ਇਕ ਤਈਂ ਦਿਲਾਵਨੀ ॥੧੪੯॥ 


ਰਾ 


ਹੋਂ ਫੈਲੇ ਫੂਲੇ ਫਬੇ, 


ਫਲੇ ਤਰੁ' ਜਾਹਿ ਮੈਂ ॥੧੫੦॥ 
ਘੋੜੇ ਦਏ ਲਗਾਇ', 
ਥਿਰੇ ਇਕ ਤਰੁ ਤਰੇ। 
ਫੁਲਵਾਰੀ ਕਾ ਸੈਰ ਕੀਨ, 

ਇਤ ਉਤ ਭਰੇ'। 
ਰੰਗਾ ਰੰਗ ਬਿਹੰਗ', 

ਚੰਗ ਅਤਿ ਕੁੰਜ' ਹੈਂ। 

ਹੋ ਕੰਜਨ ਮੰਜਨ ਪਰ 

ਅਲਿ ਗੁੰਜਨ ਪੁੰਜ ਹੈਂ! ॥੧੫੧॥ 
ਲਘੁ ਦੀਰਘ ਸਰ ਸੁੰਦਰ, 
ਸੋਹਿ ਸਪਾਨ ਥਾ'। 

ਸਹਿ' ਸਿੱਖਨ ਗੁਰੁ ਤਹਾਂ, 


ਕੀਨ ਇਸ਼ਨਾਨ ਥਾ। 


'ਹਾਤਮਤਾਈ ਵਾਂਗ (ਹਾਤਮਤਾਈ=ਤਾਈ ਵੰਸ਼ ਦਾ ਇਕ 
ਅਰਬੀ ਸਰਦਾਰ ਜੋ ਵੱਡਾ ਦਾਨੀ ਤੇ ਪਰਉਪਕਾਰੀ ਸੀ। ) 


'ਤਿਸ ਵਿੱਚ ਉਤਰ ਪਏ। 


'ਦਰੱਖ਼ਤ। 
'ਬੰਨ੍ਹ ਦਿੱਤੇ। 


।ਏਧਰ ਓਧਰ ਭਲੀ ਤਰ੍ਹਾਂ। 

ਪੰਛੀ। 

'ਕੁੰਜ=ਵੇਲਾਂ ਨਾਲ ਚੁਫੇਰਿਓਂ ਢੱਕੀ ਹੋਈ ਬਾਗ਼ ਵਿਚਲੀ ਤੰਗ 
ਗਲੀ। 


।ਉੱਜਲ ਕੰਵਲਾਂ ਉੱਪਰ ਬਹੁਤੇ ਭੌਰੇ ਗੂੰਜਦੇ ਹਨ। 
'ਸੁੰਦਰ ਸਰੋਵਰ ਛੋਟੀਆਂ ਵੱਡੀਆਂ ਪਉੜੀਆਂ ਸਹਿਤ ਸੋਹ 


ਰਿਹਾ ਹੈ। 
'ਸਣੇ। 





1104 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਯਾਨ ਕਿਲ ਕੀਨ ਕਲ'। 

ਹੋ ਰਸਦ ਮੰਗਾਇ, ਕਰਾਇ 

ਰਸੋਈ ਛਕੀ ਭਲ ॥ ੧੫੨ ॥ 

ਦਾਣਾ ਘਾਸ ਨਿਹਾਰੀ', 
ਅਸੂਨ ਕੋ ਦਯੋ। 

ਹੇਤ ਪਰੀਖਯਾ ਸਿਖੈਂ, 

ਪਾਸ ਬਿਠਾ ਲਯੋ। 
ਕਹਯੋ ਅਏ ਹਮ, ਹਿੰਦੁ 

ਧਰਮ ਹਿਤ, ਦੈਨ ਸਿਰ। 

ਹੋ ਜਿਸ ਕੋ ਜਾਨ ਪਯਾਰੀ, 
ਜਾਵੋ ਸੋਇ ਫਿਰ' ॥੧੫੩॥ 

ਦੋਹਰਾ: 

ਇਹੁ ਸੁਨਿ ਸਿੱਖਨ ਜੋਰਿ ਕਰ, 

ਸਬਿ ਨੇ ਇਕ ਮਨ ਹੋਇ। 

ਕਹਜੋ ਭਵੈ ਹਮ ਤੈ ਵਹੀ', 

ਆਪ ਕਰਾਵਹਿਂ ਜੋਇ ॥ ੧੫੪॥ 
ਚੌਪਈ: 

ਜਿਸ ਦਿਨ ਆਇ ਸਿੱਖ ਹਮ ਥੀਏ। 
ਸੀਸ ਭੇਟ ਉਸ ਹੀ ਦਿਨ ਕੀਏ। 

ਅਬਿ ਹਮਰੋ ਦਾਵਾ ਕੁਛ ਨਾਹੀ। 

ਤਨ ਮਨ ਧਨ ਰਾਵਰ ਕਾ ਆਹੀ ॥ ੧੫੫॥ 
ਹਮਰੈ ਹਾਥ ਪ੍ਰਭੂ ਕਛੁ ਨੈ ਹੈਂ। 

ਰਹਿ ਹੈ ਸਿਦਕ ਜੇ ਆਪ ਰਖੈ ਹੈ'। 
ਜਯੋਂ ਨਟ ਪੁਤਲੀ ਤਈਂ ਨਚਾਵੈ। 

ਨਚੈ ਤੈਸ ਬਨਿ ਔਰ ਨ ਆਵੈ ॥ ੧੫੬॥ 
ਰਾਗ ਨਿਕਲ ਹੈ ਜੰਤੂ ਤੈ ਸੋ'। 

ਜੰਤ੍ਰੀ' ਚਹਿਤ ਨਿਕਾਰਨ ਜੈਸੋ। 

ਰਾਵਰ ਸੰਗ ਛੋਡਿ ਤਬਿ ਜਾਵੈਂ। 

ਜੇ ਤਨ ਫੇਰ ਨਹੀ ਬਿਨਸਾਵੈਂ ॥੧੫੭॥ 
ਸੁਖ ਦੁਖ ਪਰਾਰਬਧ' ਅਨੁਸਾਰੈ। 


'(ਕਿਲ) ਨਿਸਚੇ ਨਾਲ ( ਕਲ) ਸੁੰਦਰ ਧਿਆਨ ਕੀਤਾ। 


'ਵਾਜੇ ਤੋਂ ਉਸ ਤਰ੍ਹਾਂ ਦਾ। 
'ਵਾਜਾ ਵਜਾਉਣ ਵਾਲਾ। 


'ਦੇਹ ਦੇ ਅਰੰਭ ਕਰਨ ਵਾਲਾ ਕਰਮ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1105 


ਭੋਗਤਿ ਬ਼ੂਲ ਦੇਹ ਜਨ ਸਾਰੈਂ'। 
ਹਰੀ' ਹਰ? ਬਿਧਿ” ਨਹਿੰ ਮੇਟ ਸਕੈ ਹੈਂ। 
ਸਤਿਗੁਰੁ ਸੂਲੀ ਸੂਲ ਬਨੈ ਹੈਂ ॥੧੫੮॥ 


ਅਰ ਹਮ ਰਾਵਰ ਸੰਗਤ ਪਾਈ। 

ਦਿਢ ਨਿਸਚਾ ਕਿ ਨ ਹੋਇ' ਗੁਸਾਈਂ। 
ਰਾਵਰ ਗਯਾਨ ਹਮੈਂ ਜੋ ਦੀਓ। 

ਸੋ ਹਮ ਨਿਸਚਲ ਨਿਸਚੇ ਕੀਓ ॥ ੧੫੯॥ 
ਬੁਹਮ ਗਯਾਨ ਹਮਰੇ ਦਿਢ ਅਹੇ। 

ਪਾਂਚ ਕਲੇਸ਼' ਦੇਹ ਤ੍ਰੈ ਦਹੇ”। 


ਹਮ ਅਸੰਗ' ਹੈਂ ਸਦਾ ਦੇਹ ਤੈ। 

ਨਹੀਂ ਸਬੰਧ ਤ੍ਰਿਕਾਲ ਏਹ ਤੈ' ॥ ੧੬੦॥ 
ਇਹੁ ਅਸੱਤ ਜਢ ਦੁਖਦ ਅਨਾਤਮ'। 
ਹਮ ਸਤਿ ਚਿਤ ਆਨੰਦ ਪ੍ਰਮਾਤਮ। 

ਦੁਖ ਸੁਖ ਹਰਖ ਸੋਗ ਭਲ ਬੁਰਾ। 

ਧਰਮ ਏਹੁ ਮਨ ਬੁਧਿ ਕੇ ਹੁਰਾ' ॥੧੬੧॥ 
ਆਤਮ ਸਾਖੀ' ਸਬਿ ਤੈ ਪਰ ਹੈ। 

ਇਨਿ ਸਬਿ ਕੋ ਪੁਕਾਸ਼ਨ ਕਰਿ ਹੈ। 
ਅਮਲ ਅਲੇਪ ਅਸੰਗ ਅਜੈ' ਹੈ। 

ਮਰੈ ਨ ਜਰੈ' ਨ ਕਟੈ ਕਦੈ ਹੈ ॥੧੬੨॥ 
ਬੰਧਯਾ ਸੁਤ ਸਸ ਸਿੰਗੂਨਿ ਕੇਰੋ'। 

ਕਰ ਕਮਾਨ ਤਸਕਰ ਨੁਠ ਹੇਰੋ'। 

ਰੱਜੁ ਸਰਪ ਕਾ ਪਨਚ ਚਢੈ ਕੈ'। 

ਕੂਰਮ ਪ੍ਰਿਸ਼ਟ ਰੋਮ ਸਰ ਲੈ ਕੈ' ॥੧੬੨੩॥ 
ਸੁਕਤਿ ਰਜਤ ਕੀ ਚੋਰੀ ਕਰਤੋ'। 

ਮਾਰਯੋ ਗਾਮ ਗੰਧੁਬੈਂ ਬਰਤੋ'। 

ਮ੍ਰਿਗ ਤ੍ਰਿਸ਼ਨਾ ਜਲ ਨਦੀ ਬਹਾਯੋ'। 
ਸਯਾਪਾ ਸਯਾਰਨ ਸਸੇ ਕਰਾਯੋ' ॥੧੬੪॥ 


'ਸਾਰੇ ਲੋਕ ਪੰਜਾਂ ਤੱਤਾਂ ਦੀ ਦੇਹ ਵਿੱਚ ਭੋਗਦੇ ਹਨ। 
'ਵਿਸ਼ਨੂੰ। “ਸ਼ਿਵ। 'ਬ੍ਰੂਹਮਾ। 


'ਕਿਉਂ ਨ ਹੋਵੇ। 


'ਪੰਜ ਕਲੇਸ਼ (ਰਾਗ, ਦ੍ਰੈਖ, _ਅਸੰਮਤਾ _(ਹੰਗਤਾ), 
ਅਭਿਨਿਵੇਸ਼ (ਹਨ), ਅਵਿਦਿਆ)। “ਤਿੰਨ ਦੇਹਾਂ (ਸਥੂਲ, 
ਸੂਖਮ ਤੇ ਕਾਰਨ) ਸਾੜ ਦਿੱਤੀਆਂ ਹਨ। 

'ਨਿਰਲੇਪ। 


ਇਨ੍ਹਾਂ ਨਾਲ ਤਿੰਨ ਕਾਲ ਸੰਬੰਧ ਨਹੀਂ। 
।ਆਤਮਾਰਹਿਤ। 


'ਮਨ ਤੇ ਬੁਧੀ ਦੇ ਹਨ। 
'ਦੇਖਣ ਵਾਲਾ। 


'ਜਿੱਤਣ ਤੋਂ ਬਿਨਾ। 

'ਸੜਦਾ ਨਹੀਂ। 

ਬਾਂਝ ਦੇ ਪੁੱਤਰ ਨੇ ਸਹੇ ਦੇ ਸਿੰਗਾਂ ਦਾ। 

'ਹੱਥ ਵਿੱਚ ਕਮਾਣ ਲੈ ਕੇ ਠੂਠ ਦਾ ਚੋਰ ਦੇਖਿਆ 
(ਠੂਠ=ਟਾਹਣੀਆਂ ਬਿਨਾਂ ਦਰੱਖ਼ਤ ਦਾ ਹੇਠਲਾ ਧੜ।) 

ਰੱਸੀ ਦੇ ਸੱਪ ਦਾ ਚਿੱਲਾ ਚੜ੍ਹਾ ਕੇ। 

'ਕੱਛੂ ਦੀ ਪਿੱਠ ਦੇਰੋਮਾ ਦੇ ਤੀਰ ਲੈ ਕੇ। 

'ਸਿੱਪੀ ਦੀ ਚਾਂਦੀ ਦੀ ਚੋਰੀ ਕਰਦੇ ਨੂੰ। 

'ਅਤੇ ਗੰਧਰਬ ਨਗਰ (ਹਰੀ ਚੰਦ ਦੀ ਨਗਰੀ) 'ਚ ਵੜਦੇ ਨੂੰ 
ਮਾਰ ਦਿੱਤਾ। 

ਮ੍ਰਿਗ ਤ੍ਰਿਸ਼ਨਾ ਦੇ ਜਲ ਦੀ ਨਦੀ ਵਿੱਚਰੋੜ ਦਿੱਤਾ। 
'ਗਿੱਦੜਾਂ ਤੇ ਸਹਿਆਂ ਨੇ ਸਿਆਪਾ ਕੀਤਾ। 





1106 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ੋਕ ਮੇਂਡਕਨਿ ਮਾਨਯੋ ਪੀਨੋ'। 

ਜਯੋਂ ਪੁਸੰਗ ਇਹੁ ਤਯੋਂ ਜਗ ਚੀਨੋ'। 

ਪਾਂਚ ਕੋਸ਼ ਤਨ ਤੀਨੋ ਮਾਹੀਂ”। 

ਤਯੋਂ ਸਬੰਧ ਹਮਰਾ ਕਛ ਨਾਹੀਂ ॥। ੧੬੫॥ 
ਰਾਵਰ ਕ੍ਰਿਪਾ ਤੈ ਹਮ ਜਾਨਾ। 

ਦੇਵਲ ਦੇਹ ਦੇਵ ਹਮ ਆਨਾ'। 


ਜਜੋਂ ਪੁਸ਼ਾਕ ਤੈ ਨਰ ਹੈ ਨਯਾਰੋ। 

ਸਦਨ ਛਦਨ ਤੈ ਬਸਨੇ ਵਾਰੋ' ॥ ੧੬੬॥ 
ਤਯੋਂ ਇਹੁ ਦੇਹੀ ਦੇਹੋਂ ਜੁਦਾ'। 

ਤੁਮਰੀ ਦਯਾ ਲਯਾ ਹਮ ਮੁਦਾ'। 

ਤੁਰਕ ਜੁ ਬੂਲ ਦੇਹ ਕੋ ਤੱਛੈ'। 

ਸੂਖਮ ਦੇਹ ਲੇਹਿ ਦੁਖ ਅੱਛੇ ॥ ੧੬੭ ॥ 
ਪਰਾਰਭਧ ਫਲ ਦੁਖ ਸੁਖ ਜੋਈ। 
ਭੋਗਤ ਸਦਾ ਇਹੈ ਮਿਲਿ ਦੋਈ'। 
ਬਰਮੀ ਪੀਟੈ' ਸਾਂਪ ਕਿ ਮਰ ਹੈ। 

ਤਯੋਂ ਹਮ ਉਭੈ ਦੇਹ ਤੈ' ਪਰ ਹੈਂ ॥੧੬੮॥ 
ਦੇਹ ਦਸ਼ਾ ਸਾਖੀ ਹੂੰ' ਦੇਖੈਂ। 

ਅਰ ਨਿਜ ਗਜਾਨ ਬਿਗਯਾਨ ਪਰੇਖੈਂ”। 


ਮਿਥਯਾ ਤਨ ਜਿ ਧਰਮ ਹਿਤ ਜਾਹੀਂ। 
ਜਸ ਰਹਿ ਜਗ ਹਮ ਬੁਹਮ ਸਮਾਹੀਂ ॥੧੬੯॥ 
ਇੰਦ੍ਰ ਹਾਡ ਦਧੀਚਹਿ ਲੀਨੇ'। 


ਮਾਸ ਸ਼ਿਵੀ ਦੀਨੋ ਕਟਿ ਪੀਨੇ'। 


ਗੁਰੁ ਅਰਜਨ ਤਨ ਦੀਨੋ ਕੈਸੇ। 

ਤਨ ਮਨਸੂਰ' ਕਟਾਯੋ ਤੈਸੇ ॥ ੧੭੦॥ 
ਸ਼ਮਸਤ੍ਰੇਜ' ਖਾਲ ਉਤਰਾਈ। 

ਪੈ ਨ ਗਜਾਨ ਕੀ ਦਮਕ ਤਜਾਈ। 


'ਡੱਡੂਆਂ ਨੇ ਤਕੜਾ ਸੋਗ ਮੰਨਿਆ। 
'ਤਿਵੇਂ ਜਗਤ ਨੂੰ (ਝੂਠਾ) ਜਾਣੋ। 
'ਪੰਜ ਕੋਸ਼ਾਂ ਤੇ ਤਿੰਨਾਂ ਦੇਹਾਂ ਵਿੱਚ। 


ਦੇਹ ਦੇ ਮੰਦਰ ਵਿੱਚ ਸਾਡਾ ਆਤਮਾ ਰੂਪ ਦੇਵਤਾ (ਦੇਹ ਤੋਂ) 
ਵੱਖਰਾ ਹੈ। 


'(ਸਦਨ) ਘਰ ਤੇ (ਛਦਨ) ਛੱਤ ਤੋਂ (ਉਨ੍ਹਾਂ 'ਚ) ਵੱਸਣ 
ਵਾਲਾ। 
ਦੇਹੀ ਨਾਲੋਂ ਦੇਹ ਵਾਲਾ (ਆਤਮਾ) ਵੱਖਰਾ ਹੈ। 


'ਅਨੌਦ। 
'ਕੱਟੇਗਾ। 


'ਦੋਵੇਂ ਸਯੂਲ ਤੇ ਸੂਖਮ ਸ਼ਰੀਰ। 

'ਖੁੱਡ ਦੇ ਕੁੱਟਿਆਂ। 

'ਦੋਹਾਂ ਦੋਹਾਂ ਤੋਂ। 

ਗਵਾਹ (ਦੇਖਣ ਵਾਲੇ) ਹੋ ਕੇ। 

'ਅਤੇ ਆਪਣੇ ਸ ਰੂਪ ਦਾ ਗਿਆਨ ਤੇ ਪਰਤੱਖ ਗਿਆਨ 
ਪਰਖਦੇ ਹਾਂ। 


'ਇੰਦੂ ਨੇ ਦਧੀਚੀ ਰਿਸ਼ੀ ਤੋਂ (ਦੈਂਤਾਂ ਦੇ ਮਾਰਨ ਲਈ) ਹੱਡ 
ਲਏ। 

'ਸ਼ਿਵੀ ਰਾਜੇ ਨੇ (ਬਾਜ਼ ਬਣੇ ਇੰਦੂ ਨੂੰ ਪਰਉਪਕਾਰ ਵਾਸਤੇ 
ਆਪਣੇ ਸ਼ਰੀਰ ਦਾ) ਬਹੁਤਾ ਮਾਸ ਕੱਟ ਕੇ ਦਿੱਤਾ। 


'ਮਨਸੂਰ=ਜੋ ਸੂਲੀ ਤੇ ਟੰਗਿਆ ਗਿਆ ਸੀ। 
'ਇਸ ਦਾ ਅਸਲ ਨਾਮ ਮਖਦੂਮ ਸ਼ਾਹ ਸ਼ਮਸੁੱਦੀਨ ਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1107 


ਧਰਮ ਹੇਤ ਜੇ ਹਮ ਤਨ ਦੈ ਹੈਂ। 

ਇਹੁ ਕੁਛ ਨਯੋ ਕਾਮ ਨਹਿ ਕੈ ਹੈਂ! ॥੧੭੧॥ 
ਇਹੁ ਬੋਝਾ' ਤੋ ਸਿਟਨੋ ਹੱਯੇ। 

ਉਤ ਐਸ ਤੁ ਸ਼ੁਕਰ ਮਨੱਯੇ। 

ਰਾਵਰ ਸੰਗ ਛੋਡ ਜੇ ਜੈ ਹੈਂ। 

ਰੈ ਹੈ ਤਨ ਨ ਕਲੰਕ ਰਹੈ ਹੈਂ ॥੧੭੨॥ 
ਰਾਵਰ ਸਿਦਕ ਹਮਾਰਾ ਰਾਖੈਂ। 

ਅਬਿ ਤੌ ਏਕ ਇਹੀ ਅਭਿਲਾਖੈਂ ॥੧੭੨॥ 
ਦੋਹਰਾ: 

ਸਿਦਕ ਗਜਾਨ ਇਮ ਸਿਖਨ ਕਾ, 

ਪਰਖਿ ਗੁਰੂ ਮੁਦ ਧਾਰਿ। 

ਸਾਧੁ ਸਾਧ' ਕਹਿ ਔਰ ਦਿਢ, 
ਨਿਸਚਾਂ ਦਯੋ ਉਦਾਰ ॥ ੧੭੪॥ 

ਚੌਪਈ: 

ਪੁਨ ਗੁਰੁ ਲੋਗ ਗਰੀਬ ਬੁਲਾਏ। 

ਜੋ ਢਿਗ ਧਨ ਥਾਂ ਦਯੋ ਤਿਨਾਏ'। 

ਭਾਣਾ ਬਰਤਾਵਨ ਮਨਿ ਭਾਯੋ। 

ਤਬੈ ਅਯਾਲੀ' ਤਹਿ ਇਕ ਆਯੋ ॥੧੭੫॥ 
ਤਾਂ ਪੁਤਿ ਸਤਿਗੁਰੁ ਕਹਜੋ ਬੁਲਾਏ। 

ਕਰੋਂ ਕਾਮ ਹਮਰਾ ਇਕ ਜਾਏ। 

ਬਕਰੀ ਤੇਰੀ ਸਿੱਖ ਸੰਭਾਰੈਂ। 

ਮਾਨਯੋ ਉਨਿ ਪਿਖਿ ਪੁਰਖ ਉਦਾਰੈਂ ॥੧੭੬॥ 
ਗੁਰੁ ਉਤਾਰਿ ਨਿਜ ਕਰ ਤੈ ਮੁੰਦੀ। 

ਦਈ ਤਾਂਹਿ ਜੋ ਥੀ ਅਤਿ ਸੁੰਦੀ। 

ਹੀਰਾ ਜਾ ਮੈਂ ਹੁਤੋ ਅਮੋਲਾ। 

ਔਰ ਦੁਸ਼ਾਲਾ ਦਿਯ ਬਡ ਮੋਲਾ ॥੧੭੭॥ 
ਕਹਯੋ ਛਾਪ ਗਹਿਨੇ ਰਖ ਜਾਈ। 

ਦੋਇ ਰੁਪਈਏ ਕੀ ਮਿਠਿਆਈ। 

ਇਸੀ ਸ਼ਾਲ ਮੈਂ! ਲਯਾਵਹੁ ਪਾਈ। 

ਡਰੀਓ ਸ਼ੰਕ ਨ ਕਰੀਓ ਰਾਈ ॥ ੧੭੮॥ 





1108 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇ ਕੋ ਬੂਝੈ ਨਾਮ ਬਤਾਯੋ। 

ਤੇਗ ਬਹਾਦਰ ਗੁਰੂ ਪਠਾਯੋ। 

ਮਾਨ ਗਯੋ ਵਹਿ ਸ਼ਹਿਰ ਮਝਾਰੀ। 

ਨੀਕ ਬਜਾਰ ਠੀਕ ਜਹਿ' ਭਾਰੀ ॥ ੧੭੯॥ 
ਬਡ ਦੁਕਾਨ ਹਲਵਾਈ ਕੇਰੀ। 

ਪਿਖਿ ਤਾਂ ਪੁਤਿ ਅਯਾਲੀ ਇਮ ਟੇਰੀ। 
ਮੁੰਦੀ ਗਿਰਵੀ' ਏਹੁ ਰਖੀਜੈ। 

ਦੋਇ ਰੁਪਏ ਮਿਨਾਈ ਦੀਜੈ ॥੧੮੦॥ 
ਡਾਲ ਦੇਹੁ ਇਸ ਸ਼ਾਲ ਮਝਾਰੀ। 

ਉਭੈ ਚੀਜ ਜਬਿ ਬਨਕ' ਨਿਹਾਰੀ। 

ਅਤੀ ਅਮੋਲਕ ਵਸਤੂ ਐਸੇ। 

ਇਸ ਗਰੀਬ ਕਰ' ਆਈ ਕੈਸੇ ॥੧੮੧॥ 
ਚੋਰੀ ਕਰਿ ਯਾਂ ਹਤ ਕਿਤ' ਲਯਾਯੋ। 

ਇਹੁ ਮਨ ਧਰਿ ਡਰਿ ਬਨਕ ਮਹਾਯੋ। 
ਉਭੈ ਚੀਜ ਯੁਤ ਅਯਾਲੀ ਤਾਈਂ। 
ਕੋਟਵਾਲ ਢਿਗ ਜਾਇ ਦਿਖਾਈ ॥੧੮੨॥ 
ਪਿਖਿ ਕੁਟਵਾਲ ਸ਼ਾਲ ਅਰ ਹੀਰਾ। 

ਅਤੀ ਅਮੋਲਕ ਜੋਗ' ਅਮੀਰਾ। 

ਤੱਜਬ ਰਹਿ ਬਡ ਗੱਜਬ ਕੈ ਕੈ'। 

ਬੂਝਯੋ ਤਾਂ ਕੋ ਧਮਕੀ ਦੈ ਕੈ ॥੧੮੩॥ 
ਕਹੋ ਸਾਚ ਨਤ ਦੈਹੋਂ ਮਾਰੀ। 

ਚੋਰੀ ਕਰੀ ਬਾਟ ਕੈ ਪਾਰੀ'। 

ਮੈਂ ਨਹਿਂ ਤਸਕਰ' ਕਹਯੋ ਅਯਾਲੀ। 
ਨਹਿ ਬਟਪਾਰ' ਨ ਬੰਚਕ? ਜਾਲੀ” ॥ ੧੮੪॥ 
ਬਾਗ ਵੀਚ ਉਮਰਾਵ ਬਿਰਾਨਾ'। 

ਪਾਂਚ ਅਸ੍ਹਾਰ ਤਾਂਹਿ ਸੰਗਾਨਾ। 

ਤੇਗ ਬਹਾਦਰ ਗੁਰੂ ਹਿੰਦੁ ਕਾ। 

ਦਾਤਾ ਪਾਲਕ ਗ੍ਰੀਬ ਬ੍ਰਿੰਦ ਕਾ' ॥ ੧੮੫॥ 
ਇਹੁ ਸੁਨਿ ਖੁਸ਼ੀ ਭਏ ਕੁਤਵਾਲੂ। 


< << 


ਜਾਨਯੋ ਹੋਯੋ ਕਾਮ ਬਿਸਾਲੂ'। 


'ਜਾਂਰਾਹ ਮਾਰਿਆ ਹੈ। 

ਚੋਰ। 

'ਰਾਹ ਮਾਰ। ?ਠੱਗ। “ਫ਼ਰੇਬੀ, ਛਲੀਆ। 
'ਠਹਿਰਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਸ ਹਿਤ ਸ਼ਾਹਿ ਪਠੇ ਪ੍ਰਵਾਨੇ। 
ਇਸ਼ਤਹਾਰ ਭੀ ਦਯੋ ਮਹਾਨੇ ॥ ੧੮੬॥ 
ਅਰ ਮੈਂ ਇਲਤਜਾਇ' ਬਹੁ ਕਰਹੋਂ। 

ਜਬਿ ਜਬਿ ਨਿੱਤ ਨਿਵਾਜ਼ੈਂ ਪਰਹੋਂ'। 
ਸ਼ਾਇਦ ਮੇਰੀ ਹੀ ਸੁਨਿ ਬਿਨਤੀ। 

ਆਏ ਗੁਰ ਸੁਬੱਗ ਕਰਿ ਗਿਨਤੀ' ॥੧੮੭॥ 
ਇਮ ਵਿਚਾਰ ਝਟ ਪਟ ਕੁਤਵਾਲੈ'। 

ਲਏ ਸਿਪਾਹੀ ਸੰਗਿ ਬਿਸਾਲੈਂ। 

ਦੋਇਕ ਸੈ ਅਸਵਾਰ ਚਢਾਯੋ। 
ਪਹੁੰਚਯੋ ਅਯਾਲੀ ਜਹਾਂ ਬਤਾਯੋ ॥੧੮੮॥ 
ਬੈਠੇ ਸਤਿਗੁਰ ਜਾਇ ਨਿਹਾਰੇ। 
ਮੂਰਤਿ ਮਨੋਂ ਹੁਤਾਸਨ' ਧਾਰੇ। 

ਸਿੰਘ' ਰੂਪ ਨਿਰਭੈ ਅਤਿ ਸੁੰਦਰ। 

ਤੇਜ ਪੁਤਾਪ ਸਮਾਨ ਪੁਰੰਦਰ' ॥ ੧੮੯ ॥ 
ਫੌਜ ਚੁਤਰਫੈ ਦੂਰ ਥਿਰਾਈ। 

ਝੁਕਿ ਕੁਤਵਾਲ ਸਲਾਮ ਅਲਾਈ। 

ਚਿੱਤ ਸਾਂਤਿ ਭੌ ਦਰਸ਼ਨ ਪਾਈ। 

ਲਰਜ਼' ਗਰਜ਼ ਯੁਤ” ਅਰਜ਼ ਅਲਾਈ ॥ ੧੯੦॥ 
ਖਤਾ' ਪੀਰ ਜੀ ! ਮਾਫ ਕਰੀਜੈ। 
ਮਿਹਰਬਾਨਗੀ ਸਾਥ ਸੁਨੀਜੈ। 

ਕੌਨ ਆਪ ਕਿਤ ਹੈ ਕਿਮ ਆਏ। 

ਖੁਸ਼ ਹੈ ਗੁਰ ਬੋਲੇ ਮੁਸਕਾਏ ॥ ੧੯੧॥ 
ਝਰਤਿ ਫੂਲ ਜਨ ਸੁਖਦ ਸੁਹਾਏ। 

ਖਿਰੇ ਨੈਨ ਮਸਤਕ ਮੁਦ ਦਾਏ। 

ਜਗਤ ਗੁਰੂ ਸ਼ੀ ਨਾਨਕ ਭਏ। 

ਜੋ ਦਰਵੇਸ਼ ਵੇਸ ਬਿਦਤਏ' ॥ ੧੯੨॥ 
ਹਮ ਤਿਨ ਕੇ ਦਾਸਨ ਕੇ ਦਾਸਾ। 
ਆਨੰਦਪੁਰਿ ਮਹਿ ਕਰਿ ਹੈਂ ਵਾਸਾ। 

ਸੋਢੀ ਤੇਗ ਬਹਾਦਰ ਨਾਮੂ। 

ਮੁਝ ਕੋ ਖੋਜਤ ਤੁਰਕ ਤਮਾਮੂ ॥ ੧੯੩॥ 


'ਕੰਬ ਕੇ, ਡਰ ਕੇ। “ਲੋੜ ਸਹਿਤ। 
'ਗ਼ਲਤੀ। 


1109 





1110 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਸ ਹਿਤ ਸ਼ਾਹਿ ਪਠੇ ਪਰਵਾਨੇ। 
ਦੈਨਾ ਲਿਖਯੋ ਇਨਾਮ ਮਹਾਨੇ। 

ਪਢਿ ਨਿਵਾਜ਼ ਤੂੰ ਨਿਤ ਪਤਿ ਭਾਵੈਂ'। 
ਬਿਨਤੀ ਕਰਤੋ ਗੁਰ ਇਤ ਆਵੈਂ ॥੧੯੪॥ 
ਮੁਝ ਕੋ ਹੀ ਇਨਾਮ ਦਿਲਵਾਏ'। 
ਤੁਮਰੇ ਹਿਤ ਹੀ ਹਮ ਇਤ ਆਏ। 
ਅਬਿ ਹਮ ਕੋ ਤੁਮ ਬੰਦ ਰਖਾਵੋ। 
ਬਾਦਸ਼ਾਹਿ ਢਿਗ ਖਬਰ ਪੁਚਾਵੋ ॥ ੧੯੫ ॥ 
ਸੁਨਿ ਕੁਤਵਾਲ ਖੁਸ਼ੀ ਅਤਿ ਭਯੋ। 

ਪੁਨ ਪੁਨ ਗੁਰ ਪਗ ਮਾਥ ਲੁਠਯੋ'। 
ਹਾਥ ਜੋਰਿ ਪੁਨ ਅਰਜ਼ ਅਲਾਈ। 

ਚਲੋ ਕਿਲੇ ਮੈਂ ਅਬੈ ਗੁਸਾਂਈਂ ॥੧੯੬॥ 
ਬੀਰ ਗੰਭੀਰ ਧੀਰ ਗੁਰ ਤਬੈ। 

ਚਢੇ ਤੁਰੰਗ ਸੰਗ ਸਿਖ ਸਬੈ ॥੧੯੭॥ 
ਦੋਹਰਾ: 

ਬਾਗ ਵੀਚ ਤੈ ਗੁਰੂ ਕੋ, 
ਲਯਾਇ ਕਿਲੇ ਮੈ ਏਵ। 

ਡੇਰਾ ਦਿਯ ਸੁਭ ਨੌਰ ਮੈਂ, 

ਕਰੀ ਸਭੈ ਬਿਧ ਸੇਵ ॥੧੯੮॥ 

ਪਾਇ ਸਾਰ' ਸਿਖ ਸਿੱਖਨੀ, 

ਅਧਿਕ ਆਗਰੇ ਕੇਰ। 

ਆਏ ਦਰਸ਼ਨ ਹੇਤ ਮਿਲਿ, 

ਦਾਏ ਭੇਟ ਬਧੇਰ ॥ ੧੯੯ ॥ 

ਕਿਲੇ ਦਾਨ ਕੁਤਵਾਲ ਕੋ, 

ਦੇ ਕਰਿ ਦਰਬ ਮਹਾਂਹਿਂ। 

ਗੁਰ ਕੋ ਚਹਿਓ ਛੁਡਾਵਨੋ, 

ਪੈ ਗੁਰ ਮਾਨਯੋ ਨਾਹਿਂ ॥੨੦੦॥ 
ਸਿੱਖਨ ਕੋ ਸਤਿਗੁਰ ਕਹਜੋ, 

ਹੁਕਮ ਆਦਿ ਗੁਰ' ਜੋਇ। 

ਦੈ ਕਰਿ ਸਿਰ ਹਮ ਧਰਮ ਹਿਤ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1111 


ਜਰ ਤੁਰਕੇਸਹਿ ਖੋਇ ॥ ੨੦੧॥ 
ਦਏ ਚਾਰ ਫਲ ਸਿੱਖਨ ਕੋ, 
ਗੁਰ ਢੁਰ ਵਰ' ਮੁਦ ਪਾਇ। 'ਚੰਗੇ ਕਿਰਪਾਲੂ ਹੋ ਕੇ। 
ਥਿਰੇ ਤਹਾਂ ਪਿਖਿ ਗੁਰੂ ਕੋ, 
ਈਹਾਂ ਥਿਰਯੋ ਅਧਜਾਇ ॥ ੨੦੨॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨੌਮ ਗੁਰੂ ਕਾ ਆਗਰੇ ਜਾਵਨ' 
ਪ੍ਰਸੰਗ ਬਰਨਨੰ ਨਾਮ ਉਨਤਾਲੀਸਮੋ ਬਿਸੁਾਮ ॥੩੯॥ 





1112 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੪੦. ਦਿੱਲੀ ਔਰੰਗਜ਼ੇਬ ਨਾਲ ਚਰਚਾ ਤੇ ਤਿੰਨਾਂ ਸਿੱਖਾਂ ਦਾ ਸ਼ਹੀਦ ਹੋਣਾ) 


<< 


ਦੋਹਰਾ: 
ਮਦਨ ਕਦਨ ਮਦ ਬਦਨ ਜਿਨਿ, 
ਸਦਨ ਸਭਿਨਿ ਗੁਨ ਖਾਨ'। 


ਗੁਰ ਹਰਿ ਕ੍ਰਿਸ਼ਨ ਸੁ ਕ੍ਰਿਸ਼ਨ ਬਪੁ, 


ਮੰਗਲ ਮੋਦ ਨਿਧਾਨ' ॥੧॥ 


ਦਿੱਲੀ ਮੈਂ ਜਿਮ ਸ਼ਾਹਿ ਸੋਂ, 
ਚਰਚਾ ਪਰਚਾ' ਨਾਨਿ?। 
ਤ੍ਰਿਨ ਜ੍ਯੇਂ' ਤਨ ਤਜ ਹੈਂ ਗੁਰੂ 
ਨੌਮ, ਸੁਨੋ ਸੋ ਗਾਨ' ॥੨॥ 
ਅੜਿੱਲ ਛੰਦ: 
ਸ਼ਾਹਿ ਪਾਸ ਕੁਤਵਾਲ, 
ਸਾਰ' ਜਬਿ ਲਿਖਿ ਪਠੀ। 
ਸੁਨਿ ਨੌਰੰਗ ਨੌਰੰਗ ਭਯੋ', 
ਮਨ ਗਿਨਿ ਗਟੀ'। 

ਪੀਰ ਹਿੰਦੁ ਕੋ ਅਬਿ ਹਮ, 
ਦੀਨ ਮਨਾਇ ਹੈਂ। 

ਹੋ ਫਿਰ ਸਬਿਹੀ ਹਿੰਦਵਾਨ, 
ਤੁਰਕ ਬਨਾਇ ਹੈਂ ॥੩॥ 
ਜਬਿ ਇਹੁ ਮੁਲਕ ਤਮਾਮ, 
ਤੁਰਕ ਬਨ ਜਾਇ ਗੋ। 

ਬੁਤ ਪ੍ਰੱਸਤੀ' ਕਲਮਾ, 
ਕੁਫਰ ਉੱਠਾਇ ਗੋ'। 

ਏਕ ਮਜਬ ਹੂੈ ਮੋਮਨ', 
ਪਢੈ ਨਿਵਾਜ ਹੈ। 

ਹੋ ਹੋ ਸਵਾਬ' ਬਡ ਮੁਝੈ, 
ਖੁਦਾਇ ਨਿਵਾਜ ਹੈ' ॥੪॥ 
ਐਸੀ ਭਾਂਤੈ ਘਾਤੈਂ”, 


'ਜਿਨ੍ਹਾਂ ਦਾ ਮੁਖ ਕਾਮ ਦੇ ਹੰਕਾਰ ਨੂੰ ਕੱਟਣ ਵਾਲਾ, ਸਾਰੇ ਗੁਣਾਂ 
ਦਾ ਘਰ ਤੇ (ਸਾਰੇ ਗੁਣਾਂ ਦੀ) ਖਾਣ ਹੈ। 


'ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਕ੍ਰਿਸ਼ਨ (ਵਾਂਗ ਸੁੰਦਰ) ਸਰੂਪ 
ਅਤੇ ਖ਼ੁਸ਼ੀਆਂ ਤੇ ਅਨੰਦ ਦਾ ਖ਼ਜ਼ਾਨਾ ਹਨ। 


'ਕਰਾਮਾਤ ਦਾ ਚਮਤਕਾਰ। “ਕਰਕੇ। 
'ਕੱਖ ਵਾਂਗ। 
!ਉਹ ਕਥਾ। 


'ਖ਼ਬਰ। 
'ਨਵੇਂਰੰਗ ਵਾਲਾ ਹੋ ਗਿਆ ਭਾਵ ਖ਼ੁਸ਼ ਹੋ ਗਿਆ। 
'ਗਿਣਤੀਆਂ ਗਿਣ ਕੇ। 


'ਬੁੱਤ ਪੂਜਾ। 
'ਝੂਠ ਦੀ ਗੱਲ ਚੁੱਕੀ ਜਾਏਗੀ। 
'ਮੁਸਲਮਾਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1117 


ਬਾਤੈਂ ਧਾਰ ਕੈ। 

ਪਾਂਚ ਹਜ਼ਾਰ ਅਸ੍ਹਾਰ 
ਜਰਾਰ' ਤਿਆਰ ਕੈ। 

ਦੈ ਉਮਰਾਵ ਪਠਾਇ, 
ਸਿਖਾਏ ਯੌ ਭਰੈ'। 

ਹੋ ਤਕਰਾਈ ਕਰਿ ਲਯਾਯੋ, 
ਲਰਾਈ ਨਾ ਪਰੈ ॥੫॥ 
ਗੁਰ ਕੇ ਪਿਤਾ ਛੁਡਾਏ, 
ਬਾਵਨ ਭੂਪ' ਜੋ। 
ਰਾਜਪੂਤ ਹੈਂ ਸਭੀ, 
ਲੜਾਕੇ ਖੂਪ ਸੋ। 

ਗੁਰੂ ਆਪਨਾ ਸਮਝ, 
ਮਾਨਿ ਉਪਕਾਰ ਸੋ। 

ਹੋ ਮਤ ਕਿਤ ਲੈੱਹ ਛੁਡਾਇ, 
ਜੋਰ ਤਰਵਾਰ ਸੋ ॥੬॥ 
ਆਇ ਤਬੈ ਉਮਰਾਵੈਂ', 
ਗੁਰ ਕੇ ਪਾਸ ਹੈ। 

ਬੰਦਨ ਬਿਨਤੀ ਗਿਨਤੀ', 
ਕੀਨੀ ਖਾਸ ਹੈ। 

ਕਹਯੋ ਕਯੋਂ ਨ ਅਨੁਸਾਰੀ, 
ਬਨਿਹੋ ਸ਼ਾਹਿ ਕੇ। 

ਹੋ ਖਾਲਕ' ਦੀਨੀ ਖਲਕ”, 'ਪ੍ਰਮੇਸ਼ਰ। “ਸ੍ਰਿਸ਼ਟੀ। 
ਹਾਥ ਮੈਂ ਜਾਂਹਿਕੇ ॥੭॥ 
ਗੁਰੂ ਕਹਜੋ ਹਮ ਫੱਕ੍, 
ਬੇਪਰਵਾਹ ਸੋ'। ।ਉਸ ਬੇਪ੍ਰਵਾਹ (ਰੱਬ) ਦੇ ਅਸੀਂ ਫ਼ਕੀਰ ਹਾਂ। 
ਨਹਿ ਬਿਗਾੜ ਕਛ ਝਗੜਾ, 
ਹਮਰਾ ਸ਼ਾਹ ਸੋਂ। 

ਵਹਿ ਦੁਨੀਆ ਕਾ ਸ਼ਾਹਿ, 
ਆਹਿਂ ਦਰਵੇਸ਼ ਹਮ। 

ਹੋ ਤਾਲਕ ਖਾਲਕ ਸੰਗ', 





1114 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰ ਸੋ ਨਾਹਿ ਕੰਮ ॥੮॥ 

ਬਰ ਸੁਾਪ ਅਰੁ ਗਾਰਿ', 'ਗਾਲ੍ਹ। 

ਨ ਦੈਂ ਹਮ ਸ਼ਾਹਿ ਕੋ। 

ਲੜੇ ਨ' ਮੁਲਕ ਜਾਗੀਰ, 'ਨਾ ਹੀ (ਉਸ ਨਾਲ) ਲੜੇ ਹਾਂ। 
ਰੋਕਜਯੋ ਤਾਹਿਂ ਕੋ। 

ਚੁਧਰਾਇਤ' ਨਹਿ ਵਿਰਸਾ”, ਚੌਧਰ ਹੈ। ਨਾ ਹੀ ਜੱਦੀ ਹੱਕ ਹੈ। 
ਰਾਜ ਰਖ਼ਾਤ ਹੀ। 'ਨਾਰਾਜ ਹੀਰਖਦੇ ਹਾਂ, ਭਾਵ ਸਾਡੇ ਪਾਸਰਾਜ ਵੀ ਨਹੀਂ ਹੈ। 
ਹੋਂ ਜੋ ਮੁਰੀਦ ਦੈ ਜਾਤ, 

ਬੈਠਿ ਸੋ ਖਾਤ ਹੈਂ ॥੯॥ 

ਸੁਨਿ ਗੁਰ ਕੀ ਤਕਰੀਰ', 'ਭਾਸ਼ਣ, ਵਖਿਆਨ। 
ਅਮੀਰਨਿ ਧੀਰ ਧਰਿ। 

ਬੰਦਨ ਕੀਨੀ ਗੁਰ ਕੋ, 

ਜਾਨਿ ਫਕੀਰ ਵਰ'। ਸ੍ਰੇਸ਼ਟ। 

ਏਕ ਹਜ਼ਾਰ ਦੀਨਾਰ', 

ਦਈ ਕੁਤਵਾਲ ਕੋ। 

ਹੋਂ ਭਯੋ ਖੁਸ਼ੀ ਸੋ ਪਾਇ, 

ਇਨਾਮ ਜੁ ਮਾਲ ਕੋ! ॥੧੦॥ 

ਪੁਨ ਉਨਿ ਗੁਰ ਕੇ ਆਗੇ, 

ਦੌਲਤ ਸੋ ਧਰੀ। 

ਕਹਗੋ ਗੁਰੂ ਤੁਮ ਰਾਖੋ, 

ਇੱਛਯਾ ਤੁਵ ਭਰੀ'। 

ਕੋਤਵਾਲ ਪੁਨ ਗਾਥ, 

ਸਭੀ ਉਮਰਾਵ ਪੈ। 

ਹੋ ਭਾਖੀ ਗੁਰੁ ਸਰਬੱਗੂ, 

ਅਏ ਜਿਸ ਭਾਵ ਪੈ' ॥੧੧॥ 

ਸਾਚੀ ਮਾਨ ਕੈ। 

ਸਰਬ ਸ਼ਕਤਿ ਮਤ ਸਮੁਥ', 

ਗੁਰ ਕੋ ਜਾਨ ਕੈ। 

ਅਦਬ ਸਾਥ ਸੁਧ ਪੀਨਸ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1115 


ਮੱਧ ਚਢਾਇ ਕੈ। 

ਹੋਂ ਸਹਿ ਸਿਖਨਿ ਪੁਨ ਦਿੱਲੀ, 

ਲਿਆਏ ਧਾਇ ਕੈ ॥੧੨॥ 

ਬਾਦਸ਼ਾਹਿ ਨੈ ਗੁਰ ਕਾ, 

ਆਵਨਿ ਸੁਨਿ ਤਬੈ। 

ਬੂਝੇ ਯੌ ਸਬੈ। 

ਕਹੋ ਗੁਰੂ ਕੀ ਅਜ਼ਮਤ, 

ਪਰਖੈਂ ਕੈਸ ਹੈ। 

ਹੋ ਕਪਟ ਕਠੋਲਨ ਕੁਟਲਹਿ', 'ਕਪਟ ਰੂਪ ਕਾਠ ਦੇ ਪੁਤਲਿਆਂ ਤੇ ਟੇਢਿਆਂ ਨੇ। 
ਭਾਖਯੋ ਐਸ ਹੈ ॥੧੩॥ 

ਢਿਗ ਕੁਤਵਾਲੀ ਖਾਲੀ, 

ਆਲੀਸ਼ਾਨ ਜੋ। 

ਤਿਸ ਮਕਾਨ ਮੈਂ ਨਿਸ ਬਸਿ, 

ਬਚੈ ਨ ਜਾਨ ਕੋ'। 'ਰਾਤ ਨੂੰ ਵਸ ਕੇ ਕਿਸੇ ਦੀ ਵੀ ਜਾਨ ਨਹੀਂ ਸੀ ਬਚਦੀ। 
ਦੇਉ ਜਿੱਨ ਖਾਵੀਸ', ਅਪਵਿੱਤਰ! (ਅ) ਜਿੱਨਾਂ ਦੀ ਇਕ ਜਾਤੀ। 
ਰਹਿਤ ਹੈਂ ਯਾਹਿ ਮੈਂ। 

ਹੋ ਪਰਖੇ ਜੈ ਹੈਂ ਗੁਰੂ, 

ਉਤਾਰੋਂ ਤਾਹਿ ਮੈਂ ॥੧੪॥ 

ਕੈ ਮਰ ਹੈਂ ਕੈ ਤੋਬਾ', 

ਕਰਿ ਹੈਂ ਅਬੀ ਸੋ। 

ਸਾਬਤ ਰਹਿਨੋ ਮਿਲੈ ਨ, 

ਇਸ ਮੈਂ ਕਬੀ ਸੋ। 

ਕਹਯੋ ਕਾਜੀਅਨ ਕੇਰ, 

ਸ਼ਾਹਿ ਸੱਚ ਮਾਨ ਕੈ। 

ਹੋ ਗੁਰੂ ਉਤਾਰੇ ਅੰਦਰ, 

ਤਿਸੀ ਮਕਾਨ ਕੈ ॥ ੧੫ 

ਗੁਰੂ ਇਕ ਮੈਂ ਕਰੇ। 

ਪਹਿਰੇ ਦੁਹਿਰੇ ਤਿਹਰੇ, 





1116 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਨੇ ਹੈਂ ਖਰੇ'। 

ਨਿਸ ਕੋ ਭਯਾਨਕ ਰੂਪ, 
ਦੇਉ ਬਡ ਆਯੋ। 

ਹੋ ਕਰਿ ਦਰਸ਼ਨ ਗੁਰ ਕੇਰ, 
ਸੁ ਪਗ ਲਪਟਾਯੋ ॥੧੬॥ 
ਕਹਜੋ ਧੰਨ ਮਮ ਭਾਗ, 


ਪੇਖ ਭਲ ਲੀਜੀਏ ॥੧੭॥ 
ਪੁੱਤ ਪੌਤਰੇ ਸਹਿ ਪਰਵਾਰੈਂ ਮਾਰ ਕੈ। 
ਮਿਲੈ ਨ ਜਹਿੰ ਤੇ ਪਤਾ, 
ਆਉਂ ਤਿਹਿਂ ਡਾਰ ਕੈ। 
ਕਹੋਂ ਤੋਂ ਪਗਲੇ ਦੁਖੀਏ 

ਸਦ ਹੀ ਗਹਿ ਰਖੋਂ। 

ਹੋਂ ਜੋ ਅਬਿ ਰਾਵਰ ਕਹੋਂ, 
ਸੋਈ ਮੈਂ ਕਰਿ ਸਕੋਂ ॥੧੮॥ 
ਗੁਰੂ ਕਹਯੋ ਨਹਿੰ ਹਮਰਾ, 
ਸੱਤਰ ਕੋਇ ਹੈ। 

ਸਬ ਹੀ ਕੋ ਹਮ ਰੂਪ, 

ਰੱਬ ਕਾ ਜੋਇ ਹੈਂ”। 

ਨਿਜ ਨਿਜ ਕਰਮ ਅਨੁਸਾਰ, 
ਦੂਖ ਸੁਖ ਪਾਇ ਹੈਂ। 

ਹੋ ਹਮ ਨਹਿੰ ਕਾਹੂੰ ਮਾਰਨ 
ਚਹੈਂ ਦੁਖਾਇ ਹੈਂ ॥੧੯॥ 
ਕਾਰਨ ਕਰਨ ਕਰਤਾਰ, 
ਕਾਰ ਕਰਿ ਰਹਜੋ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [ਉਇ 


ਹੋਵਤਿ ਹੈ ਜਗਿ ਸੋਇ, 

ਜੋਇ ਉਨਿ ਚਹਜੋ ਹੈ। 

ਸੁਨਿ ਪ੍ਰੇਤ, ਬ੍ਰਹਮ ਗਯਾਨੀ 

ਗੁਰ ਕੋ ਸੰਤ ਲਖਿ'। 

ਹੋ ਨਿਜ ਮੁਕਾਨ ਮੈਂ ਅਏ, 
ਅਥਿਤੀ' ਵਿਚਾਰਿ ਦਖ2 ॥੨੦॥ 


ਜਾਇ ਬਜ਼ਾਰ ਉਦਾਰ, 
ਅੰਗੂਰ ਅਨਾਰ ਹੈਂ। 
ਪਿਸਤਾ ਸੇਉ ਬਦਾਮ, 
ਸੰਗਤਰੇ ਸਾਰ' ਹੈਂ। 
ਪੋਨੇ ਆਦਿਕ ਲਯਾਇ, 
ਅੱਗੂ ਗੁਰੁ ਬਹੁ ਧਰੇ। 

ਹੋ ਬਿਨਤੀ ਕੀਨੀ ਛਕੋ, 
ਦੀਨ ਹੂੰ ਕੈ ਖਰੇ' ॥੨੧॥ 
ਪਿਖਿ ਪਰੇਤ ਕੋ ਪੇਮ, 
ਪਰਮ ਕਿਰਪਾਲ ਗੁਰੁ। 
ਭਾਵਤਿ ਬਹੁਧਾ' ਛਕਜੋ, 
ਮੇਵਾ ਨੀਕ ਫੁਰ'। 
ਸਿੱਖਨਿ ਢਿਗ ਪੁਚਵਾਯੋ, 
ਛਕਿ ਸਬਿ ਸੋ ਰਹੇ। 

ਹੋ ਚਢਯੋ ਦਿਵਸ ਪਿਖਿ ਲੋਗ, 
ਅਚੰਭਾ ਹੋ ਰਹੇ ॥੨੨ ॥ 
ਜੂਪਯੋ ਪੋਨਾ ਸੀਤ' 

ਗੁਰੂ ਕਾ ਸਿੱਖ ਕੋ। 

ਭਈ ਸ਼ਕਤਿ ਬਡ ਗਯਾਨ, 
ਸੁ ਭੂਤ ਭਵਿੱਖ ਕੋ। 

ਕਰੀ ਅਰਜ਼ ਗੁਰ ਪਾਸ, 
ਆਗਜਾ ਦੇਹੁ ਕਰਿ। 

ਹੋ ਨੌਰੰਗੇ ਕੋ ਕੁਲ ਸਮੇਤ, 


'ਜਾਣ ਕੇ। 


'ਜਿਸ ਦੇ ਆਉਣ ਦੀ ਬਿੱਤ ਮੁਕੱਰਰ ਨਹੀਂ, ਅਚਾਨਕ 
ਆਉਣ ਵਾਲਾ, ਪ੍ਰਾਹੁਣਾ। “ਦਾਨਾ (ਬਜ਼ੁਰਗ) ਵਿਚਾਰ ਕੇ। 





1118 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਬਿ ਦੈਹੁਂ ਹਰ' ॥੨੩॥ 
ਕੈ ਦਿੱਲੀ ਲਾਹੌਰ, 

ਜ਼ੁਲਮ ਜਹਿੰ ਹੋਤਿ ਬਹੁ। 

ਕਰੋਂ ਗਰਕ ਕੈ ਹਰਹੁ, 

ਇਨੈ ਟਕਰਾਇ ਕਹੁ। 

ਮੁਝ ਮੈਂ ਸ਼ਕਤਿ ਅਪਾਰ, 
ਦਿਖਾਊਂ ਜੌ ਕਹੋ। 

ਹੋਂ ਅਜਰ' ਜਰਯੋ ਨਹਿ ਜਾਇ, 
ਪਾਇ ਪਦ ਮਦ ਲਹਯੋ' ॥੨੪॥ 
ਸੁਨਿ ਮੁਸਕਾਏ ਗੁਰੂ, 
ਬਾਂਹਿ ਤਿਸ ਕੀ ਗਹੀ। 
ਖੈਂਚ ਲਈ ਕਰਮਾਤ, 

ਉਖ ਤੈ ਰਸ ਜਹੀਂ'। 

ਛੂਛ' ਰਹਜੋ ਗੁਰੁ ਕਹਜੋ, 

ਅਬੈ ਦਿਖਰਾਉ ਕੁਛ। 


ਹੋ ਪਰਯੋ ਚਰਨ ਹੂ ਦੀਨ, 
ਕਹੇ ਮੈਂ ਜੀਵ ਤੁਛ ॥ ੨੫॥ 
ਕਰਨ ਭਰਨ ਜਗ ਹਰਨ, 
ਤਰਨ ਤਾਰਨ ਤੁਹੀ'। 


ਮਹਿਮਾ ਅਪਰ ਅਪਾਰ, 

ਰੂਪ ਤੁਮ ਪ੍ਰਭ ਉਹੀ। 

ਗੁਰੂ ਕਹਯੋ ਜਿਸ ਸਿੰਧ' ਤੈ 
ਬੂੰਦ ਕ ਤੈਂ ਲਹੀ। 

ਹੋ ਕਯਾ ਵਹਿ ਨਹਿੰ ਕਰਿ ਸਕਤ, 
ਪੈ ਭਾਵੀ ਸਿਰ ਸਹੀ ॥੨੬॥ 
ਨੌਰੰਗੇ ਪੁਨ ਨਿਜ ਢਿਗ, 

ਗੁਰਹਿਂ ਬੁਲਾਯੋ। 

ਚੌਕੀ ਉਪਰ 
ਅਦਬ ਸਾਥ ਬੈਠਾਯੋ। 


'ਰਚਨ, ਪਾਲਣ ਤੇ ਜਗਤ ਦੇ ਨਾਸ ਕਰਨ ਅਤੇ ਤਾਰਨ ਲਈ 
ਤੁਸੀਂ ਜਹਾਜ਼ ਰੂਪ ਹੋ। 


'ਸਮੁੰਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1119 


ਖਾਨ ਉਮਰਾਵ ਬਜੀਰ, 
ਅਮੀਰ ਨੁਵਾਬ ਬਡ। 

ਹੋਂ ਜਹਿਂ ਰਾਜੇ ਮਹਿ ਰਾਜੇ, 
ਥਿਰੇ ਅਪਾਰ ਅਡ' ॥੨੭॥ 
ਹੀਰਾ ਮੁਕਤਾ ਪੰਨਾ, 

ਸਬਜਾ ਚਮਕਹੀਂ। 

ਕੰਚਨ ਕੰਕਨ' ਕੰਠੇ, 
ਕੁੰਡਲ ਦਮਕ ਹੀਂ। 
ਮਖਮਲ' ਸਾਂਟਨ” ਤਾਸ 


ਬਾਦਲਾ' ਅਤਲਸੈਂ”। 


ਹੋ ਗਵਰਨਟੈਂ ਕਮਖਾਬੇ' , 
ਬਾਗੇ ਅਤਿ ਲਸੈਂ! ॥੨੮॥ 


ਭਰੀ ਕਚਹਿਰੀ ਗਹਿਰੀ' 

ਕਹਰੀ ਸ਼ਾਹਿ ਹੈ'। 

ਚਿਤ੍ਰ ਲਿਖੇ ਸੇ ਡਰਹੀਂ, 
ਭਰਹੀਂ ਸਾਹਿ ਹੈ'। 

ਕਿਆ ਮਜਾਲ ਕੋਊ ਤੱਕੇ 

ਮੁੰਡ', ਉਠਾਯ ਥਾ। 
ਸਬਿਨਿ ਇਹੁ ਭਾਇ ਥਾ' ॥੨੯॥ 
ਸਬਿ ਦਿਲ ਦਹਿਸ਼ਤ' ਛਾਈ, 
ਔਰੰਗਜ਼ੇਬ ਕੀ। 

ਇੰਦਰ ਜਮ' ਅਲਕੇਸ:, 


'ਸੋਨੇ ਦੇ ਕੜੇ। 

'ਚਮਕਦੇ ਹਨ। 

'ਇਕ ਬਹੁਤ ਕੋਮਲ ਰੇਸ਼ਮੀ ਬਸਤ੍ਰ। “ਇਕ ਤਰ੍ਹਾਂ ਦਾ ਰੇਸ਼ਮੀ 
ਬਸਤ੍ਰ। 

'ਇਕ ਤਰ੍ਹਾਂ ਦਾ ਸੁੰਦਰ ਕਪੜਾ ਜਿਸ ਦਾ ਤਾਣਾਰੇਸ਼ਮ ਦਾ ਤੇ 
ਪੇਟਾ ਜ਼ਰੀ ਦੀਆਂ ਤਾਰਾਂ ਦਾ ਹੁੰਦਾ ਹੈ। “ਇਕ ਤਰ੍ਹਾਂ ਦਾ 
ਚਮਕੀਲਾ ਰੇਸ਼ਮੀ ਬਸਤ੍ਹ। 

ਇਕ ਕੀਮਤੀ ਬਸਤੁ ਜਿਸ ਦਾ ਤਾਣਾ ਰੇਸ਼ਮੀ ਤੇ ਪੇਟਾ ਜ਼ਰੀ 
ਦਾ ਹੁੰਦਾ ਹੈ। 

(ਉਪ੍ਰੋਕਤ ਸਾਰੀਆਂ ਕਿਸਮਾਂ ਦੇ) ਪੁਸ਼ਾਕੇ ਬਹੁਤ ਚਮਕਦੇ 
ਹਨ। 

'ਬਹੁਤੀ। 


'ਜ਼ਾਲਮ ਬਾਦਸ਼ਾਹ ਹੈ। 
'ਡਰਦੇ ਡਰਦੇ ਸਾਹ ਲੈਂਦੇ ਹਨ। 


'ਸਿਰ। 

(ਜਿਵੇਂ) ਸ਼ੇਰ ਦੇ ਸਾਹਮਣੇ ਬੱਕਰਾ ਹੁੰਦਾ ਹੈ। 
'ਸਾਰਿਆਂ ਦੀ ਇਹ ਹਾਲਤ ਸੀ। 

'ਡਰ, ਭਯ। 


'ਧਰਮਰਾਜਾ। “ਕੁਬੇਰ। 
'ਗਿੱਦੜ। 


'ਔਰੰਗਜ਼ੇਬ ਦੀ ਮਾਇਆ (ਸ਼ਕਤੀ) ਦਾ ਬੱਦਲ ਛਾਇਆ 
ਹੋਇਆ ਹੈ, ਜਾਣੋ (ਸਾਰੇ ਬਲੀ) ਸੂਰਮੇ ਸੰਪਾਤੀ (ਵਾਂਗ ਲੁਕ 





1120 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੋ ਹਰਣਾਖਸ਼ ਤੇ ਜ਼ਯਾਦੇ, 
ਔਰੰਗ ਰਹਯੋ ਬਨ ॥ ੩੦॥ 
ਸਿੰਧੁ ਬੇਲ ਲੌ ਅਵਨੀ, 
ਜੀਤਿ ਅਭੀਤ ਭਾ'। 

ਰਾਜ ਕਰਤਿ ਨਿਸ ਕੰਟਕ', 
ਰਹਿਤ ਅਨੀਤਿ ਭਾ'। 
ਰਾਵਣ ਜਜੋਂ ਸੰਤਾਵਣ' 
ਲਾਗਜਯੋ ਦੁਰਮਤੀ। 

ਹੋਂ ਚੁਕਯੋ ਖੁਦਾਈ ਦਾਵਾ' 
ਬਹਮਨ ਜਜਯੋਂ ਅਤੀ' ॥੨੩੧॥ 


ਕਰਿ ਸਲਾਮ ਧਰਿ ਪਯਾਰ, 
ਗੁਰੂ ਕੌ ਉਨਿ ਕਹੀ। 

ਦੀਨ ਇਸਲਾਮ ਲਾਲਮ', 
ਕਬੂਲੋ ਤੁਮ ਸਹੀ। 

ਰਾਜ ਮੁਲਕ ਪੰਜਾਬ, 
ਖਿਤਾਬ ਨਵਾਬ ਦਿਹੁ”। 
ਹੋਂ ਕੈਹੋਂ' ਕਸਮ ਉਠਨਾਇ, 


ਸੰਗ ਮਮ ਸੁਤਾ ਲਿਹੁ' ॥੨੩੨॥ 


ਅਬਿ ਤੋਂ ਮਾਨਤਿ ਸਿੱਖ ਏਕ, 
ਫਿਰ ਸਬਿ ਜਗ ਮਾਨੈ। 

ਪੂਜ ਜਗਤ ਕੇ ਬਨੇ ਰਹੋ, 
ਤੁਮ ਪੀਰ ਮਹਾਨੈ। 

ਪਢੈਂ ਆਪ ਜੇ ਕਲਮਾ, 
ਹਿੰਦੂ ਸਬਿ ਪਢੈਂ। 

ਹੋ ਏਕ ਦੀਨ ਸਬਿ ਭਵੈ', 


ਮੁਹੱਬਤਿ ਅਤਿ ਬਢੈ ॥ ੩੩॥ 


ਹਿੰਦੂ ਮਤ ਅਤਿ ਕੱਚਾ, 
ਕੂਰ ਕੁਫਾਰ ਹੈ'। 


ਗਏ) (ਸੰਪਾ=ਸੰਪਾਤੀ-ਸੂਰਜ ਦੇ ਰਥ ਦਾ ਰਥਵਾਹੀ। ) 


'ਸਮੁੰਦਰ ਦੇ ਕਿਨਾਰੇ ਤੱਕ ਧਰਤੀ ਜਿੱਤ ਕੇ ਨਿੱਡਰ ਹੋ 
ਗਿਆ। 

ਵੈਰੀ ਤੋਂ ਬਿਨਾਂ। 

'ਬੇ-ਇਨਸਾਫ਼ ਹੋ ਗਿਆ ਹੈ। 

'ਦੁਖੀ ਕਰਨ। 


ਇਹ ਦਾਅਵਾ ਕਿ ਮੈਂ ਹੀ ਖ਼ੁਦਾ ਹਾਂ। 
'ਜਿਵੇਂ ਈਰਾਨ ਦੇ ਬਹਮਣ ਨਾਮ ਦੇ ਬਾਦਸ਼ਾਹ ਨੇ (ਖ਼ੁਦਾ 
ਬਣਨ ਦਾ) ਬਹੁਤਾ (ਦਾਅਵਾ ਚੁੱਕਿਆ ਸੀ।) 


'ਸੁੰਦਰ। 


'ਝੁਠਾ ਤੇ (ਕੁਫਰ) ਨਾਸਤਕ ਹੈ, (ਕੁਫਾਰ=ਕਾਫਰ ਦਾ ਬਹੁ- 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਿਸ ਸ਼ੈਤਾਨ ਚਲਾਯੋ, 
ਮਹਾਂ ਗੁਬਾਰ ਹੈ'। 

ਮਾਨ ਰਖੇ ਬਹੁ ਰੱਬ, 

ਨ ਇਕ ਕੋ ਜਾਨ ਹੈਂ। 

ਹੋ ਪਾਨੀ ਪੱਥਰ ਆਤਸ਼', 
ਪੂਜਾ ਠਾਨ ਹੈਂ' ॥੩੪॥ 
ਮਾਲਕ ਖਾਲਕ ਪਾਲਕ, 
ਏਕ ਨ ਧਿਆਇ ਹੈਂ। 
ਯਾਹੀ ਤੈ ਸਭਿ ਹਿੰਦੂ, 
ਦੋਜ਼ਖ ਜਾਇ ਹੈਂ। 

ਹਮ ਕੋ ਆਵਤਿ ਰਹਿਮ, 
ਚਹਿਤਿ ਬਚਾਵਨੋ। 

ਹੋਂ ਕਰਿਹੋਂ ਮੈਂ ਉਪਕਾਰ, 
ਏਹੁ ਅਮਾਵਨੋ' ॥੨੫॥ 
ਜ਼ਰ ਜ਼ੋਰੂ ਜ਼ਾਮੀਨ', 
ਜਗ੍ਹਾ ਮੈਂ ਦੇਤ ਹੋਂ। 

ਆਦਮ ਜਾਤਿ ਬਿਰਾਦਰ', 
ਅਪਨ ਲਖੇਤ ਹੋਂ”। 

ਇਸ ਸਮ ਪੁੰਨ ਸਵਾਬ', 
ਔਰ ਨਹਿੰ ਹੋਰਿਹੌਂ'। 

ਹੋਂ ਪਭ ਤੈ ਬੇਮੁਖ ਜੀਵਹਿਂ', 
ਪਰ੍ਭ ਦਿਸ ਪੇਰਿਹੇਂ ॥੩੬॥ 
ਆਪ ਪੀਰ ਜਬਿ, ਏਸ 
ਦੀਨ ਮੈਂ ਆਇ ਹੈਂ। 
ਲਾਖੋਂ ਕਾਫਰ' ਖੁਦ ਹੀ, 
ਕੁਫਰ! ਤਜਾਇ ਹੈਂ। 
ਮੋਮਨ ਬਨਿ, ਸੁਖ ਦੀਨ 
ਦੁਨੀ ਕੇ ਭੋਗ ਹੈਂ। 

ਹੋ ਇਹੁ ਉਪਕਾਰ ਤੁਮਾਰਾ, 


1121 





1122 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁੰਨ ਬਡ ਹੋਗ ਹੈ ॥੩੭॥ 
ਕਹਸੋ ਗੁਰੂ ਜਯੋਂ ਮਰਜ਼ੀ 
ਰਬ ਕੀ ਹੈ ਤਿਮੈਂ। 

ਤਿਸ ਪਰ ਕਾਯਮ ਰਹਨਾ, 
ਚਹੀਏ ਹਮ ਤੁਮੈਂ। 

ਹੁਕਮ ਖੁਦਾ ਕਾ ਮੰਨਨ 
ਸਮ, ਨਹਿਂ ਬੰਦਗੀ। 

ਹੋ ਹੁਕਮ ਅਦੂਲੀ' ਸਮ, 
ਨ ਔਰ ਸ਼ਰਮਿੰਦਗੀ ॥ ੩੮॥ 
ਸਾਹਿਬ ਸਬਿ ਕੋ ਜੈਸੇ 
ਪੈਦਾ ਕਰਤ ਹੈ। 

ਤਿਸ ਪਰ ਔਰ ਬਨਾਵਟ 
ਕਰਨ ਅਨਰਥ ਹੈ'। 

ਜੇ ਖੁਦਾਇ ਕੋ ਤੁਰਕ 
ਕਰਨ ਮਨਜ਼ੂਰ ਹੈਹੈ। 

ਹੋ ਲਿੰਗ ਕਟੇ ਹੀ ਪੈਦਾ 

ਤੌ ਜ਼ਾਰੂਰ ਹੈਂ ॥੩੯॥ 
ਤੁਰਕ ਭਿਸ਼ਤ ਕੋ ਜਾਵਤਿ, 
ਹਿੰਦੂ ਦੋਜ਼ਖੈਂ। 
ਮਾਨਨੋ ਫੂਲ ਥੈ'। 

ਨਰਕ ਸੁਰਗ ਰੂਹ ਜਾਤਿ, 
ਅਮਲ' ਅਨੁਸਾਰ ਹੈ। 

ਹੋ ਪ੍ਰਭ ਕੇ ਹਿੰਦੂ ਤੁਰਕ 

ਨ ਕੋਇ ਵਿਚਾਰ ਹੈ ॥੪੦॥ 
ਤੁਮ ਜੁ ਕਹਯੋ ਉਪਕਾਰ 
ਕਰਤਿ ਹੈਂ ਮੈਂ ਘਨਾ। 
ਇਹੁ ਤੋ ਮਤਸਰ' ਹਿਰਸ”, 
ਦੁਖਦ ਬਹੁ ਜਗਿ ਬਨਾ। 
ਅਰੁ ਜੋ ਦੁਹਿ ਤੈ ਏਕ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਨਾਨਾ ਤੂੰ ਚਹੇਂ। 

ਹੋਂ ਸਾਹਿਬ ਚਹਿਤਿ ਕਰਯੋ, 
ਦੋਇ ਤੈ ਤ੍ਰੈ ਅਹੇ ॥੪੧॥ 
ਕਹਸੋ ਨੁਰੰਗੇ ਤੀਨ ਭਵੈ 
ਕਿਮ ਲਖੈਂ ਹਮ। 
ਸਤਿਗੁਰ ਭਾਖਯੋ ਪੁਤਯਾਵੋਂ, 
ਇਹੁ ਕਰੋ ਕੰਮ। 
ਮਿਰਚ ਪਾਂਚ ਪਾ ਕਾਲੀ 
ਅਬੈ ਫੁਕਾਈਐ। 

ਹੋਂ ਪਰਚਾ! ਮਿਲ ਹੈ ਤੁਮੈਂ, 
ਤੁ ਫੇਰ ਕਮਾਈਐ ॥੪੨॥ 
ਮਾਨ ਨੁਰੰਗੇ ਮ੍ਰਿਚ 
ਮੰਗਾਇ ਫੁਕਾ ਦਹੀ'। 
ਛਾਣੀ ਮਸਲੀ ਖਾਕ', 
ਤੀਨ ਸਾਬਤ ਰਹੀ। 

ਏਹੁ ਮਸਾਲ ਕੁਇ'। 

ਹੋ ਕਹਯੋ ਗੁਰੂ ਜੁਗ ਆਗੇ', 
ਤੀਸਰ ਅਬੈ ਹੁਇ ॥੪੩॥ 
ਪੁਨ ਨੁਰੰਗ ਨੇ ਗੁਰ ਕੋ, 
ਕਾਰਾ-ਗੁਹਿ' ਪਠਯੋ। 
ਮੇਲਿ' ਮੌਲਵੀ ਕਾਜ਼ੀ, 
ਮਸਲਾ ਇਹੁ ਠਟਯੋ'। 
ਬਿਨ ਭੈ ਦੀਏ ਕਸ਼ਟ, 
ਸ਼ਰ੍ਹਾ ਇਹੁ ਨ ਮੰਨੈ। 

ਹੋ ਸ਼ਰ੍ਹਾ ਫਾਂਸਿ ਮੈਂ ਬੰਧੇ, 
ਅੰਧੇ ਕਿਆ ਗਨੈਂ ॥੪੪॥ 
ਇਤ ਜਬਿ ਸਿੱਖਨਿ ਸੁਨਯੋ, 
ਅਏ ਹੈਂ ਗੁਰੁ ਇਹਾਂ। 
ਦਰਸ਼ਨ ਹਿਤ ਅਕੁਲਾਹਿ', 


'ਸਾੜ ਫੂਕ ਦਿੱਤੀਆਂ। 
'ਮਲ ਕੇ ਸੁਆਹ ਛਾਣੀ। 


'ਇਹ ਕੀ ਦ੍ਰਿਸ਼ਟਾਂਤ ਹੈ। 


'ਅੱਗੇ ਦੋ (ਮਜ਼ਹਬ) ਹਨ। 


1123 





1124 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪ੍ਰੇਮ ਉਮਕਯੋ' ਮਹਾਂ। 

ਯਾਦ ਗੁਰ ਕੋ ਕਰਜੋ। 

ਹੋ ਬਿਨਾ ਛਕਾਏ ਛਕੋਂ ਨਾਹਿਂ, 
ਇਹੁ ਪੁਣ ਧਰਯੋ ॥ ੪੫॥ 
ਅਤੀ ਪ੍ਰੇਮ ਪਿਖਿ ਸਿੱਖ 


ਲਖਜੋ ਗੁਰ ਕੋ ਖਰਾ' ॥ ੪੬॥ 

ਔਰ ਸਿੱਖ ਬਹੁ ਸਾਦਿਕ', 

ਸੁਨਿ ਤਹਿ ਹੀ ਅਏ। 

ਸਹ ਪਰਵਾਰ ਵਿਚਾਰਿ, 

ਇਕੱਠੇ ਸਬਿ ਹੁਏ। 

ਸਬਿ ਨੇ ਦਰਸ਼ਨ ਪਾਏ, 

ਅਤਿ ਮਨਿ ਮੋਦ ਹੂ। 

ਹੋ ਬਢਯੋ ਪ੍ਰੇਮ ਰੋਮਾਂਚ' 'ਰੋਮ ਖੜੇ ਹੋ ਗਏ। 

ਚਲਜੋ ਪ੍ਰਮੋਦ ਹੈ ॥੪੭॥ 'ਬਹੁਤ ਅਨੰਦ ਹੋ ਕੇ। 

ਸਸਿ ਚਕੋਰ ਜਯੋਂ ਇਕ ਟਕ, 

ਦਰਸਤਿ ਪਰਮ ਪਗ'। ਸ੍ਰੇਸ਼ਟ ਚਰਨ। 

ਮਨੋ ਰੰਕ ਨਿਧਿ ਲੁਟਤਿ', 'ਜਾਣੋ ਕੰਗਾਲ ਖ਼ਜ਼ਾਨਾ ਲੁਟਦੇ ਹਨ। 
ਘੁਟਤਿ ਅਮੀ ਲਗਿ'। 'ਨੇੜੇ ਹੋ ਕੇ ਅੰਮ੍ਰਿਤ ਦੀਆਂ ਘੁੱਟਾਂ ਭਰਦੇ ਹਨ। 
ਨੌਰੰਗੇ ਕੋ ਨਿੰਦਤਿ, 

ਬਿੰਦਤਿ' ਸਤਿਗੁਰੈਂ। 'ਉਸਤਤ ਕਰਦੇ ਹਨ। 

ਹੋ ਚਰਨਾਂਮਿਰਿਤ ਉਪਦੇਸ਼, 

ਧਰਯੋ ਲੈ ਦਿਢ ਉਰੈਂ! ॥ ੪੮॥ 'ਪੱਕਾ ਉਪਦੇਸ਼ ਲੈ ਕੇ ਹਿਰਦੇ ਵਿੱਚ ਧਾਰਿਆ। 
ਭੋਜਨ ਬਿਬਿਧਿ' ਛਕਾਇ 'ਅਨੇਕ ਤਰ੍ਹਾਂ ਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1125 


ਪਲਾੰਘਿ ਪੌਢਾਇ ਕੈ'। 

ਕੀਨ ਸੇਵ ਸਤਿਸੰਗ, 
ਰੰਗ' ਮਨਿ ਲਾਯ ਕੈ। 

ਹੋਇ ਬਿਦਾ ਪੁਨ ਆਏ, 
ਕਾਰਾ-ਗੂਹਿ' ਗੁਰੂ। 

ਹੋ ਬਹੁ ਸਿੱਖਨਿ ਘਰ ਐਸ, 
ਰਖਯੋ ਬਹੁ ਦਿਨ ਸ਼ੁਰੂ ॥ ੪੯ ॥ 
ਇਕ ਦਿਨ ਕਾਜੀ ਪਾਜੀ', 
ਪਿਖ ਕੈ ਜਾ ਕਹਯੋ। 
ਸਿੱਖਨ ਕੈ ਘਰ ਗੁਰੂ, 
ਜ਼ਯਾਫਤੈਂ! ਖਾ ਰਹਯੋ। 

ਸ਼ਾਹਿ ਦਰਯਾਫਤ ਹੇਤ', 
ਪਠਜਯੋ ਉਮਰਾਵ ਇਕ। 

ਹੋਂ ਕੈਦ ਵੀਚ ਇਕ ਪਿਖੇ, 
ਦੁਤੀ ਬਪੁ' ਧਾਮ ਸਿਖਿ ॥੫੦॥ 


ਪੇਖ ਰਹੇ ਹੈਰਾਨ, 

ਜਾਨ ਮਨ ਮਾਨ ਲਿਯ। 

ਨਿਜ ਸ਼ਕਤੀ ਬਲ ਹੇਤ 
ਸਿਖਨਿ' ਬਹੁ ਰੂਪ ਕਿਯ। 
ਸ਼ਾਹਿ ਪਾਸ ਪੁਨ ਖਾਸ', 
ਜਾਇ ਵਹਿ ਯੌਂ ਬਕੇ'। 

ਹੋਂ ਹਮਰੀ ਅਕਲ ਨ ਚਰਿਤ' 


ਪੀਰ ਕੇ ਲਖ ਸਕੇ ॥੫੧॥ 

ਇਸੀ ਤੌਰ ਨਿੱਤ ਜਮਨਾ 

ਨਾਵਣ ਜਾਵਹੀਂ। 

ਨਿਗਮ ਬੋਧ' ਪਰ ਘਾਟ 'ਜਮਨਾ ਨਦੀ ਦੇ ਇਕ ਪੁਸਿੱਧ ਘਾਟ ਦਾ ਨਾਮ। 
ਲੋਗ ਦਰਸਾਵਹੀਂ। 

ਚੁਗਲ ਉਗਲ ਹੈਂ! ਚੁਗਲੀ, 'ਕਰਦੇ ਹਨ। 

ਦੁਗਲੀ ਕੇ' ਘਨੇ। ਦੋਗਲੀ ਦੇ, ਹਰਾਮਣ ਦੇ। 

ਹੋਂ ਸੁਨਿ ਨੌਰੰਗ ਕੁਰੰਗ 





1126 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੁ ਨੌਰੰਗ ਕੋ ਬਨੇ' ॥੫੨॥ 
ਬੰਦੀ ਖਾਨੇ ਕੇਰ 
ਅਫਸਰੈਂ ਬੋਲ ਕੈ'। 

ਤੰਗ ਹੋਇ ਬਹੁ ਤਾੜੇ 

ਬੋਲ ਕੁਬੋਲ ਕੈ। 

ਕਹੇ ਪੀਰ ਕੋ ਕ੍ਯੋੱ 

ਤੁਮ ਨਿਕਸਨ ਦੇਤ ਹੋ। 

ਹੋਂ ਵਹਿ ਭਾਖੇ' ਹਮ ਰਾਖੀ 
ਰਖਤਿ ਸੁਚੇਤ ਹੋ ॥ ੫੩ ॥ 
ਕਬੀ ਨਾ ਨਿਕਸਨ ਦਏ 
ਗਏ ਨਾ ਸੋ ਕਹੀਂ। 

ਜੇ ਅਜ਼ਮਤ ਬਲ ਜਾਵਤਿ 
ਹੈ ਹੈਂ ਤੋਂ ਸਹੀ। 

ਫਿਰ ਹਮ ਕਿਮ ਤੁਮ ਕਹੋ 
ਰੋਕਨੇ ਸਕਤ ਹੈਂ] 

ਹੋ ਹਮ ਵਜੂਦ' ਉਨਿ ਕੇਰ 
ਰਹਿਤ ਸਦ ਤਕਤਿ ਹੈਂ ॥੫੪॥ 
ਹਮ ਨੇ ਭੀ ਬਹੁ ਪੀਰ 
ਫਕੀਰ ਨਿਹਰੇ ਹੈਂ”। 

ਇਨ ਕੇ ਸਮ ਨਹਿੰ ਔਰ 
ਕੋਇ ਦਿਖ ਪਰੇ ਹੈਂ। 
ਪੀਰਨ ਸਿਰ ਹੈਂ ਪੀਰ 

ਏਹੁ ਹਮ ਜਾਨਿ ਹੈਂ। 

ਹੋਂ ਸਿਰੜ! ਨ ਤਜ ਹੈਂ ਅਪਨਾ 
ਸਿਰ ਪਰ ਹਾਨ ਹੈਂ! ॥੫੫॥ 
ਥਿਰੇ ਤਹਿ ਰਹਿਤ ਹੈਂ। 
ਖਾਨ ਪਾਨ ਪਹਿਰਾਨ' 

ਕਛੂ ਨਹਿੰ ਲਹਤ ਹੈਂ। 

ਲਗੀ ਸਮਾਧੀ ਰਹਿਤ, 


'ਜੋ ਨੁਰੰਗੇ ਦੇ-ਨਵੇਂਰੰਗ ਦਾ ਖੋਟਾਰੰਗ ਬਣ ਗਿਆ। 


'ਜੇਹਲ ਖ਼ਾਨੇ ਦੇ ਅਫ਼ਸਰਾਂ ਨੂੰ ਬੁਲਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1127 


ਆਠ ਹੀ ਪਹਰ ਹੈ। 

ਹੋਂ ਸੋਵਤਿ ਉਠਤਿ ਨ ਜਾਤਿ, 
ਸਦਾ ਹੀ ਤਹਿਂ ਰਹੈਂ ॥੫੬॥ 
ਮੁਖ ਪਰ ਮਹਾਂ। 

ਬਰਸਤ ਸਰਸਤ' ਚਾਂਦ 
ਸੂਰ ਭੀ ਹੈ ਕਹਾਂ। 

ਬਾਨੀ ਸਾਨੀ ਅਮੀ' ਜੁ 
ਅਧਿਕ ਉਦਾਰ ਹੈ। 

ਹੋ ਤਾਰਕ ਦੁਨੀਆਂ, ਕਰਤਿ 
ਚਿੱਤ ਕੋ ਢਾਰ ਹੈ' ॥੫੭॥ 
ਕੈਦੀ ਘਨੇ ਸਿਪਾਹੀ 

ਵਾਹੀ' ਸਿਖਤਿ ਹੈਂ। 

ਦੁੱਖ ਰੂਪ ਜੱਗ ਮਿੱਥਯਾ, 

ਤਾਂ ਤੈ ਦਿਖਤਿ ਹੈਂ। 

ਕੌਨ ਧਰਿ ਜਾਤ ਹੈ। 

ਹੋਂ ਭਾਂਤਿ ਅਨਿਕ ਮਿਠਜਾਈ 
ਮੇਵੇ ਜਾਤਿ ਹੈ! ॥੫੮॥ 
ਲੋਗਨ ਕੋ ਸਥਿ ਦੇਤਿ, 

ਆਪ ਨਹਿ ਖਾਤਿ ਹੈਂ] 
ਜੀਵਤਿ ਕਾਂਹਿ ਅਧਾਰ' 

ਸੁ ਨਾਹਿੰ ਲਖਾਤਿ ਹੈੱ”। 
ਸੁਨਿ ਨੌਰੰਗ ਨੇ ਭਾਖ੍ਯੋ, 
ਕਹਿਹੋ ਤੁਮ ਸਹੀ। 

ਹੋਂ ਪੀਰ ਫਕੀਰ ਗੰਭੀਰ, 
ਲਖੇ ਹਮ ਭੀ ਸਹੀ ॥ ੫੯ ॥ 
ਸਾਬਰ' ਸਾਦਕ” ਆਮਲ” 'ਸੰਤੋਖੀ। “ਸਿਦਕ (ਭਰੋਸੇ) ਵਾਲੇ। “ਕਰਨੀ ਵਾਲੇ। 
ਜ਼ਾਹਦ' ਇਹੁ ਵਲੀ”। 'ਰੱਬ ਦੇ ਖੋਜੀ। “ਕਰਾਮਾਤੀ। 
ਜਾਨਤ ਹੈਂ ਹਮ ਠੀਕ, 





1128 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੈ ਤਜਨੋਂ ਨਹਿਂ ਭਲੀ। 
ਮਸਲਤ' ਕਾਜ਼ੀ ਮੋਲਵੀਓਂ 
ਸੈਂ ਫਿਰ ਕਰੀ। 

ਹੋ ਨਿਜ ਢਿਗ ਗੁਰੈਂ ਬੁਲਾਇ, 
ਭਾਇ ਧਰਿ ਯੌਂ ਰਰੀ' ॥੬੦॥ 
ਲੋਗਨ ਕੋ ਕਰਮਾਤ, 

ਬਖਯਾਤ ਦਿਖਾਤ ਹੋ। 

ਕਰਿ ਜਮਨਾ ਇਸ਼ਨਾਨ, 
ਸਿੱਖਨਿ ਘਰ ਖਾਤ ਹੋ। 


ਹੋ ਅਰ ਨਿਜ ਬਾਨੀ ਕੁਛ, 
ਨਿਜ ਮੁਖੋਂ ਸੁਨਾਈਏ ॥੬੧॥ 
ਸਮ ਦਰਸੀ ਤੁਮ, ਬ੍ਰਹਮ 
ਗਯਾਨੀ ਸੰਤ ਹੋ। 


ਔਰ ਸ਼ਰ੍ਹਾ ਤੁਮ ਸਾਰੀ, 
ਚਾਹੋ ਨ ਗਹੋ। 

ਕਲਮਾ ਪਢਿ ਹਮ ਭਏ ਤੁਰਕ, 
ਇਕ ਬਿਰ' ਕਹੋ। 

ਫੇਰ ਹਮਾਰੀ ਤਰਫੋਂ', 

ਤੁਮੈ ਰਸੀਦ ਹੈ'। 

ਹੋਂ ਭਏ ਪੀਰ ਤੁਮ ਹਮਰੇ, 

ਹਮ ਮੁਰੀਦ ਹੈਂ ॥੬੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1129 


ਇਤਕ ਤੁਮ ਰਾਖ ਦਿਉ। 

ਫੇਰ ਲਿਖਾਇ ਲਿਉ। 

ਕਹਸੋ ਗੁਰੂ, ਤੁਮ ਸਾਚ 

ਕਹੀ ਸਬ ਬਾਤ ਹੈ। 

ਹੋ ਹਮ ਕੋ ਹਿੰਦੂ ਤੁਰਕ 

ਨ ਦੋਇ ਦਿਖਾਤ ਹੈਂ ॥੬੪॥ 

ਸਮ ਦਰਸੀ ਸਮ ਸਾਹਿਬ', 'ਪ੍ਰਮੇਸ਼ਰ ਵਾਂਗ ਇੱਕੋ ਜਿਹਾ ਦੇਖਣ ਵਾਲੇ। 
ਸੰਤ ਰਹਾਹਿ ਹੈਂ। 

ਤਨ ਪਰ ਔਰ ਬਨਾਵਟ, 

ਕਰਨ ਨ ਚ਼ਾਹਿ ਹੈਂ। 

ਜਗੀਰ ਜਹਾਨ ਜੋ। 

ਮਜ਼ਬ ਮਹਾਨ ਜੋ ॥੬੫॥ 

ਰੈਹੈ ਅੱਠੀਏ'। 

ਸਿਦਕ ਇਮਾਨ ਜੁਰੈ ਹੈ, 

ਲੱਖ ਸੁ ਵੱਟੀਏ। 

ਆਪ ਕਹਜੋ ਜੋ ਕਲਮਾ 

ਇਕ ਹੀ ਤੁਮ ਪਢੋਂ। 

ਜੈਸਾ ਕੁਸ਼ਟੀ ਥੋੜਾ, 

ਤੈਸਾ ਹੈ ਬਡੋ ॥੬੬॥ 

ਮੈਲ ਛੀਂਟਾ' ਏਕ ਪਰੈ, ਮੈਲੇ ਦੀ ਛਿੱਟ। 
ਤਸ ਚਾਰ ਹੈ'। 'ਤੈਸੀਆਂ ਹੀ ਚਾਰ ਛਿੱਟਾਂ ਹਨ। 


ਹੋ ਚੋਲਾ ਭਯੋ ਪਲੀਤ', 
ਤੱਮ ਕਿਆ ਤਾਰ ਹੈ'। 
ਲਖਜੋ' ਨੁਰੰਗ, ਨ ਤੰਗ 
ਕਰੇ ਬਿਨੁ ਮਾਨ ਹੈ'। 
ਪੰਡਿਤ ਖਾਨੇ ਪਠੇ', 


'ਅਪਵਿੱਤ੍ਰ। 

'ਬਹੁਤਾ ਹੋ ਗਿਆ ਜਾਂ ਥੋੜ੍ਹਾ ਕੀ (ਫ਼ਰਕ) ਹੈ। 

'ਜਾਣਿਆ। 

ਨਹੀਂ ਮੰਨਦੇ। 

'ਜਿੱਥੇ ਪੰਡਤਾਂ ਦੇ ਜਨੇਊ ਲਾਹੁੰਦੇ ਤੇ ਦੁੱਖ ਦਿੰਦੇ ਸਨ ਉਥੇ 





1130 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਠਟੇ ਦੁਖ ਦਾਨ ਹੈ' ॥੬੭॥ 
ਜਮਾਂਦਾਰ ਸਿਪਾਹੀ 
ਜ਼ਾਲਮ ਪਠੇ ਅਤਿ। 

ਹੋ ਬਾਵਨ ਢਿਗ ਤਰੁ ਕੌਨ 
ਸੁਵਾਸਨ ਹੋਇ ਮਤਿ'। 


ਕਾਰਾ ਗੁਹਿ ਪੈ ਇਕ ਦਿਨ, 
ਸਹਿਜੇ ਗੁਰ ਚਢੇ। 

ਤੁਰਕ ਪੇਖਿ ਰਿਸ ਮਾਨਿ, 
ਸ਼ਾਹਿ ਪੈ ਜਾ ਖਢੇ ॥੬੮॥ 
ਪੀਰ ਹਿੰਦੁ ਕਾ ਬੁਰਾ ਕਰਤ, 
ਹਮ ਲੇਖ ਹੈੱ”। 

ਹੋ ਚਢਯੋ ਮਹਿਲ ਪੈ, ਸਤਰ' 
ਹਮਾਰੇ ਪੇਖ ਹੈਂ। 

ਇਹੁ ਸੁਨਿ ਪੁਨ ਨੌਰੰਗ, 


ਕਦਮ ਤੁਹਿ ਭਾਯੋ' ॥੬੯॥ 


ਪੀਰ ਫਕੀਰ ਅਮੀਰਨਿ, 
ਰੀਤੀ ਇਹੁ ਨਹੀ। 

ਹੋਂ ਤਿਯ ਪਿਖ ਸਤਰਨ ਖਾਸ 
ਕਰਨ ਕੀ ਤੁਮ ਗਹੀ'। 


ਕਹਸੋ ਗੁਰੂ ਹਮ ਸਤਰ' 

ਨ ਕਾਹੂੰ ਪਿਖਤਿ ਥੇ। 

ਪੜਦੇ ਫਾਸ਼ ਕਰਨ ਵਾਰੇ ਕੋ' 
ਦਿਖਤਿ ਥੇ ॥੭੦॥ 
ਟੋਪੀ ਵਾਰੋ ਗੋਰ ਵਰਨ" 


'ਚੰਦਨ ਦੇ ਕੋਲ ਕਿਹੜਾ ਬ੍ਰਿੱਛ ਹੈ ਜੋ ਚੰਗੀ ਵਾਸ਼ਨਾ ਵਾਲਾ 
ਨਹੀਂ ਹੁੰਦਾ? 


'ਮਹਲ ਉੱਤੇ ਉਤਸ਼ਵ ਨਾਲ ਚਰਨ ਰੱਖਣਾ ਤੁਹਾਨੂੰ ਚੰਗਾ 
ਲੱਗਾ ਹੈ। 


'ਖ਼ਾਸ ਪੜਦਿਆਂ ('ਚ ਰਹਿਣ ਵਾਲੀਆਂ ਇਸਤ੍ਰੀਆਂ ਨੂੰ) 
ਦੇਖਣ ਕਰਨ ਦੀ (ਰੀਤ) ਜੇ ਤੁਸਾਂ ਪਕੜੀ ਹੈ। 
'ਪੜਦਾ। 


'ਪੜਦੇ ਪਾੜਨ ਵਾਲੇ ਨੂੰ। 
“ਟੋਪੀ ਵਾਲੇ ਦੇ ਆਉਣ ਦੀ ਇਹ ਗੱਲ ਅੰਗ੍ਰੇਜ਼ਾਂ ਵਲੋਂ ਸਿੱਖ 


ਇਤਿਹਾਸ ਵਿੱਚ ਪੁਆਈ ਗਈ ਸਮਝਣੀ ਚਾਹੀਦੀ ਹੈ। ਇਸ 
ਤਰ੍ਹਾਂ ਉਹ ਆਪਣੇ ਰਾਜ ਨੂੰ ਗੁਰੂ ਸਾਹਿਬ ਦੇ ਬਚਨਾਂ ਅਨੁਸਾਰ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [੬] 


ਕਰਿ ਰਣ ਪੀਨ ਹੈ' ॥ ੭੧॥ 
ਈਂਟ ਈਂਟ ਸੈ ਭੇੜੈਂ, 
ਦਿੱਲੀ ਕੀ ਅਤੈ। 

ਹੋਂ ਸੰਤਤਿ ਤੁਮਰੀ ਤਈਂ, 
ਹਕੂਮਤ ਯੁਤ ਹਤੈ। 

ਇਹੁ ਸੁਨਿ ਪੁਨ ਰਿਸ' ਪਾਪੀ, 
ਕਹਯੋ ਸੁਨੀਜੀਏ। 


ਨਹੀ ਤੋ ਹੋਨਾ ਕਤਲ, 

ਮਾਨ ਅਬਿ ਲੀਜੀਏ ॥ ੭੨॥ 
ਕਰਾਮਾਤ ਕੈ ਦੇਹੁ, 

ਕਿ ਦੀਨ' ਮਨੀਜੀਏ। 
ਕਰਨ ਤਜ ਦੀਜੀਏ। 
ਕਹਸੋ ਗੁਰੂ ਮੈਂ ਦੀਨ, 

ਪ੍ਰਭੂ ਕਾ ਇਕ ਲਹਜੋ। 

ਔਰ ਬਨਾਵਟ ਕਬੀ 

ਨਾ ਕਰਹੋਂ ਮਤਿ ਕਹਯੋ' ॥ ੭੩॥ 
ਏਕ ਦੀਨ ਨਹਿੰ ਹ੍ਹੈ ਹੈ, 

ਕਿਉ ਤੁਮ ਪਚਿਤ ਹੋ'। 

ਹੋ ਸਤਰ ਪਿਖਿਨਿ ਕੇ, ਕਿਉ 
ਇਲਜ਼ਾਮ ਸੁ ਰਚਿਤ ਹੋ'। 
ਕਰਾਮਾਤ ਹੈ ਕਹਿਰ' ਜਹਿਰ”, 


ਰਾਜ ਦੀ ਵਿਰੋਧਤਾ ਬੰਦ ਕਰਨਾ ਚਾਹੁੰਦੇ ਸਨ। 
ਗੋਰੇ ਰੰਗ ਵਾਲਾ (ਅੰਗ੍ਰੇਜ਼) ਸਮੁੰਦਰ ਪਾਰ ਤੋਂ। 


ਕੌਮ (ਸਿੱਖ)। 


(ਮੁੜ ਕੇ) ਨ ਕਿਹਾ ਜੇ। 
'ਖਪਦੇ ਹੋ। 


'ਦੋਸ਼ ਚੰਗੀ ਤਰ੍ਹਾਂ ਘੜਦੇ ਹੋ। 
'ਉਪੱਦੂਵ। “ਦੁਖਦਾਈ। 





1132 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਯੋਂ ਚਹਿਤ ਤੁਮ। 

ਅਪਨੇ ਬਡਿਅਨ ਕੇਰ, 

ਪਾਲ ਹੈਂ ਬਚਨ ਹਮ ॥ ੭੪॥ 
ਭੰਗ ਬਦਲਿ' ਸਤ ਸ਼ਾਹੀ, 
ਬਾਬਰ ਕੋ ਦਈ। 

ਹੋਂ ਸਾਤ ਸੀਸ ਦੈ ਸੋ, 
ਬਦਲਾਨੀ ਫਿਰ ਪਈ। 

ਏਕ ਪੁਸ਼ਤ' ਤੁਵ ਪੀਛੇ, 
ਸ਼ਾਹੀ ਔਰ ਰਹਿ। 

ਫੇਰ ਰੌਰ ਰਹਿ ਗੌਰ', 

ਗੌਰ ਮੁਖ ਆਇ ਲਹਿ ॥ ੭੫॥ 
ਚ਼ੁਸਤ' ਪੁਸ਼ਤ ਦੋ ਬਾਦ, 
ਸੁਸਤ ਪੁਨ ਸੋ ਭਵੈ'। 

ਹੋ ਫਿਰ ਸਿਰਦਾਰੀ ਪੂਤ 
ਪੰਚ-ਮੁਖ ਹੀ ਲਵੈਂ”। 


ਕਰਾਮਾਤ ਹਮ ਦੈਹਂ ਨ 
ਗੈਹ' ਨ ਦੀਨ ਤੁਵ'। 


ਛਿਨਿ ਭੰਗਰਿ ਤਨ ਮਿੱਥ੍ਯਾ 
ਤਜਿ, ਜਸਿ ਭਰੈਂ ਭੁਵ' ॥੭੬॥ 


ਆਤਮ ਕਾਟਯੋ ਕਟੈ ਨ, 
ਮਰੈ ਨ ਜਰੈ ਸੋ। 

ਹੋ ਤਨ ਸਬੰਧ ਮਮ ਐਸਾ, 
ਜਯੋਂ ਨਰ ਘਰੈ ਸੋ”। 

ਬਾਤ ਏਹੁ ਸੁਨਿ, ਕਹ੍ਯੋ 
ਨੁਰੰਗੇ ਫੇਰ ਹੈ। 

ਸੁਨੋ ਪੀਰ ਜੀ ਬਾਤ, 
ਸਾਤ' ਹਮ ਕੇਰ ਹੈ ॥ ੭੭॥ 


'ਪੀੜ੍ਹੀ। 


'ਬਹੁਤਾਰੌਲਾ। 

'ਗੋਰੇ ਮੂੰਹਾਂ ਵਾਲੇ (ਅੰਗ੍ੇਜ਼)। 
'(ਅੰਗ੍ੇਜ਼ਾਂ ਦੀ) ਹੁਸ਼ਿਆਰੀ (ਚਾਲਾਕੀ)। 
ਹੋਂ ਜਾਵੇਗੀ। 


'ਫੇਰ ਪਾਤਸ਼ਾਹੀ ਸ਼ੇਰਾਂ ਦੇ ਪੁੱਤਰ ਸਿੰਘ ਹੀ ਲੈਣਗੇ। (ਪੰਚ 
ਮੁਖ- ਪੰਜਾਂ ਮੂੰਹਾਂ (ਚਾਰੇ ਪੰਜੇ ਤੇ ਇਕ ਮੂੰਹ) ਵਾਲਾ ਸ਼ੇਰ। 


'ਅਸੀਂ ਕਰਾਮਾਤ ਨਹੀਂ ਦੇਵਾਂਗੇ ਭਾਵ ਨਹੀਂ ਦਿਖਾਵਾਂਗੇ ਅਤੇ 
ਨਾ ਹੀ ਤੇਰਾ ਦੀਨ (ਇਸਲਾਮ) ਗੁਹਣ ਕਰਾਂਗੇ ਭਾਵ 
ਧਾਰਾਂਗੇ। 


'ਇਕ ਛਿਨ ਵਿੱਚ ਨਾਸ ਹੋ ਜਾਣ ਵਾਲਾ ਝੂਠਾ ਸ਼ਰੀਰ ਤਿਆਗ 
ਕੇ ਜੱਸ ਨਾਲ ਧਰਤੀ ਭਰ ਦਿਆਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਨ ਸੰਗ ਜਹਾਨ, 

ਇਮਾਨ ਗਿਆਨ ਹੈ। 

ਹੋਂ ਸੋ ਤੁਮ ਕਾਹੇ ਕਰਤਿ, 

ਬਯਰਥ ਪ੍ਰਹਾਨ ਹੈ'। ।(ਜਾਨ ਨੂੰ) ਬਿਅਰਥ ਨਾਸ ਕਰਦੇ ਹੋ। 


ਮਜ਼ਬ ਹਮਾਰਾ ਅਜਬ, 
ਆਪ ਜਬਿ ਧਾਰ ਹੋ। 
ਤੁਰਕ ਕਰਿ ਡਾਰ ਹੋਂ ॥। ੭੮॥ 
ਕਰੋਂ ਮੁਰੀਦ ਤੁਮਾਰੋ, 

ਸਬਿ ਹੀ ਦੇਸ ਮੈਂ। 

ਹੋ ਖਾਦਮ ਸਾਦਕ ਕੈਹੋਂ”, 
ਕੂਰ ਨ ਏਸ ਮੈਂ। 

ਕਹਸੋ ਗੁਰੂ ਹਿਤ ਲੋਭ, 
ਧਰਮ ਨਹੀ ਹਾਰ ਹੈਂ। 
ਜੀਵਨ ਸੁਪਨ ਸਮਾਨ, 
ਬੀਚ ਸੰਸਾਰ ਹੈ ॥ ੭੯॥ 
ਤਨ ਤੌ ਆਜ ਕਿ ਕਾਲ, 
ਅੰਤ ਕੋ ਜਾਇਗੋ। 

ਹੋ ਧਰਮ ਇਮਾਨ ਤੋ ਹਮਰਾ, 
ਸੰਗ ਰਹਾਇਗੋ। 
ਈਸ਼ਰ ਨੇ ਜਨ ਪੈਦਾ, 
ਜੈਸੇ ਹੈਂ ਕਰੇ। 

ਤਿਸ ਪਰ ਔਰ ਬਨਾਵਟ, 
ਕਾਹੇ ਕੋ ਧਰੇ ॥੮੦॥ 
ਨੇਤਰ ਪੇਖਤਿ ਰੂਪ, 
ਸੁਨਤਿ ਰਵ' ਕਾਨ ਹੈਂ। 

ਹੋਂ ਇਨ ਕੋ ਬਦਲ ਦਿਖੈਹੁ 
ਤੁ ਹਮ ਭੀ ਮਾਨ ਹੈਂ] 

ਪੁਭ ਕੀ ਕਰਤਿ ਸ਼ੀਕਤ', 
ਏਹੁ ਗੁਨਾਹ ਬਡ। 


1133 





1134 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰੈਂ ਕਪਨ ਜਢ' ॥੮੧॥ 


ਇਹੁ ਸੁਨਿ ਗੁਰ ਕੋ ਪਠਜੋ, 

ਕੈਦ ਮੰਝਾਰ ਹੈ। 

ਹੋਂ ਇਕ ਦਿਨ ਸ਼ਾਹਿ ਮੁਲਾਨਯੋਂ, 

ਕਰਿ ਵੀਚਾਰ ਹੈ। 

ਆਮਿਖ ਦੇਗ ਪਲਾਉ', 

ਗੁਰੂ ਪੈ ਹੈ ਪਠੀ। 

ਜਮਾਂਦਾਰ ਉਮਰਾਵਿ, 

ਖੁਲਾਵਨਿ ਕੈ ਠਟੀ' ॥੮੨॥ 'ਖ਼ੁਲਾਉਣ ਦੀ ਸਕੀਮ ਬਣਾਈ। 
ਗੁਰੂ ਕਹਯੋ ਸਿਰਪੋਸ' 'ਢੱਕਣ। 


'ਨੰਗਿਆਂ ਕਰਕੇ। 
'ਮਾਸ ਦੇ ਡਲੇ। 


ਬੇਸ਼ੁਮਾਰ ਲਘੁ ਦੀਰਘਾ', ਛੋਟੇ ਵੱਡੇ। 

ਘੁਰ ਘੁਰ ਕਰਤਿ ਗੇ' ॥੮੩॥ ਕਰਦੇ ਚਲੇ ਗਏ। 

ਬਗਰ' ਬਜਾਰ ਅਗਾਰ, 'ਵਿਹੜਿਆਂ 'ਚ। “ਘਰਾਂ ਵਿੱਚ। 
ਮਝਾਰ ਤ੍ਰਕਾਨ ਕੈ। 

ਹੋ ਫਿਰ ਕਰਿ ਕਰੈਂ ਪਲੀਤ', 'ਅਪਵਿੱਤਰ। 

ਖਰੈ ਦੁਖ ਦਾਨ ਕੈ'। ਬਹੁਤਾ ਦੁੱਖ ਦਿੱਤਾ। 
ਹਾਹਾ ਕਾਰ ਅਪਾਰ, 

ਨਾਰਿ ਨਰ ਤੁਰਕ ਕਹਿਂ। 

ਹਿੰਦੂ ਹਸ ਹਸ ਪਵੈ, 

ਪੇਖਿ ਬਡ ਚਰਿਤ ਯਹਿ ॥੮੪॥ 

ਗੁਸਲ ਕੋ ਧਾਇ ਹੈ”। ਤੁਰਕ ਸਣੇ ਕਪੜਿਆਂ ਗੁੱਸੇ ਨਾਲ ਨ੍ਹਾਉਣ ਨੂੰ ਦੌੜਦੇ ਹਨ। 
ਹੋ ਕਹਿ ਹੈਂ ਕਰੇ ਨਪਾਕ', 'ਅਪਵਿੱਤਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੀਰ ਹਿੰਦੁ ਆਇ ਹੈਂ। 

ਬਾਤ ਅਨੂਠੀ ਭਾਂਤਿ', 
ਯਾਹਿ ਸੁਨਿ ਸ਼ਾਹਿ ਰਿਸਿ। 
ਜੁਗ' ਉਮਰਾਇ ਪਠਾਇ, 
ਬੂਝਯੋ ਤੌਰ ਇਸ' ॥੮੫॥ 
ਤੁਮ ਜੁ ਕਹਯੋ ਥਾ ਅਜ਼ਮਤ, 
ਹਮ ਨ ਦਿਖਾਇ ਹੈਂ। 

ਹੋ ਅਬਿ ਤੁਮ ਝੂਠੇ ਭਏ, 
ਯਾਹਿ ਪੁਗਟਾਇ ਹੈਂ। 

ਗੁਰੂ ਕਹਯੋ ਇਹ ਅਜ਼ਮਤ, 
ਹਮ ਨੇ ਨਹਿਂ ਦਈ। 

ਧਰਮ ਹਮਾਰਾ ਭ੍ਰਿਸ਼ਟ, 


੧ 


ਕਰਨ ਕੀ ਜਿਨਿ ਠਈ' ॥੮੬॥ 
ਪਰਮੇਸ਼ਰ ਨੇ ਭ੍ਰਿਸ਼ਟ, 

ਧਰਮ ਤਿਨ ਕਾ ਕਰਜੋ। 

ਹੋ ਮਾਸ ਸੂਰ ਬਨਿ ਭੂਰ', 
ਤਿਨੋਂ ਕੇ ਘਰ ਫਿਰਜਯੋ। 

ਇਹ ਜੁਵਾਬ ਜਬਿ ਉਨੈ, 
ਸ਼ਾਹਿ ਪੈ ਜਾ ਦਯੋ। 

ਸੁਨਿ ਗੁਨਿ' ਸਿਰ ਧੁਨਿ”, 

ਕੋਪ ਹੋਇ ਮਨਿ ਜ਼ੁਪ ਭਯੋ ॥੮੭॥ 
ਕਾਜੀ ਸ਼ਾਹੀ ਪਾਜੀ', 

ਢਿਗ ਤੈ ਯੌ ਕਹਿਯੋ। 

ਹੋ ਮਤੀ ਦਾਸ ਗੁਰ ਪਾਸ, 
ਸਲਾਹੀ ਬਦ ਅਹਜੋ'। 


ਚੀਰਿ ਮਰਵਾਈਏ ੮੬ | 
ਮਾਰੋ ਦੂਸਰ ਤਈਂ, 


1135 





1136 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਗ ਮੈਂ ਪਾਇ ਹੈ। 

ਹੋ ਦੂਖ ਤਿਨੋ ਕਾ ਦੇਖਿ, 

ਪੀਰ ਮੰਨ ਜਾਇ ਹੈ। 

ਮਾਨ ਇਹੀ ਤਬਿ ਕੀਨ, 

ਸ਼ਾਹਿ ਬੇਦਰਦ ਹੈ। 

ਮਤੀ ਦਾਸ ਕੋ ਬਾਂਧਿ, 

ਵੀਚ ਦੋ ਫਰਦ' ਹੈ ॥੮੯॥ 

ਕਹਸੋ ਮਾਨ ਤੂੰ ਦੀਨ, 

ਨਹੀਂ ਚਿਰਵਾਇ ਦਿਹੁਂ। 

ਹੋ ਦਾਸ ਸੁ ਮਤੀ ਬਖਾਨਯੋ, 

ਜੋਰ ਲਗਾਇ ਲਿਹੁ। 

ਕਰਿ ਹੈਂ ਜਸ ਤੂੰ ਭਰ ਹੈਂ, 

ਨੌਰੰਗ ਪਾਪੀਆ। 

ਬਾਬਰ ਥੀ ਜਰ' ਲਾਈ, (ਬਾਦਸ਼ਾਹੀ ਦੀ) ਜੜ੍ਹ। 
ਤੈਂ ਨਿਜ ਕਾਪੀਆ' ॥੯੦॥ 'ਤੈਂ ਆਪ ਕੱਟ ਦਿੱਤੀ ਹੈ। 
ਹਮ ਤੋਂ ਸਦਾ ਅਖੰਡ', ਨਾਸਰਹਿਤ। 

ਅਡੰਡ' ਸੂ ਬ੍ਰਹਮ ਹੈੱ”। 'ਡੰਡ ਤੋ' ਬਿਨਾਂ। “ਆਪਣਾ ਆਪ ਰੂਪ ਬ੍ਰਹਮ ਹਾਂ। 
ਹੋਂ ਦੈ ਹੈਂ ਸਿਰ ਹਿਤ ਧਰਮ, 

ਚਮਾਰਹਿ' ਚਰਮ ਹੈ'। '(ਸਾਡਾ) ਚੰਮ (ਤੁਹਾਡੇ ਵਰਗੇ) ਚਮਿਆਰਾਂ ਦਾ ਹੈ। 
ਸੁਨਿ ਬੇਦਰਦ ਕਸਾਈ, 

ਨੌਰੰਗ ਰਿਸਿ' ਭਰਯੋ। 

ਆਰਾ ਸਿਰੋਂ ਧਰਾਇ, 

ਚਿਰਾਇ ਦੁ ਧਰ' ਕਰਯੋ ॥੯੧॥ 

ਪੈ ਸਿਖ ਜਪੁਜੀ ਪਢਿਤਿ, 

ਰਹਯੋ ਨਿਜ ਕਾਜ ਹੈ। 

ਹੋਂ ਭੋਗ ਪਏ ਚੁਪ ਭਏ, 

ਦੁ ਧਰੋ' ਅਵਾਜ ਹੈ। 

ਪੁਨ ਗੱਜਬ ਚਾਇ ਕੈ'। 

ਭਾਈ ਦਯਾਲੇ ਤਈਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1147 


ਦੇਗ ਮੈਂ ਪਾਇ ਕੈ ॥੯੨॥ 
ਰਹਜੋ ਸੁ ਦੀਨ ਮਨਾਇ, 
ਸੁਨਾਯੋ ਸਿਖ ਤਦਾ। 

ਹੋ ਤੂੰ ਮਰ ਪਰ ਹੈਂ ਨਰਕ, 
ਅਮਰ ਹੈਂ ਹਮ ਸਦਾ। 

ਏਹੁ ਪਢਿ ਪੁਨਾ ਤੌ। 


ਰਤਨ ਕਰੋਰੈ ਥੋਰੈ, 
ਨਿਬਹੈ ਸਿਦਕ ਜੌ'# ॥੯੩॥ 


ਪ੍ਰੀਤਿ ਨ ਜਾਇ ਜੌ। 
ਹੋ ਕੇਤੇ ਤਨ ਬਿਨ ਪ੍ਰੀਤਿ, 


ਗਏ ਸੁਸਕਾਇ' ਜੋ"। 


ਔਰ (ਮਹਲਾ ੧ ॥ ) 

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ 
ਸਿਰੁ ਧਰਿ ਤਲੀ ਗਲੀ ਮੇਰੀ ਆਉ ॥ 
ਇਤੁ ਮਾਰਗਿ ਪੈਰੁ ਧਰੀਜੈ ॥ 
ਸਿਰੁ ਦੀਜੈ ਕਾਣਿ ਨ ਕੀਜੈ ॥੨੦॥ 
(ਪੰਨਾ ੧੪੧੨) 

ਏਹੁ ਸਬਦ ਸੁਨਿ, ਸਿਦਕ 

ਸਿੱਖ ਕਾ ਪਿਖਿ ਪਕਾ। 

ਲਖਿ ਨਹਿ ਤਜ ਸਕਾ ॥੯੪॥ 
ਅਗਨਿ ਦੇਗ ਕੇ ਨੀਚੇ, 

ਜਗਨ ਕਰਾ ਦਈ'। 


ਜੇ ਸਿਦਕ ਨਿਭ ਜਾਵੇ (ਤਾਂ ਉਸ ਜ਼ਿੰਦਗੀ ਨਾਲੋਂ) ਕੋੜਾਂਰਤਨ 
ਵੀ ਥੋੜੇ ਹਨ। “ਇਹ ਕਬੀਰ ਜੀ ਦੇ ਇਕ ਸ਼ਲੋਕ ਦਾ ਭਾਵ ਹੈ 
ਜਿਸ ਦਾ ਸ਼ੁੱਧ ਪਾਠ ਐਉਂ ਹੈ: "ਕਬੀਰ ਜੈਸੀ ਉਪਜੀ ਪੇਡ ਤੇ 
ਜਉ ਤੈਸੀ ਨਿਬਹੈ ਓੜਿ ॥ ਹੀਰਾ ਕਿਸ ਕਾ ਬਾਪੁਰਾ ਪੁਜਹਿ 
ਨ ਰਤਨ ਕਰੋੜਿ"॥ ੧੫੩॥ (ਪੰਨਾ ੧੩੭੨) 


'ਸੁੱਕ ਗਏ। “ਇਹ ਫਰੀਦ ਜੀ ਦੇ ਇਕ ਸ਼ਲੋਕ ਦਾ ਅਨੁਵਾਦ 
ਹੈ ਜਿਸ ਦਾ ਸ਼ੁੱਧ ਪਾਠ ਐਉਂ ਹੈ: ਜੋਬਨਿ ਜਾਂਦੇ ਨ ਡਰਾਂ, ਜੇ 
ਸਹੁ ਪਤਿ ਨ ਜਾਇ ॥ ਫਰੀਦਾ ਕਿਤੀਂ ਜੋਬਨ ਪੀਤਿ ਬਿਨੁ, 
ਸੁਕਿ ਗਏ ਕੁਮਲਾਇ ॥ ੩੪॥ (ਪੰਨਾ ੧੩੭੯) 





1138 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੋਂ ਸਿੱਖ ਨੇ ਨੱਕ ਨ ਵੱਟਸੋ, 

ਹਾਇ ਨ ਸੀ ਭਈ। 

ਖੁਸ਼ ਹ੍ਹੇ ਪ੍ਰਾਨ ਉਡਾਏ, 

ਪਾਰਾ ਅਗਨਿ ਜਜੋਂ'। 'ਜਿਵੇਂ ਅੱਗ (ਉੱਤੇ ਪਾਇਆ) ਪਾਰਾ (ਛੇਤੀ ਉੱਡ ਜਾਂਦਾ 
ਹੈ।) 

ਧਰਮ ਦਾਸ ਕੋ ਪੇਖਿ, 

ਲਗੀ ਪੁਨ ਲਗਨ ਤਯੋ' ॥ ੯੫॥ 

ਨੌਰੰਗੇ ਕੇ ਸਨਮੁਖ, 

ਹੈ ਇਮ ਭਾਖਜੋ। 

ਹੋ ਦੀਨ ਦੁਨੀ ਕਾ ਸਬਿ ਸੁਖ, 

ਨਿਜ ਤੈਂ ਨਾਖਯੋ'। 

ਦੋਜ਼ਕ ਪਾਹਿੰਗਾ। 

ਭਾੜ ਚਨੇ ਜਯੋਂ', ਤਰਫ 

ਤਰਫ ਪਛੁਤਾਹਿੰਗਾ ॥ ੯੬॥ 

ਅੰਬਰ ਪੈ' ਪੈਗੰਬਰ, 

ਤੰਹਿ ਪਤੰਦੁ ਜੋ'। 

ਹੋਂ ਚਹੈਂ ਜਿ ਤੁਮੈਂ ਬਚਾਵਨ, 

ਦੈ ਹੈਂ ਅੰਦਰ ਸੋ'। 

ਤਸਬੀ' ਕੁਰਾਂ? ਜੋ। 

ਨਹਿੰ ਸਫਾਤ' ਏ ਭਰਿ ਹੈਂ, 

ਕਰਿ ਹੈ ਬੁਰਾ ਜੋ ॥੯੭॥ 

ਖਾਯ ਫੀਮ, ਜੋ ਤੇਲ 

ਉੱਪਰੋਂ ਪੀਯ ਹੈ। 

ਹੋ ਸਕੈ ਉਬਾਰ ਹਕੀਮ ਨਾ, 

ਤਿਸ ਕਾ ਜਿਯ ਹੈ। 

ਦੁਨੀਆਂ ਕੀ ਬਡਾਈ, 

ਦੁਨੀ' ਬਧਾਵਣੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1139 


ਅਨਜਯਾਇ ਦੁਖਾਵਣੇ ॥੯੮॥ 

ਸਾਹਿਬ ਲੈਹ ਹਿਸਾਬ, 

ਜਵਾਬ ਨ ਆਇ ਹੈ। 

ਹੋਂ ਪੈ ਹੈਂ ਦੋਜ਼ਖ਼ ਜਾਇ, 

ਸੁ ਅਗਨਿ ਜਲਾਇ ਹੈ। 

ਹੋਇ ਨ ਕੋਇ ਸਹਾਈ, 

ਤੁਮਰਾ ਤਹਾਂ ਤਬਿ। 

ਜਿਨਿ ਹਿਤ ਤੂੰ ਬਡ ਜ਼ੋਰ, 

ਜੁਲਮ ਕਰਿ ਰਹਯੋ ਅਬਿ ॥੯੯॥ 

ਸੁਨਿ ਨੌਰਗੇ ਰਿਸ, 

ਤਿਸ ਕੋ ਕਤਲਾਨ ਹੈ'। 'ਕਤਲ ਕਰਨ ਦਾ (ਹੁਕਮ ਦੇ ਦਿੱਤਾ)। 

ਹੋ ਬਾਦੀ ਕੋ ਭਲ ਸੀਖ, 

ਦੁਧ ਅਹਿ ਪਯਾਨ ਹੈ'। ਜ਼ਾਲਮ ਨੂੰ ਚੰਗੀ ਸਿੱਖਿਆ ਸੱਪ ਨੂੰ ਦੁੱਧ ਪਿਲਾਉਣ ਵਾਂਗ ਹੈ। 

ਅੰਤ ਸਮੇ ਸਿੱਖ, ਏਹੁ 

ਸ਼ਲੋਕ ਉਚਾਰਸੋ। 

ਭਲੀ ਭਈ, 

ਮੈਂ ਗੁਰ ਕੈ ਅੱਗ ਪਧਾਰਯੋ ॥। ੧੦੦॥ 

ਮਹਲਾ ੨ 

ਜਿਸੁ ਪਿਆਰੇ ਸਿਉਂ ਨੇਹੁ ਤਿਸ ਆਗੈ ਮਰਿ 

ਚਲੀਐ ॥ 

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥ 

(ਪੰਨਾ ੮੩) 

ਇਮ ਕਹਿ ਤਿਸ ਨੇ, ਤਜੇ 

ਪ੍ਰਾਨ ਮੁਦ ਮਾਨ ਕੈ। 

ਹੋ ਮੈਹੂੰ ਬ੍ਰਹਮ ਅਖੰਡ, 

ਅਡੰਡ ਬਖਾਨ ਕੈ। 

ਹਾਇ ਹਾ ਧਰਾ ਪੈ'। 'ਅਕਾਸ਼ 'ਤੇ ਧੰਨ ਧੰਨ ਦੀ ਅਵਾਜ਼ ਤੇ ਧਰਤੀ 'ਤੇ ਹਾਇ ਹਾਇ 
(ਦੀ ਅਵਾਜ਼) ਹੋ ਰਹੀ ਹੈ। 


ਲਾਨ੍ਹਤ ਦੈਂਹ ਨਰ ਨਾਰੀ, 





1140 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਰਕਨਿ ਸ਼ਰ੍ਹਾ ਪੈ ॥੧੦੧॥ 
ਪਿਖਿ ਸਿੱਖਨਿ ਕਾ ਸਿਦਕ, 
ਤਕੈਂ ਮੁਖ ਤ੍ਰਿਣ ਗਹੇ'। 
ਹੋ ਗੁਰ ਉਰ ਹਰਖੁ ਨ ਸੋਕ, 
ਏਕ ਰਸ ਥਿਰੁਰਹੇ ॥ ੧੦੨॥ 
ਦੋਹਰਾ: 
ਏਕ ਸਿਖ ਨੇ ਤਨ ਤਜਜਯੋ 
ਬਾਕੀ ਆਏ ਭਾਗ। 
ਇਹੁ ਅਜੋਗ ਰਵਿ ਭਾਸ ਮੈਂ”, 'ਸੂਰਜ ਪ੍ਰਕਾਸ਼ (ਗੰਥ) ਵਿੱਚ। 
ਸਿੱਖਹਿਂ ਲਾਯੋ ਦਾਗ ॥ ੧੦੩ ॥ 
ਕਾਮ ਵਰਖਨੀ ਤਵਾਰੀਖ, 
ਬਨੀ ਜੁ ਨੌਰੰਗ ਵਕਤ। 
ਹਤੇ' ਕਸ਼ਟ ਦੈ ਸਖਤ ॥ ੧੦੪॥ 
ਗਾਥ ਤਹਾਂ ਤੇ ਹਮ ਲਿਖੀ, 
ਜਿਤਕ ਬਿਲੱਖਨ ਆਹਿ। 
ਪੂਰਨ ਭਯੋ ਅਧਯਾਇ ਇਹੁ, 
ਗੁਰ ਪਦ ਪਦਮ ਮਨਾਇ ॥ ੧੦੫॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨੌਮ ਗੁਰੂ ਨੌਰੰਗੇ ਕਾ ਸੰਬਾਦਾ' 
ਤੀਨ ਸਿੱਖੋਂ ਕਾ ਤਨ ਤਜਨ, ਪੁਸੰਗ ਬਰਨਨੰ ਨਾਮ ਚਾਲੀਸਮੇਂ ਬਿਸੁਾਮ ॥੪੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1141 


੪੧. (ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ] 

ਦੋਹਰਾ: 

ਪਦ ਜਹਾਜ ਗੁਰ ਦਸਮ ਕੇ, 

ਨਾਮ ਭਵਾਂਬੁਧ ਪਾਜ'। ਦਸਵੇਂ ਗੁਰਾਂ ਦੇ ਚਰਨ ਜਹਾਜ਼ (ਵਾਂਗ) ਨਾਮ (ਰੂਪ) ਤੇ 
(ਪਾਜ) ਪਖੰਡ (ਰੂਪ) ਸੰਸਾਰ ਸਮੁੰਦਰ ਤੋਂ (ਪਾਰ ਕਰਨ ਵਾਲੇ 
ਹਨ)। 

ਸਾਜ ਆਸਰਾ ਆਜ ਮਨ, 

ਰਖੈਂ ਸਰਬ ਥਾਂ ਲਾਜ' ॥੧॥ 'ਹੇ ਮਨ ! ਅੱਜ ਹੀ ਉਨ੍ਹਾਂ ਚਰਨਾਂ ਦਾ ਆਸਰਾ ਬਣਾ ਲੈ, ਉਹ 
ਹਰ ਥਾਂ (ਤੇਰੀ) ਲਾਜਰੱਖਣਗੇ। 

ਤੇਗ਼ ਬਹਾਦਰ ਸਤਿਗੁਰੂ, 

ਨੌਰੰਗ ਕੋ ਕਰਿ ਕੂਰ'। 'ਝੂਠਾ। 

ਤਜ ਹੈਂ ਤਨ ਹਿਤ ਧਰਮ ਜਿਮ, 

ਸੁਨੋ ਸਿਦਕ ਕਾ ਮੂਰ' ॥੨॥ ਮੁੱਢ। 

ਤੂ ਸਿੱਖਨਿ ਜਬਿ ਤਨ ਤਜੇ, 

ਨੌਰੰਗ ਗੁਰ ਪ੍ਰਤਿ ਫੇਰਿ। 

ਕਹਯੋ ਦੀਨ ਮਾਨੋ ਅਬੈ, 

ਨਤ ਹੈ ਵੈਸੋ ਹੇਰਿ' ॥੩॥ 'ਨਹੀਂ ਤਾਂ ਦੇਖ ਲਵੋ ਉਸੇ ਤਰ੍ਹਾਂ (ਤੁਹਾਡੇ ਨਾਲ) ਹੋਵੇਗੀ। 

ਗੀਆ ਛੰਦ: 

ਗੁਰ ਕਹਜੋ ਜੋ ਤੁਮ ਚਹਿਤ, 

ਸੋ ਬਿਨੁ ਦੇਰ ਅਥਿ ਕਰਿ ਲੀਜੀਏ। 

ਨਹਿੰ ਟਰੈਂ ਪੁਣ ਜੁ ਕਰੈਂ ਹਮ, 

ਡਰ ਧਰੇ ਸਰਣ ਨ ਜੀਜੀਏ'। 'ਡਰ ਧਾਰ ਕੇ ਸ਼ਰਨ ਲਿਆਂ ਵੀ ਸਦਾ ਜਿਉਣਾ ਨਹੀਂ ਹੋ 
ਸਕਦਾ। 

ਸਸਿ' ਸੂਰ? ਧਰ” ਧੂਵ'' ਜੋ ਟਰੈਂ, 'ਚੰਦ੍ਮਾ। “ਸੂਰਜ। 3ਧੁਰਤੀ। ।ਧੂ। 

ਨਹਿੰ ਸੰਤ ਬਾਨੀ ਤੌ ਟਰੈ। 

ਦਹਿ ਆਬ, ਅਗਨੀ ਸੀਤ ਹ੍ਹੈ' ਪਾਣੀ ਸਾੜਨ ਲੱਗ ਪਵੇ ਤੇ ਅੱਗ ਠੰਡੀ ਹੋ ਜਾਵੇ। 

ਨਹਿ ਸ਼ਰ੍ਹਾ ਤੁਮਰੀ ਹਮ ਧਰੈਂ ॥੪॥ 

ਪੁਨਾ ਕਾਜੀ ਕੇ ਕਹੇ। 

ਮਨਿ ਠਟਜੋ ਰਟਯੋ', ਪਾਇ ਦੁਖ ਬਹੁ, 'ਮਨ 'ਚ ਧਾਰ ਕੇ ਇਉਂ ਕਿਹਾ। 

ਸ਼ਰ੍ਹਾ ਹਮਰੀ ਖੁਦ ਗਹੇ। 





1142 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਹੁ ਪਿੰਜਰਾ ਕਿਆ ਥੀ ਜਰਾ', 
ਵਹਿ ਆਗ ਮੈਂ ਜੇ ਡਾਰਤੇ। 

ਗੁਰ ਤੌ ਭੀ ਇਬਰਾਹੀਮ ਸਮ, 
ਨਹਿਂ ਧਰਮ ਅਪਨਾ ਹਾਰਤੇ ॥੫॥ 
ਉਤ ਪੁਰੀ ਆਨੰਦ ਤੈ ਪਠਯੋ ਸਿਖ, 
ਮਾਤ ਨੈ ਹਿਤ ਸਾਰ' ਹੈ। 

ਗੁਰ ਤਈਂ' ਮਿਲਨਾ ਨਾ ਮਿਲ੍ਯੋ, 
ਸੋ ਥਿਰਯੋ ਦੂਰ ਵਿਚਾਰ ਹੈ। 

ਗੁਰ ਨਿਕਸ ਪਿੰਜਰ ਕਿਲੇ ਤੈ ਚਲਿ, 
ਗਏ ਸਿਖ ਥਾ ਸੋ ਜਹਾਂ। 

ਕਰਿ ਬੰਦਨਾ ਸਿਖ ਹਾਲ ਭਾਖਜੋ, 
ਦੁਖਤਿ ਮਾਤਾ ਜੀ ਮਹਾਂ ॥੬॥ 
ਇਤ ਪਿਖੇ ਪਹਿਰੇਦਾਰ ਗੁਰੁ, 

ਨ ਮਝਾਰ' ਪਿੰਜਰ ਮੈਂ ਜਬੈ। 

ਸਬਿ ਜਗੇ' ਇਤ ਉਤ ਭਗੇ ਖੋਜਨਿ, 
ਲਗੇ ਝੁਰਨੇ ਮਿਲਿ ਤਬੈ। 

ਪੁਨ ਜਮਾਂਦਾਰ ਬਿਚਾਰ ਭਾਖ੍ਯੋ, 
ਗੁਰੂ ਨਹਿਂ ਕਿਤੁ ਜਾਇ ਹੈਂ। 

ਦੁਰ ਭਾਵ ਦੂਈ', ਦੂਰ ਦਿਲ ਸੈਂ 
ਕਰੋਂ ਤੁਮ, ਵਹਿ ਆਇ ਹੈਂ ॥੭॥ 
ਉਨਿ ਤਈਂ ਕੈਦ ਰਖਾਇ ਕੋ', 
ਵਹਿ ਆਪ ਹੀ ਨਹਿੰ ਜਾਤ ਹੈਂ। 
ਅਵਤਾਰ ਕੈਧੋ' ਸੋ ਪੈਕੰਬਰ, 

ਅਤੀ ਸ਼ਕਤਿ ਰਖਾਤ ਹੈਂ। 

ਮਧ ਪਰੀ ਬੇੜੀ ਪਿੰਜਰੇ 

ਕੇਵਾਰ ਤਾਲੇ' ਲਗ ਰਹੇ। 

ਜਿਮ ਗਏ ਥੇ ਗੁਰ ਚਾਰ ਘਟਿਕਾ' 
ਬਾਦ', ਤਹਿਂ ਹੀ ਆ ਬਹੇ ॥੮॥ 
ਪਿਖਿ ਭਏ ਖਾਦਮ' ਸਿਦਕ ਲਯਾਏ, 
ਮੋਦ ਹੂ ਸਬ ਗੋਇ ਹੈਂ'। 


(ਇਹ) ਥੋੜਾ ਜਿਹਾ ਪਿੰਜਰਾ ਕੀ ਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਮ ਰਖੈਂ ਪਹਿਰਾ ਕਾਂਹਿ ਗਹਿਰਾ', 

ਕੂਰ ਠਹਿਰਾ ਜੋਇ ਹੈ'। 

ਪੁਨ ਸਿੱਖ ਸੋ ਗੁਰ ਢਿਗ ਬੁਲਾਯੋ, 

ਲਿਖਜੋ ਪੱਤਰ ਵਿਚਾਰ ਕੈ। 

ਨਿਜ ਮਾਤ ਪਤਨੀ ਸਿੱਖਨਿ ਕੋ, 

ਉਪਦੇਸ਼ ਵੇਸ' ਉਚਾਰ ਕੈ ॥੯॥ ਸ੍ਰੇਸ਼ਟ। 

ਲਿਖਿ ਦਏ ਸ਼ਬਦ ਸਲੋਕ ਜੋ, 

ਗੁਰੁ ਗੁੰਥ ਮੈਂ ਅਸ ਸਾਰ ਹੈਂ'। ਐਸੇ ਸਾਰੇ (ਸ਼ਲੋਕ) ਹਨ। 
ਨਿਰਵੇਦ ਮਯ ਸਬ ਸਾਰ ਬੇਦਨਿ', 'ਵੈਰਾਗ ਰੂਪ ਤੇ ਸਾਰੇ ਵੇਦਾਂ ਦਾ ਤੱਤ ਹੈ। 
ਭੇਦ ਖੇਦ ਨਿਵਾਰ ਹੈਂ! ॥੧੦॥ 'ਭੇਦ ਦੇ ਦੁੱਖ ਨੂੰ ਦੂਰ ਕਰਨ ਵਾਲੇ ਹਨ। 
ਤਥਾ ਹੀ 


ਸਲੋਕੁ 

ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਇ ॥ 
ਇਹ ਮਾਰਗੁ' ਸੰਸਾਰ ਕੋ ਨਾਨਕ ਥਿਰੁ ਨਹੀ 
ਕੋਇ? ॥੫੧॥ 

ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੇ ਕਾਲ' 
| 

ਨਾਨਕ ਹਰਿਗੁਨ ਗਾਇ ਲੇ ਛਾਡ ਸਗਲ ਜੰਜਾਲ 
॥੫੨॥ 

ਰਾਮ ਗਇਓ ਰਾਵਨੁ ਗਇਓ ਜਾਕਉ ਬਹੁ 
ਪਰਵਾਰ ॥ 

ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰਿ 
॥੫੦॥ 

(ਪੰਨਾ ੧੪੨੮) 

ਇਹੁ ਜਗੁ ਧੂਏ ਕਾ ਪਹਾਰ' ॥ 

(ਪੰਨਾ ੧੧੮੭) 

ਰਾਮ ਸਿਮਰ ਰਾਮ ਸਿਮਰ ਇਹੈ ਤੇਰੈ ਕਾਜਿ ਹੈ ॥ 
(ਪੰਨਾ ੧੩੫੨) 

ਇਤਯਾਦਿ 

ਪੁਨ ਲਿਖਜੋ ਮਾਤਾ ਪ੍ਰਤਿ, ਚਿੰਤਾ 


1143 





1144 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਰਾ ਹਮਰੀ ਨਾ ਕਰੋ। 

ਜੋ ਉਪਜਜੋ ਸੋ ਬਿਨਸਿ ਹੈ, 

ਇਹੁ ਨੇਤ' ਨਿਸਚੇ ਦਿਢ ਧਰੋ। 
ਅਬਿ ਸਮਾਂ ਹਮਰੀ ਦੇਹ ਕਾ ਹੈ 
ਅੰਤ ਨਿਕਟਿ ਨਿਹਾਰੀਏ। 

ਤੁਵ ਪਾਸ ਹੋਤੇ ਤੌ ਭਿ ਤਜਤੇ, 
ਦੂਰ ਭੀ ਤਿਮ ਧਾਰੀਏ ॥ ੧੧॥ 
ਨਹਿ ਰਹਿਤ ਥਿਰ ਅਵਿਤਾਰ ਤਨ ਧਰਿ, 
ਰੰਕ ਫੱਕਰਨ ਸ਼ਾਹਿ ਭੀ। 

ਜਬਿ ਸਮਾਂ ਜਿਸ ਕਾ ਆਇ ਹੈ, 
ਨਹਿਂ ਟਰਤਿ ਕਿੱਚਤ' ਕਾਹਿ ਭੀ”। 
ਤਨ ਬਿਨਸਨਾ ਤੋ ਸਹੀ ਥਾ ਮਮ, 
ਇਕੀ ਦਿਨ' ਇਹੁ ਸਾਤ ਹੈ?। 

ਪਰ ਧੰਨਜ ਜਨਨੀ' ਭਈ ਸੋ, 
ਸੁਤ ਧਰਮ ਹਿਤ ਜਿਹ ਜਾਤ ਹੈ ॥੧੨॥ 
ਇਸ ਤੌਰ ਹੀ ਨਿਜ ਮਹਿਲ ਕੋ', 
ਗੁਰ ਲਿਖਯੋ ਬਹੁਧਾ ਭਾਂਤਿ ਹੈ'। 
ਇਹੁ ਦੇਹ ਮੇਲ ਅਸੱਤ' ਸਦ ਹੀ, 
ਸ਼ਬਦ ਮੇਲ ਰਹਾਤ ਹੈ। 

ਸੁਤ ਸਰਬ ਸ਼ਕਤੀ ਯੁਤ ਤੁਮਾਰੋ, 
ਸਰਬ ਸੂਖ ਦਿਖਾਇਗੋ। 

ਸਮ ਸੂਰ ਨੂਰ ਜਹੂਰ ਜਗਪੈ 

ਭੂਰ ਤੇਜ ਦਿਪਾਇਗੋ' ॥ ੧੩॥ 


ਤੁਮ ਪਢਿਤਿ ਰਹੀਓ ਸਦਾ ਦਿਲ ਦੈ, 
ਪਠੇ' ਹਮ ਜੁ ਸਲੋਕ ਹੈਂ। 

ਇਸ ਲੋਕ ਮਾਹਿ ਬਿਸੋਕ ਭਵ', 
ਪੁਨ ਪਾਇਹੋ' ਗੁਰ ਲੋਕ ਹੈਂ। 

ਪੁਨ ਤਰਫ ਨਿਜ ਫਰਜ਼ੰਦ, ਅਰ 
ਜਸੁ ਮੰਦ ਆਨੰਦ ਕੰਦ ਸੋ'। 


'ਕੰਗਾਲ। 
'ਥੋੜਾ ਜਿਹਾ ਵੀ। “ਕਿਸੇ ਦਾ ਭੀ। 


'ਇਕ ਦਿਨ ਤਾਂ। “ਇਹ ਸੱਚ ਹੈ। 
ਮਾਤਾ। 


'ਆਪਣੇ ਮਹਿਲਾਂ (ਮਾਤਾ ਗੂਜਰੀ ਜੀ) ਨੂੰ। 
'ਬਹੁਤ ਤਰ੍ਹਾਂ ਦਾ। 
'ਦੇਹ ਦਾ ਮੇਲ ਝੂਠਾ ਹੈ। 


'ਸੂਰਜ ਵਾਂਗ ਜਗਤ ਉੱਪਰ ਪ੍ਰਗਟ ਹੀ ਪ੍ਰਕਾਸ਼ ਤੇ ਬਹੁਤਾ ਤੇਜ 
ਚਮਕਾਵੇਗਾ। 

'ਭੱਜੇ। 

'ਸ਼ੋਕਰਹਿਤ ਹੋ ਕੇ। 

ਪਾ ਲਵੋਗੇ। 


'ਫੇਰ ਅਨੰਦ ਦੇ ਬੱਦਲ ਅਤੇ ਜੱਸ ਵਾਲੇ ਆਪਣੇ ਪੁੱਤਰ ਦੀ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1145 


ਇਮ ਲਿਖਾ ਤੁਮ ਆਨੰਦ ਪੁਰਿ, 
ਆਨੰਦ ਲੇਹੁ ਸੁਛੰਦ ਸੋ' ॥੧੪॥ 
ਇਕ ਰੋਜ ਬਾਤ ਜੋ ਚਲੀ ਥੀ, 

ਕਿ ਤੁਰਕ ਜ਼ੁਲਮੀ ਹੈਂ ਠਟੇਂ”। 

ਹਮ ਕਹਜੋ ਥਾ ਸਿਰ ਲਾਇ ਕੋਊ, 
ਸ਼ਕਤਿ ਵਾਰੋ ਤੌ ਹਟੇਂ। 

ਤੁਮ ਦਯੋ ਥਾ ਜਵਾਬ, 

ਸਹਿਜ ਸੁਭਾਵ, ਐਸ ਉਦਾਰ ਹੈ। 
ਸਮ ਰਾਵਰੇ' ਅਬਿ ਕੌਨ ਜਗ ਮੈਂ, 
ਧਰਮ ਸ਼ਕਤੀ ਵਾਰ ਹੈ ॥੧੫॥ 
ਪੁਰਖ ਲੀਨ ਅਵਤਾਰ ਹੈ। 

ਹਿਤ ਧਰਮ ਰੱਖ੍ਹਾ ਹੇਤ' ਆਏ, 
ਤਾਰਨੇ ਸੰਸਾਰ ਹੈਂ। 

ਇਹੁ ਬਾਚ' ਤੁਮਰਾ ਸਾਚ ਕਰਿ, ਜਰ? 
ਤੁਰਕ ਕੀ ਹਮ ਕਾਪ ਹੈੱ”। 

ਤੁਮ ਪੁਨ ਧਕੇਲ ਗਿਰਾਈਓ, 

ਬਲ ਸ਼ਕਤਿ ਰਖਤਿ ਅਮਾਪ' ਹੈਂ ॥੧੬॥ 
ਇਤਯਾਦਿ ਬੇਤਾਦਾਦਿ', ਬਾਤ 
ਮਰਯਾਦ ਕੀ, ਸਬਿ ਲਿਖ ਪਠੀ। 
ਨਿਸ ਦਿਯੋਸ ਮਾਤਾ ਨਾਨਕੀ ਉਤ, 
ਤਾਕਤੀ ਥੀ ਗਿਨਿ ਗਟੀ'। 

ਕਬਿ ਆਇ ਹੈ ਮਮ ਲਾਲ ਘਰਿ, 
ਓੜਾਇ ਕਾਗ' ਪੁਕਾਰਤੀ। 

ਜਲ ਝਰਤਿ ਝਰਨਾ' ਨੈਨ ਤੇ, 

ਭਰਿ ਸ੍ਹਾਸ ਤ੍ਰਾਸ ਵਿਚਾਰਤੀ ॥ ੧੭॥ 
ਨਿਜ ਪੁੱਤ ਪਿਆਰੇ ਪਿਖਨਿ ਹਿਤ, 
ਪੁਸ਼ਾਦ ਸਿੱਖਨਿ ਛਕਾਵਤੀ। 

ਪੁੱਛਿ ਜੋਤਸ਼ੀ ਬਹੁ ਰਮਲੀਏ', 


ਤਰਫ਼ (ਵੀ ਉਪਦੇਸ਼ ਲਿਖ ਭੇਜਿਆ)। 
ਤੁਸੀਂ ਅਨੰਦ ਪੁਰ ਵਿੱਚ ਸੁਤੰਤਰ ਹੋ ਕੇ ਅਨੰਦ ਲਿਆ ਜੇ। 


'ਤੁਰਕ ਜ਼ੁਲਮ ਕਰ ਰਹੇ ਹਨ। 


'ਆਪ ਵਰਗਾ। 


ਸ੍ਰੇਸ਼ਟ ਬੂੁਹਮ। “ਨਾਸਰਹਿਤ। 


!ਧਰਮ ਦੀ ਰੱਖਿਆ ਵਾਸਤੇ। 


'ਬਚਨ। “ਜੜ੍ਹ। 
'ਕੱਟ ਦਿਆਂਗੇ। 


'ਮਿਣਤੀ ਤੋਂ ਰਹਿਤ। 
।ਅਣਗਿਠਤ। 





1146 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਨਿ ਕਮਲੀਏ ਜਿਉਂ ਦਿਜਾਵਤੀ'। 

ਸੁਕ ਰਹਜੋ ਤਨ ਮੁਖ ਭੁਖ ਤਿਖਾ, 

ਨਹਿਂ ਚਿੱਤ ਚੈਨ ਗਹਾਇ ਹੈ। 

ਕਬਿ ਜਾਇ ਪੇਖਨਿ ਦ੍ਰਾਰ ਲੌ, 

ਕਬਿ ਆਇ ਮੰਚਿ ਬਿਰਾਇ ਹੈਂ! ॥੧੮॥ ਪਲੰਘ ਤੇ ਬੈਠ ਜਾਂਦੇ ਹਨ। 
ਸਬਿ ਦੇਹ ਗੇਹ ਸਨੇਹ' ਭੂਲਯੋ, ਘਰ ਦਾ ਮੋਹ। 

ਨੇਹ' ਇਕ ਸੁਤ ਮੈਂ ਫਸੀ। 'ਪਿਆਰ। 

ਲਗ ਰਹੀ ਦਿਲ ਪੈ ਦਮ ਕਸੀ'। 'ਸਾਹ ਦਾ ਖਿੱਚ ਕੇ ਲੈਣਾ। 
ਦੁਖ ਸੋਕ ਸਿੰਧਹਿ ਬਹੀ ਜਾਵਤਿ', 'ਸਮੁੰਦਰ ਵਿਚਰੁੜ੍ਹੀ ਜਾਂਦੀ ਹੈ। 
ਥਾਹਿ' ਪਾਵਤਿ ਨਾਹਿ ਹੈ। 'ਬੱਲਾ। 

ਕਹਿ ਮਾਤ, ਸੁਤ ਮਮ ਸੁਧ ਸਹਿਜੇ', 'ਸਿੱਧੇ ਤੇ ਸ਼ਾਂਤ ਸੁਭਾਵ ਵਾਲਾ। 
ਸੰਤ ਬੇ ਪਰਵਹਿ ਹੈ ॥੧੯॥ 

ਵਹਿ ਸੇਜ ਸੂਲਾਂ ਪੈ' ਬਿਠਾਏ, ਦੁੱਖਾਂ ਦੀ ਸੇਜ ਉੱਪਰ। 
ਜ਼ਬਰਦਸਤੀ ਕਰਿ ਹਮੈਂ। 

ਇਹੁ ਉਸਤਰਯਾਂ ਕੀ ਮਾਲ ਪਾਈ, 

ਗਰਿ ਗੁਰਸਾਈ ਉਨੈ ਮੈਂ। 

ਨਹਿਂ ਸੂਖ ਪਾਯੋ ਉਸੀ ਦਿਨ ਤੇ, 

ਸਹੇ ਅਨਿਕ ਕਲੇਸ਼ ਹੈਂ। 

ਅਬਿ ਸੀਸ ਦੈਨੋ ਭੀ ਪਰਿਜੋ, 

ਗੁਰ ਹੋਵਨੇ ਪਰ ਬੇਸ' ਹੈ ॥ ੨੦॥ ਸ੍ਰੇਸ਼ਟ ਜਾਂ ਵੱਡੇ ਗੁਰੂ ਹੋਣ ਕਰਕੇ। 
ਸੁਖ ਹੈ ਲਘੂ ਜੋ ਹੋਨ ਮੈਂ', ਜੋ ਛੋਟੇ ਹੋਣ ਵਿੱਚ। 

ਨਹਿਂ ਬਡੇ ਕਿਨਹੁੰ ਸੋ ਲਹਯੋ'। ਉਹ ਸੁਖ ਕਿਸੇ ਨੇ ਵੱਡੇ ਬਣ ਕੇ ਨਹੀਂ ਲਿਆ। 
ਇਸ ਹੇਤੁ ਨਿੰਦਯੋ ਸੇਰ ਕੋ! ਗੁਰਿ, 'ਭਾਵ ਵੱਡੇ ਨੂੰ। 

ਧੰਨ ਪਾਈਏ ਕੋ' ਕਹਯੋ। 'ਭਾਵ ਛੋਟੇ ਨੂੰ। 

ਜਨ ਬਡੀ ਅੰਗੁਰੀ ਛੋਰਿ, ਮੁੰਦਰੀ 

ਲਘੂ ਕੋ ਪਹਿਰਾਇ ਹੈਂ। 

ਤਜਿ ਬਡੇ ਕੋ ਲਘੂ ਸੁਤ ਤਈਂ', 

ਸੀਗਾਰ ਕਰਤਿ ਲਡਾਇ ਹੈਂ! ॥੨੧॥ 

ਬਡ ਬ੍ਰਿੱਛ ਹੀ ਕੋ ਪੌਨ ਤੋੜਤਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1147 


ਰਹੈਂ ਲਘੁ ਦਿਢ ਅੰਤਰੈਂ”। 
“ਗੁਰ ਕਹਜੋ ਯਾਂ ਤੈ ਜਗਿ ਬਡਜਾਈ, 


ਪਾਗੀਏ ਬੈਸੰਤਰੈਂ”। 

ਮਮ ਪੂਤ ਤੋ, ਨਹਿਂ ਚਹਿਤ ਥੋ 

ਬਡ ਬਨਨ, ਮੈਹੂੰ ਬਨਾਇਓ। 

ਫਲ ਉਸੀ ਜਬਰੀ' ਨੇ ਹਮੈਂ, 

ਇਹੁ ਅਧਿਕ ਦੂਖ ਦਿਖਾਇਓ ॥੨੨॥ 
ਇਸ ਭਾਂਤਿ ਪਸਚਾਤਾਪ ਕਰਿ, 
ਬਿਰਲਾਪ ਆਂਸੂ ਡਾਰ ਹੈ। 

ਸ੍ਰੀ ਗੂਜਰੀ ਕੀ ਦਸ਼ਾ, ਦਹਿ ਗੁਨ 

ਮਾਤ ਤੈ ਭੀ ਭਾਰ ਹੈ'। 

ਥਿਰਿ ਸਾਸ ਢਿਗ ਭਰਿ ਸ੍ਰਾਸ', ਅਧਿਕ 
ਉਦਾਸਿ, ਕਹਿ ਮੈਂ ਊਜਰੀ'। 

ਮੁਖਿ ਕਾਂਤਿ' ਸਾਂਤਿ, ਬਿਲਾਤ ਛਿਨ ਛਿਨ 
ਜਾਤਿ', ਬਾਤ ਨ ਸੂਝਰੀ? ॥ ੨੩॥ 
ਸਭਿ ਅੰਗ ਸੂਕ ਕੁਰੰਗ ਭੇ', 

ਨਹਿਂ ਆਂਖ ਇਕ ਛਿਨ ਸੂਕਤੀ। 

ਜਲ ਸੀਚ ਨੈਨਨਿ ਤਨ ਰਖਜੋ, 

ਨਤ ਬਿਰਹਿ ਅਗਨੀ' ਫੂਕਤੀ। 

ਇਮ ਰਹਿਤ ਬਯਾਕੁਲ ਦਹਿਤਿ' ਚਿੰਤਾ, 
ਕਹਿਤਿ ਆਪਸ ਮਾਹਿੰ ਹੈਂ। 

ਕਿਛੁ ਖਬਰ ਆਈ ਨਾਹਿ ਹੈ ॥੨੪॥ 
ਜੁਗ' ਮਾਤ ਜਾਨਤਿ ਜਦਪਿ ਥੀ, 
ਪ੍ਤਾਪ ਸ਼ਕਤੀ ਗੁਰਿ ਭਲੈ'। 

ਪਰ ਮੋਹ ਮਾਯਾ ਮੈਂ ਫਸੀ, 
ਵੀਚਾਰ ਦਾਰਾ ਨਹਿ ਚਲੈ। 

ਤਿਯ ਹੋਤ ਭੀਰੂ ਸਹਿਜ ਇਕ', 


'ਚ (ਅੰਤਰੈਂ ) ਫ਼ਰਕ ਹੈ। 

#ਸੂੀ ਗੁਰੂ ਗੁੰਥ ਸਾਹਿਬ ਵਿੱਚ ਅਸਲ ਤੁਕ ਐਉਂ ਹੈ: "ਲੋਕਨ 
ਕੀਆ ਵਡਿਆਈਆ ਬੈਸੰਤਰਿ ਪਾਗਉ"॥ (ਪੰਨਾ ੮੦੮) 
'ਅੱਗ 'ਚ ਪਾ ਦਿਉ। 


ਬਹੁਤੀ (ਦੁਖਦਾਈ) ਹੈ। 

'ਹਾਹੁਕੇ ਲੈ ਕੇ। 

ਮੈਂ ਉਜੜ ਗਈ। 

'ਚਮਕ, ਸ਼ੋਭਾ। 

'ਖਿਨ ਖਿਨ 'ਚ ਮਿਟਦੀ ਜਾ ਰਹੀ ਹੈ। ਸੁੱਝਦੀ। 
'ਖੋਟੇਰੰਗ ਦੇ ਹੋ ਗਏ। 


'ਦੋਵੇਂ। 
'ਭੁਲੀ ਤਰ੍ਹਾਂ ਗੁਰਾਂ ਦੀ। 


'ਇਕ ਤਾਂ ਇਸਤ੍ਰੀਆਂ ਸੁਭਾਵ ਕਰ ਕੇ ਡਰਾਕੁਲ ਹੁੰਦੀਆਂ 
ਹਨ। 





1148 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


<੨ ੮)? 


ਪੁਨ ਸੁਨਜਯੋ ਨੌਰੰਗ ਦੁਰਮਤੀ। 
ਜਿਹ ਜ਼ੁਲਮ ਦਾਵਾਨਲ' ਜਲਾਇ, 
ਸੁਰਹੀ ਜਗ ਬਨ ਕੋ ਅਤੀ ॥ ੨੫॥ 
ਨਿਜ ਓਕ ਮੈਂ” ਯੁਤ ਸੋਕ ਬੈਠੀ, 
ਦ੍ਰਾਰ ਕੀ ਦਿਸ ਹੇਰਿ ਹੈਂ। 

ਉਤ ਨੌਮ ਗੁਰ ਤੇ ਲੈ ਸੰਦੇਸੋ, 
ਅਯੋ ਸਿਖ ਬਿਨ ਦੇਰ ਹੈ। 

ਤੁਰਿ ਆਇ ਪੁਰਿ ਆਨੰਦ ਬੰਦਿ', 
ਸੁ ਦਯੋ ਪੱਤ੍ਰਾ ਗੁਰਿ ਤਈਂ'। 

ਉਨਿ ਪਢਿ ਸੁਨਾਯੋ ਮਾਤ ਕੋ, 
ਸੁਨਿ ਸੋਕ ਅੱਤਰ' ਸੋ ਭਈ ॥੨੬॥ 
ਜਲ ਧਾਰ ਬਹਿਤਿ ਅਸਾਰ' ਨੈਨਨਿ, 
ਚੈਨ ਐਨ' ਬਿਨਾਸ ਭੀ। 

ਭਰਿ ਸ੍ਰਾਸ ਹੋਇ ਨਿਰਾਸ ਮਿਲਨੋ, 
ਨੁਖਾ ਸਾਸ' ਉਦਾਸ ਭੀ। 
ਕੁਮਲਾਇ ਗੀ ਘਬਰਾਇ, 
ਬਦਲਾਇ ਗੀ ਤਨ ਕਾਂਤਿ' ਹੈ। 
ਜਨੁ ਕਾਟਿ ਡਾਰੀ ਬੇਲਿ', ਮਿਿਗੀ 
ਸਿੰਘ ਕੀਨੀ ਘਾਤ ਹੈ' ॥੨੭॥ 
ਵਹਿ ਬਾਤ ਬੱਜੂ-ਪਾਤ ਸੀ', 

ਸਮ ਤਾਰ ਸਾਬਨ ਫਿਰ ਗਈ। 
ਧਰ ਪਰੀ ਖਾਇ ਭਵਾਰਿ', 
ਚਿੱਠੀ ਸਾਇ' ਡਾਇਨ ਜਨ ਭਈ। 
ਗੁਰ ਦਸਮ ਜੱਦਪਿ ਬਾਲ ਥੇ, 

ਪਰ ਮਾਤ ਬਹੁ ਸਮਝਾਈਆ। 
ਤੁਮ ਇਤ ਤੀਆ ਸਮ ਨਹੀਂ', 


ਗੁਰ ਪਤਨੀਆਂ ਅਰੁ ਮਾਈਆਂ ॥ ੨੮ ॥ 


ਬਡ ਭਾਗਨੀ ਤੁਮ ਲਖੋਂ ਨਿਜ ਕੋ, 
ਤਜੋ ਚਿੰਤ ਵਿਚਾਰ ਹੈ। 
ਸਿਰ ਦੈਹ ਜਿਨਿ ਕਾ ਪਤੀ ਪੁੱਤ, 


'ਡਉ (ਜੰਗਲ ਸਾੜਨ ਵਾਲੀ) ਅਗਨੀ। 


।ਆਪਣੇ ਘਰ ਵਿੱਚ। 


।ਨਮਸਕਾਰ ਕਰਕੇ। 
'ਗੁਰੂ ਕਲਗੀਧਰ ਜੀ ਨੂੰ। 


'ਸ਼ੋਕ ਨਾਲ ਵਿਆਕੁਲ। 
'ਲਗਾਤਾਰ। 
ਸਾਰੀ ਸ਼ਾਂਤੀ। 


'ਨੂੰਹ ਤੇ ਸੱਸ। 


'ਚਮਕ, ਸ਼ੋਭਾ। 

'ਵੇਲ, ਵੱਲ। 

'ਸ਼ੇਰ ਨੇ ਹਰਨੀ ਮਾਰ ਦਿੱਤੀ। 
'ਬਿਜਲੀ ਦੇ ਡਿੱਗਣ ਵਾਂਗ ਸੀ। 


'ਭਵਾਟਣੀ। 
!ਉਹ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1149 


ਹੇਤ ਧਰਮ ਉਪਕਾਰ ਹੈ। 
ਇਕ ਦੋਹਰੇ ਦਾ ਭਾਵ ਹੈ। ਉਹ ਦੋਹਰਾ ਇਹ ਹੈ: ਜਨਨੀ ਜਨੈ 

ਤਾ ਭਗਤ ਜਨ ਕੈ ਦਾਤਾ ਕੈ ਸੂਰ। ਨਹੀਂ ਤਾਂ ਜਨਨੀ ਬਾਂਝ ਰਹੈ 
ਕਾਹਿ ਗਵਾਵੈ ਨੂਰ। 

ਇਹੁ ਤੀਨ ਹੀ ਨਰ ਸਿ੍‌ਸ਼ਟ ਹੈਂ। 

ਇਨ ਬਿਨਾਂ ਔਰੇ ਕੀਟ ਸੇ' ਜਨ, ਕੀੜਿਆਂ ਵਰਗੇ। 

ਲਖੋ ਸਰਬ ਕਨਿਸ਼ਟ' ਹੈਂ ॥੨੯॥ ਨੀਚ, ਪਾਮਰ। 

ਪੁਨ ਸ਼ਬਦ ਜੋ ਗੁਰ ਪਨੇ ਥੇ, 

ਸੋ ਲਗੇ ਦਸਮ ਸੁਨਾਵਨੇ। 

ਕਰਯੋ ਧੀਰ ਧਰਾਵਨੇ। 

ਇਸ ਹੇਤ ਮਾਤੈਂ ਦਿਢ ਬਖਯਾਤੈ, 

ਜਗਿ ਸੰਘਾਤੈ ਤੁਛ ਲਖਯੋ'। 'ਜਗਤ ਨੂੰ ਨਾਸ-ਰੂਪ ਤੇ ਤੁੱਛ ਜਾਣਿਆ। 

ਉਤ ਗੁਰੂ ਸਾਨੰਦ ਪਿੰਜਰੇ ਮੈਂ, 

ਰਹੇ ਦਿੱਲੀ ਧਰਮ ਰਖਯੋ ॥ ੨੦॥ 

ਪੁਨ ਦਿਲਿ ਦਿਲੇਸ' ਦਿਲੀਲ ਥੱਟ”, 'ਨੁਰੰਗੇ ਨੇ। “ਧਾਰ ਕੇ। 

ਉਮਰਾਵ ਗੁਰ ਪੈ ਦੂ ਪਨੇ। 

ਉਨਿ ਬਾਤ ਭਾਂਤਿ ਅਨੇਕ ਰਚਿ, 

ਭੈ ਲੋਭ ਦੈਨੇ ਬਹੁ ਠਟੇ'। 'ਕੀਤੇ। 

ਲਿਹੁ ਦੀਨ', ਕੈ ਦਿਹੁ ਸੀਸ ਅਜ਼ਮਤ, ।ਇਸਲਾਮ ਧਰਮ। 

ਏਕ ਕਰਨੋਂ ਇਹੁ ਪਵੈ। 

ਸੁਖ ਸਦਨ' ਬਦਨ ਪੁਸੰਨ?, ਕਦਮ 'ਸੁੱਖਾਂ ਦੇ ਘਰ। 'ਪ੍ਰਸੰਨ ਮੁਖ। 

ਕਲੇਸ਼', ਛਦਨ ਨ ਜਿਨਿ ਭਵੈ” ॥੩੧॥ 'ਕਲੇਸ਼ ਨੂੰ ਕੱਟਣ ਵਾਲੇ। “ਜਿਨ੍ਹਾਂ (ਦੇ ਸਰੂਪ) ਦਾ (ਛਦਨ) 
ਕੱਟਣਾ ਨਹੀਂ ਹੋ ਸਕਦਾ। 


ਲਗ ਰਹੀ ਲਗਨ ਕਰਤਾਰ ਹੈ। 
ਗੁਰ ਕਹਯੋ ਦੀਨ ਅਕਾਲ ਕਾ, 
ਹਮ ਗਹਯੋ ਔਰ ਨਾ ਧਾਰ ਹੈ। 
ਕਰਮਾਤ ਦੈਨੀ ਕਹਿਰ' ਹੈ, 
ਸੋ ਨਾਹਿੰ ਸੰਤ ਕਮਾਇ ਹੈਂ। 





1150 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਬਿ ਦੂਈ ਦਿਲ ਸੈ ਦੂਰ ਭੀ, 

ਤਬਿ ਕਿਆ ਬਨਾਵ' ਬਨਾਇ ਹੈਂ ॥੩੨॥ 

ਸਿਰ ਦੈਨ ਕੋ ਹੈਂ ਤਿਆਰ, ਲਿਹੁ 

ਜਿਮ ਚਾਹਿ, ਹਮ ਨਹਿ ਡਰਤ ਹੈਂ। 

ਇਹੁ ਚਮ ਚਮਾਰਨਿ ਮਾਰ ਮੱਥੇ, 

ਜਾਇ ਭਿਸ਼ਤੈ' ਬਰਤ ਹੈਂ”। 'ਜਾ ਕੇ ਸੁਰਗਾਂ 'ਚ ਰਹਾਂਗੇ। 
ਇਕ ਦਯੋਸ ਮਰਨੋਂ ਮੂੰਡਿ' ਸਬਿ ਕੇ, 'ਸਿਰ ਤੇ ਹੈ। 
ਅਯੋ ਜੋ ਜਗ ਮਾਂਹਿ ਹੈ। 

ਦਿਨ ਚਾਰ ਸੂਪਨ ਸੰਸਾਰ ਹਿਤ, 

ਈਮਾਨ ਖੋਵੈ ਕਾਹਿ ਹੈਂ ॥੩੨੩॥ 

ਉਨਿ ਜਾਇ ਭਾਖਜੋ ਸ਼ਾਹਿ ਪੈ, 

ਨਹਿੰ ਗੁਰੁ ਡੁਲਾਯੋ ਡੋਲ ਹੈਂ। 

ਮਾਰਫਤ' ਮੈਂ ਬੋਲ ਹੈ'। 

ਕਾਂਹਿ ਔਰੈਂ ਖਿਆਲ ਹੈ। 

ਇਤ ਗੁਰੂ ਜਾਨਯੋ ਦੇਹ ਕਾ ਮਮ, 

ਢੁਕਯੋ ਢਿਗ ਅਬਿ ਕਾਲ ਹੈ ॥੩੪॥ 

ਮੰਗਵਾਇ ਪੈਸੇ ਸਿਰੀ ਫਲ', 'ਨਲੇਰ। 
ਧਰਿ ਧਯਾਨ ਮਾਥ ਝੁਕਾਇ ਕੈ। 

ਗੁਰਿ ਦਿਤੇ ਕਰ ਗੁਰਦਿਤੇ ਕੇ', 'ਗੁਰਾਂ ਨੇ ਭਾਈ ਗੁਰਦੱਤੇ ਦੇ ਹੱਥ ਦਿੱਤੇ। 
ਇਮ ਕਹਯੋ ਦਿਢ ਸਮਝਾਇ ਕੈ। 

ਜਿਮ ਨਾਹਿ ਚਿੰਤਾ ਮਾਤ ਕੋ ਹੂ, 

ਤੈਸ ਤੁਮ ਸਮਝਾਈਓ। 

ਨਹਿਂ ਰੋਕ ਹੈ ਤੁਹਿ ਕੋਇ ਈਹਾਂ, 

ਸਮੁਖ ਸਬਿ ਕੇ ਜਾਈਓ ॥੨੫॥ 

ਵਹਿ ਨੈਨ ਜਲ ਭਰਿ ਮਾਨਿ ਆਗਯਾ, 
ਬੰਦਨਾ ਕਰਿ ਤੁਰਿ ਗਜੋ। 

ਪਾਸ ਊਦਾ' ਸਿਖ ਰਹਜੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1151 


ਪੁਨ ਗੁਰੂ ਤਾਂਈ ਸ਼ਾਹਿ ਨਿਜ ਢਿਗ, 

ਬੋਲਿ ਬਹੁਤ ਮਨਾ ਚੁਕ੍ਯੋ। 

ਗੁਰੁ ਕਹਯੋ ਫਿਰ ਹੈ ਬਚਨ ਨਹਿ", 

ਗਜ ਦਾਂਤ' ਨਿਕਸ ਨ ਜਜੋਂ ਲੁਕਯੋ ॥ ੨੬॥ 

ਤੁਮ ਭੀ ਨ ਜੀਵਤ ਰਹੋਗੇ, 

ਵਿਚ ਅਗਨਿ ਦੋਜਖ ਦਹੋਗੇ'। 

ਬਹੁ ਜ਼ੁਲਮ ਕਰਤਿ ਅਨਯਾਇ ਜਜੋਂ, 

ਤੋਂ ਬਹੁਤ ਹੀ ਦੁਖ ਸਹੋਗੇ। 

ਤੁਮਰੋ ਪਿਤੰਦਰ' ਜੋ ਪਿਕੰਬਰ, 'ਮਾਲਕ। 

ਲਾਇ ਲੈੰਬਰ ਰਖਨ ਕੋ'। (ਨਰਕ ਤੋਂ) ਰੱਖਣ ਲਈ ਨੰਬਰ ਲਾਵੇਗਾ ਭਾਵ ਗਿਣਤੀ 'ਚ 
ਰੱਖੇਗਾ। 

ਤਬਿ ਸੋ ਭੀ ਤੁਮਰੇ ਸੰਗ ਜੈਹੈ, 

ਦੋਜਕੈਂ ਰਸ ਚਖਨ ਕੋ ॥੩੭॥ 

ਤਪ ਜੱਗ ਦਾਨ ਮਹਾਨ ਕਰਿ ਕੈ, 

ਜੀਵ ਰਾਜ ਲਹਾਇ ਹੈ”। ਪ੍ਰਾਪਤ ਕਰਦੇ ਹਨ। 

ਪਰਮਾਦ ਮਦਰਾ ਪਾਨ ਕਰਿ', '(ਰੱਬ ਨੂੰ) ਭੁੱਲ ਕੇ ਤੇ ਸ਼ਰਾਬ ਪੀ ਕੇ। 

ਫਿਰਿ ਨਰਕ ਮੈਂ ਸੋ ਜਾਇ ਹੈਂ। 

ਦੁਖ ਦੇਤਿ ਖਲਕੈ ਬਿਨ ਗੁਨਾਹਨਿ, 

ਜੋ ਸੰਤਾਵਤਿ ਕਾਂਹਿ ਹੈਂ। 

ਤਿਲ ਈਖ ਸਮ' ਸੋ ਜਾਂਹਿ ਪੀੜੇ, 

ਤਰਫਤੇ ਬਿਲਲਾਹਿ ਹੈਂ! ॥ ੩੮॥ 

ਵਹਿ ਲੇਤਿ ਹੈ ਹਿਸਾਬ ਖਾਲਕ', 

ਦੇਤਿ ਤਾਂਹਿ ਅਜ਼ਾਬ' ਹੈ। 

ਸੁਨਿ ਸ਼ਾਹਿ ਰਿਸ ਕੈ ਦੁਸ਼ਟਿ, 

ਦੀਨੇ ਕਸ਼ਟ ਪੁਸ਼ਟ' ਖਰਾਬ ਹੈ। 

ਗੁਰੁ ਰਹੇ ਆਨੌਦ ਏਕ ਰਸ, 

ਵਹਿ ਹਾਰਯੋ ਝਖ ਮਾਰ ਕੈ। 

ਫਿਰ ਲਯੋ ਫਤੁਵਾ' ਕਾਜੀਆਂ ਤੈ, 

ਕਤਲ ਗੁਰੁ ਕਾ' ਹਾਰ ਕੈ ॥੨੯॥ 

ਦਿਨ ਪੀਰ ਕੇ' ਦੋਪਹਿਰ ਕੋ, 





[152 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੋ ਕਤਲ ਪੀਰ ਹਿੰਦਾਨ ਕੋ। 

ਕੇਰ', ਨਰਨਿ ਦਿਖਾਨਿ ਕੋ। 'ਮੁਸਲੀ ਦੇ (ਪੁੱਤਰ) ਨੇ। 

ਗੁਰੁ ਥਿਰੇ ਕਾਰਾ-ਗ੍ਹਿ ਵਿਖੇ', 'ਜੇਹਲ ਖ਼ਾਨੇ ਵਿੱਚ। 
ਪ੍ਰਸੰਨ ਬਦਨ ਮਹਾਂਨ ਹੈਂ। 

ਬਹੁ ਰਚੇ ਸ਼ਬਦ ਸਲੋਕ, ਦਾਇ 

ਬਿਸੋਕ', ਪਦ ਨਿਰਬਾਣ ਹੈਂ? ॥ ੪੦ ॥ 'ਅਨੰਦ ਦੇਣ ਵਾਲੇ। “ਦੁਖਰਹਿਤ ਪਦਵੀ (ਦੇਣ ਵਾਲੇ) ਹਨ। 
ਤਥਾ ਹੀ 

ਜੈਜਾਵੰਤੀ ਮਹਲਾ ੯ ॥ 

ਰਾਮ ਸਿਮਰਿ ਰਾਮ ਸਿਮਰਿ ਇਹੈ ਤੇਰੈ ਕਾਜਿ ਹੈ 

| 

ਮਾਇਆ ਕੋ ਸੰਗੁ ਤਿਆਗਿ ਪ੍ਰਭ ਜੂ ਕੀ ਸਰਨਿ 

ਲਾਗ ॥ 

ਜਗਤ ਮੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ 

॥੧॥ ਰਹਾਉ ॥ 

ਸੁਪਨੇ ਜਿਉਂ ਧਨੁ ਪਛਾਨੁ ॥ 

ਕਾਹੇ ਪਰ ਕਰਤ ਮਾਨੁ ॥ 

ਬਾਰੂ ਕੀ ਭੀਤਿ ਜੈਸੇ' ਬਸੁਧਾ ਕੋਰਾਜੁ ਹੈ? ॥੧॥ _ 'ਰੇਤੇ ਦੀ ਕੰਧ ਵਾਂਗ। “ਧਰਤੀ ਦਾ ਰਾਜ ਹੈ। 
ਨਾਨਕ ਜਨ ਕਹਤ ਬਾਤ ॥ 

ਬਿਨਸਿ ਜੈਹੈ ਤੇਰੋ ਗਾਤ' ॥ 'ਸ਼ਰੀਰ। 

ਛਿਨੁ ਛਿਨੁ ਕਰਿ ਗਇਓ ਕਾਲੁ' ਤੈਸੇ ਜਾਤੁ ਆਜੁ 'ਕੱਲ। 

ਹੈ ॥੨॥੧॥ 

(ਪੰਨਾ ੧੩੫੨) 

ਪੁਨਾ 

ਸਲੋਕ ਮਹਲਾ ੯ ॥ 

ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ' _'ਨਿਸਫ਼ਲ। 

ਕੀਨ ॥ 

ਕਹੁ ਨਾਨਕ ਹਰਿ ਭਜੁ ਮਨਾ ਜਿਹਿ ਬਿਧਿ ਜਲ ਕੌ 'ਜਿਵੇਂ ਪਾਣੀ ਨੂੰ ਮੱਛੀ (ਯਾਦ ਕਰਦੀ ਹੈ)। 
ਮੀਨ' ॥੧॥ 

(ਪੰਨਾ ੧੪੨੬) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1193 


ਚੌਪਈ: 

ਇਤਯਾਦਿਕ ਗੁਰ ਸ਼ਬਦ ਸਲੋਕ। 

ਉਚਰੇ ਤਬਿ ਬਹੁ ਦਾਇ ਬਿਸੋਕ। 

ਪੁਨ ਨਿਜ ਨਿੰਮਿ੍‌੍‌ਤਾ ਪੁਭੁ ਆਗੈ। 
ਬਿਨਤੀ ਕੀਨੀ ਸਹਿ ਵੈਰਾਗੇੈ ॥੪੧॥ 

ਦੋਹਰਾ ॥ 

ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ 

| 

ਕਹੁ ਨਾਨਕ ਅਬ ਓਟ ਹਰਿ ਗਜਿ ਜਿਉ ਹੋਹੁ 'ਜਿਵੇਂ ਤੰਦੂਏ ਤੋਂ ਹਾਥੀ ਨੂੰ ਛੁਡਾਇਆ ਸੀ ਤਿਵੇਂ ਸਹਾਇਕ 
ਸਹਾਇ' ॥ ਹੋਵ। 
(ਪੰਨਾ ੧੪੨੯) 

ਬਿਨਤੀ ਏਹੁ ਜਬੈ ਗੁਰੁ ਕਈ। 

ਯਾ ਬਿਧਿ ਤਬਿ ਨਭ ਬਾਨੀ ਭਈ'। 

ਬਲ ਹੋਆ ਬੰਧਨ ਛੁਟੇ ਸਭ ਕਿਛੁ ਹੋਤ ਉਪਾਇ 

| 

ਨਾਨਕ ਸਭ ਕਿਛੁ ਤੁਮਰੈ ਹਾਥ ਮੈਂ ਤੁਮ ਹੀ ਹੋਤ 

ਸਹਾਇ ॥ 

(ਪੰਨਾ ੧੪੨੯) 

ਜਬਿ ਜ੍ਰਾਬ ਇਹੁ ਦਿਯ ਪ੍ਰਭ ਸ੍ਹਾਮੀ। 

ਮੁਦਤਿ ਭਏ' ਗੁਰੁ ਪੂਰਨ ਕਾਮੀ? ॥ ੪੨॥ ਅਨੰਦ ਹੋ ਗਏ। “ਕਾਮਨਾ ਪੂਰੀਆਂ ਕਰਨ ਵਾਲੇ। 
ਕੇਚਿਤ' ਕਹਿਤਿ ਦਸਮ ਗੁਰੁ ਪਾਸੈਂ। 'ਕਈ ਲੋਕ। 
ਪ੍ਰਥਮ ਸਲੋਕ ਪਠਯੋ ਗੁਰੁ ਖਾਸੈਂ'। ।ਆਪ। 
ਦੁਤੀ ਸਲੋਕ ਉੱਤਰ ਦਸਮੇਸੂ। 

ਦੀਨੋ ਨੌਮੇ ਗੁਰੈਂ ਵਿਸੇਸੂ ॥ ੪੨॥ 

ਹਮ ਇਸ ਕੋ ਭੀ ਮਾਨਤਿ ਸਹੀ। 

ਗੁਰੁ ਪ੍ਰਮੇਸ਼ਰ ਏਕੋ ਅਹੀ। 

ਅਬਿ ਪੁਸੰਗ ਸੁਨੋ ਮਨ ਲਾਈ। 

ਨੌਰੰਗ ਡੌਂਡੀ ਜਬੈ ਫਿਰਾਈ ॥ ੪੪॥ 

ਸੁਨਿ ਦਿਲਵਾਲੀ ਸਿੱਖਨਿ' ਠਰਾਈ। 
ਦਰਖਾਸਤ ਢਿਗ ਸ਼ਾਹਿ ਪਠਾਈ। 





1154 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇਤਕ ਹੈ ਤੌਫੀਕ' ਹਮਾਰੀ। 

ਦੇ ਹੈਂ ਜਰ' ਗੁਰੁ ਬਦਲੇ ਭਾਰੀ ॥ ੪੫ ॥ 
ਕਹਸੋ ਨੁਰੰਗ ਸਵਾ ਲੱਖ ਲੈ ਹੋਂ। 

ਤਬਿ ਮੈਂ ਤੁਮਰੇ ਗੁਰੈਂ ਤਜੈ ਹੋਂ। 
ਸਿੱਖਨਿ ਕੀਨ ਰੁਪੱਯਾ ਕੱਠਾ। 

ਨੌਮ ਗੁਰੂ ਇਹ ਸੁਨਿ ਕਹਿ ਪੱਠਾ' ॥ ੪੬॥ 
ਹਮ ਹਿਤ ਜੋ ਧਨ ਤੁਰਕੈ ਦੈ ਹੈ। 

ਤਿਸ ਕਾ ਲੋਕ ਪੁਲੋਕ ਨਸੈ ਹੈ। 

ਕਿਆ ਗੁਰੁ ਘਰ ਮੈਂ ਸ਼ਕਤੀ ਨਾਹੀਂ। 
ਅਜ਼ਮਤ' ਦੌਲਤ ਦੈ ਨ ਸਕਾਹੀਂ ॥੪੭॥ 
ਪਰ ਹਮ ਧਰਮ ਹੇਤ ਸਿਰ ਦੈ ਹੈਂ। 

ਆਦਿ ਗੁਰੂ ਕਾ ਬਚਨ ਕਮੈ ਹੈਂ। 

ਤਨ ਤੋ ਬਿਨਸਨ ਹਾਰੋਂ ਹੱਯੇ। 

ਮੂੰਡ' ਕਲੈਕ ਤ੍ਰਕੇਸੈਂ ਦੱਯੇ ॥੪੮॥ 
ਹਮਰੀ ਲੀਲਾ ਹਮ ਹੀ ਜਾਨੈਂ। 

ਤੁਮ ਕੋ ਚਹੀਏ ਬੀਚ ਨ ਆਨੈ। 

ਹੁਕਮ ਗੁਰੂ ਕਾ ਸਿੱਖ ਸੁਨੈ ਕੈ। 

ਰਹੇ ਮੌਨ' ਧਨ ਧੰਨ ਅਲੈ ਕੈ” ॥੪੯॥ 
ਪੁਨ ਨੌਰੰਗ ਇਹੁ ਸ੍ਰਾਲ ਅਲਾਯੋ। 

ਤੇਗ ਬਹਾਦਰ ਨਾਮ ਧਰਾਯੋ। 

ਤੇਗ ਬਹਾਦਰੀ ਤੁਮ ਕਿਆ ਕਰੀ। 

ਹਮੈਂ ਬਤਾਵੇ ਸੋ ਅਬਿ ਭਰੀ' ॥੫੦॥ 'ਚੰਗੀ ਤਰ੍ਹਾਂ। 
ਕਹੋ ਗੁਰੁ ਤੁੰ ਲਖਤਿ ਨ ਅਰੇ'। 'ਹੇ (ਨੁਰੰਗੇ) ਤੂੰ ਨਹੀਂ ਜਾਣਦਾ। 


ਕੋ ਬਹਾਦਰੀ ਸਿਰ ਤੋਂ ਪਰੇ। 

ਸੋ ਸਿਰ ਧਰਮ ਹੇਤ ਹਮ ਦੈ ਹੈਂ। 

ਜੇ ਗੀਦੀ ਤੂੰ ਇਹੁ ਨਾ ਲਥੈ ਹੈਂ ॥੫੧॥ 
ਤੋ ਇਕ ਔਰ ਪਰਖ ਲੈ ਅਬੈ। 

ਗਰ ਮਮ! ਕਟੈ ਤੇਗ ਨਹਿ ਕਬੈ। 

ਸੁਨਿ ਨੌਰੰਗ ਨੌਰੰਗ' ਇਹ ਬਾਨੀ। 
ਕਰਾਮਾਤ ਦੇਵਤਿ ਅਬਿ ਜਾਨੀ' ॥੫੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1155 


ਤੇਗ ਬੇਗ ਖਰ' ਤੁਰਕਿ ਮੰਗਾਈ। 
ਸੱਯਦ ਦੀਨ ਜਲਾਲਹਿ ਦਜਾਈ'। 
ਹੁਤੋ ਸੁ ਬਿਦਯਾ ਬਲ ਮੈਂ ਪੂਰੋ। 

ਕਹਸੋ ਜਾਹੁ ਗਰ ਕਾਟ ਜਰੂਰੋ ॥੫੨॥ 
ਇਤ ਸਤਿਗੁਰ ਕਰਿ ਕੈ ਇਸ਼ਨਾਨਾ। 
ਬਸਤਰ ਪਹਿਰੇ ਅਤਰ ਲਗਾਨਾ। 

ਕੂਪ ਨਿਕਟ ਤਰੁ ਬਟ" ਕੇ ਤਰੇ'। 


ਪਦਮਾਸਨ ਕਰਿ ਬੈਠੇ ਭਰੇ' ॥੫੪॥ 
ਧਯਾਨ ਭਜਨ ਜਿਮ ਕਰਤਿ ਹਮੇਸ਼ੈਂ। 
ਕੀਨੋ ਥਿਰੁ ਕਰਿ' ਤੈਸ ਬਿਸੇਸੈਂ”। 


ਪੁਨ ਭਾਈ ਊਦੇ# ਪ੍ਰਤਿ ਕਹਜੋ। 


ਹਮਰੇ ਨਿਕਟ ਖੜੇ ਤੁਮ ਰਹਯੋ ॥੫੫॥ 
ਸਿਰ ਹਮਰਾ ਧਰ ਤੇ' ਹੂ ਨਿਆਰਾ। 
ਐਹੈ ਤੁਮਰੇ ਬਸਨ ਮੰਝਾਰਾ'। 

ਤੁਮ ਅਨੰਦਪੁਰਿ ਕੋ ਲੈ ਜੱਯੋ 

ਪਿਥੈ ਨ ਕੋਇ ਨਿਸੰਗ ਰਹੱਯੋ ॥੫੬॥ 
ਇਤਨੇ ਮੈਂ ਸੱਯਦ ਚਲਿ ਆਯੋ। 

ਨੌਰੰਗ ਨੌਰੰਗ' ਹੁਕਮੁ ਸੁਨਾਯੋ। 


'ਖੂਹ ਦੇ ਨੇੜੇ ਬੋਹੜ ਦੇ ਦਰੱਖ਼ਤ ਹੇਠ। “ਇਹ ਉਹ ਥਾਂ ਹੈ 
ਦਾ ਹੀ ਹਿੱਸਾ ਸੀ। ਬੋਹੜ ਦਾ ਇਹ ਦਰੱਖ਼ਤ ੧੯੩੦ ਈ. 
ਤੱਕ ਹਰਿਆ ਰਿਹਾ ਪਰ ਸ਼ੋਕ ਕਿ ੧੯੩੦ ਈ. ਵਿੱਚ 
ਗੁਰਦੁਆਰਾ ਸੀਸ ਗੰਜ ਦੀ ਨਵੀਂ ਇਮਾਰਤ ਉਸਾਰਦਿਆਂ 
ਸੁੱਕ ਗਿਆ। ਹੇਠ ਭੋਰੇ ਵਿੱਚ ਉਸ ਬ੍ਰਿੱਛ ਦਾ ਮੁੱਢ ਯਾਦਗਾਰ 
ਵਜੋਂ ਹੁਣ ਤੱਕ ਕਾਇਮ ਹੈ। 

'ਭੁਲੀ ਤਰ੍ਹਾਂ। 


ਬੈਠ ਕੇ। “ਬਹੁਤਾ। 

“ਕਵੀ ਜੀ ਨੇ ਆਪਣੀ ਰਚਿਤ ਪੁਸਤਕ 'ਤਵਾਰੀਖ਼ ਗੁਰੂ 
ਖ਼ਾਲਸਾ' ਛਾਪਾ ਪੱਥਰ ਦੇ ਪੰਨਾ ੨੮੧ 'ਤੇ ਲਿਖਿਆ ਹੈ ਕਿ 
'ਏਸੇ ਅਫੜਾ-ਦਫੜੀ ਵਿੱਚ ਭਾਈ ਜਿਉਣ ਨਾਮੀ ਮਜ਼੍ਹਬੀ 
ਸਿੱਖ ਨੇ ਐਸੀ ਚਲਾਕੀ ਕੀਤੀ ਕਿ ਸਭਨਾਂ ਦੀ ਅੱਖੀਂ ਘੱਟਾ ਪਾ 
ਕੇ ਸੀਸ ਉਠਾ ਕੇ ਅਨੰਦਪੁਰ ਨੂੰ ਤੁਰ ਗਿਆ।' ਅੱਗੇ ਜਾ ਕੇ 
੨੮੨ ਪੰਨੇ 'ਤੇ ਲਿਖਦੇ ਹਨ ਕਿ 'ਓਧਰ ਜਦ ਨੌਮ ਗੁਰੂ ਦਾ 
ਸੀਸ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਪਹੁੰਚਯਾ ਤਾਂ 
ਉਨ੍ਹਾਂ ਨੇ ਸੀਸ ਦਾ ਸਸਕਾਰ ਕੀਤਾ ਤੇ ਰੰਘਰੇਟੇ ਨੂੰ 'ਚੰਘਰੇਟੇ 
ਗੁਰੂ ਕੇ ਬੇਟੇ' ਦਾ ਵਰ ਦਿੱਤਾ ਤੇ ਭਾਈ ਜੈਤੇ ਨੂੰ ਸੰਤ ਪਦਵੀ 
ਬਖ਼ਸ਼ੀ'। 


'ਧੜ ਤੋਂ। 
'ਬਸਤ੍ਰ ਵਿੱਚ। 





1156 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਖੁਸ਼ ਹੂੰ ਗੁਰਿ ਐਸ ਅਲਾਯੋ। 

ਭਲੋ ਸਮਾਂ ਇਹੁ ਹਮੈਂ ਸੁਹਾਯੋ ॥੫੭॥ 
ਪੇਖਨਿ ਹਿਤ ਖਲਕਤ ਬਹੁ ਆਈ। 

ਤਬਿ ਗੁਰ ਬਾਨੀ ਏਹੁ ਅਲਾਈ। 

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ 
| 

ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ 
(ਪੰਨਾ ੮੪੬) 

ਇਹੁ ਤੁਕ ਪਢਿ ਜਬਿ ਗੁਰ ਸਿਰ ਨਾਯੋ'। 
ਪਰੰਬ੍ੂਹਮ ਸੈਂ ਧਜਾਨ ਧਰਾਯੋ' ॥ ੫੮ ॥ 
ਤੇਗ ਬੇਗ! ਜੱਲਾਦ ਉਠਾਯੋ। 

ਧਰ ਤੇ' ਸਿਰ ਨਯਾਰਾ ਦਰਸਾਯੋ। 

ਬਾਰ' ਗਯੋ ਖਾਲੀ ਤਿਸ ਕੇਰਾ। 
ਮਾਚਯੋ ਹਾਹਾ ਕਾਰ ਬਧੇਰਾ ॥ ੫੯ ॥ 
ਅਕਸਮਾਤ' ਤੂਫਾਨ ਭੁਚਾਲਾ। 

ਆਯੋ, ਹੋਯੋ ਸਬਦ ਕਰਾਲਾ'। 

ਸਿਖਿ ਸੀਸ ਝੱਟ ਲਯੋ ਉਠਾਹੀ। 

ਮਗਿ' ਪਗ ਦਯੋ ਨ ਪੇਖਜੋ ਕਾਂਹੀਂ ॥੬੦॥ 
ਨਭ ਸਭ ਅਗਨਿ ਰੂਪ ਦਰਸਯੋ। 

ਲੋਗਨ ਕੇ ਦਿਲ ਪਰ ਗਮ ਛਯੋ। 

ਹਹਿਰ' ਸ਼ਹਿਰ ਮੈਂ ਪਰਗੋ ਪੀਨਾ?। 

ਨੌਰੰਗ ਕਹਿਰ ਜ਼ਹਿਰ' ਬਡ ਕੀਨਾ ॥ ੬੧॥ 
ਦੇਵਨਿ ਜੈ ਜੈਕਾਰ ਮਨਾਏ। 

ਜਾਨਯੋ ਅਬਿ ਤੁਰਕਨਿ ਜਰ' ਜਾਏ। 

ਚਢਿ ਬਿਵਾਨ ਪਰ ਚਾਲੇ ਗੁਰੂ। 

ਉਨਿ ਮੰਗਲ ਗਾਨਾ ਕੀਆ ਸ਼ੁਰੂ ॥ ੬੨॥ 
ਸੰਖ ਬਜਾਵਤਿ ਫੂਲ ਬਰਖਾਵਤ। 

ਦੇਵ ਨਟੀ ਨ੍ਰਿਤਤਿ' ਗੁਨ ਗਾਵਤਿ। 

ਸੱਚ ਖੰਡ ਮੈਂ ਗੁਰਹਿਂ ਪੁਚਾਏ। 

ਨਿਜ ਨਿਜ ਪੁਰਿ ਬੰਦਨ ਕਰਿ ਆਏ ॥੬੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਿਖਿ ਮੁਨਿ ਭਗਤਿ ਗੁਰੂ ਜਗਤੇਸੈਂ'। 
ਇਨਿ ਕਾ ਕਿਯ ਸਿਤਕਾਰ ਬਿਸੇਸੈਂ। 
ਕਹਯੋ ਜੈਸ ਤੁਮ ਕਰਨੀ ਕੀਨੀ। 

ਕੌਨ ਸਕੈ ਕਰਿ ਐਸੀ ਪੀਨੀ ॥੬੪॥ 
ਸੀ ਗੁਰ ਆਦਿ' ਨਿਕਟ ਬੈਠਾਯੋ। 
ਅਜਰ' ਅਮਰ ਅਬਚਲ ਪਦ ਪਾਯੋ। 
ਤੀਨੌ ਸਿੱਖ ਗੁਰੂ ਸੰਗ ਗਏ। 

ਆਦਰ ਨੌਰ ਪਾਵਤੇ ਭਏ ॥ ੬੫ ॥ 
ਦੋਹਰਾ: 

ਗੁਰਿ ਦਾਸਨਿ ਅਰੁ ਗੁਰੂ ਕੀ, 
ਮਹਿਮਾ ਅਪਰ ਅਪਾਰ। 

ਅਬਿ ਇਤ ਦਿਸ ਕੀ ਪੇਮ ਧਰਿ, 
ਗਾਥਾ ਸੁਨੋ ਉਦਾਰ ॥੬੬॥ 

ਚੌਪਈ: 

ਧਰ ਤੈ ਜੁਦਾ ਭਯੋ ਸਿਰ ਜਬੈ। 

ਅਯੋ ਤੁਫਾਨ ਮੁੰਦੇ ਦ੍ਰਿਗ ਸਥੈ'। 

ਪੁਨ ਜਬਿ ਜਮਾਂਦਾਰ ਕੁਤਵਾਲੈਂ। 

ਸਿਰ ਨਹਿ ਪਾਯੋ ਡਰੇ ਬਿਸਾਲੈਂ ॥੬੭॥ 
ਚਿੱਠੀ ਡਿੱਠੀ ਇਕ ਤਹਿ ਪਰੀ। 

ਬੰਧੀ ਡੋਰੈਂ ਸੰਗ ਨਿਹਰੀ। 

ਦਈ ਸ਼ਾਹਿ ਕੋ ਹਾਲ ਸੁਨਾਯੋ। 

ਕਹੋ ਸ਼ਾਹਿ ਗੁਰੁ ਕੂਰ ਅਲਾਯੋ' ॥ ੬੮॥ 
ਹਮਰਾ ਸਿਰ ਨ ਤੇਗ ਸੰਗ ਕਟ ਹੈ। 

ਸੋ ਤੋਂ ਕਟਯੋਂ ਦੇਰ ਬਿਨ ਝਟ ਹੈ। 

ਸੱਯਦ ਕਹਯੋ ਪੀਰਿ ਸਚ ਰਰਯੋ'। 
ਬਿਨਾ ਕਾਟਨੇ ਤੇ ਸਿਰ ਗਿਰਯੋ ॥੬੯॥ 
ਚਿੱਠੀ ਪਢੀ ਤੁ ਇਹੁ ਨਿਕਸਜੋ। 

ਸੀਸ ਦਯੋ ਪਰ ਸਿਰੜ' ਨ ਦਯੋ। 

ਆਇ ਪੁਗਜੋ ਥਾ ਦਿਵਸ ਹਮਾਰਾ। 
ਦਿਯ ਕਲੰਕ ਤੁਰਕੇਸਹਿ' ਭਾਰਾ ॥ ੭੦॥ 


ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ। 
'ਜਰਨ ਤੋ' ਰਹਿਤ। 


1137 





1158 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੰਮ ਚਮਾਰਨ ਮੱਥੇ ਮਾਰਾ। 

ਜਸ ਜਗਿ ਪਾਯੋ ਭਿਸ਼ਤ ਉਦਾਰਾ। 

ਇਹੁ ਸੁਨਿ ਨੌਰੰਗ ਬਹੁ ਪਛੁਤਾਯੋ। 

ਫਿਰ ਕੁਤਵਾਲਹਿਂ ਐਸ ਅਲਾਯੋ ॥ ੭੧॥ 
ਸਿਰ ਕੋਊ ਸਿਖ ਹੀ ਲੈ ਗਯੋ। 

ਭੀਰ ਜਨਨਿ ਮੈਂ! ਨਾਂਹਿ ਲਖ੍ਯੋ। 

ਕਹੋ ਅਬੈ ਸਿਖ ਸਿਦਕੀ ਜੋਈ। 

ਧੜ ਲੇ ਜਾਇ ਜਲਾਵੈ ਸੋਈ ॥ ੭੨॥ 
ਜਬਿ ਵਹਿ ਐਹੈ ਤਬਿ ਤਿਹ ਫਰੀਓ। 
ਸੀਸ ਬਤੈਹੈ ਨਤੁ ਤਹ ਹਰੀਓ'। 

ਚੌਂਕ ਚਾਨਣੀ ਬੀਚ ਬਜਾਰਾ। 

ਧੜ ਗੁਰੁ ਕਾਰਖ ਵਹੀਂ ਉਚਾਰਾ ॥ ੭੩॥ 
ਸਿੱਖ ਭੀ ਘਾਤ' ਤੁਰਕ ਕੀ ਪਾਹੈ?। 

ਰਹੇ ਖਮੋਸ਼' ਦੋਸ਼ ਦੈਂ ਸ਼ਾਹੈ। 

ਦੁਖਤਿ ਦੇਤਿ ਗਾਰੀ ਬਿਬਿਧੈ ਹੈਂ। 
ਕੈਹੈਂ ਜਰ ਤੁਰਕਨਿ ਅਬਿ ਜੈ ਹੈ ॥ ੭੪॥ 
ਨਰ ਨਾਰੀ ਮਗ ਜਾਇ ਜੁ ਓਸੈਂ। 

ਮਨ ਹੀ ਮਨ ਨੌਰੰਗ ਕੋ ਕੋਸੈਂ' ॥ ੭੫॥ 
ਦੋਹਰਾ: 

ਸਿੱਖ ਲਬਾਣਾ ਹੁਤੋ ਇਕ, 
ਲੱਖੀ ਨਾਮ ਉਦਾਰ। 

ਬੈਲ ਲਦਨੀਏ ਗਾਡੀਆਂ', 

ਤਿਸ ਕੇ ਚਲਤਿ ਅਪਾਰ ॥ ੭੬॥ 

ਚੂਨਾ ਦੈ ਸੋ ਕਿਲੇ ਸੈਂ, 

ਆਯੋ ਜਬਿ ਤਿਸ ਨੌਰ। 

ਰੌਰ ਗੋਰ ਨਿਜ ਤੌਰ ਕਰਿ, 

ਭੀਰ ਭਾਰ ਬਡ ਔਰ! ॥ ੭੭ ॥ 


ਚੌਪਈ: 
ਸੰਧਯਾ ਪਰੀ ਛਯੋ ਤਮ' ਸਾਰੇ। 


ਨਹੀਂ ਤਾਂ ਉਸ ਨੂੰ ਮਾਰ ਦਿਉ। 


'ਦਾਅ। “ਪਾ ਕੇ ਭਾਵ ਸਮਝ ਕੇ। 


੭ 


'ਚੁੰਪ। 
'ਅਨੇਕ ਤਰ੍ਹਾਂ ਦੀਆਂ। 


'ਭਾਰ ਲੱਦਣ ਵਾਲੇ ਬੈਲ ਤੇ ਗੱਡੀਆਂ। 


।ਆਪਣੇ ਢੰਗ ਨਾਲ ਬਹੁਤਾਰੌਲਾ ਕੀਤਾ ਅਤੇ ਹੋਰ ਵੀ ਬਹੁਤ 
ਭਾਰੀ ਭੀੜ ਸੀ। 


'ਅਨ੍ਹੇਰਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1159 


ਪਹਰੂ ਗਰਦ ਭੀੜ ਕੇ ਮਾਰੇ। 

ਟਾਂਡਾ' ਸਿੱਖ ਕਾ ਅਧਿਕ ਜੁ ਆਯੋ। ਭਾਰ ਚੁੱਕਣ ਵਾਲੇ ਬੈਲਾਂ ਜਾਂ ਗੱਡੀਆਂ ਦਾ ਝੁੰਡ। 
ਗੁਰ ਮਨਾਇ ਕਰਿ ਧਰ ਉਨਿ ਚਾਯੋ' ॥ ੭੮॥ _'ਉਨ੍ਹਾਂ ਨੇ ਧੜ ਚੁੱਕ ਕੇ। 

ਗਾਡੀ ਪੈ ਧਰ ਸਿਦਕ ਰਖਾਏ'। 'ਗੱਡੀ ਉੱਪਰ ਸਿਦਕ ਨਾਲ ਧੜਰੱਖਿਆ। 
ਛੇੜੇ ਬਲਦ ਸੁ ਜਲਦ ਚਲਾਏ। 

ਦੁਤੀ ਸੰਗੀਯਨ ਕੋ ਕਹਿ ਗਯੋ। 

ਬੈਲ ਲਖਾਵਤਿ' ਦੇਰ ਲਗਯੋ? ॥ ੭੯ ॥ ਲੰਘਾਉਂਦਿਆਂ। “ਲਾ ਦਿਆ ਜੇ। 
ਜਾਇ ਰਕਾਬ ਗੰਜ ਉਨਿ ਘਰ ਹੈ। 

ਲਕਰੀ ਬਹੁ ਛੱਪਰ ਮੈਂ ਧਰ ਹੈ। 

ਕਰਿ ਪਰਜੂਲਤਿ ਆਗ' ਉਨਿ ਗਾਯੋ। 

ਲਗੀ ਆਗ ਕੋਊ ਨਿਕਟ ਨ ਆਯੋ ॥੮੦॥ 

ਟਾਂਡਾ ਤਿਸ ਕਾ ਲਖਤ ਰਹਾਯੋ'। 

ਪਾਂਚ ਘੜੀ ਲੌ ਭੇਤ ਨ ਪਾਯੋ। 

ਪੀਛੇ ਜਬੈ ਪਹਿਰੂਅਨਿ ਹੇਰਾ। 

ਦੇਹ ਨ ਪਾਯੋ ਸਤਿਗੁਰੁ ਕੇਰਾ ॥੮੧॥ 

ਸ਼ੁਭਾ' ਨ ਬਨਜਾਰਜਯੋ'ਂ ਪਰ ਧਾਰੇਂ”। 

ਯੁਤ ਕੁਤਵਾਲ ਖੋਜ ਹੈਂ ਸਾਰੇ। 

ਪੁਨਾ ਏਕ ਕਾਜੀ ਕੇ ਕਹੇ। 

ਅਏ ਰਕਾਬ ਗੰਜ ਸਬਿ ਵਹੇ' ॥੮੨॥ 

ਲਗੀ ਆਗ ਪਿਖਿ ਮਨ ਬਿਸਮਾਏ। 

ਖਬਰ ਪੁਚਾਈ ਸ਼ਹਿ ਢਿਗ ਆਏ। 

ਸਿਰ ਸਮ ਧੜ ਭੀ ਗਾਯਬ' ਭਯੋ। 

ਕੋਊ ਫਰਿਸ਼ਤਾ ਚੁੱਕ ਲੈ ਗਯੋ ॥ ੮੩ ॥ 

ਰਹੇ ਮਾਰ ਝਖ ਹਾਰ ਸਬੈ ਹੀ। 

ਪਤੋਂ ਸੁਰਾਖ' ਨ ਕਿਤੈ ਲਭੈਹੀ। 

ਇਹ ਸੁਨਿ ਪੁਨਾ ਸ਼ਹਿ ਤੱਜਬ ਰਹਾ। 

ਪੀਰ ਖੁਦਾ ਢਿਗ ਪਹੁੰਚਯੋ ਕਹਾ ॥੮੪॥ 

ਆਫਤ' ਕੋਊ ਹਮ ਪਰ ਲਯਾਵੈ। 

ਭਯੋ ਬੁਰਾ ਨੌਰੰਗ ਪਛੁਤਾਵੈ। 

ਨੌਰੰਗ ਜਬਿ ਮਹਿਲੋਂ ਮੈਂ ਸੋਵੈ। 





1160 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਡਰਿ ਡਰਿ ਉਨੈ ਬਯਾਕੁਲ ਹੋਵੈ ॥ ੮੫॥ 

ਕਹੈ ਸਿੱਖ ਮੁਝ ਕੋ ਹੈਂ ਮਾਰਤਿ। 

ਦਿੱਲੀ ਮੈਂ ਸੇ ਬਹਿਰ' ਨਿਕਾਰਤਿ। 

ਕਾਜੀ ਪਾਜੀ' ਮੁੱਲਾਂ ਹਾਜੀ। 

ਹਾਰ ਰਹੇ ਕਰਿ ਜਤਨ ਦਰਾਜੀ' ॥੮੬॥ 

ਕਈ ਰੋਜ ਦੁਖ ਪਾਇ ਮਹਾਹੀਂ। 

ਆਖਰ ਦਿੱਲੀ ਛੋਰੀ ਤਾਹੀਂ। 

ਜੋਰ ਮਰਹੱਟਜੋਂ ਨੇ ਬਡ ਪਾਯੋ। 

ਨੌਰੰਗ ਕਾ ਬਹੁ ਮੁਲਕ ਦਬਾਯੋ ॥੮੭॥ 

ਲਾਖੋਂ ਤੁਰਕ ਕਤਲ ਕਰਿ ਡਾਰੇ। 

ਕਰਿ ਕਰਿ ਜੰਗ ਅਭੰਗ' ਅਪਾਰੇ। 'ਲਗਾਤਾਰ। 
ਰਜਧਾਨੀ ਪੂਨੇ ਸਾਤਾਰੇ। 

ਠਾਣੀ' ਉਨੈ ਮਹਾਨੀ ਭਾਰੇ ॥੮੮॥ 'ਬਣਾਈ। 
ਸੇਵਾ ਜੀ ਨਿਜ ਰਾਜਾ ਥਾਪਜੋ। 

ਦਲ ਬਲ ਮੁਲਕ ਸ਼ਾਹਿ ਕਾ ਖਾਪਯੋ'। 'ਫੌਜ ਦੇ ਜ਼ੋਰ ਨਾਲ ਬਾਦਸ਼ਾਹ ਦਾ ਮੁਲਕ ਦਬਾ ਲਿਆ। 
ਤੀਸ ਬਰਸ ਉਸ ਮੁਲਕ ਮਝਾਰੇ। 

ਨੌਰੰਗ ਲਰਤੋ ਫਿਰਯੋ ਅਪਾਰੇ ॥ ੮੯॥ 

ਪੂਰਬ ਦਿਸ ਤੇ ਲੋਗ ਪੰਡਾਰੇ'। 

ਨੌਰੰਗ ਕੋ ਕਰਿ ਰਹੇ ਲਚਾਰੇ'। 

ਜਿਸ ਦਿਨ ਤੈ ਸਤਿਗੁਰੁ ਸਿਰ ਦੀਓ। 

ਨੌਰੰਗ ਬਿਪਤਾ ਹੀ ਮੈਂ ਜੀਓ ॥੯੦॥ 

ਇਕ ਤੋ ਮਰਜ਼ ਦਮਕਸ਼ੀ' ਬਯਾਪੀ। 

ਨਿਸ ਦਿਨ ਖੋਂ ਖੋਂ ਕਰਿ ਹੈ ਪਾਪੀ। 

ਖਾਣਾ ਪਚੇ ਨਾ ਲਗੇ ਦੁਆਈ। 

ਮਰਜੋ ਮੁਹਿੰਮਨਿ ਮੈਂ ਦੁਖ ਪਾਈ ॥੯੧॥ 

ਜਾਂ ਦਿਨ ਤੇ ਗੁਰੁ ਸਾਕਾ ਕਯੋ। 

ਬਿਪਤਾ ਵਿਚ ਹੀ ਨੌਰੰਗ ਰਹਜੋ। 

ਹਿੰਦੂ ਤੁਰਕ ਨ ਕਰਨਾ ਪਾਯੋ। 

ਤੱਗ' ਤਿਲਕ ਗੁਰੁ ਰੱਖ ਦਿਖਾਯੋ ॥ ੯੨॥ 

ਦਸਮ ਗੁਰੂ ਦਿਸ ਕੀ ਅਬਿ ਗਾਥਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1161 


ਸੁਨੀਏ ਪ੍ਰੇਮੀ ਜਨ ਹਿਤ ਸਾਥਾ। 

ਭਾਈ ਗੁਰਦਿੱਤਾ ਗੁਰਿਆਈ। 

ਲੈ, ਪਹੁੰਚਯੋ ਜਬਿ ਉਨਿ ਢਿਗ ਜਾਈ ॥ ੯੨੩॥ 
ਉਸੀ ਦਿਵਸ ਦਿਢ ਸਭ ਨੇ ਜਾਨਾ। 

ਨੌਮ ਗੁਰੂ ਅਬਿ ਤਜ ਹੈਂ ਪ੍ਰਾਨਾ। 
ਸ਼ੋਕਾਤ੍ਹ' ਸਭਿ ਕੇ ਮਨ ਹੋਏ। 

ਬਡੀ ਮਾਤ ਤੋ ਨਿਸ ਦਿਨ ਰੋਏ ॥੯੪॥ 
ਅਨਿਕ ਭਾਂਤਿ ਕੀ ਬਾਤ ਰਚੈ ਕੈ'। 

ਰਾਖੈਂ ਦਸਮੇਸਰ ਪਰਚੈ ਕੈ। 

ਜਿਸ ਦਿਨ ਦਿੱਲੀ ਗੁਰੁ ਤਨ ਤਜਜਯੋ। 

ਤਿਸ ਦਿਨ ਇਤ ਇਮ ਦਸਮੇਂ ਸਜਯੋ' ॥੯੫॥ 
ਤਜਿ ਪ੍ਰਯੰਕ ਭੂਮਿ ਪਰ ਥਿਰੇ। 


ਦਿਲ ਬਹਿਲਾਵਤਿ ਉਨ ਕਾ ਭਏ' ॥ ੯੬॥ 


ਸੀ ਗੁਜਰੀ ਨਿਜ ਸੂਪਨ ਸੁਨਾਯੋ। 
ਸਰਪ ਸਯਾਮ' ਮਮ ਅੰਗ ਚਬਾਯੋ। 
ਸਿਰ ਧਰ' ਪਿਤਾ ਤੁਮਾਰੇ ਕੇਰਾ। 
ਜੁਦਾ ਭਯੋ ਪੁਨ ਮੈਂਹੂੰ ਹੇਰਾ ॥੯੭॥ 
ਸੀ ਨਾਨਕ ਜੀ ਭਵੈਂ ਸਹਾਈ। 

ਹੋਇ ਕੂਰ ਮਮ ਸ੍ਰਪਨ ਇਤਾਈ'। 
ਜੱਦਪਿ ਬਾਲਕ ਲੀਲਾ ਕਰਿ ਕੈ। 
ਪਰਚਾਵੈਂ ਮਾਤਹਿਂ ਦਿਲ ਧਰਿ ਕੈ' ॥੯੮॥ 
ਤੌ ਭੀ ਦੋਊ ਮਾਤ ਦੁਖਾਰੀ। 

ਪੁਨ ਪੁਨ ਨੌਮੇਂ ਗੁਰਹਿਂ ਚਿਤਾਰੀ। 
ਉਨਤਿ ਬੈਠਤਿ ਜਲ ਦ੍ਰਿਗ ਡਾਰੈਂ। 
ਸ਼ੋਕਾਤ੍ਹ ਦਿਸ ਦ੍ਰਾਰ ਨਿਹਾਰੈਂ ॥।੯੯॥ 
ਇਤਨੇ ਮੈਂ ਗੁਰੁ ਨੌਮੇ ਕੇਰਾ। 

ਲੈ ਸਿਰ ਪਹੁੰਚਯੋ ਸਿਖ ਤਿਸ ਬੇਰਾ। 
ਖਬਰ ਦਈ ਜਨੁ ਬੱਜਰ' ਮਾਰਾ। 





1162 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਰਿ ਮੈਂ ਮਾਚਯੋ ਹਾਹਾ ਕਾਰਾ ॥੧੦੦॥ 
ਉਭੈ' ਮਾਤ ਸੁਨਿ ਮੁਰਛਿਤ” ਭਈ। 
ਕਟੀ ਲੱਤਾ ਸਮ! ਅਤਿ ਕੁਮਲਈ। 
ਸ਼ੋਕ ਸਿੰਘ ਜਨੁ ਅਜਾ ਗਹਾਨੀ'। 

ਤਰਫੈ ਮੀਨ ਜੈਸ ਬਿਨੁ ਪਾਨੀ ॥੧੦੧॥ 
ਬਰਨ ਬਿਬਰਨ ਛੀਨ ਛਬਿ ਹੋਈ'। 


ਮਾਨਹੁ ਮਨੀ ਫਨੀ ਕਿਤ ਖੋਈ'। 
ਬਯਾਕੁਲ ਲੋਟਤਿ ਧਰ ਪਰ ਪਰੀ। 
ਮਿਰਗੀ ਮਨੋ ਗਿਰੀ ਅਧ ਮਰੀ ॥ ੧੦੨॥ 
ਹਾ ਸੁਤ ਹਾ ਪਤਿ ਕਹਿ ਤਨ ਤਾੜੈ”। 
ਕੂੰਕੈਂ ਤਜਤਿ ਕੇਸ ਸਿਰਿ ਪਾੜੈ'"। 


ਪੁਰਿ ਬਾਸੀ ਤੀਆ' ਸਭਿ ਆਈ। 
ਕਰੁਣਾਰਸ' ਪੁਰਿ ਬਢਯੋ ਮਹਾਈ ॥ ੧੦੩॥ 
ਇਤ ਗੁਰੁ ਦਸਮ, ਗੁਰੁਦਿੱਤਾ ਭਾਈ। 
ਜੀਤੂ, ਮੋਹਣ, ਸੰਗੋ ਸਾਈ'। 

ਜੇਠਾ, ਨੌਦ ਆਦਿ ਮਾਸੰਦੈਂ। 

ਸਾਹਿਬ ਚੰਦ, ਕ੍ਰਿਪਾਲ ਸੁ ਚੰਦੈਂ ॥੧੦੪॥ 
ਸੋਢੀ ਦੀਪ ਚੰਦ ਲੌ ਆਏ। 

ਸਿਖ ਸੇਵਕ ਬਹੁ ਜੁਰੇ ਤਦਾਏ। 

ਯੱਦਪਿ ਥਾ ਬਯਾਕੁਲ ਦਿਲ ਸਭ ਕਾ। 

ਤੌ ਭੀ ਰਚਯੋ ਬਿਵਾਨ ਅਜਬ ਕਾ' ॥੧੦੫॥ 
ਫੂਲ, ਖੀਲ, ਧਨ ਬਹੁਤੈਂ ਬੋਯੋ'। 


ਕੀਰਤਨ ਰੁਦਨ ਤਬੈ ਬਹੁ ਹੋਯੋ। 
ਸੀਸ, ਚਿਖਾ ਚੰਦਨ ਸਿਸਕਾਰਾ। 
ਕੀਨੋ ਮਿਰਤੁ ਕਿਰਤੁ' ਪੁਨ ਸਾਰਾ ॥੧੦੬॥ 
ਲੌਕਕ' ਬੈਦਕ” ਜੇਤਕ ਰੀਤੀ"। 


'ਦੋਵੇਂ। “ਬੇਹੋਸ਼। 
'ਵੇਲ ਵਾਂਗ। 
'ਜਾਣੋਂ ਸ਼ੋਕ ਦੇ ਸ਼ੇਰ ਨੇ ਬੱਕਰੀ ਪਕੜ ਲਈ ਹੈ। 


'ਰੰਗ ਤੋਂ ਬੁਰਾਰੰਗ ਹੋ ਗਿਆ ਤੇ ਚਿਹਰੇ ਦੀ ਚਮਕ ਚਲੀ 
ਗਈ। 
ਜਾਣੋ ਸੱਪ ਨੇ ਕਿਤੇ ਮਣੀ ਗਵਾ ਲਈ ਹੈ। 


'ਸ਼ਰੀਰ ਨੂੰ ਕਸ਼ਟ ਦੇਂਦੀਆਂ ਹਨ। 

'ਚੀਕਾਂ ਮਾਰਦੀਆਂ ਤੇ ਸਿਰ ਦੇ ਕੇਸ ਪੁੱਟਦੀਆਂ ਹਨ। “ਰੋਣ 
ਬਾਰੇ ਦੇਖੋ ਬਿਸ੍ਰਾਮ ੨੮ ਦੇ ਅੰਕ ੮੭ ਦੇ " ਨਿਸ਼ਾਨ ਦੀ ਪੈਰ 
ਟੂਕ। 

'ਇਸਤ੍ਰੀਆਂ। 

'ਰੋਣਾ ਪਿੱਟਣਾ। 


'ਸੰਗੋ ਸ਼ਾਹ। 


'ਅਜੀਬ ਤਰ੍ਹਾਂ ਦਾ। 
'ਫੁਲਾਂ, (ਚੌਲਾਂ ਦੀਆਂ) ਖਿੱਲਾਂ ਤੇ ਬਹੁਤੇ ਧਨ ਦੀ ਵਰਖਾ 
ਕੀਤੀ। 


'ਅੰਤਮ ਸੰਸਕਾਰ। 
'ਸਸਕਾਰ ਤੋ ਮਗਰੋਂ ਦੀ ਸੰਸਾਰਕਰੀਤੀ। “ਧਾਰਮਕਰੀਤੀ। 
#ਲੋਕਕ ਤੇ ਬੈਦਕ ਰੀਤੀ ਤੋਂ ਕਵੀ ਜੀ ਦਾ ਭਾਵ ਭਾਈਚਾਰਕ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1163 


ਸਮਾਜਕ ਤੇ ਧਾਰਮਕ ਰਹੁ-ਰੀਤਾਂ ਤੋਂ ਹੈ ਤੇ ਇਹ ਸਾਰੀਆਂ 
ਰੀਤਾਂ ਗੁਰਮਤਿ ਦੇ ਆਸ਼ੇ ਅਨੁਸਾਰ ਹੀ ਕੀਤੀਆਂ ਹਨ ਜਿਹਾ 
ਕਿ ਕਵੀ ਜੀ ਆਪਣੀ ਰਚਿਤ ਪੁਸਤਕ ਤਵਾਰੀਖ਼ ਗੁਰੂ 
ਖ਼ਾਲਸਾ ਛਾਪਾ ਪੱਥਰ ਦੇ ਪੰਨਾ ੨੮੨ 'ਤੇ ਲਿਖਦੇ ਹਨ 'ਨੌਮੇ 
ਗੁਰੂ ਦੇ ਨਮਿੱਤ ਗੁਰੂ ਗੁੰਥ ਸਾਹਿਬ ਜੀ ਦਾ ਪਾਠ ਕਰਾ ਕੇ ਆਪ 
ਗੁਰਜਾਈ ਦਾ ਕਾਰਬਾਰ ਕਰਨ ਲੱਗੇ'। 

ਕੁਲ ਅਨੁਸਾਰ ਕਰੀ ਸਹਿ ਪ੍ਰੀਤੀ। 

ਮਹਿਦ' ਬੁਧਿ ਗੁਰ ਬਾਲਕ ਤਨ ਕੇ। 'ਵੱਡੀ। 

ਧੀਰ ਗੰਭੀਰ ਬਹਾਦਰ ਮਨ ਕੇ ॥੧੦੭॥ 

ਬੈਠਿ ਲੋਗ ਢਿਗ ਸ਼ੋਕ ਜਨਾਵਤਿ। 

ਪੈ ਗੁਰੁ ਸਬਿ ਕੋ ਧੀਰ ਬੰਧਾਵਤਿ। 

ਪੁਨਾ ਮਾਤ ਢਿਗ ਘਰ ਮੈਂ ਜਾਵੈਂ। 

ਦੈ ਦਿਢ ਗਜਾਨ ਧੀਰ ਧਰਵਾਵੈਂ ॥੧੦੮॥ 

ਜਗ, ਸਮ ਸੂਪਨ ਨਦੀ ਪ੍ਰਵਾਹੈ। 

ਜਸ ਜਿਸ ਰਹਯੋ ਸੁ ਅਮਰ ਸਦਾ ਹੈ। 

ਗੁਰੁ ਪਰ ਬ੍ਰਹਮ ਗਯਾਨੀ' ਥੇ ਸੋ। 

ਸੱਮੂਥ ਸਰਬ ਸ਼ਕਤਿ ਯੁਤ ਸੇ ਸੋ' ॥ ੧੦੯॥ 

ਜੋ ਉਨਿ ਚਹੀ ਸਹੀ ਸੋ ਹੋਈ। 

ਅਨਥਾ' ਕਰਿ ਸਾਕੇ ਨਹਿਂ ਕੋਈ। 

ਪੈ ਹਮ ਤੁਰਕੇਸਰ ਤੈ ਬਦਲਾ। 

ਲੈਂਹ, ਜ਼ੁਲਮ ਜਿਨਿ ਕੀਨ ਅਨਦਲਾ' ॥ ੧੧੦॥ 

ਕਰਿ ਕੈ ਘੋਰ ਅਖਾਰੇ ਭਾਰੇ'। 

ਕਰਿ ਕਾਫਰ' ਤਿਸ ਕੋ ਪੁਨ ਮਾਰੇਂ। 

ਰੋਜ਼ ਕਜਾਮਤ ਲੌ' ਤਿਸ ਤਾਈਂ। 

ਰਖਵੈ ਹੈਂ ਦੋਜ਼ਖ ਡਲਵਾਈ ॥ ੧੧੧॥ 

ਪੁਨ ਮੈਂ ਪੰਥ ਰਚੈਹੋਂ ਐਸੋ। 

ਰਹੈ ਹਮੇਸ਼ੈਂ ਬਦਲੈ ਲੈਸੋ'। 

ਜਰ ਤੁਰਕੇਸਨ ਕੀ ਸਿਖ ਮੇਰੈਂ। 

ਕਾਟਿ ਸਿੰਧ ਖਾਰੇ ਮਧ ਗੇਰੈਂ ॥੧੧੨॥ 

ਕੇਹਰ ਸਮ ਗੁਰਿ ਗਰਜਿ ਸੁਨਾਯੋ। 

ਜਬਿ ਇਮ ਨਿਰਭੈ ਹੋਇ ਮਹਾਯੋ। 





1164 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਮਾਤਾ ਮਨਿ ਅਧਿਕ ਡਰਾਨੀ। 

ਕਹਸੋ ਨ ਕਹੋ ਪੁੱਤੂ ਅਸ ਬਾਨੀ ॥ ੧੧੩॥ 

ਤੁਰਕ ਅਨਯਾਈ ਹੈਂ ਅਤਿ ਭਾਰੈਂ। 

ਪੀਰ ਫਕੀਰ ਨ ਦੁਸ਼ਟ ਨਿਹਾਰੈਂ। 

ਮਤ ਦੂਤੀ' ਕੋਊ ਲੂਤੀ: ਲਾਵ। 

ਤਾਂ ਤੇ ਮੋਨ ਰਹਨਿ ਬਨ ਆਵੈ ॥ ੧੧੪॥ 

ਜੋ ਕਰਨੋਂ ਸੋ ਕਹਨੋਂ ਨਾਹੀਂ। 

ਸਤਿ ਪੁਰਖਨ ਕੀ ਰੀਤਿ ਇਹਾਹੀਂ'। 

ਦਸਮੇਸਰ ਪੁਨ ਐਸ ਪਰਾਹੀ'। 

ਬਿਨ ਅਕਾਲ ਹਮ ਡਰੈਂ ਨ ਕਾਹੀਂ ॥ ੧੧੫॥ 

ਨਿਰਭੈ ਅਤੀ ਹੌਂਸਲੇ ਵਾਰੇ। 

ਬੈਨ ਐਨ' ਸੁਨਿ ਮਾਤ ਵਿਚਾਰੇ। 

ਨਿਜ ਦਾਦੇ ਸੈਂ ਜਜਾਦੇ ਬਲੀ। 

ਹੂੰ ਹੈ ਇਹੁ ਹਮ ਜਾਨੀ ਭਲੀ ॥੧੧੬॥ 

ਮੀਰੀ ਪੀਰੀ ਕਾ ਹੂੈ ਮਾਲਕ। 

ਰਾਖੈ ਦੁਸ਼ਟ ਦਲਨ ਮੈਂ ਤਾਲਕ'। 'ਦੂਸ਼ਟਾਂ ਦੇ ਨਾਸ ਕਰਨ ਵਿੱਚ ਸਬੰਧਰੱਖੇਗਾ। 
ਇਹੁ ਵਿਚਾਰਿ ਸਭਿ ਮੌਨ ਰਹਾਏ। 

ਜੱਗ ਦਾਨ ਬਹੁਧਾ ਕਰਵਾਏ ॥ ੧੧੭॥ 

ਗੁਰਿਆਈ ਦਸਤਾਰ ਬੰਧਾਈ। 

ਸੇਵਕ ਸਿਖ ਮਿਲੇ ਬਹੁ ਆਈ। 

ਸੰਮਤ ਸਤਰਾਂ ਸੈ ਥਾ ਬੱਤੀ'। 'ਸੰਮਤ ੧੭੩੨ ਬਿ. ਸੀ। 
ਮੱਘਰ ਸੁਦੀ ਪੰਚਮੀ ਸੱਤੀ' ॥ ੧੧੮॥ 'ਸੱਚੀ, ਠੀਕ। 

ਸੁਰ ਗੁਰ' ਦਿਨ ਗੁਰੁ ਨੌਮ ਉਦਾਰੇ। 'ਵੀਰਵਾਰ। 

ਦੋਇ ਘੜੀ ਦਿਨ ਢਰੇ ਸਿਧਾਰੇ'। 'ਜੋਤੀ ਜੋਤ ਸਮਾ ਗਏ। 
ਜਗ ਮੈਂ ਮਾਚਯੋ ਹਾਹਾ ਕਾਰੇ। 

ਦੇਵਨਿ ਜੈ ਜੈ ਕਾਰ ਉਚਾਰੇ ॥ ੧੧੯ ॥ 

ਜੋ ਇਹੁ ਗਾਥਾ ਸੁਨੈ ਸੁਨੈਹੈ। 

ਕਰ ਤਲਿ' ਮੁਕਤਿ ਭੁਗਤਿ£ ਸੋ ਪੈਹੈ। 

ਜਮ ਕੀ ਤਲਬ! ਨ ਤਿਸ ਕੋ ਆਵੈ। 

ਅੰਤਹਿ ਸੱਚ ਖੰਡ ਮੈਂ ਜਾਵੈ ।੧੨੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰੈਹੈ ਸਿਦਕ ਤਾਹਿਂ ਕਾ ਕਾਇਮ। 

ਗੁਰਿ ਗੁਨਿ ਪਢੈ ਸੁਨੈ ਜੋ ਦਾਇਮਾ। 

ਕਰਿ ਸੰਛੇਪ ਕਥਾ ਇਹੁ ਗਾਈ। 

ਗਯਾਨ ਸਿੰਘ ਉਰਿ ਗੁਰਿ ਪਗ _ਧਯਾਈ 
॥੧੨੧॥ 

ਗੁਰ ਕੇ ਸਿੱਖ ਪਿਆਰੇ ਪ੍ਰੇਮੀ। 

ਸੰਤ ਮਹੰਤ ਅਨੰਤ ਅਨੇਮੀ'। 'ਬਹੁਤੇ ਬੇਅੰਤ। 
ਮੁਝ ਕੋ ਦਾਸ ਆਪਨਾ ਲਖ ਕੈ। 

ਬਖਸ਼ੈਂ ਭੂਲ ਸੁਧਾਰੈਂ ਪਖ ਕੈ' ॥ ੧੨੨॥ 'ਵੇਖ ਕੇ। 
ਇਤੀ' ਗਾਥ ਗੁਰੁ ਨੌਮਹਿਂ ਕਰਿ ਕੈ। 'ਸੰਪੂਰਨ। 
ਇਤੀ ਅਧਯਾਇ ਭਯੋ ਮੁਦ ਭਰਿ ਕੈ ॥ ੧੨੩॥ 


1165 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਗਕਾਨ ਸਿੰਘ ਵਿਰਚਿਤੇ 'ਨੌਮ ਗੁਰੂ ਕਾ ਅੰਤਮ ਪ੍ਰਸੰਗ' ਬਰਨਨੰ ਨਾਮ 


ਇਕਤਾਲੀਸਮੇਂ ਬਿਸ੍ਰਾਮ ॥੪੧॥ 





1166 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੪੨. [ਸੀ ਕਲਗੀਧਰ ਜੀ ਦੇ ਪਹਿਲੇ ਜਨਮ ਦੀ ਕਥਾ) 


ਉਦੰਗਲ ਜਾਇ ਬਿਹਾਇ ਅਵਾਰੈਂ'। 
ਦਾਰਿਦ ਦੁੰਦ ਦੁਵੈਖ ਦੁਐਤ 
ਦੁਰੈਂ ਦੁਵਿਧਾ, ਦਲ ਦੁੱਜਨ ਦਾਰੈਂ”। 


ਧੀਰਜ ਧਾਮ ਧਰਾ ਧਿਰਿਤ, ਧਰਮ 
ਧੁਰੰਧਰ, ਧੌਲ ਧਰਾਧਰ ਧਾਰੈ'। 


ਚਾਰ ਪਥਾਰਥ ਸ੍ਰਾਰਥ ਦਾ ਲਖਿ, 
ਨੌਮ ਗੁਰੈਂ ਹਰਿ ਗਯਾਨ ਜੁਹਾਰੈ' ॥੧॥ 


<< 


ਦੋਹਰਾ: 
ਅਸ਼ੇਸ਼'। 

ਕਹੋਂ, ਲਹੋਂ ਸੁਖ ਬੁੱਧਿ ਬਰ, ਦਹੋਂ ਕਲੇਸ਼ਨਿ ਸ਼ੇਸ਼' 
॥੨॥ 

ਚੌਪਈ: 

ਗਾਥ ਗੁਰਾਂ ਕੇ ਪੁਰਾ ਤਨ ਕੇਰੀ'। 

ਤਨਕ ਭਨ ਕਹੋਂ ਜਨਕ ਉਜੇਰੀ'। 


ਸੁਨੀ ਪੁਰਾਤਨ ਬ੍ਰਿੱਧਨਿ ਤੈ ਜਜੋਂ। 

ਸਾਦਕ' ਸੋਊ ਪ੍ਰਿਥਮ ਸੁਨੋ ਤਯੋਂ ॥੩॥ 
ਚਾਰ ਪਦਾਰਥ ਸ੍ਰਾਰਥ ਦੈ ਹੈ। 

ਪਰਮਾਰਥ' ਪੁਰਖਾਰਥ: ਪੈ ਹੈ। 

ਪਢੈ ਸੁਨੈ ਜੋ ਪ੍ਰੇਮ ਬਢੈ ਕੈ। 

ਪਲਤੈ' ਚਲਤਿ, ਹਲਤ? ਸੁਖ ਲੈ ਕੈ ॥੪॥ 


ਪੈਦਾ ਕਰਨ ਵਾਲੇ ਤੇ ਆਲਸ ਨੂੰ ਦੂਰ ਕਰਨ ਵਾਲੇ। 


(ਜਿਨ੍ਹਾਂ ਦੇ ਦਰਸ਼ਨ ਕਰਕੇ) ਦਲਿੱਦੂ, ਉਪੱਦੂਵ, ਵੈਰ, ਦੋ ਦਾ 
ਭਾਵ ਤੇ ਦੁਬਿਧਾ ਛੁਪ ਜਾਂਦੇ ਹਨ (ਅਤੇ ਜੋ ) ਦੁਸ਼ਮਣਾਂ ਦੇ ਦਲਾਂ 
ਨੂੰ ਦਲ ਦਿੰਦੇ ਹਨ। 


'ਧੀਰਜ ਦੇ ਘਰ ਧਰਤੀ ਦੇ (ਧ੍ਰਿਤ) ਆਸਰਾ ਰੂਪ, ਧਰਮ ਦਾ 
(ਧੁਰੰਧਰ) ਭਾਰ ਚੁੱਕਣ ਵਾਲੇ, ਧੌਲੇ ਬੈਲ ਤੇ (ਧਰਾਧਰ) ਸ਼ੇਸ਼ 
ਨਾਗ ਦਾ ਵੀ ਆਸਰਾ ਹਨ। 


'ਚਾਰੇ ਪਦਾਰਥ (ਧਰਮ, ਅਰਥ, ਕਾਮ, ਮੋਖ) ਤੇ ਇੱਛਾ 
ਪੂਰੀਆਂ ਕਰਨ ਵਾਲੇ ਜਾਣ ਕੇ ਗਿਆਨ ਸਿੰਘ ਨੌਵੇਂ ਗੁਰਾਂ ਨੂੰ 
ਨਮਸਕਾਰ ਕਰਦਾ ਹੈ। 


'ਹੁਣ ਪ੍ਰਮੇਸ਼ਰ ਰੂਪ ਦਸਵੇਂ ਗੁਰਾਂ ਦੀ ਖ਼ਾਸ ਤੇ ਮੁਕੰਮਲ ਕਥਾ 
ਕਹਿ ਕੇ। 


'ਸੁਖ ਤੇ ਸ੍ਰੇਸ਼ਟ ਬੁੱਧੀ ਲਵਾਂਗਾ ਅਤੇ ਬਾਕੀ ਕਲੇਸ਼ਾਂ ਨੂੰ ਸਾੜ 
ਦਿਆਂਗਾ। 

'ਪਿਛਲੇ ਜਨਮ ਦੀ। 

'ਥੋੜ੍ਹੀ ਜਿਹੀ ਉਚਾਰ ਕੇ ਕਹਿੰਦਾ ਹਾਂ ਜੋ ਗਿਆਨ ਦਾ ਚਾਨਣ 
ਕਰਨ ਵਾਲੀ ਹੈ। 

ਭਰੋਸੇ ਵਾਲੇ ਹੋ ਕੇ। 

'ਮੁਕਤੀ। ?ਉੱਦਮ। 


'ਪ੍ਲੋਕ ਨੂੰ। “ਇਸ ਲੋਕ ਚੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1167 


ਹੰਸ ਬੰਸ ਅਵਤੰਸ ਜਹਾਨੈ'। 
ਅੰਸ ਰਘੂ ਪ੍ਰਮਹੰਸ ਬਖਾਨੈ'। 
ਰਾਮ ਅਵਤਾਰ ਭਏ ਕੁਲ ਮਾਹੀਂ। 


ਜਿਨਿ ਕੋ ਜਪ ਜਨ ਸਦ ਗਤਿ' ਪਾਹੀਂ ॥੫॥ 


ਥਏ' ਲਊ ਕੁੱਸੂ ਸੁਤ ਜਾਂ ਕੇ। 

ਚਰਿਤ ਰਰਿਤ ਜਿਨ ਕੇ ਕਵਿ ਬਾਂਕੇ'। 
ਲਊ ਲਹੌਰ ਕੁਸੂ ਕਾਸੂਰੈਂ। 

ਕਰੇ ਅਬਾਦ ਲਖੈਂ ਜਨ ਭੂਰੈਂ' ॥੬॥ 
ਉਭੈ' ਭਏ ਪਰਗਟ ਭੂਪਾਲਾ”। 

ਕੀਨ ਰਾਜ ਚਿਰਕਾਲ ਬਿਸਾਲਾ। 

ਕਾਲੁ ਕੇਤੁ ਨ੍ਰਿਪ ਲਵ' ਕੁਲ ਮਾਹੀਂ। 
ਕਾਲੁਰਾਇ ਕੁੱਸੂ ਅੰਸਾਹੀਂ' ॥ ੭॥ 
ਆਪਸ ਮੈਂ ਉਨਿ ਕਰੇ ਅਖਾਰੇ'। 
ਜੀਤੇ ਲਵੀ ਕੁਸੰਸੀ' ਹਾਰੇ। 

ਦੇਸ ਪੰਜਾਬ ਗਯੋ ਛੁਟ ਤਾਂ ਤੈ। 

ਫਿਰਤ ਰਹੇ ਚਕਰੈਲ' ਸੁ ਯਾਂ ਤੈ ॥ ੮ ॥ 
ਦੇਸ ਸਨੌਢ' ਆਦਿ ਬਸਿ ਸਾਰੇ। 

ਲੂਟ ਮਾਰ ਉਨਿ ਕਰੇ ਗੁਜ਼ਾਰੇ। 

ਮਿਸ਼ਟ ਸਿੰਧੁ ਕੈ ਬਾਮ ਕਿਨਾਰੇ'। 
ਅਮਰ ਕੋਟ ਇਕ ਨਗਰ ਉਦਾਰੇ ॥੯॥ 
ਸੋ ਰਜਧਾਨੀ ਪੁਨ ਉਨਿ ਥਾਪੀ। 

ਦੇਸ ਦਬਾਇ ਭਏ ਪਰਤਾਪੀ। 

ਸੋਢਾ ਦੇਵੀ" ਤਹਾਂ ਬਿਰਾਜੈ। 

ਤਾਂਹਿ ਉਪਾਸ਼ਯੋ ਅਤਿਸੈ ਰਾਜੈ ॥ ੧੦॥ 
ਤਾਂ ਵਰ ਤੈ ਨ੍ਰਿਪ ਕੇ ਸੁਤ ਜਯੋ'। 
ਸੋਢੀਰਾਇ ਨਾਮ ਤਿਹ ਭਯੋ। 

ਤਿਸ ਤੈ ਸੋਢ ਬੰਸ ਜਗ ਚਾਲਾ। 


ਹੈ ਅਬਿ ਲੌ ਤਹਿਂ ਬਸਤਿ ਬਿਸਾਲਾ ॥੧੧॥ 


ਤਿਨ ਮੈਂ ਤੀਨ ਸੰਗਜਾ' ਭਈ। 


'ਸੂਰਜ ਬੰਸ ਜਹਾਨ ਵਿੱਚ ਸ਼੍ਰੋਮਣੀ ਹੈ। 
'ਰਘੂਰਾਜੇ ਦੀ ਉਲਾਦ ਬਹੁਤੀ ਉੱਜਲ ਕਹੀ ਦੀ ਹੈ। 


।ਕਲਿਆਣ। 

'ਹੋਏ। 

ਕਵੀ ਜਿਨ੍ਹਾਂ ਦੇ ਸੁੰਦਰ ਕੌਤਕ ਕਹਿੰਦੇ ਹਨ। 
'ਬਹੁਤੇ ਲੋਕ ਜਾਣਦੇ ਹਨ। 

'ਦੋਵੇਂ। ਰਾਜੇ। 


'ਲਊ। 
'ਉਲਾਦ ਚੋਂ ਸੀ। 

'ਜੰਗ। 

'ਕੁਸੂ ਦੀ (ਅੰਸ) ਉਲਾਦ ਦੇ। 


'ਪੱਖੀਵਾਸ। 
'ਮਥਰਾ ਭਰਤ ਪੁਰ ਤੋਂ ਲੈ ਕੇ ਅਮਰ ਕੋਟ ਤੱਕ ਦਾ ਦੇਸ। 


'ਮਿੱਠੇ ਸਮੁੰਦਰ ਦੇ ਖੱਬੇ ਕਿਨਾਰੇ। 


"ਬਚਿੱਤ੍ਰ ਨਾਟਕ ਵਿੱਚ ਦਸਮ ਪਾਤਸ਼ਾਹ ਜੀ ਨੇ ਸੋਢਾ ਦੇਵੀ ਦਾ 
ਕੋਈ ਜ਼ਿਕਰ ਨਹੀਂ ਕੀਤਾ। 


'ਮੁੱਤਰ ਪੈਦਾ ਹੋਇਆ। 





1168 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨੋ ਭੇਦ ਅਬਿ ਲੌ ਜੋ ਹਈ। 

ਚੋਰੀ ਧਾੜਾ ਜੋਊ ਕਚੈਂ ਹੈਂ। 

ਸੋਢੇ ਮੀਣੇ ਸੋ ਕਹਿਵੈਂ ਹੈਂ ॥੧੨॥ 
ਜੇ ਨਿਜ ਘਰ ਤੁਰਕਾਨੀ ਲਯਾਵੈਂ। 

ਸੋ ਸੋਢੀ ਸੁਲਤਾਨ ਸਦਾਵੈਂ। 

ਪੇਟ ਤੁਰਕਨੀ ਤੇ ਜੋ ਥੈ ਹੈ'। 

ਸੋ ਸੋਢੇ ਮੀਣਯੋਂ ਮੇਂ ਜੈ ਹੈ ॥੧੨॥ 
ਤਿਨ ਸੋਂ ਬਰਤਤ ਦੂਸਰ ਨੈਹੈਂ। 
ਆਪਸ ਮੈਂ ਸੋ ਵਰਤਨ ਕੈਹੈਂ। 

ਦਾਢੀ ਕੇਸ ਰਖਤ ਹੈਂ ਸਾਰੇ। 

ਪਟਕਾ ਪਾਂਚਰੰਗ ਸਿਰ ਧਾਰੈਂ ॥੧੪॥ 
ਸੁੱਧ ਛੱਤ੍ਰੀ ਤ੍ਰਿਤੀਏ ਜੇਈ। 

ਧਾਰਤ ਧਰਮ ਨੀਤਿ ਸੂਤਿ ਸੇਈ'। 
ਰਾਜ ਕਰਤ ਯਾਂ ਔਰੈਂ ਕਾਰੈਂ'। 

ਤਿਨ ਕੋ ਸੋਢੀਰਾਇ ਉਚਾਰੈਂ ॥੧੫॥ 
ਤਿਨ ਕੇ ਜਬਿ ਫਿਰ ਜੰਗ ਅਪਾਰੇ। 
ਪਰੇ ਆਪ ਮੈਂ ਦੇਸ ਮਝਾਰੇ। 

ਜੀਤੇ ਕੁਸੀ ਲਵੀ ਸਭ ਹਾਰੇ। 

ਰਾਜ ਕੁਸੰਸੈਂ' ਲਯੋ ਸੰਭਾਰੇ ॥ ੧੬॥ 
ਲਵੀ ਭਾਗ ਪੂਰਬ ਦਿਸ ਗਏ। 

ਕਾਂਸੀ ਮੈਂ ਬਸਿ ਬੇਦ ਪਢਏ। 

ਐਸੀ ਪਢੀ ਬੇਦ ਉਨਿ ਬਿੱਦਯਾ। 

ਜਾਂ ਤੇ ਬੇਦੀ ਭਏ ਪੁਸਿੱਧਜਾ ॥ ੧੭॥ 
ਪੁਨ ਉਨਿ ਆਇ ਪੰਜਾਬ ਮਝਾਰੇ। 
ਨ੍ਰਿਪ ਕੋ ਬੇਦ ਸੁਨਾਏ ਚਾਰੇ। 

ਸੁਨਿ ਸੂਤਿ' ਨ੍ਰਿਪ ਤੋ ਭਯੋ ਵਿਰਾਗੀ। 
ਬਨ ਕੋ ਗਯੋ ਰਾਜ ਨਿਜ ਤਯਾਗੀ ॥੧੮॥ 
ਰਾਜ ਦੈ ਗਯੋ ਬੇਦੀ ਤਾਈਂ। 

ਆਪ ਪ੍ਰਭੂ ਕੀ ਭਗਤਿ ਕਮਾਈ। 
ਰਾਮਦਾਸ ਗੁਰੁ ਸੋਢੀ ਤਾਂ ਤੈ। 


'ਉਹ ਵੇਦ ਅਨੁਸਾਰ ਧਰਮ ਤੇਰਾਜਨੀਤੀ ਧਾਰਦੇ ਹਨ। 
'ਜਾਂ ਹੋਰ ਕੰਮ ਕਰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1169 


ਰਾਜ ਜੋਗ ਗਾਦੀ ਲਈ ਯਾਂ ਤੈ ॥ ੧੯॥ 
ਸੋਢੀ ਅਮਰ ਕੋਟ ਜੇ ਰਹੇ। 

ਸੰਤਤਿ' ਤਿਨ ਕੀ ਤਹਿਂ ਅਬਿ ਅਹੇ। 
ਤਿਨ ਮੈਂ ਦੁਸ਼ਟ ਦਵਨ ਨ੍ਰਿਪ ਭਯੋ। 


ਭਗਵਤ ਭਗਤ' ਜਗਤ ਬਿਦਤਯੋ ॥ ੨੦ ॥ 


ਕੱਛ' ਦੇਸ ਅਰ ਸਿੰਧੁ? ਮਝਾਰੀ। 


ਬਹੁ ਦਿਨ ਕੀਨਰਾਜ ਉਨਿ ਭਾਰੀ। 
ਬਿਕ੍ਰਮ ਜੀਤ ਨ੍ਰਿਪ ਤੈ ਪਹਿਲੈ। 


ਜੀਤੇ ਮੁਲਕ ਅਧਿਕ ਉਨਿ ਸਹਿਲੈ' ॥੨੧॥ 


ਤਿਸ ਕਾ ਮਤ ਤਬ ਚਲਜਯੋ ਉਦਾਰੇ। 
ਜੋ ਅਬਿ ਲੌ ਤਹਿਂ ਪਿਖੀਅਤ ਸਾਰੇ। 
ਸ਼ਕਤਿ ਰਖਤ ਸੋ ਭਗਤਿ ਪ੍ਰਤਾਪੈਂ। 
ਧਰਮ ਰੱਖਸਾ ਕਰਤਿ ਅਮਾਪੈਂ! ॥ ੨੨॥ 
ਕੋਵਿਦ' ਕਹਿ ਤਿਹ ਵਤਸਲ ਭਗਤ?। 


ਵੱਛਲ ਬੱਛਰ ਬੋਲਤਿ ਜਗਤ'। 


ਸਾਂਗ' ਸਵਾ ਮਣ ਕੀ ਸੋ ਰਾਖੈ। 

ਰੱਖਯਾ ਸੰਤ ਭਗਤ ਅਭਿਲਾਖੈ' ॥ ੨੩ ॥ 
ਜ਼ੁਲਮ ਜਿ ਕੋਇ ਕਿਸੀ ਪਰ ਕਰਿ ਹੈ। 
ਤਿਸ ਪਰ ਜਾ ਬਿਜਲੀ ਸਮ ਪਰ ਹੈ। 
ਯਾਂਹੀ ਤੇ ਅਬਿ ਲੌ ਉਨ ਦੇਸੈਂ। 

ਮਾਂਹਿ, ਮੂਰਤੀ ਤਾਂਹਿ ਬਿਸੇਸੈਂ' ॥੨੪॥ 
ਪਾਖਾਨਨ ਪਰ' ਨੌਰ ਬਿਅੰਤੈਂ। 

ਪਿਖੀ ਨੈਨ ਹਮ ਐਨ ਸੁ ਤੰਤੈਂ”। 

ਹਿੰਦੂ ਲੋਕ ਮਾਨ ਹੈਂ ਸਾਰੇ। 

ਦਾਇਕ ਦੂਧ ਪੂਤ ਮਨਿ ਧਾਰੇ ॥੨੫॥ 
ਬੱਛਰ ਭਗਤਿ ਦੇਵ ਕਹਿਂ ਲੋਈ'। 

ਪੀਰ ਬਾਂਛਰਾ' ਕਹਿ ਹੈਂ ਕੋਈ। 

ਕਰ ਮੈਂ ਸਾਂਗ ਅੱਸ੍ਹ' ਅਸਵਾਰੀ। 


।ਉਲਾਦ। 


'ਪ੍ਰਮੇਸ਼ਰ ਦਾ ਭਗਤ। 
'ਬੰਬਈ ਦੇ ਇਲਾਕੇ ਦਾ ਇਕ ਦੇਸ਼। “ਸਿੰਧ ਦਰਿਆ ਦੇ ਨਾਲ 
ਲਗਦਾ ਦੇਸ਼। 


'ਸੁਖਾਲੇ। 


'ਬਹੁਤੀ। 

'ਵਿਦਵਾਨ। “ਭਗਤਾਂ ਦਾ ਪਿਆਰਾ। 

'ਜਗਤ ਦੇ ਆਮ ਲੋਕ ਵੱਛਲ ਤੇ ਬੱਛਰ ਬੋਲਦੇ ਹਨ ਜਿਸ ਦਾ 
ਅਰਥ 'ਪਿਆਰਾ' ਹੈ। 

'ਬਰਛੀ। 

ਚਾਹੁੰਦਾ ਸੀ। 


'ਬਹੁਤੀਆਂ। 
'ਪੱਥਰਾਂ ਉੱਪਰ। 
'ਚੰਗੀ ਤਰ੍ਹਾਂ ਉੱਥੇ। 


'ਲੋਕ ਭਗਤਾਂ ਦਾ ਪਿਆਰਾ ਦੇਵਤਾ ਕਹਿੰਦੇ ਹਨ। 
!ਪਿਆਰਾ ਪੀਰ। 
'ਘੌੜੇ ਤੇ। 





1170 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਂਚ ਸਾਤ ਅਸਵਾਰ ਸੰਗਾਰੀ' ॥੨੬॥ 'ਨਾਲ। 

ਮੂਰਤਿ ਸੂਰਤਿ' ਭਰੀ ਬੀਰ ਰਸ। 'ਸੁੰਦਰ ਮੂਰਤੀ। 

ਪਿਖੀਅਤ ਗਾਵਤਿ ਲੋਗ ਗੀਤ ਜਸ। 

ਪ੍੍‌ਤਮਾ ਮੰਦਰ ਅਮਰਕੋਟ ਹੈਂ'। 'ਅਮਰ ਕੋਟ ਦੇ ਮੰਦਰ ਵਿੱਚ (ਇਸ ਤਰ੍ਹਾਂ ਦੀਆਂ) ਮੂਰਤੀਆਂ 
ਹਨ। 

ਤਾਂ ਕੋ ਪੂਜਤ ਜਨ ਅਟੋਟ' ਹੈਂ ॥੨੭॥ 'ਬਹੁਤੇ। 

ਜਬਿ ਵੈਰਾਗ ਭਯੋ ਦਿਢ ਤਾਂਹੀਂ। 

ਤਜਯੋ ਜਗਤ ਲਖਿ ਦੁਖਦ ਮਹਾਹੀਂ। 

ਬਿਜੈਰਾਇ ਨਿਜ ਸੁਤ ਕੈ ਤਾਈਂ। 

ਰਾਜ ਸਾਜ ਦੈ ਗਯੋ ਸਿਧਾਈ ॥ ੨੮॥ 

ਗੋਪੀ ਚੰਦ ਭਰਥਰੀ ਨਯਾਈਂ। 

ਲਈ ਫਕੀਰੀ ਤਜ ਨਿਿਪਤਾਈ'। 

ਅਬਿ ਲੌ ਤਿਸ ਕੀ ਸੰਤਤਿ ਮੈਂ ਹੈ। 

ਸ਼ਿਵ ਪ੍ਰਤਾਪ ਸਿੰਘ ਰਾਜ ਕਰੈ ਹੈ ॥ ੨੯॥ 

ਉੱਤਰ ਦਿਸ ਕਿਦਾਰ ਖੰਡ ਮਾਹੀਂ। 

ਪਰਬਤ ਹੇਮ ਕੂਟ ਜਹਿਂ ਆਹੀ। 

ਮੁਨੀ ਸਮੁੰਡਨ' ਤਹਿ ਇਕ ਰਹਿ ਹੀ। 

ਮੂਰਤਿ ਤਪ ਜਪ ਕੀ ਜਨੁ ਵਹਿ ਹੀ ॥੩੦॥ 

ਦਿਪਤਿ' ਪ੍ਰਤਾਪ ਸੂਰ ਸਮ? ਭਾਰੀ। 

ਰਿੱਧਿ ਸਿੱਧ ਰਹਿ ਠਾਢ ਦ੍ਰਾਰੀ। 

ਰਿਖੀ ਮੁਨੀ ਤਪਸੀ ਤਹਿ ਜੇਤੇ। 

ਤਿਸ ਕਾ ਸਤਿਸੰਗ ਕਰਿਹੀਂ ਤੇਤੇ ॥੩੧॥ 

ਬਯਾਸ, ਬਸ਼ਿਸ਼ਿਟ, ਗਾਂਧਿ ਸੁਤ' ਜੈਸੇ। 

ਸਮਝਿ ਤਾਂਹਿ ਸਬਿ ਪੂਜੈਂ ਵੈਸੇ। 

ਦੁਸ਼ਟ ਦਵਨ ਤਿਸ ਤੇ ਲੈ ਸਿੱਛਯਾ। 

ਤਪ ਕਰਨੇ ਕੀ ਧਰਿ ਦਿੱਢ ਇੱਛਜਾ ॥ ੩੨ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1171 


ਸਪਤ ਸ੍ਰਿੰਗ ਗਿਰ ਆਹਿ' ॥੩੩॥ 
ਚੌਪਈ: 

ਹੇਮ ਕੂਟ ਭੀ ਤਾਹੀਂ ਸੰਗੇਂ। 

ਮਿਲਯੋ ਕਹਿਤ ਸੂਤ ਲੋਗ ਨਿਸੰਗੈਂ'। 
ਪੰਡਰਾਜ ਤਹਿ ਹੀ ਤਪ ਕੀਨੋਂ। 

ਹੈ ਅਸਥਾਨ ਤਹਾਂ ਤਿਨ ਪੀਨੋ ॥੩੪॥ 
ਪੰਡਕੇਸ਼੍‌ ਸ਼ਿਵ ਜਾਹਿ ਬਖਾਨੈ। 

ਲੋਗ ਜਾਤ੍ਰੀ' ਸਭਿ ਹੀ ਜਾਨੈ। 

ਤਿਸੀ ਨੌਰ ਸੁਤ ਤਾਂ ਕੇ ਭਏ। 

ਪਾਂਚੋ ਪਾਂਡਵ ਜੋ ਬਿਦਤਏ ॥ ੩੫ ॥ 
ਗਾਥ ਏਹੁ ਭਾਰਥ ਮੈਂ! ਗਾਈ। 

ਆਦਿ ਪਰਬ ਮੈਂ! ਲਖੋ ਸੁਹਾਈ। 
ਲੋਕ ਪਾਲ ਤੀਰਥ ਇਕ ਤੈਹੈ'। 

ਲੋਹ ਪਾਲ ਭੀ ਤਾਂਕੋ ਕੈਹੈਂ ॥੨੬॥ 
ਪਾਂਚ ਕੋਸ ਪੰਡਕੇਸ਼ੂ ਤੈ ਹੈ। 

ਜਾਵਨ ਕਠਿਨ ਚਢਾਈ ਪੈ ਹੈ। 

ਤਿਸ ਤਟ' ਸਪਤ ਸ੍ਰਿੰਗ ਗਿਰ ਅੰਦਰ। 
ਮਹਾਂ ਕਾਲ ਕਾਲੀ ਕੇ ਮੰਦਰ ॥ ੩੭ ॥ 
ਲਘੁ ਅਕਾਰ' ਮੂਰਤਿ ਤਿਨ ਮੈਂ ਹੈ। 
ਭੋਗ ਕੜਾਹ ਪ੍ਰਸ਼ਾਦ ਲਗੈ ਹੈਂ। 

ਉੱਤਰ ਖੰਡੀ' ਲੋਗ ਭੂਟਾਨੀ। 

ਮਾਨਤ ਤਾਂ ਕੋ ਸਦਾ ਮਹਾਨੀ ॥ ੩੮॥ 
ਦੁਸ਼ਟ ਦਵਨ ਤਹਿ ਕੁਟੀਆ ਠੱਟ ਕੈ'। 
ਧਯਾਨ” ਕਾਲ ਕਾਲੀ ਕੌ' ਡੱਟ ਕੈ”। 


'ਵੇਦ ਤੇ ਲੋਗ ਨਿਸ਼ੰਗ ਹੋ ਕੇ ਕਹਿੰਦੇ ਹਨ। 


'ਮਹਾਂ ਭਾਰਤ (ਗੰਥ) ਵਿੱਚ। 
!ਪਹਿਲੇ ਪਰਬ (ਧਿਆ) ਵਿੱਚ। 


'ਕਿਨਾਰੇ। 
ਛੋਟੀ ਜਿਹੀ ਸ਼ਕਲ ਦੀ। 
'ਪਹਾੜੀ ਇਲਾਕੇ ਦੇ। 


'ਬਣਾ ਕੇ। 


'ਕਾਲ ਦਾ ਕਾਲ ਕਰਨ ਵਾਲੇ ਪ੍ਰਮੇਸ਼ਰ ਦਾ। (ਅ) ਮਹਾਂ ਕਾਲ 
(ਪੁਮੇਸ਼ਰ) ਦੀ ਬੀਰ-ਰਸੀ ਸ਼ਕਤੀ ਦਾ। “ਤਿਆਰ ਬਰ 
ਤਿਆਰ ਹੋ ਕੇ। "ਕਾਲ ਜਾਂ ਮਹਾਂ ਕਾਲ ਤੋਂ ਭਾਵ ਅਕਾਲ 
ਪੁਰਖ ਦਾ ਬੀਰ-ਰਸੀ ਸਰੂਪ ਅਤੇ ਕਾਲੀ ਤੋਂ ਭਾਵ ਉਸ ਦੀ 
ਬੀਰ-ਰਸੀ ਸ਼ਕਤੀ ਹੈ। ਜੇ ਕਾਲ ਜਾਂ ਮਹਾਂ ਕਾਲ ਤੋਂ ਮਤਲਬ 
ਦੁਸ਼ਟ ਦਮਨ ਜੀ ਅਕਾਲ ਅਕਾਲ ਦਾ ਜਾਪ ਨ ਕਰਦੇ। ਫਿਰ 





1142 


ਅਤੀ ਉੱਗੂੁ' ਤਪ ਲਾਗੋ ਕਰਨੇ। 
ਜਾਪ ਅਕਾਲ ਅਕਾਲ ਉਚਰਨੇ ॥ ੩੯ ॥ 
ਕੰਦ ਮੂਲ' ਫਲ ਫੂਲ ਅਹਾਰੈਂ”। 


ਸੋ ਪਿ ਕਬੀ ਕਬਿ ਲਘੁ ਸਾ ਧਾਰੈਂ”। 

ਜੋਗ ਅਸਟਾਂਗ ਸਾਧ ਸਿੱਧ ਕੀਨੋ'। 

ਨਿਜ ਆਤਮ ਪਰਤਾਤਮ ਚੀਨੋ' ॥ ੪੦ ॥ 
ਕਬਿੱਤ: 

ਬਾਰਿ ਕੋ ਅਹਾਰ, ਕਬੀ ਸੁਸਕ ਪੁਣ ਚਾਰੁ, 
ਬਯਾਰੁ ਕੇ ਅਧਾਰੁ, ਕਬੀ ਰੈਹੈਂ ਨਿਰਾਧਾਰ ਹੈੱ”। 


ਪਗ ਭਾਰ ਥਿਰਯੋ, ਸਰੂ ਤਰੂ ਮਾਤ ਕਰਯੋ, 
ਧਯਾਨ ਮੈਂ ਬਿਲੀਨ, ਭਰਯੋ ਆਨੰਦ ਉਦਾਰ ਹੈਂ”। 


ਅਨਹਦ, ਸੁਨਿ ਮੁਨਿ ਮਗਨ ਅਪਾਰ ਹੈਂ”। 


ਸੰਤਾਵੈ ਆਧਿ ਬਯਾਧਿ ਨਾ, ਉਠਾਵੈ ਕੋ ਉਪਾਧਿ 
(ਹਰ 

ਬਿਲਾਵੈ ਸ੍ਰ ਸਮਾਧਿ ਨਾ, ਰਹਾਵੈਂ ਏਕ ਸਾਰ ਹੈਂ” 
॥੪੧॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਟਕ 'ਚ ਫ਼ੁਰਮਾਣ ਹੈ-'ਇਹ ਬਿਧਿ ਕਰਤ ਤਪਸਯਾ ਭਯੋ। 
ਦੂ ਤੇ ਏਕ ਰੂਪ ਹੂ ਗਯੋ।' ਜੇ ਕਾਲ ਤੇ ਕਾਲੀ ਦਾ ਧਿਆਨ ਮੰਨ 
ਲਿਆ ਜਾਏ ਤਾਂ ਕਹਿਣਾ ਚਾਹੀਦਾ ਸੀ ਤਿੰਨਾਂ ਤੋਂ ਇਕ ਰੂਪ ਹੋ 
ਗਏ। ਇਸ ਲਈ ਕਾਲ ਤੋਂ ਭਾਵ ਅਕਾਲ ਪੁਰਖ ਦਾ ਬੀਰ- 
ਰਸੀ ਸਰੂਪ ਤੇ ਕਾਲੀ ਤੋਂ ਉਸ ਦੀ ਬੀਰ-ਰਸੀ ਸ਼ਕਤੀ 
ਸਮਝਣਾ ਹੀ ਗੁਰਮਤਿ ਆਸ਼ੇ ਦੇ ਅਨਕੂਲ ਹੋਵੇਗਾ। 

'ਕਠਨ, ਭਿਆਨਕ। 


'ਜ਼ਮੀਨ ਵਿੱਚ ਹੋਣ ਵਾਲੇ ਗਾਜਰ, ਮੂਲੀ, ਗੰਢਾ ਆਦਿ 
ਪਦਾਰਥ। “ਭੋਜਨ ਕਰਦੇ ਹਨ। 

'ਥੋੜਾ ਜਿਹਾ ਛਕਦੇ ਹਨ। 

'ਅੱਠਾਂ ਅੰਗਾਂ ਵਾਲਾ ਜੋਗ ਸਾਧ ਕੇ ਸਿੱਧ ਕੀਤਾ। 

।ਆਪਣੇ ਆਤਮਾ ਨੂੰ ਪ੍ਰਮਾਤਮਾ ਰੂਪ ਜਾਣ ਲਿਆ। 


(ਦੁਸ਼ਟ ਦਮਨ ਜੀ ਕਦੇ) ਪਾਣੀ ਦਾ ਭੋਜਨ (ਕਰਦੇ ਹਨ) 
ਕਦੇ ਸੁੱਕੇ ਸੁੰਦਰ ਪੱਤੇ (ਛਕਦੇ ਹਨ ਕਦੇ) ਹਵਾ ਦੇ ਆਸਰੇ 
(ਅਤੇ) ਕਦੇ (ਹਵਾ ਦੇ) ਆਸਰੇ (ਤੋਂ ਵੀ) ਬਿਨਾਂ ਰਹਿੰਦੇ 
ਹਨ। 


'ਇਕ ਪੈਰ ਦੇ ਭਾਰ (ਐਉਂ) ਖੜੇ ਹਨ ਕਿ ਸਰੂ ਦੇ ਬ੍ਰਿੱਛ ਨੂੰ 
ਵੀ ਮਾਤ ਕਰਦੇ ਹਨ, ਧਿਆਨ 'ਚ ਬਹੁਤੇ ਲੀਨ ਹੋ ਕੇ ਸ੍ਰੇਸ਼ਟ 
ਅਨੰਦ 'ਚ ਭਰ ਰਹੇ ਹਨ। 


ਦਸਵੇਂ ਦੁਆਰ ਦੀ ਗੁਫਾ ਵਿੱਚ ਭੌਰਿਆਂ ਦੀ ਗੂੰਜ ਵਾਂਗ 
ਲਗਾਤਾਰ ਅਵਾਜ਼ ਹੋ_ਰਹੀ ਹੈ (ਜਿਸ ਨੂੰ) ਸੁਣ ਕੇ ਮੁਨੀ 
(ਦੁਸ਼ਟ ਦਮਨ) ਜੀ ਬਹੁਤੇ ਮਗਨ ਹੋ ਰਹੇ ਹਨ। 


'ਮਨ ਦਾ ਦੁਖ ਤੇ ਸ਼ਰੀਰ ਦਾ ਦੁਖ (ਉਨ੍ਹਾਂ ਨੂੰ) ਦੁਖੀ ਨਹੀਂ 
ਕਰਦਾ (ਜਿਸ ਕਰ ਕੇ ਮਨ) ਕੋਈ ਉਪੱਦੁਵ ਨਹੀਂ ਉਠਾਉਂਦਾ 
ਤੇ ਆਪਣੇ ਸਰੂਪ ਦੀ ਸਮਾਧੀ (ਬਿਲਾਵੈ) ਟੁਟਦੀ ਨਹੀਂ, 
ਲਗਾਤਾਰ (ਸਮਾਧੀ ਵਿੱਚ) ਰਹਿੰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਾਨ ਪਾਨ ਰੱਸ ਹਰ, ਪ੍ਰਾਨ ਠਹਰਾਏ ਹੈਂ”। 


ਆਨ ਅੰਗ ਜੋਗ ਸਾਧਿ, ਦੂਰ ਕੀਨ ਆਧਿ 
ਬਯਾਧਿ, 
ਮਨ ਕੋ ਬਿਕਾਰ ਬਾਧਿ, ਸ੍ਰੈ ਸਮਾਧਿ ਲਾਏ ਹੈਂ'। 


ਜੋਤਿ ਹੋਤ ਭਈ ਹੈ ਉਦੋਤ ਨਿਰਮਲ ਗੋਤ, 
ਬੀਜ ਰਵਿ ਸਸਿ ਜਹਾਂ ਛੂਛ ਦਰਸਾਏ ਹੈਂ'। 


ਤਪ ਹੀ ਕੋ ਬਪੁ ਹੈ ਕਿ ਬਪੁ ਹੀ ਭਯੋ ਹੈ ਤਪੁ, 
ਤਪ ਬਪੁ ਬੀਚ ਭੇਦ ਜਰਾ ਨ ਲਖਾਏ ਹੈ! 
॥੪੨॥ 


ਐਸ ਹੀ ਬਿਸਾਲ ਸਾਲ ਤਪਸਾ ਕਮਾਲ ਕਰਿ, 
ਕਸ਼ਟ ਕਰਾਲ ਜਾਲ ਤਨ ਪੈ ਸਹਾਰੇ ਹੈਂ”। 


ਕਾਮ ਕੋਹ' ਲੋਭ ਮੋਹ ਮਤਸਰ” ਦੰਭ ਦੋਹ, 
ਰਾਗ ਦ੍ਰੈਖ' ਛਲ ਛੋਹ? ਮੂਲ ਤੇ ਉਪਾਰੇ ਹੈਂ”। 
ਕੈਧੋਂ ਗਾਧਿ-ਪੂਤ ਕੈ ਰਿਖਭ ਦੇਵ ਮਜਬੂਤ, 
ਦੱਤ ਅਵਧੂਤ ਪੂਤ ਰਿਖਭ ਉਦਾਰੇ ਹੈਂ'। 


ਮੂਰਤੀ ਹੁਸਾਤਨ ਕੈ ਪੂਰਤੀ ਪ੍ਰਕਾਸ਼ਨ ਕੈ 
ਸੂਰਤੀ ਹੁਲਾਸਨ ਕੈ ਧੂਰਤੀ ਬਿਦਾਰੇ ਹੈਂ” 
॥੪੩॥ 


ਸੈਯਾ: 
ਤਨ ਜੋਤਹਿ ਜੋਤਿ ਮਯੋ ਝਲਕੈ, 
ਛਲਕੈ ਛਬਿ ਛੁੰਗਰਵ ਜਨ ਬੀਆ'। 


1173 


'ਸੰਘਣੇ ਜੰਗਲ 'ਚ ਵਸ ਕੇ ਸ਼ਰੀਰ ਤੇ ਮਨ ਨੂੰ ਖਿੱਚ ਕੇ ਖਾਣ 
ਪੀਣ ਦੇ ਸੁਆਦਾਂ ਨੂੰ ਛੱਡ ਕੇ ਪ੍ਰਾਣਰੋਕੇ ਹਨ। 


ਕੇ ਅਤੇ ਮਨ ਦੇ ਵਿਕਾਰਾਂ ਨੂੰ ਨਾਸ ਕਰ ਕੇ ਆਪਣੇ ਸਰੂਪ 
ਵਿੱਚ ਸਮਾਧੀ ਲਾਉਂਦੇ ਹਨ। 


'ਉੱਜਲ ਕੁਲ ਵਾਲੇ (ਪ੍ਰਮੇਸ਼ਰ) ਦੀ ਜੋਤਿ (ਦੁਸ਼ਟ ਦਮਨ ਜੀ 
ਦੇ ਹਿਰਦੇ ਵਿੱਚ) ਪ੍ਰਗਟ ਹੋ ਰਹੀ ਹੈ ਜਿਸ ਦੇ ਸਾਹਮਣੇ 
ਬਿਜਲੀ, ਸੂਰਜ ਤੇ ਚੰਦ (ਚਾਨਣ ਤੋਂ) ਖ਼ਾਲੀ ਨਜ਼ਰ ਆਉਂਦੇ 
ਹਨ। 


'ਇਹ ਤਪ ਦਾ ਹੀ ਸ਼ਰੀਰ ਹੈ ਕਿ ਸ਼ਰੀਰ ਹੀ ਤਪ ਹੋ ਗਿਆ 
ਹੈ, ਤਪ ਤੇ ਸ਼ਰੀਰ ਵਿੱਚ ਥੋੜੇ ਮਾਤ ਵੀ ਫ਼ਰਕ ਨਹੀਂ 
ਜਾਣੀਦਾ। 


'ਇਸੇ ਤਰ੍ਹਾਂ ਹੀ ਬੁਹਤੇ ਸਾਲ ਅਸਚਰਜ ਤੱਪਸਿਆ ਕਰਕੇ, 
ਬਹੁਤੇ ਭਿਆਨਕ ਕਸ਼ਟ ਸਰੀਰ ਤੇ ਸਹਾਰੇ ਹਨ। 

ਕ੍ਰੋਧ “ਈਰਖਾ। “ਧੋਖਾ। 

ਪ੍ਰੇਮ ਤੇ ਵੈਰ। “ਗੁੱਸਾ। “ਮੁੱਢ ਤੋਂ ਹੀ ਪੁੱਟ ਦਿੱਤੇ ਹਨ। 


ਜਾਂ ਇਹ ਵਿਸ਼ਵਾ ਮਿੱਤਰ ਹੈ ਜਾਂ ਸ਼ਕਤੀ ਵਾਲਾ ਰਿਖਭ ਦੇਵ 
(ਜੈਨੀਆਂ ਦਾ ਪਹਿਲਾ ਤੀਰਥੰਕਰ) ਜਾਂ ਪਵਿੱਤਰ ਤਿਆਗੀ 
ਦੱਤਾਤ੍ਰੇਯ ਹੈ ਜਾਂ ਸ੍ਰੇਸ਼ਟ ਰਿਖਭ ਹੈ (ਰਿਖਭ-ਮਰੁ ਦੇਵੀ ਦੇ 
ਉਦਰ ਤੋਂਰਾਜਾ ਨਾਭਿ ਦਾ ਪੁੱਤਰ)। 


'ਅੱਗ ਦੀ ਮੂਰਤ ਹੈ ਜਾਂ ਮੁਕੰਮਲ ਚਾਨਣ ਹੈ ਜਾਂ ਉਤਸ਼ਾਹ ਦਾ 
ਸਰੂਪ ਹੈ ਜਾਂ ਛਲੀਆਂ ਨੂੰ ਨਾਸ ਕਰਨ ਵਾਲਾ ਹੈ। 


'ਸ਼ਰੀਰ ਦੀ ਜੋਤ (ਵਾਹਿਗੁਰੂ ਦੀ) ਜੋਤ ਰੂਪ ਹੋ ਕੇ ਚਮਕ ਰਹੀ 
ਹੈ ਅਤੇ (ਛੁੰਗ) ਸਮੂੰਹ ਸੋਭਾ (ਐਉਂ) ਛਲਕ ਰਹੀ ਹੈ ਜਾਣੋ 
ਦੂਜਾ ਸੂਰਜ ਹੀ ਹੈ। 





1174 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਹੁ ਚੱਕਨ ਮੈਂ! ਚਰਚਾ ਚਲਗੀ, 
ਚਿਤ ਚੇਤਨਤਾ ਚਪਲਾ ਚਮਕੀਆ'। 
ਦੁਤਿ ਦੀਹ ਦਸੋ ਦਿਸ ਦੀਪਤ ਭੀ, 
ਦਿਕ ਦੇਵਨਿ ਦੇਖਨ ਕੋ ਦਿਲ ਦੀਆ'। 


ਜਨ ਚੰਦ ਸੁਰੱਜ ਬੁਰੱਜ ਚਢੇ 

ਤਪ ਕੇਰ, ਨਖੱਤ ਪ੍ਰਕਾਸ਼ਤ ਦੀਆ' ॥ ੪੪ ॥ 
ਸਜ ਕੈ ਪਦਮਾਸਨ ਸ੍ਰਾਸਨਿ ਖੈਂਚਿ, 

ਮਿਲਾਇ ਬਿਲੋਚਨ ਲਾਇ ਲਿਵੈਂ”। 


ਨ ਹਟੀ ਨ ਘਟੀ ਨ ਲਟੀ ਸੁ ਕਿਵੈੱ”। 


ਚੱਖ ਹੈ ਅਮਿਓ ਲਖ ਹੈਂ ਸੁ ਸਿਵੈਂ'। 


ਪਰਮਾਤਮ ਆਤਮ ਏਕ ਲਖਯੋ, 
ਰਵਿ ਕੀ ਰਿਸ਼ਮੈਂ ਸਿੰਧੁ ਬਿੰਦ ਜਿਵੈਂ' ॥੪੫॥ 


ਮਨ ਮੀਨ ਬਿਲੀਨ ਭਯੋ ਨਿਧਿ ਆਨਦ, 
ਚੀਨ ਲਯੋ ਹਰਿ ਸ੍ਰੈ ਲੁਡੀਆ'। 


ਥੱਕ ਪ੍ਰਾਨ ਥਿਰੇ' ਇੰਦਰੇ ਮਨ ਲੌ, 
ਤਨ ਕੀ ਸੁਧਿ ਬੁਧਿ ਸਬੈ ਬੁਡੀਆ'। 
ਹਰਿ ਗਜਾਨ ਗਜਾਨ ਜਗੀ ਅਗਨੀ, 
ਅੱਗਯਾਨ ਸਕਾਰਜ ਹੈ ਜੁਡੀਆ'। 


ਨ੍ਰਿਪ ਤੇਜ ਸਰੂਪ ਅਨੂਪ ਲਸੈ, 


'ਚਹੁੰ ਤਰਫਾਂ ਵਿੱਚ। 
'ਚਿੱਤ ਦੀ ਗਿਆਨ ਸ਼ਕਤੀ ਬਿਜਲੀ ਵਾਂਗ ਚਮਕ ਪਈ। 


'ਭਾਰੀ ਚਮਕ ਦਸਾਂ ਤਰਫਾਂ ਵਿੱਚ ਚਮਕ ਪਈ ਅਤੇ ਅੱਠੇ 
ਦਿਸ਼ਾਂ ਦੇ ਦੇਵਤਿਆਂ (ਦਿਗਪਾਲਾਂ) ਦਾ ਦੇਖਣ ਨੂੰ ਦਿਲ 
ਕੀਤਾ। 


'ਜਾਣੋ ਚੰਦ ਤੇ ਸੂਰਜ (ਦੁਸ਼ਟ ਦਮਨ ਦੇ) ਤਪ ਦੇ ਦੋ ਬੁਰਜ 
(ਚੜ੍ਹੇ ਹੋਏ ਹਨ ਅਤੇ) ਤਾਰੇ ਤਪ ਦੇ ਦੀਵੇ ਚਮਕ ਰਹੇ ਹਨ। 


'ਪਦਮਾਸਨ ਲਾ ਕੇ ਸਾਹਾਂ ਨੂੰ ਖਿੱਚ ਕੇ ਅੱਖਾਂ ਮੀਟ ਕੇ ਚਿੱਤ 
ਬ੍ਰਿੱਤੀ ਲਾ ਕੇ। 


'ਤ੍ਰਿਕੁਟੀ ਵਿੱਚ ਬ੍ਰਿੱਤੀ ਸੰਕੋਚ ਕੇ ਜੋੜ ਲਈ (ਉਹ ਜੁੜੀ 
ਹੋਈ) ਕਿਵੇਂ ਵੀ ਨ ਹਟੀ ਨ ਘਟੀ ਤੇ ਨ ਹੀ ਥੱਕੀ ਹੈ। 


'ਮੁਨੀ (ਦੁਸ਼ਟ ਦਮਨ ਜੀ) ਅਨਹਦ ਧੁਨੀ (ਆਤਮ ਮੰਡਲ ਦੇ 
ਸੰਗੀਤ ਵਿੱਚ ਲੀਨ ਹੋ ਕੇ ਅੰਮ੍ਰਿਤ ਚੱਖਦੇ ਹਨ ਅਤੇ 
ਕਲਿਆਣ ਸਰੂਪ (ਵਾਹਿਗੁਰੂ) ਨੂੰ ਜਾਣਦੇ ਹਨ। 


'ਪਰਮਾਤਮਾ ਤੇ ਆਤਮਾ ਨੂੰ (ਇਉਂ) ਇਕ ਜਾਣ ਲਿਆ 
ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਨਾਂ ਅਤੇ ਸਮੁੰਦਰ ਤੇ 
ਸਮੁੰਦਰ ਦੀਆਂ ਬੂੰਦਾਂ ਇਕ ਹੁੰਦੀਆਂ ਹਨ। 


'ਮਨ ਰੂਪ ਮੱਛ ਅਨੰਦ ਦੇ ਸਮੁੰਦਰ ਵਿੱਚ ਲੀਨ ਹੋ ਗਿਆ 
ਆਪਣੇ ਹਰੀ ਨੂੰ ਜਾਣ ਕੇ ਖ਼ੁਸ਼ੀ 'ਚ (ਲੁਡੀਆ) ਝੂਮਣ ਲੱਗ 
ਪਏ। 

'ਖੜੇ ਹੋ ਗਏ। 

ਡੁੱਬ ਗਈ। 


ਅਗਿਆਨ ਆਪਣੇ ਕਾਰਜ (ਸੰਸਾਰ) ਸਮੇਤ ਜੁੜ ਗਿਆ 
(ਸੰਗੜ ਗਿਆ) ਭਾਵ ਨਸ਼ਟ ਹੋ ਗਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1175 


ਜਨੁ ਰਾਜਤ ਹੈ ਤਪ ਕੀ ਗੁਡੀਆ' ॥ ੪੬ ॥ 


ਤਰੁ ਸਾਖ ਬਲੀ ਦਲ ਫੂਲ ਫਲਾਦਿਕ, 
ਗਯਾਨ ਮਏ ਰਸ ਮੈਂ ਟਪਕੈ'। 

ਜਢ ਚੇਤਨ ਕੇ ਤਨ ਕਾਂਤਿ ਮਈ, 

ਸੁ ਬਿਭਾਂਤਿ ਸੁਹਾਤ ਬਲੈ ਤਪ ਕੈ'। 


ਜਲ ਕੇ ਥਲ ਕੇ ਖਗ ਮੀਨ ਜਿਤੇ ਮਿ੍‌ਗਿ, 
ਜਾਪ ਅਕਾਲ ਰਹੈਂ ਜਪ ਕੈ'। 


ਰਸ ਸਾਂਤਿ ਮਈ, ਗਿਰਿ ਕਾਂਤਿ ਮਈ, 
ਅਵਦਾਤ ਵਿਦਾਂਤ ਰਹੈਂ ਲਖ ਕੈ' ॥੪੭॥ 


ਮਹਿਮਾ ਤਪ ਕੀ ਮਤ ਮਾਨਹੁ ਕੂਰ', 
ਕਹੇ ਕਵਿ ਜੋ ਸਬਿ, ਸਾਚ ਅਹੇ। 
ਰਚਨਾ ਜਗ ਕੀਨ ਬਿਧੀ' ਤਪ ਕੇ ਬਲ, 
ਗਾਧਿ ਸੁਤੈਂ ਕਮ ਕੌਨ ਕਹੇ'। 

ਜੱਗ ਥੀਓ ਵਹੇ, ਤਪਸੀ ਜੁ ਚਹੇ'। 


ਸੂਤਿ' ਸਾਰਦ? ਨਾਰਦ ਸੇਸ” ਮਹੇਸ'', 
ਨਹੀਂ ਤਪਸੀਨ ਕੋ ਅੰਤ ਲਹੇ ॥ ੪੮ ॥ 
ਦੋਹਰਾ: 

ਦੁਸ਼ਟ ਦਵਨ ਅਤਿ ਉੱਗ੍ਰ' ਤਪ, 
ਕਰਯੋ ਯੋਗ ਅਸਟਾਂਗ'। 
ਬ੍ਰਿੰਧਿ ਤਜਾਗ ਵੈਰਾਗ' ॥ ੪੯॥ 


ਚੌਪਈ: 
ਸਿੱਧਿ ਅਸਟ ਦਸ' ਹਾਜਰ ਰੈਹੈਂ। 


'ਰਾਜੇ (ਦੁਸ਼ਟ ਦਮਨ) ਦੇ ਸਰੂਪ ਦਾ ਤੇਜ ਉਪਮਾ ਤੋਂ ਰਹਿਤ 
ਚਮਕ ਰਿਹਾ ਹੈ ਜਾਣੋ ਤਪ ਦੀ ਮੂਰਤੀ ਬਿਰਾਜ ਰਹੀ ਹੈ। 


ਆਦਿਕਾਂ (ਮੈਂ) ਵਿੱਚੋਂ ਗਿਆਨ ਰੂਪਰਸ ਚੋ ਰਿਹਾ ਹੈ। 


'ਤਪ ਦੇ ਬਲ ਨਾਲ ਜੜ੍ਹ ਤੇ ਚੇਤਨ ਦੇ ਸ਼ਰੀਰ ਚਮਕ ਰੂਪ ਹੋਂ 
ਕੇ (ਬਿਭਾਂਤਿ) ਅਨੇਕ ਤਰ੍ਹਾਂ ਦੇ ਭਲੀ ਪ੍ਰਕਾਰ ਸੋਭ ਰਹੇ ਹਨ। 


'ਜਿਤਨੇ ਜਲ ਦੇ ਮੱਛ ਆਦਿ, (ਅਕਾਸ਼ ਦੇ) ਪੰਛੀ ਤੇ ਧਰਤੀ 
ਦੇ ਹਰਣ ਆਦਿਕ ਜੀਵ ਹਨ ਸਾਰੇ ਅਕਾਲ ਅਕਾਲ ਦੇ ਜਾਪ 
ਨੂੰ ਜਪ ਰਹੇ ਹਨ। 


'ਚਮਕੀਲੇ ਪਹਾੜਾਂ ਵਿੱਚ (ਉਹ) ਵੇਦਾਂਤ ਦੇ ਉੱਜਲ ਸਿਧਾਂਤ 


ਨੂੰ ਜਾਣ ਕੇ ਸ਼ਾਂਤੀਰਸ ਵਾਲੇ ਹੋ ਕੇ ਰਹਿੰਦੇ ਹਨ। 
'ਝੁਠ ਨ ਮੰਨੋ। 


'ਬੁਹਮਾ ਨੇ। 
'ਵਿਸ਼ਵਾ ਮਿੱਤਰ (ਦੇ ਤਪ) ਨੂੰ ਕੌਣ ਘੱਟ ਕਹਿ ਸਕਦਾ ਹੈ। 


'(ਤਪ ਦੇ ਬਲ ਨਾਲ ਗੋਤਮ ਨੇ ਦੁਆਪਰ ਦੇ ਥਾਂ ਤ੍ਰੇਤਾ) ਜੁਗ 
ਬਦਲ ਦਿੱਤਾ (ਅਤੇ ਅਗਸਤ ਨੇ) ਸਮੁੰਦਰ ਪੀ ਲਿਆ, 
ਜਗਤ 'ਚ ਉਹ ਹੋਇਆ ਜੋ ਤਪੱਸੀਆਂ ਨੇ ਚਾਹਿਆ। 

'ਵੇਦ। “ਸਰੁਸਤੀ। “ਸ਼ੇਸ਼ ਨਾਗ। ''ਸ਼ਿਵ। 


'ਭਿਆਨਕ। 
'ਜੋਗ ਦੇ ਅੱਠਾਂ ਅੰਗਾਂ ਅਨੁਸਾਰ। 


'ਬਹੁਤੇ ਤਿਆਗ ਤੇ ਵੈਰਾਗ ਨਾਲ ਸ਼ਕਤੀਆਂ ਵਾਲਾ ਬਹੁਤ 
ਮਸ਼ਹੂਰ ਹੋ ਗਿਆ। 


'ਅਠਾਰਾਂ ਸ਼ਕਤੀਆਂ। 





1176 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਨਿ ਨ ਤਿਨਨਿ ਦਿਸ ਦ੍ਰਿਸ਼ਟੀ ਦੈਹੈਂ'। 
ਬੁਹਮਾਨੰਦ ਵਿਖੇ ਆਨੰਦੈਂ। 

ਰਹੈਂ ਨਿਮਗਨ ਲਗਨ ਲਗਿ ਚਿੰਦੈਂ' ॥੫੦॥ 
ਮਨ ਪਰਫੁੱਲਤ' ਡੁੱਲਤ ਨਾਹੀਂ। 
ਰਾਜ ਤ੍ਰਿਲੋਕ ਦ ਸੋਕ ਲਖਾਹੀਂ'। 
ਅਗਨਿ ਸਿਖਾ ਸਮ ਤਨ ਪੁ੍‌ਕਾਸੈ'। 
ਰਹੀ ਸਨਾਯੂ ਮਾਸ ਨ ਮਾਸੈ' ॥੫੧॥ 


ਆਢ ਰਹਤ ਬਿਚਰਨ ਅਧਿਕਾਰੀ'। 


ਭਯੋ, ਮੁਨੇਸਰ ਇੱਛਜਾਚਾਰੀ'। 
ਗੋਰਖ ਦੱਤ ਕਪਲ ਰਿਖਭਾਦੈ'। 


ਸਨਕਾਦਕ ਨਾਰਦ ਤੈ ਜ਼ਯਾਦੈ' ॥੫੨॥ 
ਦੁਸ਼ਟ ਦਵਨ ਮੈਂ ਸ਼ਕਤੀ ਭਈ। 

ਪੈ ਨ ਦੀਪ ਘਰ ਜਯੋਂ ਬਿਦਤਈ'। 
ਬੁਹਮਾਤਮ ਨਿਜ ਸਭਿ ਕੋ ਹੇਰੈਂ'। 

ਬਰ ਸਰਾਪ ਨਹਿ ਕਾਹੂੰ ਟੇਰੈਂ ॥੫੩॥ 
ਜੀਵ ਚਰਾਚਰ' ਕੇਰ ਸੁਭਾਵੂ। 

ਬਦਲ ਗਏ ਮੁਨਿ ਤਪ ਪ੍ਰਭਾਵੂ'। 

ਨਿਸ ਕੰਟਕ ਪ੍ਰਿਥ੍ਹੀ ਗਿਰ ਭਏ'। 

ਬਾਰਿ ਬਾਰਿ ਭਾਵਤੋ ਦਏ' ॥੫੪॥ 
ਨਾਰੇ ਨਦੀ ਸੁਧਾ ਮਹਿਂ ਬਹਿਹੀਂ'। 
ਗਿਰ ਵਰ ਝਰਨਾ ਝਰਤ ਸੁ ਰਹਿਹੀਂ”। 
ਤਰੁ' ਫਰ” ਸੁਖਦਾ ਸ੍ਰਾਦਲ ਦੈਹੈਂ। 
ਬਾਰਹਿ ਮਾਸ ਫਰੇ' ਸਬਿ ਰੈਹੈਂ ॥੫੫॥ 
ਮੰਦ ਸੁਗੰਧਿ ਸਰਦ ਬਹਿ ਬਯਾਰੀ'। 
ਬੂਟੀ ਬੇਲ ਬਿਬਿਧਿ ਫੁਲਵਾਰੀ'। 
ਚੰਪਾ', ਰਾਇ-ਬੇਲ”, ਚੰਬੇਲੀ। 
ਕਵਲ, ਕੇਵੜਾ', ਖਿੜੇ ਰਵੇਲੀ” ॥ ੫੬॥ 


'ਮੁਨੀ ਉਨ੍ਹਾਂ ਦੀ ਤਰਫ਼ ਨਿਗਾਹ ਨਹੀਂ ਕਰਦੇ। 


'ਚਿੰਤਨ ਵਿੱਚ। 

'ਖਿੜਿਆ ਹੋਇਆ ਹੈ। 

ਤਿੰਨਾਂ ਲੋਕਾਂ ਦਾ ਰਾਜ ਸੋਕ ਦੇਣ ਵਾਲਾ ਜਾਣਦੇ ਹਨ। 

'ਅੱਗ ਦੀ ਲਾਟ ਵਾਂਗ ਸ਼ਰੀਰ ਚਮਕਦਾ ਹੈ। 

'(ਕੇਵਲ) ਨਾੜੀਆਂਰਹਿ ਗਈਆਂ ਹਨ ਮਾਸ ਮਾਸਾ ਜਿੰਨਾ ਵੀ 
ਨਹੀਂ ਰਿਹਾ। 

'ਆਸਰੇ ਤੋ ਬਿਨਾਂ ਫਿਰਨ ਦੇ ਹੱਕਦਾਰ ਹੋ ਗਏ ਭਾਵ ਕਿਸੇ ਦੇ 
ਆਸਰੇ ਤੋਂ ਬਿਨਾਂ ਤੁਰ ਨਹੀਂ ਸਕਦੇ। 

।ਆਪਣੀ ਇੱਛਾ ਅਨੁਸਾਰ ਵਿਚਰਨ ਵਾਲਾ। 

'ਰਿਖਭ ਆਦਿਕ (ਰਿਖਭ=ਜੈਨੀਆਂ ਦੇ ਚੌਵੀ ਅਵਤਾਰਾਂ 
ਵਿੱਚੋਂ ਇਕ ਅਵਤਾਰ)। 

'ਬਹੁਤੀ। 


/ਪਰ ਘਰ ਦੇ ਦੀਵੇ ਵਾਂਗ ਬਾਹਰ ਪੁਗਟ ਨਹੀਂ ਹੋਈ। 
'ਆਪ ਸਾਰਿਆਂ ਨੂੰ ਬੁਹਮਾਤਮਾ ਰੂਪ ਵੇਖਦੇ ਹਨ। 


ਚੇਤਨ ਤੇ ਜੜ੍ਹ। 

।ਅਸਰ ਨਾਲ। 

'ਧਰਤੀ ਤੇ ਪਹਾੜ ਦੁੱਖਾਂ ਤੋਂ ਰਹਿਤ ਹੋ ਗਏ। 
'ਬੱਦਲ ਮਨ ਭਾਉਂਦੇ ਪਾਣੀ ਦਿੰਦੇ ਹਨ। 

'ਨਦੀਆਂ ਤੇ ਨਾਲਿਆਂ ਵਿੱਚ ਅੰਮ੍ਰਿਤ ਵਗਦਾ ਹੈ। 
ਪਹਾੜਾਂ 'ਚ ਚੰਗੇ ਸੋਮੇ ਵਗਦੇ ਰਹਿੰਦੇ ਹਨ। 
'ਬ੍ਰਿੱਛ। “ਫਲ। 

'ਫਲੇ। 

ਹੌਲੀ ਹੌਲੀ ਸੁਗੰਧੀ ਵਾਲੀ ਠੰਡੀ ਹਵਾ ਵੱਗਦੀ ਹੈ। 
'ਬੂਟੀਆਂ ਤੇ ਵੇਲਾਂ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਵਾਲੀਆਂ ਹਨ। 
'ਚੰਬਾ। “ਮੋਤੀਏ ਦੀ ਜਾਤੀ ਦੀ ਇਕ ਵੇਲ। 
'ਚੰਦੂਮਾ ਵਰਗੇ ਚਿੱਟੇ ਫੁੱਲਾਂ ਦੀ ਵੇਲ। “ਵੱਡਾ ਚੰਬਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰੀ ਭਰੀ ਸਭਿ ਫੂਲੀ ਫਲੀ'। 

ਸੁਚਿ ਸੁਗੰਧਿ ਮਹਕਾਵਤਿ ਕਲੀ'। 
ਕਲੀ ਪੁਭਾਵ ਸੁਭਾਵ ਜਗੱਤੈ। 

ਗੱਤੈ ਭਏ, ਨ ਬਿਆਪੈ ਤੱਥੈ' ॥੫੭॥ 


ਤੱਥੈ ਕੇ' ਗਾਹਕ ਜਨ ਸਾਧੂ। 

ਸਾਧੂ ਮਤਿ ਜੇ ਚਹਿਤ ਅਗਾਧੂ'। 

ਗਾਧੂ ਸੁਤ ਸੇ ਤਪ ਧਨ ਵਾਰੇ'। 

ਵਾਰੇ ਆਇ ਬਸੇ ਦਿਸ ਚਾਰੇ' ॥੫੮॥ 
ਚਾਰੇ ਬੇਦ ਪਵੈਂ ਮੁਨਿ ਰਾਈ'। 

ਰਾਈ ਸਮ ਨ ਬਿਕਾਰ ਜਿਨਾਈ'। 

ਨਾਈ ਗ੍ਰੀਵਾ ਪ੍ਰਭੁ ਗੁਰੁ ਆਗੇ'। 

ਆਗੇ ਸੇ ਤਿਹਿਂ ਬਹੁ ਬਡ ਭਾਗੇ' ॥ ੫੯ ॥ 
ਭਾਗੇ ਦੁਖ ਭੁਖ ਤਿਨੈਂ ਅਗਾਰੀ। 

ਗਾਰੀ' ਆਸੁਰਿ ਸੰਪਤਿ? ਸਾਰੀ। 

ਸਾਰੀ ਕਾਰਜ ਸਹਿਤ ਅਵਿੱਦਯਾ'। 
ਵਿੱਦਯਾ ਬੂੁਹਮ ਗਯਾਨ ਕਿਯ ਸਿੱਧਜਾ' ॥੬੦॥ 
ਸਿੱਧਯਾ ਰਿੱਧਯਾ ਕੋ ਨ ਚਹਾਨਾ'। 

ਹਾਨਾ ਭਰਮ ਭੇਦ ਪਚਧਾਨਾ'। 

ਧਾਨਾ' ਜਿਮ ਭੂਨਯੋਂ ਮਨ ਅਪਨਾ। 

ਪੁਨਾ ਨਾ ਅੰਕੁਰ' ਹੋਇ ਉਤਪਨਾ ॥੬੧॥ 
ਤਪਨਾ ਫਿਰ ਭਵ ਪਰੈ ਨ ਜਾਂ ਤੈ'। 

ਜਾਤੈ' ਪਾਤੈਂ ਕੀਨੀ ਹਾਤੈ'। 

ਹਾਤੈ ਸਤਿਸੰਗਤ ਮੈਂ ਪਰ ਕੈ'। 

ਪਰ ਕੈ ਨਿਜ ਸਬਿ ਬੁੱਹਮ ਨਿਹਰ ਕੈ' ॥੬੨॥ 
ਹਰ ਕੈ ਕ੍ਰਿਯਾ ਕਲਾਪ ਕਲੇਸੈਂ'। 

ਲੇਸੈਂ ਹਰਯੋ ਅਗਯਾਨ ਅਸੇਸੈਂ”। 


ਸੇਸੈ ਜਯੋਂ' ਇਕ ਪੁਭ ਕੋ ਜੱਪਾ। 
ਜੱਪਾ ਕੁਸਮ ਰੰਗ ਜੱਗ ਥੱਪਾ' ॥ ੬੨॥ 


'ਫ਼ੁੱਲਾਂ ਤੇ ਫਲਾਂ ਸਹਿਤ ਹੈ। 
'ਕਲੀਆਂ ਪਵਿੱਤਰ ਸੁਗੰਧੀ ਖਿਲਾਰ ਰਹੀਆਂ ਹਨ। 


ਕਲਜੁਗ ਦਾ ਅਸਰ ਤੇ ਦੁਨਿਆਵੀ ਸੁਭਾਵ (ਗੱਤੇ) ਨਾਸ ਹੋ 


ਗਏ (ਤੱਥੈ) ਉੱਥੇ ਨਹੀਂ ਪਹੁੰਚਦੇ। 

'ਤੱਤ ਸਰੂਪ ਦੇ। 

ਸ੍ਰੇਸ਼ਟ ਬੁੱਧੀ ਵਾਲੇ ਜਿਹੜੇ ਪ੍ਰਮੇਸ਼ਰ ਨੂੰ ਚਾਹੁੰਦੇ ਹਨ। 
'ਵਿਸ਼ਵਾ ਮਿੱਤਰ ਵਰਗੇ ਤਪ ਰੂਪ ਧਨ ਵਾਲੇ। 

'ਚਹੁੰ ਪਾਸੀਂ ਘੇਰਾ ਪਾ ਕੇ ਆ ਵੱਸੇ। 

'ਮੁਨੀਆਂ ਦੇ ਰਾਜੇ ਭਾਵ ਸ੍ਰੋਮਣੀ ਮੁਨੀ। 

ਜਿਨ੍ਹਾਂ ਨੰ 

'ਦੁਸ਼ਟ ਦਮਨ ਅੱਗੇ ਧੌਣ ਨਿਵਾਈ। 

ਪਹਿਲਾਂ ਨਾਲੋਂ ਉਨ੍ਹਾਂ ਦੇ ਬਹੁਤ ਵੱਡੇ ਭਾਗ ਹੋ ਗਏ। 


'ਗਾਲ ਦਿੱਤੀ। “ਕਾਮ ਆਦਿਕ। 

(ਕਾਰਜ) ਸੰਸਾਰ ਦੇ ਸਣੇ ਅਵਿਦਿਆ ਸਾੜ ਦਿੱਤੀ। 
ਬ੍ਰਹਮ ਗਿਆਨ ਦੀ ਵਿੱਦਿਆ ਪ੍ਰਾਪਤ ਕਰ ਲਈ। 
ਸਿੱਧੀਆਂ ਰਿੱਧੀਆਂ ਕੋਈ ਨਹੀਂ ਚਾਹੁੰਦਾ। 

/'ਭਰਮ ਨਾਸ ਹੋ ਗਿਆ ਤੇ ਭੇਦ (ਪਚਧਾਨਾ) ਸੜ ਗਿਆ। 
'ਭੂਜੇ ਹੋਏ ਜੌਂ ਜਾਂ ਚਉਲ। 

'ਅੰਗੂਰ। 

'ਜਿਸ ਕਰ ਕੇ ਸੰਸਾਰ ਵਿੱਚ ਫੇਰ ਤਪਣਾ ਨ ਪਵੇ। 

ਜਾਤਾਂ ਪਾਤਾਂ ਨਾਸ ਕਰ ਦਿੱਤੀਆਂ। 

'ਸਤਿ ਸੰਗਤ ਰੂਪ ਵਲਗਣ ਵਿੱਚ ਪੈ ਕੇ। 

'ਪਰਾਇਆਂ ਤੇ ਆਪਣਿਆਂ ਨੂੰ ਬ੍ਰਹਮ ਰੂਪ ਦੇਖ ਕੇ। 
'ਸਾਰੇ ਕਲੇਸ਼ਾਂ ਤੇ ਕ੍ਰਿਆ ਨੂੰ ਤਿਆਗ ਕੇ। 

'ਲੇਸ ਵਾਂਗ (ਚਿੰਬੜਿਆ ਹੋਇਆ) ਅਗਿਆਨ ਨਾਸ ਕਰ 
ਦਿੱਤਾ। 


'ਦੁਪਹਿਰੀਏ ਫੁੱਲ ਦੇਰੰਗ ਵਰਗਾ (ਛੇਤੀ ਨਾਸ ਹੋ ਜਾਣ 





1177 


1178 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥੱਪਾ ਗਜਾਨ ਮਾਰ ਜਮ ਹਰਾ'। 

ਹਰਾ ਭਯੋ ਉਰ ਸਦ ਗੁਨ ਖਰਾ'। 
ਖਰਾ' ਕਰਯੋ ਮਨ ਆਤਮ ਮਾਹੀ। 
ਮਾਹੀ ਹੀਰ ਜੈਸ ਜਲ ਮਾਂਹੀ' ॥੬੪॥ 
ਮਾਂ ਹੀਯ ਸੁਤ ਜਿਮ ਚੰਦ ਚਕੋਰੀ'। 
ਕੋਰੀ ਪਟ, ਕੁਲਾਲ ਘਟ ਜੋਰੀ'। 


ਜੋਰੀ ਸੰਪਤਿ ਸੂਮ ਬਟੋਰੀ'। 

ਟੋਰੀ ਬਾਲਕ ਗੁੱਡੀ ਡੋਰੀ' ॥ ੬੫ ॥ 
ਡੋਰੀ ਤਯੋਂ ਧਰਿ ਵੀਚ ਤਪੱਸਯਾ'। 
ਪੱਸਯਾ ਨਿਜ ਮਹਬੂਬ ਅਵੱਸਯਾ'। 


ਵੱਸਜਾ ਗਿਰ ਬਨ ਤਪ ਪੁਭਾਵੈ'। 

ਭਾਵੈ ਬੈਰਿ ਨ ਕਿਹ ਤਿਹ ਥਾਵੈ' ॥੬੬॥ 
ਥਾ ਵੈ ਬਨ ਅਦਭੁਤ ਤਬਿ ਸੋਹੈ'। 

ਸੋ ਹੈ ਕੌਨ ਜੁ ਪੇਖਿ ਨ ਮੋਹੈ। 

ਮੋ ਹੈ ਤਿਸ ਕੇ ਫਲ ਕੇ ਸਾਲਾ। 
ਸਾਲਮਲੀ', ਪੂੰਗੀ?, ਤਾਮਾਲ” ॥੬੭॥ 
ਮਾਲ' ਕਪਿੱਥ?, ਸੇਉ, ਕਚਨਾਲਾ। 


ਨਾਲ ਕੇਲ', ਕੇਲਾ, ਬਿੰਬ? ਜਾਲ”। 


ਜਾਲ' ਬੇਰ, ਸੀਤਾ ਫਲ, ਰਾਮ”। 
ਰਾਮ ਦਾਇ' ਲੀਚੀ ਵਰ ਆਮ?” ॥੬੮॥ 


ਆਮ ਖਜੂਰ', ਖਿਰਨੀ?, ਖੱਖਰੀ'। 


ਖਰੀ ਅੰਜੀਰ' ਅੰਗੂਰੈਂ ਦੱਖਰੀ”। 
ਦੱਖ ਰੀਝਤ ਪਿਖਿ ਆੜੂ, ਕੱਟਲੈਂ'। 


ਵਾਲਾ) ਜਗਤ ਨੂੰ ਸਮਝਿਆ ਹੈ। 

'ਗਿਆਨ ਦਾ ਥੱਪੜ ਮਾਰ ਕੇ ਜਮ ਨੂੰ ਮਾਰ ਦਿੱਤਾ। 

'ਚੰਗੇ ਸ੍ਰੇਸ਼ਟ ਗੁਣਾਂ ਨਾਲ। 

ਖੜ੍ਹਾ (ਸਾਵਧਾਨ)। 

'ਜਿਵੇਂਰਾਂਝੇ ਵਿੱਚ ਹੀਰ ਨੇ ਤੇ ਜਲ ਵਿੱਚ ਮੱਛੀ ਨੇ। 

'ਮਾਤਾ ਦਾ ਮਨ ਪੁੱਤ੍ਹ ਵਿੱਚ ਤੇ ਚਕੋਰ ਦਾ ਚੰਦ ਵਿੱਚ। 

'ਜੁਲਾਹੇ ਨੇ ਬਸਤ੍ਰ (ਬੁਣਨ) ਵਿੱਚ ਤੇ ਘੁਮਿਆਰ ਨੇ ਜਿਵੇਂ 
ਘੜੇ ਜੋੜਨ ਵਿਚ। 

'ਜਿਵੇਂ ਸੂਮ ਨੇ ਮਾਇਆ ਇਕੱਠੀ ਕਰ ਕੇ ਜਸ੍ਹਾਂ ਕਰਨ ਵਿੱਚ। 
'ਜਿਵੇਂ ਬਾਲਕ ਗੁੱਡੀ ਦੀ ਡੋਰ ਨੂੰ ਤੋਰਨ ਵਿੱਚ। 

'ਤਿਵੇਂ ਤਪੱਸਿਆ ਵਿੱਚ ਬ੍ਰਿਤੀ (ਜੋੜ) ਰਖੀ ਹੈ। 

(ਉਨ੍ਹਾਂ) ਆਪਣੇ ਪਿਆਰੇ ਨੂੰ (ਅਵੱਸਯਾ) ਬਿਨਾ ਸੰਸੇ ਤੋਂ 
ਦੇਖ ਲਿਆ ਹੈ। 

ਪਹਾੜਾਂ ਤੇ ਜੰਗਲਾਂ ਵਿੱਚ ਤਪ ਦਾ ਅਸਰ ਵਸ ਗਿਆ ਹੈ। 
ਉਸ ਥਾਂ ਕਿਸੇ ਨੂੰ ਵੀ ਵੈਰ ਕਰਨਾ ਨਹੀਂ ਭਾਉਂਦਾ। 

'ਸੀ ਤਾਂ ਉਹ ਜੰਗਲ (ਪਰ) ਤਦੋਂ ਅਸਚਰਜ ਸੋਭਦਾ ਸੀ। 


'ਤਿਸ ਜੰਗਲ ਦੇ ਵਿੱਚ ਸਾਲ ਦੇ ਫਲਦਾਰ (ਦਰੱਖ਼ਤ) ਹਨ। 
'ਸਿੰਬਲ। 'ਸੁਪਾਰੀ। 'ਤਮਾਲ, ਇਕ ਸਦਾ ਬਹਾਰ ਬ੍ਰਿੱਛ। 
'(ਦਰੱਖ਼ਤਾਂ ਦੀਆਂ) ਕਤਾਰਾਂ ਹਨ। “ਕੈਥ, _ਜੰਗਲੀ 
ਨਾਸ਼ਪਾਤੀ। “ਕਾਂਚਨਾਰ, ਇਕ ਬ੍ਰਿੱਛ ਜਿਸ ਦੀਆਂ ਕਲੀਆਂ 
ਦੀ ਭਾਜੀ ਬਣਦੀ ਹੈ। 

'ਨਲੇਰ, ਖੋਪੇ ਦਾ ਬ੍ਰਿੱਛ। “ਰਕਤ ਫਲਾ, ਕੁੰਦਰੂ ਫਲ, ਜਿਸ 
ਦਾ ਰੰਗ ਲਾਲ ਹੁੰਦਾ ਹੈ। “ਬਹੁਤੇ। 

ਪੀਲੂ ਦਾ ਬ੍ਰਿੱਛ, ਵਣ। “ਰਾਮ ਫਲ। 
।ਆਰਾਮ (ਸੁਖ) ਦੇਣ ਵਾਲੇ। 2ਲੀਚੀ ਤੇ ਚੰਗੇ ਅੰਬਾਂ ਦੇ 
(ਦਰੱਖ਼ਤ)। 

'ਬਹੁਤੀਆਂ ਖਜੂਰਾਂ। “ਨਮੋਲੀ ਵਰਗੇ ਇਕ ਮਿੱਠੇ ਫਲ ਦਾ 
ਬਰਿੱਛ। “ਖੱਖੜੀਆਂ (ਦੇ ਫਲ)। 

'ਚੰਗੀਆਂ ਅੰਜੀਰਾਂ। “ਸੋਹਣੀਆਂ ਅੰਗੂਰਾਂ ਦੀਆਂ (ਵੇਲਾਂ)। 
'ਦੱਛ ਪਰਜਾ ਪਤਿ ਪ੍ਰਸੰਨ ਹੁੰਦਾ ਹੈ ਆੜੂ ਤੇ ਕਟਹਲ (ਦੇ 
ਦਰੱਖ਼ਤ) ਦੇਖ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1179 


ਕਟਲ', ਕੱਠ?, ਗੋਲ੍ਹੈਂ ਬਿਲ ਬਟਲੈ” ॥ ੬੯ ॥ 


ਬਟਲੈਰਾਚੀ, ਭੜ', ਤਰਬੂਜ?। 
ਬੂਜ' , ਨਾਸ਼ਪਾਤੀ, ਖਰਬੂਜ”। 


ਬੂਜਕ' , ਬੀਹ?, ਨੇਉਜ”, ਬੇਧਾਰੀ। 


ਦਾਰੀ ਦੇਵ', ਬਿਦਾਮ, ਬਿਦਾਰੀ? ॥ ੭੦॥ 
ਦਾਰੀ ਸੇ ਜਾਮਨ', ਜਰਦਾਲੂ”। 

ਦਾਲੂ' ਸ਼ੱਕਰ ਕੰਦੀ? ਆਲੂ। 

ਆਲੂਚੇ, ਲੋਕਾਠ, ਸਿੰਘਾੜੂ '। 

ਘਾੜੂਕੇ', ਖਾਰੋਟ”, ਲਸਾੜੂ” ॥ ੭੧॥ 
ਸਾੜੂ', ਸਰਦੇ? ਗਾਜਰ, ਮੂਲੀ। 

ਮੂਲੀ ਫਰੀਦ ਕੰਦ ਮਾਖੂਲੀ'। 

ਖੂਲੀਚੇ' ਕਾਰੌਂਦੇ” ਪਿੱਪੀ। 


ਪਿੱਪੀਹਾ, ਤੂਤ, ਨਾਖਸਾ' ਚਿੱਪੀ? ॥ ੭੨॥ 
ਚਿੱਪੀ', ਜਿਮੀਕੰਦ, ਗਾਲੋਟੂ”। 


ਲੋਟੂ ਕੰਦ', ਮੂੰਗ ਫਲ? ਮੋਠੂ। 
ਮੋਠੂਰੇ, ਫਾਲਸਾ', ਸਪੂਰੀ”। 


ਪੂਰੀ ਬੀਜ ਅਮਰੂਜ' ਕੰਦੂਰੀ ॥ ੭੨॥ 
ਦੂਰੀ ਦੂਰੀ ਲੌ ਇਹੁ ਖਬਰੈਂ। 

ਵਰੈਂ! ਭਈ, ਮੁਨਿ ਆਵਤਿ ਜਵਰੈਂ?। 
ਵਰੈਂ ਆਇ ਤਿਸ ਗਿਰ ਬਨ ਮੇਂ ਹੈਂ'। 


€& ੧੯੧ ੩੪ 


ਮੋਹੈਂ ਮਨ ਪਿਖਿ ਫਲ ਅੰਬੋਹੈਂ' ॥੭੪॥ 


'ਪਨਸ ਦਾ ਦਰੱਖ਼ਤ। “ਇਕ ਤਰ੍ਹਾਂ ਦਾ ਫਲਦਾਰ ਦਰੱਖ਼ਤ। 
3ਬਿਲ ਦੇ ਫਲ ਤੇ ਬੋਹੜ ਦੀਆਂ ਗੋਲ੍ਹਾਂ (ਬੋਹੜ ਦੇ ਫਲਾਂ ਨੂੰ 
ਗੋਲ੍ਹਾਂ ਕਹਿੰਦੇ ਹਨ)। 

'ਫ਼ਲਦਾਰ ਬ੍ਰਿੱਛ। “ਹਿੰਦਵਾਣਾ-ਮਤੀਰਾ। 
'ਬਿਜੌਰਾ-ਨਿੰਬੂ ਦੀ ਜਾਤ ਦਾ ਇਕ ਬੂਟਾ, ਜਿਸ ਦੇ ਫਲ 
ਸੰਗਤਰੇ ਵਰਗੇ ਹੁੰਦੇ ਹਨ। ਖ਼ਰਬੂਜ਼ੇ। 

'ਚਕੋਧਰਾ (ਚਕੋਤਰਾ)-ਗੋਲ ਕੱਦੂ ਜਿਹਾ ਇਕ ਵੱਡੇ ਕੱਦ ਦਾ 
ਨਿੰਬੂ। “ਵੀਹ ਦਾਣਾ। “ਨਿਉਜਾ (ਚਿਲਗੋਜ਼) ਚੀਲ ਦੇ ਫਲ ਚੋਂ 
ਨਿਕਲਿਆ ਇਕ ਮੇਵਾ। 

'ਦੇਵਦਾਰ, ਦਯਾਰ। ?ਬਿਦਾਰੀ ਕੰਦ-ਇਕ ਤਰ੍ਹਾਂ ਦਾ ਕੰਦ ਜੋ 
ਜੰਗਲੀ ਬੇਲ ਦੀ ਜੜ੍ਹ ਵਿੱਚ ਹੁੰਦਾ ਹੈ। 
'ਦਿਉਦਾਰ ਵਰਗੇ ਜਾਮਨਾਂ ਦੇ ਦਰੱਖ਼ਤ। “ਕਾਠੀ ਖੁਰਮਾਨੀ। 
'ਦਾਲ ਹਲਦੀ। “ਸ਼ਕਰ ਕੰਦ-ਅਰਬੀ ਦੀ ਸ਼ਕਲ ਦਾ ਇਕ 
ਕੰਦ। 

'ਸਿੰਘਾੜਾ-ਜਲ 'ਚ ਹੋਣ ਵਾਲੀ ਇਕ ਸਬਜ਼ੀ। 

'ਇਕ ਤਰ੍ਹਾਂ ਦਾ ਫਲ। “ਅਖਰੋਟ। “ਲਸੂੜਾ-ਇਕ ਫਲਦਾਰ 
ਬਰਿੱਛ ਜਿਸ ਦੇ ਫਲ ਬੇਰ ਦੀ ਸ਼ਕਲ ਦੇ ਲੇਸਦਾਰ ਹੁੰਦੇ ਹਨ। 
'ਸਾੜੀਆਂ। “ਕਾਬਲੀ ਖ਼ਰਬੂਜ਼ੇ। 

'(ਫਰੀਦ) ਅਦੁਤੀ (ਮਾਖੂਲੀ) ਸਹੀ ਮੂਲ ਕੰਦ। (ਮਾਖੂਲੀ, 
ਮਾਕੂਲ- ਸਹੀ, ਠੀਕ, ਯੋਗ।) 

'ਇਕ ਤਰ੍ਹਾਂ ਦਾ ਬ੍ਰਿੱਛ। “ਨਿੰਬੂ ਜਿਹੇ ਪੱਤਿਆਂ ਦਾ ਇਕ 
ਕੰਡੇਦਾਰ ਬੂਟਾ ਜਿਸ ਦੇ ਫਲਾਂ ਦਾ ਅਚਾਰ ਪੈਂਦਾ ਹੈ। 
'ਕਸ਼ਮੀਰੀ ਤੇ ਕਾਬਲੀ ਨਾਸ਼ਪਾਤੀ। ?ਛਿੱਪੀ। 

'ਦਰਿਆਈ ਨਲੇਰ। “ਗਿਲੋਟ-ਆਲੂ ਦੀ ਕਿਸਮ ਦਾ ਇਕ 
ਜੰਗਲੀ ਕੰਦ। 

'ਇਕ ਤਰ੍ਹਾਂ ਦਾ ਕੰਦ। “ਮੂੰਗਫਲੀ। 

'ਇਕ ਬੂਟਾ ਜਿਸ ਨੂੰ ਖਟ-ਮਿੱਠੇ ਫਲ ਲੱਗਦੇ ਹਨ। “ਸੁਪੂਰ- 
ਬਿਜਉਰੇ ਦਾ ਬੂਟਾ ਤੇ ਫਲ। 

'ਅਮਰੂਦ। 


'ਸ੍ਰੇਸ਼ਟ। “ਬਹੁਤੇ। 
'ਤਿਸ ਪਹਾੜ ਤੇ ਬਨ ਵਿੱਚ ਆ ਕੇ ਵੜਦੇ ਹਨ। 
'ਬਹੁਤੇ ਫਲ। 





1180 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੋਹੈ ਬਾਹੈ ਨਹਿਂ ਤਿਸ ਕੋਹੀ'। 

ਕੋਹੀ' ਖੈਹੈਂ ਮੇਵੇ ਜੋਹੀ”। 

ਜੋ ਹੀਯ ਰੁਚੈ ਵਸਤੁ ਸੋ ਖਾਹੀ। 
ਖਾਹੀ' ਜੋ ਜਿਸ ਕਾ, ਸੋਪਾਹੀ ॥ ੭੫॥ 
ਪਾਹੀ' ਮਾਲਕ ਕੋ ਨ ਕਹਾਈ। 

ਹਾਈ ਜੀਵਨਿ ਤਹਾਂ ਟਿਕਾਈ'। 


ਕਾਈ ਜਾਤਿ ਨ ਕਿਹ ਦੁਖ ਦੇਵੈ'। 
ਦੇਵੈਂ ਰਚਯੋਂ ਬਨ ਆਭੇਵੈ' ॥ ੭੬ ॥ 
ਭੇਵੈ ਲਖ ਹੈੱ!, ਮੁਨਿ ਸ ਪਰੀਤੀ। 
ਰੀਤੀ ਸਬਿ ਨੇ ਗਹੀ ਬਿਨੀਤੀ' ॥ ੭੭॥ 
ਚਿੱਤ੍ਰਪਦਾ ਛੰਦਾਂ: 


ਨੀਤੀ' ਉੱਤਮ ਕੀਤੀ ਸਬਿ ਨੇ, 

ਪਸੁ ਪੰਖੀ ਜੋ ਤਹਾਂ ਬਸਾਤ। 

ਸਾਂਤ ਚਿੱਤ ਸਬ ਹੀ ਕੇ ਹੂਏ, 
ਬਿਚਰੈਂ ਬੈਰ ਬਿਹਾਇ' ਬਖਯਾਤ”। 
ਖਾਤਿ ਨ ਚੀਤੇ ਮ੍ਰਿਗ ਨਿਚੀਤੇ', 
ਫਿਰਨਿ ਅਭੀਤੇ ਅਜਾ ਬਘਯਾੜ'। 
ਆੜ ਪਰੇ ਰਹਿੰ ਗਈ ਨ ਛੰਨੇ, 

ਸਿੰਘ ਨ ਸਾਕੈਂ ਤਿਨੈ ਉਪਾੜ' ॥ ੭੮॥ 


ਪਾੜਤ ਸਿਖੀ ਨ ਅਹਿ ਸੁਤ ਤਾਈਂ, 
ਚਾੜ੍ਹਿ ਪੀਠਿ ਬਲਿਕੇ ਖੇਲਾਇ'। 


'ਤਿਨਾਂ ਨੂੰ ਕੋਈ ਵੀ ਵਾਹੁੰਦਾ ਤੇ ਬੀਜਦਾ ਨਹੀਂ। 
'ਪਹਾੜੀਏ। “ਦੇਖ ਕੇ। 


'ਚਾਹਵਾਨ। “ਪਾ ਲੈਂਦਾ ਹੈ। 

'ਪਾਹੀ-ਗੈਰ ਮਾਲਕ। 

'ਜੀਵਾਂ ਨੂੰ ਮਾਰਨ ਵਾਲੇ (ਸ਼ੇਰ ਆਦਿ ਜਾਨਵਰ) ਓਥੇ ਟਿਕੇ 
ਰਹਿੰਦੇ ਹਨ। 

'ਕਿਸੇ ਜਾਤੀ ਦੇ (ਜਾਨਵਰ) ਨੂੰ ਕੋਈ ਵੀ ਦੁੱਖ ਨਹੀਂ ਦੇਂਦਾ। 
'ਦੇਵਤਿਆਂ ਨੇ ਭੇਦ-ਰਹਿਤ ਜੰਗਲਰਚਿਆ ਹੈ। 

'ਭੇਦ ਜਾਣਦੇ ਹਨ। 

'ਨਿੰਮੁਤਾ ਵਾਲੀ। 

“ਇਹ ਛੰਦ ਚਿੱਤੁਪਦਾ ਨਹੀਂ ਕਿਉਂਕਿ ਚਿਤ੍ਰਪਦਾ ਛੰਦ ਦਾ 
ਲੱਛਣ ਹੈ ਪੁਰਤਿਚਰਨ ਸੱਤ ਭਗਣ ਗਣ ਅੰਤ ਗੁਰ ਲਘ ਸ਼ੀ, 
ਸ਼ੀ, ਸ਼ੀ, ਸ਼ੀ, ਸ਼ੀ, ਸ਼ੀ, ਸ਼ੀ, ਸ਼ੀ, ਸ਼ੀ, 1, ਇਹ 
ਉਪ੍ਰੋਕਤ ਲੱਛਣ ਇਸ ਛੰਦ ਵਿੱਚ ਨਹੀਂ ਘਟਦਾ। ਮਾਤ੍ਹਾ ਭਾਵੇਂ 
੩੧ ਹਨ ਪਰ ਗਣਾਂ ਦਾ ਹਿਸਾਬ ਤੇ ਅੰਤ ਗੁਰ ਲਘ ਦੀ ਸ਼ਰਤ 
ਪੂਰੀ ਨਹੀਂ ਹੁੰਦੀ। ਇਸ ਛੰਦ ਦੀਆਂ ਕੁਲ ਮਾਤ੍ਰਾਂ ੩੧ ਹਨ ਤੇ 
੧੬ ਤੇ ੧੫ ਮਾਤ੍ਰਾਂ ਉਪਰ ਬਿਸਰਾਮ ਅੰਤ ਦੋ ਗੁਰ ਹਨ ਇਸ 
ਲਈ ਇਹ ਸ੍ਰੈਯਾ ਦਾ ਦੂਜਾ ਰੂਪ 'ਬਾਣ' ਹੈ। ਦੇਖੋ ਭਾਈ ਕਾਨ੍ਹ 
ਸਿੰਘ ਰਚਿਤ ਗੁਰ ਛੰਦ ਦਿਵਾਕਰ ਦਾ ਪੰਨਾ ੯੦। 
'ਨਿੱਤ ਦੀ ਕ੍ਰਿਆ। 


'ਦੂਰ ਕਰਕੇ। “ਪ੍ਰਗਟ। 

'ਚਿੱਤ੍ਰੇ ਖਾਂਦੇ ਨਹੀਂ (ਜਿਸ ਕਰਕੇ) ਹਰਨ ਬੇ-ਫ਼ਿਕਰ ਫਿਰਦੇ 
ਹਨ। 

'ਬਘਿਆੜਾਂ ਤੋਂ ਬਕਰੀਆਂ ਨਿਡੱਰ ਫਿਰਦੀਆਂ ਹਨ। 
(ਸ਼ੇਰਾਂ ਦੇ) (ਆੜ) ਆਸਰੇ ਵਿੱਚ (ਬੱਕਰੀ ਦੇ ਬੱਚੇ) ਪਏ 
ਰਹਿੰਦੇ ਹਨ (ਉਹ ਉਨ੍ਹਾਂ ਕੋਲ) ਨਹੀਂ ਜਾਂਦੀ, ਸ਼ੇਰ ਉਨ੍ਹਾਂ 
(ਬੱਚਿਆਂ) ਨੂੰ ਪਾੜ ਨਹੀਂ ਸਕਦੇ। 


ਮੋਰ ਸੱਪਾਂ ਦੇ ਬੱਚਿਆਂ ਨੂੰ ਪਾੜਦੇ ਨਹੀਂ ਸਗੋਂ ਪਿੱਠ ਤੇ ਚੜ੍ਹਾ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1181 


ਲਾਇ ਪ੍ਰੀਤਿ ਬਟੇਰ ਬਾਜ ਸਿਉਂ, 
ਖੇਲਤਿ ਲਗਰ' ਚਿਰੀ ਹਰਖਾਇ। 
ਖਾਇ ਨ ਕੁਹੀ' ਕਪੋਤੈਂ? ਕੁੰਜੈ”, 
ਕੇਹਰ ਗਜ-ਸੁਤ ਲਾਇ ਪਰੀਤਿ'। 
ਰੀਤਿ ਗਹੀ ਸਬਿ ਨੇ ਸਜਨਾਈ', 
ਬਿਚਰਤਿ ਨੀਤਿ ਮਿਲੇ ਆਭੀਤ' ॥ ੭੯ ॥ 
ਭੀਤ' ਨ ਕੋਇ ਕਿਸੀ ਕੋ ਦੇਵਤ, 
ਲੇਤ ਨ ਭੈ ਕਾਹੂੰ ਕੋ ਜੀਵ। 
ਜੀਵ-ਚਿਰੰ ਲੌ ਮਰੈਂ ਸੂ ਇੱਛਤ', 
ਪਾਵੈਂ ਬੈਕੁੰਠ ਬਡੇ ਨਸੀਵ'। 

ਸੀਵ ਪਰੇਰੇ ਸਕੇ ਬਿਰਾਦਰ, 

ਭਏ ਸਬੈ' ਮੁਨਿ ਕੇ ਪੁਤਾਪ। 


ਤਾਪ ਸੂਲ ਆਦਿਕ ਰੁਜ' ਨਾਸੇ, 


ਆਧਿ ਬਯਾਧਿ ਉਪਾਧਿ ਨ ਬਿਆਪ ॥੮੦॥ 
ਆਪਨ ਪਰ ਕਰਿ' ਕੋਇ ਨ ਜਾਨੇ, 

ਸਮ ਸੁਭਾਵ ਭੇ ਜੀਵ ਅਜੀਵ'। 

ਜੀਵਨ ਕੀ ਗਨਤੀ ਕੋ ਕਢਹੀ, 

ਜਢ ਹੀ ਭਏ ਭਗਤਿ ਸਬਿ ਪੀਵ'। 


ਪੀਵਤ ਖਾਵਤ ਬਾਂਛਤ ਵਾ', ਛਿਤ 
ਬਰਸਤ ਸਮੇ ਸਮੇਂ ਘਨ ਵਾਰਿ'। 


ਵਾਰਿਨ ਜੱਯੇ' ਮੁਨਿ ਕਰਨੀ ਪਰ, 

ਮਰੈ ਨ ਸੁਤ, ਪਿਤ ਮਾਤ ਅਗਾਰਿ' ॥੮੧॥ 
ਗਾਰਿ ਨ ਕਾਂਹਿ ਨਿਕਾਰਤ ਕੋਊ, 
ਪਾਰਤਿ' ਪੁਨ ਪ੍ਰੇਮ ਉੱਦਾਰ। 

ਦਾਰ ਪੂਤਰੀ' ਸਮ ਸਬਿ ਕੇ ਮਨ, 

ਕਰਤ ਕ੍ਰਿਯਾ ਮੁਨਿ ਕੇ ਅਨੁਸਾਰ। 


ਕੇ ਖਿਡਾਉਂਦੇ ਹਨ। 


'ਲਗੜ-ਬਾਜ਼ ਵਰਗਾ ਇਕ ਸ਼ਿਕਾਰੀ ਜਾਨਵਰ। 
'ਇਕ ਸ਼ਿਕਾਰੀ ਪੰਛੀ। “ਕਬੂਤਰਾਂ ਤੇ। 'ਗੂੰਜਾਂ ਨੂੰ। 
'ਸ਼ੇਰ ਨੇ ਹਾਥੀ ਦੇ ਪੁੱਤਰਾਂ ਨਾਲ ਪ੍ਰੀਤੀ ਲਾਈ ਹੈ। 
ਮਿੱਤਰਤਾ ਵਾਲੀ। 

'ਨਿਡੱਰ ਹੋ ਕੇ। 

'ਡਰ। 


'ਚਿਰ ਤੱਕ ਜਿਉਂ ਕੇ ਆਪਣੀ ਇੱਛਾ ਅਨੁਸਾਰ ਮਰਦੇ ਹਨ। 
'ਭਾਗਾਂ ਨਾਲ। 


'ਸ਼ਿਵ (ਕਲਿਆਣ ਸਰੂਪ) ਪ੍ਰਮੇਸ਼ਰ ਦੇ ਪੇ੍‌ਰੇ ਹੋਏ ਸਾਰੇ ਸੱਕੇ 
ਭੁਰਾ ਹੋ ਗਏ। 


'ਰੰਗ। 


ਆਪਣਾ ਪਰਾਇਆ ਕਰਨਾ। 
ਚੇਤਨ ਤੇ ਜੜ੍ਹ ਇੱਕੋ ਸੁਭਾਵ ਵਾਲੇ ਹੋ ਗਏ। 


ਜੀਵਾਂ ਦੀ ਗਿਣਤੀ 'ਚ ਉਨ੍ਹਾਂ ਨੂੰ ਕੌਣ ਕਹਿ ਸਕਦਾ 
(ਕਿਉਂਕਿ ਉਹ) ਸਾਰੇ ਪੀਆ (ਪੁਮੇਸ਼ਰ) ਦੀ ਭਗਤੀ ਕਰ ਕੇ 
ਜੜ੍ਹ ਹੀ ਹੋ ਗਏ ਹਨ। 

!ਉਹ। 

'ਧਰਤੀ ਦੇ ਉੱਤੇ ਸਮੇਂ ਸਮੇਂ ਸਿਰ ਬੱਦਲ ਦਾ ਪਾਣੀ ਵਰ੍ਹਦਾ 
ਹੈ। 

'ਵਾਰਨੇ ਜਾਈਏ ॥ 


'ਅੱਗੇ। 





1182 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਰ ਗਰਾਹੀ' ਆਤਮ ਦਰਸੀ, 


ਜਤੀ ਸਤੀ ਸਬਿ ਤਪਸੀ ਚਾਹਿ'। 
ਚਾਹਿ' ਏਕ ਪੁਭ ਕੀ ਮਨਿ ਰਾਖੈਂ, 
ਔਰ ਨ ਧਯਾਵੈਂ ਕੋਊ ਕਾਹਿਂ' ॥੮੨॥ 
ਕਾਹਿ ਨ ਹੋਇ' ਸੁਭਾਵ ਐਸ, 

ਜਹਿਂ ਦੁਸ਼ਟ ਦਵਨ ਤਪ ਰਹਯੋ ਕਮਾਇ। 
ਮਾਇਕ ਭਾਵ' ਸੁਭਾਵਕ ਨਾਸੇ, 
ਲਾਇਕ ਗਯਾਨ ਭਏ ਸਥਿ ਭਾਇ'। 
ਭਾਇ' ਧਰੈਂ ਸੁ ਕਰੈਂ ਨਿਤ ਸੰਗਤ, 
ਦੁਸ਼ਟ ਦਵਨ ਢਿਗ ਆਇ ਥਿਰਾਹਿ”। 
ਰਾਇ ਦੁਤੀ ਨਹਿਂ ਦੇਵਤ ਕੋਊ, 

ਜੋ ਮੁਨਿ ਕੈਹੈ ਸੋਊ ਕਮਾਹਿਂ ॥੮੩॥ 
ਮਾਹ ਦਿਵਸ ਰਿਤੁ ਬਰਸ ਸਰਸ ਇਕ, 
ਬਦਲੈ ਅੰਡ ਨ ਪਿੰਡ ਸੁਭਾਇ'। 


ਭਾਹਿ' ਨ ਤ੍ਰਿਸ਼ਨਾ ਕਾਂਹਿ ਜਲਾਵੈ, 
ਹਿਮ ਗਿਰ ਜਜੋਂ' ਸਬਿ ਸ਼ਾਂਤ ਸਰੂਪ। 
ਰੂਪ ਪ੍ਰਭੂ ਕਾ ਮੁਨਿ ਕੋ ਹੇਰੈਂ', 

ਟੇਰੈਂ' ਉਸਤਤਿ ਛੰਦ ਅਨੂਪ ॥੮੪॥ 


ਨੂਪਰ' ਬਾਂਧਿ ਨ੍ਰਿਤ” ਕੋ ਕਰਹੀਂ, 
ਭਰਹੀਂ ਸੁਰ ਕੋ ਬਾਦ' ਬਜਾਇ। 
ਜਾਇ ਕੋਇ ਮੁਨਿ ਚਰਨੀ ਲਾਗੈ, 
ਇਕ ਭੁਜ ਦ੍ਰੈ ਭੁਜ ਕੋਇ ਸੁਕਾਇ'। 


ਕਾਇ ਕੀਲ ਕੰਕਰ ਪਰ ਲੇਟਤਿ' 
ਭੇਟਤਿ ਪਾਂਚ ਅਗਨਿ ਤਪ ਕੋਇ'। 
ਕੋਇਲ ਪੂਦਨਾ ਜਿਮ ਕੋ ਕੂਕਤ 


'ਤੱਤ ਦੇ ਗਰਹਣ ਕਰਨ ਵਾਲੇ। “ਆਤਮਾ ਦੇ ਦਰਸ਼ਨ ਕਰਨ 
ਵਾਲੇ। 
'ਦੇਖੀਦੇ ਹਨ। 


'ਇੱਛਾ। 
'ਕਿਸੇ ਨੂੰ। 
'ਕਿਉਂ ਨ ਹੋਵੇ। 


'ਮਾਇਆ ਦੇ ਸੁਭਾਵ। 
'ਸਭ ਤਰ੍ਹਾਂ ਨਾਲ। 
ਪ੍ਰੇਮ। 

'ਬੈਠਦੇ ਹਨ। 


(ਰਹਿੰਦੇ ਹਨ), ਬ੍ਰਹਮੰਡ ਤੇ ਸ਼ਰੀਰਾਂ ਦਾ ਸੁਭਾਵ ਨਹੀਂ 
ਬਦਲਦਾ। 

'ਅੱਗ। 

'ਹਿਮਾਲਾ ਪਹਾੜ ਵਾਂਗ। 

'ਦੇਖਦੇ ਹਨ। 

!ਉਚਾਰਦੇ ਹਨ। "ਅੰਕ ਨੰ. ੮੪ ਦੀਆਂ ਤਿੰਨ ਹੀ ਤੁਕਾਂ ਹਨ। 
ਛੰਦ ਦੀ ਦੂਜੀ ਤੁਕ ਕਿਤੇ ਛਪਣ ਸਮੇਂ ਰਹਿ ਗਈ ਜਾਪਦੀ ਹੈ 
ਜੋ ਖੋਜ ਤਲਬ ਹੈ। 

'ਝਾਂਜਰਾਂ। ਨਾਚ। 

'ਵਾਜੇ। 


'ਕਿਸੇ ਨੇ ਇਕ ਤੇ ਕਿਸੇ ਨੇ ਦੋਵੇਂ ਬਾਹਾਂ (ਤਪ ਕਰ ਕੇ) 
ਸੁਕਾਈਆਂ ਹੋਈਆਂ ਹਨ। 

'ਕੋਈ ਕਿੱਲਾਂ ਤੇ ਕੋਈਰੋੜਾਂ 'ਤੇ ਲੇਟਦਾ ਹੈ। 

'ਕੋਈ ਪੰਜ ਅੱਗਾਂ ਮੇਲ ਕੇ ਤਪ ਕਰਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1183 


ਤੂੰਹੀਂ ਤੁੰਹੀ ਕੋ ਬੇਦ ਬਿਲੋਇ' ॥੮੫॥ 
ਆਸਨ ਰਹੇ ਚੁਰਾਸੀ ਸਾਧ। 

ਸਾਧਨ ਕਰਤ ਵਿਰਾਗਾਦਿਕ ਕੋ, 
ਲਟਕਤ ਊਰਧ' ਯੁਤ ਅਹਿਲਾਦਾ। 
ਲਾਦ ਪੀਠ ਪੈ ਬੋਝ ਥਿਰੇ ਕੋ, 

ਜਲ ਧਾਰਾ ਲੇਵਤਿ ਹਰਖਾਇ। 

ਖਾਇ ਦੂਬ' ਕੋਊ ਸਿਕਤਾ? ਹੀ, 

ਕ੍ਰਿਸ ਚੰਦਾਯਨ ਕੋਇ ਰਖਾਇ' ॥੮੬॥ 


ਕਰਤਿ ਸੀਤਲੀ ਕੁੰਭਕ ਕੇਤੇ', 


ਨੇਤੀ' ਧੋਤੀ” ਪ੍ਰਾਣਾਯਾਮਾਂ। 


'ਕੋਈ ਕੋਇਲ ਤੇ ਪੂਦਨੇ (ਪੰਛੀ) ਵਾਂਗ ਤੁਹੀਂ ਤੁਹੀਂ ਬੋਲ 
ਰਿਹਾ ਹੈ ਤੇ ਕੋਈ ਵੇਦ ਦੀ ਵਿਚਾਰ ਕਰ ਰਿਹਾ ਹੈ। 


'ਪੁੱਠਾ। “ਅਨੰਦ ਸਹਿਤ। 


'ਘਾਹ। “ਚੇਤ। 

ਕੋਈ ਚੰਦਰਾ ਇਣ ਵਰਤਰੱਖ ਕੇ ਸ਼ਰੀਰ ਨੂੰ (ਕ੍ਰਿਸ) ਕਮਜ਼ੋਰ 
ਕਰਦਾ ਹੈ (ਚੰਦਾਇਣ ਵਰਤ-ਚੰਦੂਮਾ ਦੇ ਵਧਣ ਘਟਣ ਨਾਲ 
ਗ੍ਰਾਹੀਆਂ ਦਾ ਵਧਾਉਣਾ ਘਟਾਉਣਾ। ) 

(ਸੀਤਲੀ) ਚੰਦੂਮਾ ਦੀ ਨਾੜੀ (ਇੜਾ) ਦੁਆਰਾ ਸਾਹਾਂ ਨੂੰ 
ਚੜ੍ਹਾ ਕੇ (ਸੁਖਮਨਾ ਨਾੜੀ ਵਿੱਚ) (ਕੁੰਭਕ) ਠਹਿਰਾਉਂਦੇ 
ਹਨ। 

'ਹਨ ਯੋਗ ਦੀ ਇਕ ਕ੍ਰਿਆ, ਇਕ ਗਿੱਠ ਲੈਬਾ ਸੂਤ ਦਾ ਡੋਰਾ 
ਬਰੀਕ ਅਤੇ ਕੋਮਲ ਲੈ ਕੇ ਪ੍ਰਾਣਾਂ ਦੇ ਬਲ ਨਾਲ ਨਾਸਾਂ 'ਚ ਚੜ੍ਹਾ 
ਕੇ ਉਸ ਦਾ ਸਿਰਾ ਮੁੱਖ ਰਾਹੀਂ ਕੱਢਣਾ, ਦੋਵੇਂ ਸਿਰੇ ਡੋਰੇ ਦੇ 
ਫੜ ਕੇ ਨੱਕ ਅਤੇ ਕੰਠ ਦੀ ਸਫ਼ਾਈ ਕਰਨੀ। “ਹਠ ਯੋਗ ਦੀ 
ਇਕ ਕ੍ਰਿਆ, ਦੋ ਉਂਗਲਾਂ ਚੌੜਾ ਅਤੇ ਅੱਠ ਦਸ ਹੱਥ ਲੈਮਾ 
ਕਪੜਾ ਗਿੱਲਾ ਕਰ ਕੇ ਪਾਣੀ ਦੀ ਸਹਾਇਤਾ ਨਾਲ ਨਿਗਲਨਾ 
ਅਤੇ ਥੋੜ੍ਹਾ ਚਿਰ ਠਹਿਰ ਕੇ ਬਾਹਰ ਕੱਢਣਾ, ਇਉੱ ਅੰਤੜੀਆਂ 
ਦੀ ਮੈਲ ਦੂਰ ਹੁੰਦੀ ਹੈ। “ਯੋਗ ਦਾ ਚੌਥਾ ਅੰਗ-ਸਾਹਾਂ ਦੇ ਅੰਦਰ 
ਬਾਹਰ ਆਉਣ ਦੀ ਚਾਲ ਨੂੰ ਆਪਣੇ ਵੱਸ ਕਰਨਾ। 

'ਮਨ ਇੰਦਰੀਆਂ ਨੂੰ ਵਿਕਾਰਾਂ ਤੋਂਰੋਕਣਾ। “ਯੋਗ ਦਾ ਇਕ ਅੰਗ 
ਦਾਨ ਆਦਿ ਦਾ ਇਕ-ਰਸ ਪਾਲਨ। 

'ਭੂਚਰੀ ਮੁੰਦਰਾ-ਆਸਨ ਲਾ ਕੇ ਦੋਹਾਂ ਭੌਹਾਂ ਦੇ ਵਿਚਕਾਰ 
ਨਿਗਾਹ ਟਿਕਾ ਕੇ ਪ੍ਰਾਨ ਅਤੇ ਅਪਾਨ ਨੂੰ ਇਕੱਠਿਆਂ ਕਰ ਕੇ 
ਯੋਗ ਅਭਿਆਸ ਕਰਨ ਦੀ ਕ੍ਰਿਆ। “ਹਠ ਯੋਗੀਆਂ ਦੀ ਇਕ 
ਧਾਰਣਾ-ਮਾਲਸ਼ ਕਰ ਕੇ ਅਤੇ ਜੀਭ ਖਿੱਚ ਕੇ ਇੰਨੀ ਲੌਮੀ 
ਕਰਨੀ ਕਿ ਮੁੜ ਕੇ ਤਾਲੂਏ 'ਚ ਫਸਾਈ ਜਾ ਸਕੇ, ਇਸ ਤਰ੍ਹਾਂ 
ਪਾਣਰੋਕਣ ਨਾਲ ਮੱਥੇ 'ਚ ਇਸਥਿਤ ਚੰਦੂਮਾਂ ਤੋਂ ਅੰਮ੍ਰਿਤ 
ਟਪਕਦਾ ਹੈ ਤੇ ਯੋਗੀ ਦੀਰਸਨਾ 'ਤੇ ਡਿੱਗਦਾ ਹੈ। “ਬਹੁਤੇ 
(ਕਰਦੇ ਹਨ)। 





1184 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋ ਬੀਰਾਸਨ' ਗਰੁੜਾਸਨ? ਕੋ, 


ਸੌਰਾਸਨ' ਸ਼ਵ ਆਸਨ? ਲਾਇ। 
ਕੱਛਪ ਆਸਨ' ਕੋਇ ਕਪਾਲੀ, 
ਪਦਮਾਸਨ' ਸਿੰਘਾਸਨ” ਕਾਇ” ॥੮੭॥ 


ਖੜਾ ਰਹੇ ਕੋ ਪੜਾ ਰਹੇ' 

ਕੋ ਲੜਾ ਰਹੇ ਹੈ ਧੜਾ ਸੁ ਬਾਂਧ'। 

ਪਢਿਤਿ' ਬੇਦਾਂਤ ਨਯਾਇ ਮੀਮਾਂਸਾ, 
ਸਾਂਖ ਪਤੰਜਲ ਕੋਊ ਸਾਂਧ'। 

ਚਰਚਾ ਕਰਤਿ ਗਯਾਨ ਪਰਚਾ ਕੋ! 
ਅਰਚਾ' ਹਰਿ ਹਰ ਕਰਿ ਹੈਂ ਕਾਇ”। 
ਅਗਨਿ ਹੋਤ੍ਰੀ ਕੋ ਸੂਤਿ ਪਾਠੀ, 
ਬੁਹਮਚਰਯ ਆਚਰਯ ਰਖਾਇ' ॥੮੮॥ 


ਜਲ ਹਾਰੀ ਤ੍ਰਿਣ ਚਾਰੀ ਕੇਤਕ, 
ਨਿਰਹਾਰੀ ਆਧਾਰੀ ਨਾਮ'। 


ਏਕ ਚਰਨ ਧਰਿ ਧਰਨਿ ਖਰੋ ਕੋ, 
ਨਗਨ ਮਗਨ ਕੋ ਆਤਮਰਾਮ'। 
ਕੋਊ ਦਿਗੰਬਰ ਮ੍ਰਿਗੰਬਰ ਕੋ, 
ਬਾਘੰਬਰ ਬਲ ਕਲ ਕੋ ਧਾਰ'। 


ਯੋਧਾ ਦਾ ਆਸਨ, ਸੱਜਾ ਗੋਡਾ ਜ਼ਮੀਨ ਤੇ ਧਰ ਕੇ ਖੱਬਾ ਗੋਡਾ 
ਖੜਾ ਕਰ ਕੇ ਸਾਰਾ ਭਾਰ ਸੱਜੇ ਪੈਰ ਤੇ ਦੇ ਕੇ ਬੈਠਣਾ। (ਅ) 
ਦੋਵੇਂ ਗੋਡੇ ਜੋੜ ਕੇ ਪੈਰਾਂ ਨੂੰ ਨਿਤੰਬਾਂ ਹੇਠਰਖ ਕੇ ਛਾਤੀ ਅਕੜਾ 
ਕੇ ਬੈਠਣਾ। “ਗ਼ਰੁੜ ਪੰਛੀ ਵਾਂਗ ਬੈਠਣਾ। 

ਵਿਸ਼ਨੂੰ ਵਾਂਗ ਬੈਠਣਾ (ਸ਼ੌਰਿ-ਵਿਸ਼ਨੂੰ)। “ਮੁਰਦੇ ਵਾਂਗ 
ਬੈਠਣਾ। 

'ਕੱਛੂ ਵਾਂਗ ਬੈਠਣਾ। “ਦੋਵੇਂ ਲੱਤਾਂ ਉਪਰ ਕਰ ਕੇ ਸਿਰ ਪਰਨੇ 
ਖੜੇ ਹੋਣਾ। 

'ਕੰਵਲ ਵਾਂਗ ਬੈਠਣਾ, ਸੱਜੇ ਪੱਟ 'ਤੇ ਖੱਬਾ ਪੈਰ, ਖੱਬੇ ਪੱਟ 'ਤੇ 
ਸੱਜਾ ਪੈਰਰਖ ਕੇ ਪਿੱਠ ਪਿਛੋਂ ਦੀ ਹੱਥ ਕਰ ਕੇ ਸੱਜੇ ਹੱਥ ਨਾਲ 
ਸੱਜੇ ਪੈਰ ਦਾ ਅੰਗੂਠਾ ਤੇ ਖੱਬੇ ਹੱਥ ਨਾਲ ਖੱਬੇ ਪੈਰ ਦਾ ਅੰਗੂਠਾ 
ਫੜਨਾ, ਛਾਤੀ ਤੋਂ ਚਾਰ ਉਂਗਲ ਦੀ ਵਿੱਥ ਤੇ ਠੋਡੀਰਖ ਕੇ ਨੱਕ 
ਦੀ ਨੋਕ ਉਪਰ ਨਜ਼ਰ ਜਮਾਉਣੀ। “ਸ਼ੇਰ ਵਾਂਗ ਬੈਠਣਾ=ਗੁਦਾ 
ਅਤੇ ਲਿੰਗ ਦੇ ਵਿਚਕਾਰ ਜੋ ਸਿਉਣ ਹੈ ਉਸ ਉਪਰ ਪੈਰਾਂ ਦੇ 
ਗਿੱਟੇ ਜਮਾ ਕੇ ਬੈਠਣਾ, ਗੋਡਿਆਂ 'ਤੇ ਦੋਵੇਂ ਹੱਥਰੱਖ ਕੇ ਨੱਕ ਦੀ 
ਨੋਕ 'ਤੇ ਟਿਕਟਿਕੀ ਲਾਉਣੀ। “ਕੋਈ। 

'ਪਿਆ ਰਹਿੰਦਾ ਹੈ। 

'ਕੋਈ ਧੜਾ ਬੰਨ੍ਹ ਕੇ ਲੜਦਾ ਰਹਿੰਦਾ ਹੈ। 

ਪੜ੍ਹਦੇ ਹਨ। 

'ਸਿੰਨ੍ਹਦੇ ਭਾਵ ਗਹੁ ਨਾਲ ਵਿਚਾਰਦੇ ਹਨ। 

।ਕੋਈ ਕਰਾਮਾਤ ਦਾ ਚਮਤਕਾਰ (ਵਿਖਾਉਂਦਾ ਹੈ)। 

'ਪੂਜਾ। “ਕੋਈ। 


ਕੋਈ ਅੱਗ 'ਚ ਹਵਨ ਕਰ ਰਿਹਾ ਹੈ, ਕੋਈ ਵੇਦ ਦਾ ਪਾਠ 
ਕਰਦਾ ਹੈ ਅਤੇ ਕੋਈ ਅਸਚਰਜ ਬੁ ਹਮ ਚਰਜਰਖਦਾ ਹੈ। 


'ਕਿਤਨੇ ਕੁ (ਤਪਸੀ) ਪਾਣਾ ਦਾ ਹੀ ਭੋਜਨ ਕਰਦੇ ਹਨ ਅਤੇ 
ਕਿਤਨੇ ਕੁ ਘਾਹ ਖਾਂਦੇ ਹਨ, ਕਈ ਭੋਜਨ ਤੋਂ ਬਿਨਾਂ ਨਾਮ ਦੇ 
ਆਸਰੇ (ਰਹਿੰਦੇ ਹਨ)। 


'ਕੋਈ ਇਕ ਪੈਰ ਧਰਤੀ 'ਤੇਰੱਖ ਕੇ ਖੜਾ ਹੈ, ਕੋਈ ਨੰਗਾ ਹੀ 
ਆਤਮਾਰਾਮ ਵਿੱਚ ਮਸਤ ਹੈ। 


।ਕੋਈ ਦਿਸਾ ਦੇ ਬਸਤ੍ਰ, ਕੋਈ ਹਰਨ ਦੀ ਖੱਲ ਦੇ ਬਸਤ੍ਰ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1185 


ਧਾਰਤਿ ਪੁਭ ਕੋ ਦਸਵੇਂ ਦੁਆਰ ॥ ੮੯ ॥ 
ਕੇਤੇ ਮਸਤ ਸਮੱਸਤ ਬੁਹਮ ਲਖਿ', 
ਪਰਮਾਨੰਦ ਵਿਖੇ ਲਿਵ ਲੀਨ। 

ਜਗਤ ਲਖਤਿ ਤੀਨੋਂ ਤਨ' ਮਿੱਥਯਾ, 
ਇਨਿ ਤੇ ਪਰੇ ਆਤਮਾ ਚੀਨ। 

ਬੁਹਮੋਹੰ ਦਾਸੋਹੰ ਟੇਰਤਿ', 


ਫੇਰਤਿ ਮਾਲਾ ਕੋ ਤ੍ਰੈਕਾਲ। 

ਕੋਊ ਪੁਰਖ ਬੈਰਾਟ' ਧਜਾਵਤਿ, 
ਗਾਵਤਿ ਕੋਊ ਰਾਗ ਬਿਸਾਲ ॥ ੯੦॥ 
ਭਾਂਤਿ ਅਨੇਕ ਬਿਵੇਕ' ਕਰੇ ਕੋ, 
ਚਢਿਤਿ ਏਕ ਤੈ ਏਕ ਸੁ ਸੰਤ'। 
ਕਿਧੌਂ ਹੁਤਾਸਨ ਕੀ' ਬਹੁ ਮੂਰਤਿ, 


ਮਨੋ ਨਖੱਤ੍ਰ' ਥਿਰੇ ਆਨੰਤ। 

ਦੁਸ਼ਟ ਦਵਨ ਸੂਰਤਿ ਰਵਿ ਜੈਸ'। 
ਸੰਚਤਿ ਤਪ ਜਪ ਕਿਰਪਨ ਧਨ ਜਿਉਂ, 
ਮਧੁ' ਮਾਖੀ ਕਵਿ ਕਵਿਤਾ ਬੈਸ” ॥੯੧॥ 
ਕਾਮੀ ਨਰ ਉਰ ਜਜੋਂ ਤਿਯ ਬਸ ਹੈ, 

ਲੋਭੀ ਕੇ ਧਨ ਮਾਤਹਿ ਪੂਤ। 

ਨ੍ਹਿਪੈ ਰਿਝਾਵਨਿ' ਭਿਰਤਿ? ਚਹਿਤ ਜਜੋਂ, 
ਪਤਿਬੂਤਾ ਚਾਹਿਤ ਪਤਿ ਸੂਤ'। 

ਤਯੋਂ ਸ਼ਖਜਾਤ' ਸਬਿ ਚਹੈਂ ਬੂਹਮ ਕੋ, 
ਤਿਨ ਮੈਂ ਦੁਸ਼ਟ ਦਵਨ ਸਰਦਾਰ। 


ਗਿਰ ਪਰ ਤਰੁ ਸਮ ਥਿਰਿ ਇਕ ਪਗ ਪਰ', 


ਮਨੋਂ ਸੰਭੁ' ਧੂਵ” ਗਾਂਧਿ ਕੁਮਾਰ” ॥੯੨॥ 
ਕਿਧੋਂ ਤਪਤ ਤਪ ਅਜ ਪੰਕਜ ਪਰ', 


ਕੋਈ ਸ਼ੇਰ ਦੀ ਖੱਲ ਦੇ ਬਸਤ੍ਰ ਤੇ ਕੋਈ ਬ੍ਰਿੱਛਾਂ ਦੀ ਛਿਲ ਦਾ 
ਬਸਤ੍ਰ ਧਾਰ ਰਿਹਾ ਹੈ। 
'ਦੋਹਾਂ ਕੂਵੱਟਿਆਂ ਦੇ ਵਿਚਕਾਰ ਦੀ ਥਾਂ। 


'ਸਾਰਿਆਂ ਵਿੱਚ ਬ੍ਰਹਮ ਜਾਣ ਕੇ। 
'ਤਿੰਨਾਂ ਦੇਹਾਂ (ਸਥੂਲ, ਸੂਖਮ, ਕਾਰਨ)। 


'ਕੋਈ ਕਹਿੰਦਾ ਹੈ ਮੈਂ ਬੂਹਮ ਹਾਂ, ਕੋਈ ਕਹਿੰਦਾ ਹੈ ਮੈਂ ਦਾਸ 
ਹਾਂ। 


'ਵਿਸਥਾਰ ਵਾਲੇ ਸਰੂਪ ਦਾ। 


'ਵਿਚਾਰ। 

'ਉਹ ਸੰਤ ਇਕ ਤੋ' ਇਕ ਚੜ੍ਹਦੀ (ਅਵੱਸਥਾ ਵਾਲੇ ਹਨ)। 
'ਅੱਗ ਦੀਆਂ। 

'ਤਾਰੇ। 


'ਸੂਰਜ ਵਰਗੀ ਸ਼ਕਲ। 


'ਸ਼ਹਿਦ। “ਬੈਠ ਕੇ। 


'ਰਾਜੇ ਨੂੰ ਖ਼ੁਸ਼ ਕਰਨਾ। “ਨੌਕਰ। 
'ਪਤੀ ਪ੍ਰੇਮ। (ਅ) ਪਤੀ ਦਾ ਮਿਲਾਪ। 
'ਪ੍ਰਤੱਖ। 


'ਪਹਾੜ ਉੱਪਰ ਬ੍ਰਿੱਛ ਵਾਂਗ ਇਕ ਪੈਰ ਭਾਰ ਖੜੇ ਹਨ। 
'ਸ਼ਿਵ “ਧੂੰ। “ਗਾਂਧ ਦਾ ਪੁੱਤਰ ਵਿਸ਼ਵਾ ਮਿੱਤੂ। 
'ਜਾਂ ਬੂਹਮਾ ਕੰਵਲ ਉੱਪਰ ਤਪ ਤਪ ਰਿਹਾ ਹੈ। 





1186 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁਰਵਾਸਾ ਸੋਭਿਨਿ ਆਗਸਤ'। 
ਸੂਕਯੋ ਤਨ ਅਸਤੀ ਪ੍ਰਕਾਸ਼ਤਿ', 
ਨ੍ਰਿਧੂੰ ਅਗਨੀ ਬੀਜ ਸਮਸਤ'। 
ਜੇਠ ਮਾਸ ਮਧਯਾਨ ਭਾਨੁ ਸਮ, 
ਦਿਪਤਿ ਤੇਜ! ਕੋ ਸਕਿ ਨ ਸਹਾਰ। 


ਧਯਾਨ ਬਿਸਾਲ' ਅਕਾਲ ਪੁਰਖ ਮੈਂ, 

ਰਹਿ ਲਿਵ ਲੀਨ ਮੀਨ ਜਿਮ ਬਾਰਿ' ॥੯੨॥ 
ਤਨ ਸੁਧ ਬਿਸਰੀ ਗਲਤ ਭਯੋ' ਮਨ, 

ਏਕ ਰੂਪ ਹੋਯੋ ਪ੍ਰਭੁ ਸੰਗ। 

ਬਰਖ ਬਿਅੰਤ ਬਿਤੇ ਐਸੇ ਹੀ, 

ਪ੍ਰਭ ਕੋ ਰੂਪ ਭਯੋ ਸਰਬੰਗ'। 

ਮੁਨਿ ਤਪ ਕੇ ਪ੍ਰਭਾਵ' ਪੰਖੇਰੂ”, 

ਮੋਰ ਚਕੋਰਨਿ ਸ਼ੋਰ ਕਰਾਂਹਿ। 

ਸਾਰਸ' ਹੰਸ ਕੋਕ” ਸੁਕ” ਸਾਰੀ 


ਕੈਕਲ' ਮੈਨਾ ਪਾਠ ਪਢਾਂਹਿ ॥੯੪॥ 


ਬੈਰ ਨ ਕਰਤ ਕਾਂਹਿ ਸੋਂ ਕੋਈ, 
ਫੈਲਯੋ ਫੂਲਯੋ ਬਨ' ਸੋਹਾਇ। 
ਜਨੁ ਰਿਤੁ ਰਾਜ ਬਨਯੋ ਬਨ ਸਬਿ ਬਨ', 


ਨੌਦਨ ਬਨ' ਜਿਹਿਂ ਪਿਖਿ ਸ਼ਰਮਾਇ ॥੯੫॥ 
ਕਬਿੱਤ: 

ਮੁਨਿ ਕੋ ਅਪਾਰ ਤਪ ਇੰਦੁ ਨਿਹਾਰ ਡਰਜੋ, 
ਭਰਯੋ ਅਤਿ ਸ਼ੋਕ ਮਤ ਓਕ' ਮਮ ਛੀਨ ਹੈ। 


'ਦੁਰਬਾਸਾ ਤੇ ਅਗਸਤ ਵਾਂਗ ਸੋਭ ਰਹੇ ਹਨ। 
'ਹੱਡੀਆਂ ਚਮਕਦੀਆਂ ਹਨ। 
ਧੂੰਏਂ ਬਿਨਾਂ ਅੱਗ (ਹੈ ਜਾਂ) ਸਮੂੰਹ ਬਿਜਲੀਆਂ ਹਨ। 


ਜੇਠ ਦੇ ਮਹੀਨੇ ਦੇ ਦੁਪਹਿਰ ਦੇ ਸੂਰਜ ਵਾਂਗ ਤੇਜ ਚਮਕਦਾ 
ਹੈ। 

'ਬਹੁਤਾ। 

ਜਿਵੇਂ ਪਾਣੀ ਵਿੱਚ ਮੱਛੀ। 

'ਲਿਵਲੀਨ। (ਅ) ਪੰਘਰ ਗਿਆ। 


ਸਾਰਿਆਂ ਪੱਖਾਂ ਤੋਂ। 
ਅਸਰ ਨਾਲ। “ਪੰਛੀ। 


'ਇਕ ਕੂੰਜ ਵਰਗਾ ਪੰਛੀ ਜੋ ਜਲ ਦੇ ਕਿਨਾਰੇ ਰਹਿੰਦਾ ਹੈ। 
?ਚਕਵਾ। “ਤੋਤਾ। 

'ਸਾਰੀਆਂ ਕੋਇਲਾਂ। 

'ਉੱਜਲ ਕੰਵਲਾਂ ਤੇ ਭੌਰੇ ਗੂੰਜਦੇ ਹਨ। “ਮਿੱਠੀ ਸੁਰ ਨਾਲ 
ਸਮੂੰਹ ਪੰਛੀ ਬੋਲਦੇ ਹਨ (ਕੂਜਨ-ਧੁਨ ਕਰਨਾ, ਸ਼ਬਦ 
ਕਰਨਾ) 

'ਨੀਲ ਗਾਂ। “ਪਾੜ੍ਹਾ-ਇਕ ਤਰ੍ਹਾਂ ਦਾ ਹਰਨ ਜੋ ਭੂਰੇਰੰਗ ਦਾ ਦੋ 
ਫੁੱਟ ਉੱਚਾ ਹੁੰਦਾ ਹੈ। ਇਕ ਪਹਾੜੀ ਹਰਨ ਜੋ ਕੁੱਤੇ ਵਾਂਗ 
ਭੌਂਕਦਾ ਹੈ। 

'ਸਹੇ। ?ਗਿੱਦੜ। “ਜੰਗਲ ਦੀ ਗਲੀ। 


'ਜੰਗਲ। 
'ਜਾਣੋ ਸਾਰਾ ਬਣ ਬਸੰਤਰੁੱਤ ਦਾ ਸ਼ਰੀਰ ਬਣਿਆ ਹੋਇਆ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਕੈ ਵਿਚਾਰ ਤਪ ਭੰਗ ਕਰਬੇ ਕੀ ਧਾਰ, 

ਕਾਮ ਦੇਵ ਕੋ ਹਕਾਰ' ਸਿਤਕਾਰ ਪੀਨ ਹੈ?। 
ਅਪੱਛਰਾਂ ਦੈ ਮਦਦ ਪਠਾਯੋ ਮਦ ਭੀਨ ਹੈ'। 

ਨਿਜ ਪੁਭਾਵ ਕੋ ਢਿਲਾਵ ਕੈ' ਦਿਖਾਵ ਬਹੁ, 
ਹਾਵ' ਭਾਵ? ਨਖਰੇ” ਅਦਾਵ'' ਤਿਨ ਕੀਨ ਹੈ 
॥੯੬॥ 


ਪੌਨ ਗੋਨ ਕਰਵਾਇ ਰਿਤੁ ਰਚਿਕੈ ਬਸੰਤ ਹੈ'। 


ਬੀਣਾ ਆਦਿ ਬਹੁਧਾ' ਬਜਾਇ ਬਾਦ? ਗਾਇ 
ਗੀਤ, 

ਨ੍ਰਿਪ ਦਿਖਾਇ ਛਲ ਛੰਦ ਕੈ ਬਯੰਤ' ਹੈ। 

ਸ੍ਰਾਦਲ ਮਿਨਾਈ ਮੇਵੇ ਸੁਧਾ ਸੇ ਛਕਾਇ ਏਵੇ', 


ਬਾਤ ਕਰਿ ਕੈ ਅਭੇਵੇ' ਕਾਮ ਉਤਪੰਤ ਹੈ। 

ਕੇਤਕ ਤਪੱਸਨ ਕੀ ਖਸ ਮਤਿ' ਵਸ ਕੀਨ, 

ਨਿਜ ਰੂਪ ਦੀਪ ਕੇ ਪਤੰਗ ਕੀਏ ਜੰਤ ਹੈਂ” 
॥੯੭॥ 

ਰਹਯੋ ਉਤਕ੍ਰਿਸ਼ਟ ਇਸ਼ਟ ਨਿਸ਼ਟ ਬ੍ਰਿਤਿ ਧਰ 
ਹੈ”। 

ਪਾਂਚ ਸਾਲ ਬਾਲ ਅਨੁਹਾਰ', ਸੋ ਨਿਰਵਿਕਾਰ 
ਰਹਜੋ ਹੈ, ਨਿਹਾਰ ਪੈ ਵਿਚਾਰ ਵਸਤੁ ਕਰ ਹੈ'। 


ਮਲ ਮੂਤ ਕੇਰੋ ਥੈਲਾ ਮਹਾਂ ਮੈਲਾ ਹੈ ਕੁਚੈਲਾ', 
ਕਹਿਰ ਜ਼ਹਿਰ ਭੈਲਾ ਤੀਆ ਤਨ ਤਰ ਹੈ'। 


ਚੇਤਨ ਕੀ ਚੇਤਨਤਾ ਚਾਮ ਚਮਕਾਇ ਰਹੀ, 
ਚਿਤਵ ਕੈ ਚਿੱਤ ਨ ਚਲਾਯੋ ਚਖੁ ਭਰ ਹੈ” 


1187 


ਬੁਲਾ ਕੇ। “ਬਹੁਤ ਆਦਰ ਕੀਤਾ। 


ਜੋ ਹੰਕਾਰ 'ਚ ਭਿੱਜਿਆ ਹੋਇਆ ਹੈ। 
ਪਾ ਕੇ। 


'ਮਨ ਦੇ ਭਾਵ ਕਰ ਕੇ ਅੰਗਾਂ ਵਿੱਚ ਪੈਦਾ ਹੋਈ ਚੇਸ਼ਟਾ ਜਿਸ 
ਤੋਂ ਚਿੱਤ ਦੇ ਖ਼ਿਆਲਾਤ ਪ੍ਰਗਟ ਹੋਣ। “ਮਨ ਦੇ ਖ਼ਿਆਲ 
ਅਨੁਸਾਰ ਅੰਗਾਂ ਦੀ ਚੇਸ਼ਟਾ। “ਚੰਚਲਤਾ ਦੀ ਚੇਸ਼ਟਾ। ''ਮਨ 
ਦੇ ਭਾਵ ਨੂੰ ਪਰਤੱਖ ਕਰ ਕੇ ਦੱਸਣਾ। 


ਠੰਡੀ ਸੁਗੰਧੀ ਵਾਲੀ ਤੇ ਹੌਲੀ ਹੌਲੀ ਚੱਲਣ ਵਾਲੀ ਅਨੰਦ ਦੇਣ 
ਵਾਲੀ ਹਵਾ ਚਲਾ ਕੇ ਅਤੇ ਬਸੰਤਰੁੱਤਰਚ ਕੇ। 
'ਬਹੁਤ ਤਰ੍ਹਾਂ ਦੇ। “ਵਾਜੇ। 


'ਬਹੁਤ ਛਲ ਵਲ ਕਰਕੇ। 

'ਇਸ ਤਰ੍ਹਾਂ। 

'ਭੇਦ-ਰਹਿਤ। 

'ਅਕਲ ਖੋਹ ਕੇ। 

।ਆਪਣੇ ਰੂਪ ਦੇ ਦੀਵੇ ਦੇ ਭਮੱਕੜ ਜੀਵ ਕਰ ਲਏ ਹਨ। 


'ਬਹੁਤ ਸੁੇਸ਼ਟ। “ਤਕੜੇ। 

ਬਹੁਤ ਉੱਤਮ ਪੂਜਯ ਦੇਵ (ਅਕਾਲ ਪੁਰਖ) ਵਿੱਚ ਤਤਪਰ 
ਹੋ ਕੇ ਬ੍ਰਿਤੀ ਜੋੜੀ ਹੈ। 

'ਬਾਲਕ ਵਾਂਗ। 

'(ਅਪੱਛਰਾਂ ਆਦਿ ਨੂੰ) ਵੇਖ ਕੇ ਵਸਤੂ ਵਿਚਾਰ (ਇਸਤ੍ਰੀ ਦੇ 
ਸੁੰਦਰ ਅੰਗਾਂ ਵਿੱਚ ਗਿਲਾਨੀ ਲਈ ਵਿਚਾਰ) ਕਰਦਾ ਹੈ। 
'ਅਪਵਿੱਤ੍ਰ। 

'ਬਹੁਤੀ ਦੁਖਦਾਈ ਜ਼ਹਿਰ ਨਾਲ ਮਿਲਿਆ ਹੋਇਆ ਇਸਤ੍ਰੀ 
ਦਾ ਸਰੀਰ ਹੈ। 


'(ਅਪੱਛਰਾਂ ਆਦਿ ਨੂੰ) ਨੇਤਰ ਭਰ ਕੇ ਵੇਖ ਕੇ ਚਿੱਤ ਨ 
ਡੁਲਾਇਆ। 





1188 


॥੯੮॥ 

ਅੰਗਨਾ' ਕੇ ਅੰਗ ਅਤਿ ਅਗਨਿ ਅਨੰਗ? ਭਰੇ, 
ਕਰਤ ਸਪੁਸ ਜੋ ਜਰਤ ਨਿਸੰਸ ਸੋ। 

ਕੀਚ' ਕੋ ਚਵੱਚਾ ਕਿਧੋ ਕੱਚਾ ਹੈ ਮਸਾਨ? ਨਾਰਿ, 
ਸੱਚਾ ਅਘ ਓਘਨਿ' ਕਵੱਚਾ ਸੋਕ ਸੰਸ ਸੋ?। 


ਵੱਚਾ ਨਾ' ਨਰਕ ਤੈ ਜੋ ਰੱਚਾ ਯਾਂ ਮੈਂ ਨਰ ਕੱਚਾ, 
ਅੱਚਾ ਦੁਖ ਦੋਖਨ ਹੈ' ਨੱਚਾ ਜਗ ਅੰਸ ਸੋ?। 


ਪਾਇ ਭੇਦ ਸੱਚਾ, ਮੁਨਿ ਖੱਚਾ ਨਾਹਿ' ਵੱਚਾ 
ਗੁਨ”, 

ਰੱਚਾ ਨਿਜ ਰੂਪ ਮਾਹਿੰ, ਸੱਚਾ ਧਰਮ ਹੰਸ ਸੋ' 
॥੯੯॥ 

ਫੇਰ ਰੀਸ ਮਦਨ ਰਦਨ ਪੀਸ ਠਾਨ ਬਲ! 

ਪਾਨ' ਲੈ ਕਮਾਨ ਬਾਨ ਕਾਨ ਲੌ ਤਨਾਇ ਕੈ। 

ਪਰ ਹਾਰਯੋ ਪਾਂਚ ਸਰ ਪਾਂਖ ਲੌ ਧਸਾਇ ਕਰਿ', 


ਆਂਖ ਨ ਫਿਰਾਈ ਮੁਨਿ ਉਤ ਕਾਮ ਭਾਇ ਕੈ'। 
ਜਦੀ ਛੋਭ' ਏਕ ਵਾਰ ਭਯੋ ਪੈ ਸੰਭਾਰ ਗਯੋ 
ਵਸਤੁ ਵਿਚਾਰ ਢਾਰ' ਅੱਗ ਕਰਾਇ ਕੈ। 

ਭਏ ਹੈਂ ਸਹਾਈ ਨਿਰਵੇਦ' ਐ ਬਿਵੇਕ ਆਈ, 
ਦੋਖ ਦ੍ਰਿਸ਼ਟਿ ਸ੍ਰਿਸ਼ਟਿ ਦਿਖਰਾਈ ਰੀਤਿ ਚਾਇ 
ਕੈ' ॥੧੦੦॥ 

ਸ਼ਰਮਾਇ ਸਵਰ' ਨਿਵਾਇ ਸੀਸ ਮੁਨਿ ਤਾਈਂ 
ਜਾਇ ਸੁਰ-ਰਾਇ ਪੈ' ਸਹਾਇ ਸਹਿ ਖੀਸ ਹੈਂ?। 
ਕਹਯੋ ਵਾਹਿ ਮੁਨਿ ਨਿਰਚਾਹਿ' ਨਾਹਿ ਜੀਤਯੋ 
ਜਾਹਿ, 

ਤੇਰੋ ਰਾਜ ਕਾਹਿ' ਤੀਨ ਲੋਕ ਤੁੱਛ ਦੀਸ ਹੈਂ। 

ਵੇ ਤੋਂ ਤਪੁ ਤੇਜ ਹੀ ਕੋ ਬਪੁ' ਥਪੁ ਰਾਖਯੋ? ਪੁਭੁ, 
ਜਾਰ ਕੈ ਹੈ ਛਾਰ' ਸੋ ਤੋਂ ਜਾਂ ਪੈ ਦਾਂਤ ਪੀਸ ਹੈ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਇਸਤ੍ਰੀ। “ਕਾਮ ਦੀ ਅੱਗ ਨਾਲ। 


'ਚਿੱਕੜ। “ਕੱਚਾ ਮੁਰਦਾ। 

ਸਾਰੇ ਪਾਪਾਂ ਦਾ ਸੰਚਾ ਹੈ। “ਸ਼ੋਕ ਤੇ ਸੰਸਿਆਂ ਦੀ (ਕਵੱਚਾ) 
ਸੰਜੋਅ ਹੈ। 

'ਬਚਿਆ ਨਹੀਂ। 

'ਦੁੱਖਾਂ ਤੇ ਦੋਸ਼ਾਂ ਨੇ ਖਾ ਲਿਆ ਹੈ। ਉਹ ਜਗਤ ਦੀ ਵੰਸ ਵਿੱਚ 
ਨਾਚਾ ਹੈ। 

'ਖੱਚਤ ਨਹੀਂ ਹੋਇਆ। “(ਇੰਦੀਆਂ ਦੇ) ਵਿਸ਼ਿਆਂ ਤੋਂ ਬਚ 
ਗਿਆ। 

'ਉਹ ਸੱਚਾ ਤੱਤ-ਵੇਤਾ ਹੈ। 


'ਫੇਰ ਕਾਮ ਨੇ ਗ਼ੁੱਸੇ ਹੋ ਕੇ ਦੰਦ ਪੀਹ ਕੇ ਬਲ ਕਰਕੇ। 

ਹੱਥ ਵਿੱਚ। 

।ਆਪਣੇ ਪੰਜੇ ਤੀਰ ਖੰਭਾਂ ਤੱਕ ਧਸਾ ਕੇ ਹਾਰ ਕੇ (ਪਚ) 
ਸ਼ਰਮਿੰਦਾ ਹੋਇਆ। 

'ਕਾਮ ਭਾਵਨਾ ਕਰਕੇ। 

'ਖੋਭ। 

'ਵਸਤੂ ਵਿਚਾਰ ਦੀ ਢਾਲ। 

'ਵੈਰਾਗ। 

ਸ੍ਰਿਸ਼ਟੀ ਵਿੱਚ ਦੋਖ-ਦ੍ਰਿਸ਼ਟੀ (ਦੋਸ਼ ਦੇਖਣ ਵਾਲੀ ਨਿਗਾਹ) 
ਦੀ ਰੀਤੀ ਚਾਅ ਨਾਲ ਦਿਖਾਈ। 

ਕਾਮ ਦੇਵ। 

ਇੰਦੂ ਪਾਸ। “ਸਣੇ ਸਹਾਇਕਾਂ ਦੇ ਖਿਝਿਆ। 

'ਨਿਰਇੱਛਤ। 


ਕੀ ਹੈ ? 
'ਸ਼ਰੀਰ। “ਬਣਾਰੱਖਿਆ ਹੈ। 
'ਸਾੜ ਕੇ ਸੁਆਹ ਕਰ ਦੇਵੇਗਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਐ ਪੈ ਨਿਜਾਨੰਦ ਮੈਂ! ਬਿਲੀਨ ਮਨ ਮੀਨ ਜਿਮ, 
ਮਾਨਤਿ ਮੁਨੀਸ ਸਬਿ ਹੀ ਕੋ ਜਗਦੀਸ ਹੈਂ! 


॥੧੦੧॥ 

ਸੁਨ ਕੈ ਸੁਰੇਸ ਹੂੰ ਵਿਸ਼ੇਸ਼ ਹੀ ਚਕਿਤ' ਚਿੱਤ, 
ਜਾਇ ਪਦਮੇਸ' ਪੈ ਅਦੇਸ? ਕਰਿ ਪੂਛਜਯੋ। 
ਕੌਨ ਹੈ ਤਪੱਸੀ ਏਹ, ਤਪ ਕੀਨ ਹੇਤ ਕੇਹ', 
ਭਯੋ ਦੇਹ ਤੈ ਅਦੇਹ ਜਾਨ ਜਗ ਤੂਛਯੋ'। 

ਜਾਂ ਕੇ ਤਪਹੂੰ ਕੋ ਤੇਜ, ਤੀਨ ਲੋਕ ਮੈਂ ਪ੍ਰਕਾਸ਼ੈ, 
ਭਾਸੈ ਰਵਿ ਸਸਿ ਬਨੀ ਆਗੈ ਜਿਹ ਛੂਛਯੋ'। 


ਕੀਨੋ ਹੈ ਨ ਐਸੋ ਤਪ ਪਾਛੇ ਕਾਹੂੰ ਜਾਪ ਜਪ, 

ਏ ਤੋ ਤਪ ਹੀ ਕੋ ਬਪੁ ਭਯੋ ਅਤਿ ਸੂਛਯੋ' 
॥੧੦੨॥ 

ਜੌਨ ਕਾਮ ਦੇਵ ਨਾਰੇ' ਜੀਤੇ ਸਿੱਧ ਤਪੀ ਭਾਰੇ, 
ਯਾਂਹਿ ਤੈ ਸੁ ਮਾਨ ਹਾਰੇ ਸ਼ਰਮਾਇ ਆਇਗੋ'। 


ਸੁਨਿ ਅਜ' ਕਹਯੋ ਤਾਹਿ ਸੁਰ ਨਾਹਿ? ਨਾਹਿ 
ਡਰ, 

ਕਲੀ ਮਾਂਹਿ ਯਾਂਹਿ ਕੋ ਅਕਾਲ ਜੂ ਪਠਾਯਗੋ। 
ਜਵਨੇਸ' ਜ਼ਾਲਮ ਬਿਸੇਸ ਦੈਂ ਕਲੇਸ ਹਿੰਦੈਂ', 

ਬੇਦ ਧਰਮ ਕੋ ਨਸੇਸ ਕੀਨ' ਜੋ ਚਹਾਯਗੋ। 

ਤਬਿ ਏਹੁ ਅਵਤਾਰ ਹੋਇ ਹਰੈ ਧਰਾ ਭਾਰ', 
ਪੰਥ ਪਰਚਾਰ ਸਾਰ ਸਤ ਸ੍ਰੈ ਦਿਢਾਯਗੋ' 
॥੧੦੩॥ 

ਸੁਨਿ ਕੈ ਸੁਰਿੰਦ' ਪੰਕਜਿੰਦ? ਤੈ ਪਸਿੰਦ ਕਰਿ, 
ਮੋਦ ਹੂ ਬੁਲਿਦ ਚਿੰਦ ਪਾਇ ਘਰ ਆਇ ਕੈ'। 
ਔਰ ਸੁਰ' ਸੰਗ ਲੈ ਉਮੰਗ ਸੰਗ ਜਾਇ, 
ਮੁਨਿਰਾਇ ਪੈ ਬਸਾਇ ਸੁਰ ਤਰੁ ਫੂਲ ਭਾਇ ਕੈ'। 
ਉਸਤਤਿ ਗਾਇ, ਉਤਰਾਇ ਆਰਤੀ, ਨਚਾਇ 
ਨਟੀ', ਕਹਯੋ ਸੁਰਰਾਇ ਧੰਨ ਮੁਨਿਰਾਇ ਕੈ। 


1189 


।ਆਪਣੇ ਸਰੂਪ ਦੇ ਅਨੰਦ ਵਿੱਚ। “ਮੱਛੀ ਵਾਂਗ। 
'ਮੁਨੀਸ ਨੂੰ ਸਾਰੇ ਹੀ ਜਗਦੀਸ਼ (ਪ੍ਰਮੇਸ਼ਰ) ਮੰਨਦੇ ਹਨ। 


'ਬਹੁਤ ਹੈਰਾਨ ਹੋ ਕੇ। 
'ਬ੍ਰਹਮਾ। “ਨਮਸਕਾਰ। 
'ਕਿਸ ਵਾਸਤੇ। 

'ਤੁੱਛ, ਹੇਚ। 


'ਜਿਸ ਅੱਗੇ ਸੂਰਜ, ਚੰਦ ਤੇ ਅੱਗ (ਦਾ ਪ੍ਰਕਾਸ਼) ਤੁੱਛ (ਭਾਸੈ) 
ਭਾਸਦਾ ਹੈ। 


'ਤਪ ਦਾ ਹੀ ਬਹੁਤਾ ਪਵਿੱਤਰ ਸ਼ਰੀਰ ਹੋ ਗਿਆ ਹੈ। 


'ਜਿਸ ਕਾਮ ਨੇ ਦੇਵਤੇ ਤੇ ਮਨੁੱਖ। 

(ਉਹ ਕਾਮ) ਇਸ (ਦੁਸ਼ਟ ਦਮਨ) ਪਾਸੋਂ ਹਾਰ ਮੰਨ ਕੇ 
ਸ਼ਰਮ ਖਾ ਕੇ ਆ ਗਿਆ ਹੈ। 

'ਬ੍ਰਹਮਾ ਨੇ। “ਹੇ ਇੰਦੂ। 


'ਮੁਸਲਮਾਨਰਾਜੇ (ਔਰੰਗਜ਼ੇਬ) ਆਦਿ। 

'ਨਾਸ ਕਰਨਾ। 

'ਧਰਤੀ (ਤੋਂ ਪਾਪਾਂ) ਦੇ ਭਾਰ ਨੂੰ ਦੂਰ ਕਰੇਗਾ। 

ਪੰਥ ਪ੍ਰਚੱਲਤ ਕਰ ਕੇ ਆਪਣਾ ਸੱਚਾ ਸਿਧਾਂਤ ਦ੍ਰਿੜਾਏਗਾ। 


'ਇੰਦੂ। “ਬੁਹਮਾ। 

।'ਘਰ ਆ ਕੇ (ਚਿੰਦ ਪਾਇ) ਵਿਚਾਰ ਕੀਤੀ। 
ਦੇਵਤੇ। 

'ਪ੍ਰੇਮ ਨਾਲ ਕਲਪ ਬ੍ਰਿੱਛ ਦੇ ਫੁੱਲਾਂ ਦੀ ਵਰਖਾ ਕੀਤੀ। 


'ਨਾਚੀਆਂ ਅਪੱਛਰਾਂ। 





1190 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੀਤਯੋ ਜਿਨਿ ਰਤਿ-ਪਤਿ' ਕਾਮਨਾ ਬਿਗਤਿ?, __'ਕਾਮ। “ਇੱਛਾ ਖ਼ਤਮ ਕਰ ਲਈਆਂ ਹਨ। 

ਸਤਿ ਗਹਯੋ ਤਜ ਕੈ ਅਸੱਤ' ਨਮੋ ਮਮ ਭਾਇ ਕੈ? 'ਝੁਠ। 'ਪੇਮ ਨਾਲ। 

॥੧੦੪॥ 

ਏਤੋ ਤਪ ਜਿਨ ਧਰਾ' ਮਾਨ? ਹੂੰ ਨ ਮਾਨਯੋ ਜਰਾ, _ 'ਕੀਤਾ। “ਹੰਕਾਰ। 

ਪਾਵਨ ਬੁਹਮੰਡ ਕਰਾ ਏਸ ਮੁਨਿਏਸ ਹੈ'। ।ਇਸ ਮੁਨੀਆਂ ਦੇ ਈਸ਼ਰ ਨੇ। 

ਗਏ ਦੇਵ ਏਵ ਗਾਇ' ਔਰ ਮੁਨਿ ਭੇਵ ਪਾਇ, __ 'ਇਉਂ ਕਹਿਕੇ। 

ਮਹਾਂ ਮੋਦ ਧਰ ਸਾਇ' ਸ਼ਰਧਾ ਬਸੇਸ? ਹੈ। 'ਉਹ (ਮੁਨੀ)। “ਬਹੁਤੀ। 

ਦੁਸ਼ਟ ਦਵਨ ਚੀਨ' ਹਰਖ ਨ ਸੋਕ ਕੀਨ, 'ਜਾਣ ਕੇ। 

ਏਕ ਰਸ ਲਿਵਲੀਨ ਰਹੈ ਪਰਮੇਸ ਹੈ'। 'ਪਰਮੇਸ਼ਰ ਵਿੱਚ। 

ਬੀਤ ਗੇ ਬਿਸਾਲ ਸਾਲ ਚਾਲਤ ਸੁਚਾਲ ਚਾਲ, __'ਚੰਗੀ ਪਵਿੱਤਰ ਚਾਲ ਚਲਦਿਆਂ। 

ਅਵਤਾਰ ਹੋਨ ਵਾਲ ਅਯੋ ਕਾਲ ਬੇਸ' ਹੈ 'ਚੰਗਾ ਸਮਾਂ। 

॥੧੦੫॥ 

ਔਰ ਏਕ ਭਯੋ ਭੂਪਰਾਜ ਨਿਜ ਤਯਾਗ ਖੂਪ', ___'ਆਪਣਾ ਚੰਗਾ (ਰਾਜ)। 

ਤਪਸਾ ਅਨੂਪ ਕੀਨ ਦੰਪਤਿ' ਤਹਾਂਇ ਹੈਂ। 'ਇਸਤ੍ਰੀ ਪਤੀ (ਦੋਹਾਂ ਨੇ)। 

ਮਹਾ ਕਾਲ ਕਾਲਿ ਕੋ' ਅਰਾਧਿ ਸਾਧ ਸਿੱਧ ਭਏ, _'ਕਾਲ ਦਾ ਕਾਲ ਕਰਨ ਵਾਲੇ (ਮਹਾਂ ਕਾਲ) ਪ੍ਰਮੇਸ਼ਰ ਨੂੰ। 
(ਅ) ਅਕਾਲ ਪੁਰਖ ਤੇ ਉਸ ਦੀ ਬੀਰ-ਰਸੀ ਸ਼ਕਤੀ ਨੂੰ। 
“ਬਕਤੀ ਵਾਲੇ ਹੋ ਗਏ। 

ਐ ਪੈ ਵਹਿ ਕਾਮਨਾ ਥੇ ਪੂਤ ਕੀ ਰਖਾਇ ਹੈਂ। 

ਤਾਂ ਕੋ ਨਭ ਬਾਨੀ' ਭਈ ਮਾਂਗੋ ਬਰ ਜੋ ਚਹਈ, __'ਅਕਾਸ਼ ਬਾਣੀ। 

ਕਹਯੋ ਉਨਿ ਮੁਨਿ ਸੋ ਪ੍ਰਤਾਪੀ ਸੁਤ ਪਾਇ ਹੈਂ __'ਮੁਨੀ ਵਰਗਾ ਪ੍ਰਤਾਪੀ ਪੁੱਤਰ ਪ੍ਰਾਪਤ ਹੋਵੇ। 

ਤਥਾ ਅਸਤ' ਈਸ ਕਹਯੋ ਭੁਪਰਾਨੀ ਤਨ _'ਤੈਸੇ ਹੀ ਹੋਵੇਗਾ। “ਸ਼ਰੀਰ ਧਾਰਿਆ। 

ਲਹਯੋ?, 

ਤੇਗ ਜੂ ਬਹਾਦਰ ਔ ਗੂਜਰੀ ਜੀ ਆਇ ਹੈਂ! 'ਆਕੇ। 

॥੧੦੬॥ 

ਤਾਹੀਂ ਸਮੇਂ ਤੁਰਕੇਸ ਨੌਰੰਗ ਨਰੇਸ਼' ਪਾਪੀ, 'ਤੁਰਕਾਂ ਦਾ ਈਸ਼ਰ ਨੌਰੰਗਾ ਬਾਦਸ਼ਾਹ। 

ਕਸ਼ਟ ਕਲੇਸ਼ ਅਤਿ ਹਿੰਦੁਨ ਕੋ ਹੈ ਦਯੋ। 

ਪਾਵਨ ਕਰਨ ਭੌਮ', ਨੌਮ ਗੁਰੁ ਭੌਮ ਬਪੁ”, 'ਧਰਤੀ (ਨਾਲ ਸਬੰਧਤ ਜੀਵਾਂ) ਨੂੰ ਪਵਿੱਤੂ ਕਰਨ ਲਈ। 
ਮੰਗਲ ਰੂਪ। 

ਸੌਮਰੂਪ' ਸ੍ਰੀ ਗੁਜਰੀ ਕੋ ਸੰਗ ਮੈਂ ਲਯੋ। '਼ਾਂਤ ਰੂਪ। 

ਮਾਤ ਜੀ ਕੋ ਭੀਰਥ ਪੈ ਤੀਰਥ ਭਗੀਰਥਿ ਕੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਏ ਰਾਜ ਤੀਰਥ ਲੈ ਸੋ ਸੰਜੋਗ ਐ ਭਯੋ'। 


ਸੀ ਕਰਤਾਰ ਨਿਜ ਸੁਤ ਮੁਨਿ ਕੋ ਸੁਧਾਰ', 
ਨੌਮ ਗੁਰੁ ਘਰਿ ਅਵਤਾਰ ਪਠ ਹੈ 
॥੧੦੭॥ 

ਜਦੀ ਕਰਤਾਰ ਬੇਦ ਧਰਮ ਪ੍ਰਚਾਰ ਹੇਤ, 


ਜੀਵਨ ਉਬਾਰਬੇ ਅਪਾਰ ਪਹਿਲੇ ਪਠੇ'। 


ਦਯੋ' 


ਗੋਰਖ, ਰਿਖਭ' ਦੱਤ”, ਸ਼ੰਕਰ, ਬਜਾਸ, ਬੁਧ”, 


ਰਾਮਾਨੂਜ' ਆਦਿਕਨ ਨਿਜ ਮਤ ਹੈਂ ਠਟੇ”। 


ਕ੍ਰਿਯਾ ਕਲਾਪ ਪੂਜਾ ਜੀਵਨਿ ਗਹਾਯੋ ਦੂਜਾ, 
ਪੰਥ ਪ੍ਰਭ ਕੋ ਨ ਸੂਝਾ ਆਪ ਆਪ ਮੈਂ ਡਟੇ'। 


ਧਰਾ ਪੈ ਪਖੰਡ ਮਤਿ ਫੈਲੇ ਜੋ ਅਫੰਡ ਅਤਿ' 
ਭਗਤੀ ਬੁਹਮੰਡ ਪਤਿ ਕੀ' ਨ ਕੋਇ ਹੈ ਥਟੇ? 
॥੧੦੮॥ 

ਤਾਂ ਤੈ ਕਰਤਾਰ ਦੁਸ਼ਟ ਦਵਨੈ ਹਕਾਰ ਢਿਗ', 
ਲਾਯਕ ਵਿਚਾਰ ਸਿਤਕਾਰ ਕੈ ਉਦਾਰ ਹੈ'। 

ਦੈ ਕੈ ਨਿਜ ਪੁੱਤ ਖਤਾਬ' ਹੈ ਸ਼ਿਤਾਬ? ਪਠਯੋ, 
ਮੱਥ' ਧਰਿ ਹੱਥ ਸਮਰੱਥ ਕਰਿ ਭਾਰ ਹੈ। 

ਆਏ ਪੁਯਾਗ ਰਾਜ ਮਾਤ ਕੇ ਉਦਰ ਮਾਝ', 

ਪਟਨੇ ਸੁਖਦ ਸਾਜ' ਲੀਨੋ ਅਵਤਾਰ ਹੈ। 

ਭੇਦ ਮਤ ਖੰਡਨ ਕੋ ਬੇਦ ਮਤ ਮੰਡਨ ਕੋ, 


ਦੁਸ਼ਟਨ ਕੇ ਦੰਡਨ ਕੋ ਪੰਥ ਪ੍ਰਚਾਰ ਹੈ' 


1191 


ਜਦੋਂ ਮਾਤਾ ਨਾਨਕੀ ਜੀ ਨੂੰ ਭੀਰਥ ਉੱਪਰ ਗੰਗਾ ਦੇ ਤੀਰਥ 
ਕਰਾ ਕੇ ਪ੍ਰਾਗਰਾਜ 'ਤੇ ਲੈ ਗਏ ਤਾਂ ਉਹ (ਗੁਰੂ ਗੋਬਿੰਦ ਸਿੰਘ 
ਜੀ ਦੇ ਪ੍ਰਕਾਸ਼ ਦਾ) ਸਮਾਂ ਆ ਹੋਇਆ। 

'ਮੁਨੀ ਨੂੰ ਆਪਣਾ ਪੁੱਤਰ ਬਣਾ ਕੇ। 

ਭੇਜ ਦਿੱਤਾ। 


'ਭਾਵੇਂ ਕਰਤਾਰ ਨੇ ਆਸਤਕ ਧਰਮ ਦੇ ਪ੍ਰਚਾਰ ਵਾਸਤੇ ਅਤੇ 
ਜੀਵਾਂ ਦੇ ਉਧਾਰ ਲਈ ਬੇਅੰਤ (ਅਚਾਰਯ) ਪਹਿਲਾਂ (ਜਗਤ 
ਵਿੱਚ) ਭੇਜੇ ਸਨ। 

'ਮਰੁ ਦੇਵੀ ਦੇ ਉਦਰ ਤੋਂਰਾਜਾ ਨਾਭ ਦਾ ਪੁੱਤਰ ਜੋ ਜੈਨੀਆਂ ਦਾ 
ਪਹਿਲਾ ਤੀਰਥੰਕਰ ਹੈ। “ਦੱਤਾੜ੍ਰੇਯ। “ਸ਼ੰਕਰਾਚਾਰਯ, 
ਬਿਆਸ ਅਤੇ ਮਹਾਤਮਾ ਬੁੱਧ। 

'ਰਾਮਾਨੁਜ- ਮਦਰਾਸ ਦੇ ਇਲਾਕੇ ਕਾਂਚੀ ਪੁਰ ਪਾਸ ਭੂਤ 
ਨਗਰੀ ਦੇ ਕੇਸ਼ਵ ਬ੍ਰਹਮਣ ਦਾ ਪੁੱਤਰ ਜੋ ਕਾਂਤ ਮਤੀ ਦੇ ਉਦਰ 
ਤੋਂ ਪੈਦਾ ਹੋਇਆ। ਇਸ ਨੇ ਸੀ ਵੈਸ਼ਨਵ ਯਾਮੁਨ ਮੁਨੀ ਦਾ 
ਸਿੱਖ ਹੋ ਕੇ ਵੈਸ਼ਨਵ ਮੱਤ ਦਾ ਪ੍ਰਚਾਰ ਕੀਤਾ। “ਬਣਾਏ। 


'ਸਾਰੀਆਂ ਕ੍ਰਿਆਵਾਂ ਤੇ ਪੂਜਾ ਰਾਹੀਂ ਜੀਵਾਂ ਨੂੰ ਦ੍ਰੈਤ ਭਾਵ 
ਗੁਹਿਣ ਕਰਵਾਇਆ, ਪ੍ਰਭੂ ਦਾ ਰਸਤਾ ਕਿਸੇ ਨਾ 
ਦਿਖਾਇਆ, ਆਪੋ ਆਪਣੇ ਮੱਤ ਚਲਾਉਣ ਵਿੱਚ ਡਟੇ ਰਹੇ। 
'ਬਹੁਤੇ ਹੰਕਾਰੀ। 


'ਪੁਮੇਸ਼ਰ ਦੀ। “ਕਰਦਾ। 


ਕੋਲ ਬੁਲਾ ਕੇ। 
'ਬਹੁਤਾ ਆਦਰ ਕਰਕੇ। 
'ਪਦਵੀ, ਅਹੁਦਾ। “ਛੇਤੀ। 
ਮੱਥੇ ਤੇ। 

ਪੇਟ ਵਿੱਚ। 

'ਸੁਖਦਾਇਕ (ਸਾਧਨ) ਰਚ ਕੇ। 


'ਖ਼ਾਲਸਾ ਪੰਥ ਪ੍ਰਚੱਲਤ ਕਰਨ ਵਾਸਤੇ। 





1192 


॥੧੦੯॥ 

ਏਹੀ ਗਾਥ ਸਾਰੀ ਗੁਰੁ ਦਸਮ ਉਚਾਰੀ ਆਪ, 
ਨਾਟਕ ਬਚਿਤ੍ਰ ਮਝਾਰੀ ਸਿੱਖ ਜਾਨ ਹੈਂ] 

ਤੌ ਭੀ ਹਮ ਤਨਕ ਭਨਕ' ਦਿਖਰੈਹੈਂ, 

ਜਾਂ ਤੈ ਭਰਮ ਕਟੈਹੈਂ ਪੈਹੈਂ ਮਰਮ ਸੁਜਾਨ ਹੈਂ'। 
ਪੁਰਾ' ਕਰਤਾਰ ਅਵਤਾਰ ਜੋ ਅਪਾਰ ਪਠੇ?, 
ਐਪੇ ਤਿਨ ਆਪਨੇ ਹੀ ਮਤ ਧਰੇ ਠਾਨ ਹੈਂ”। 
ਕਾਹੂੰ ਕੰਠ ਕੰਨੀ ਕਾਨ ਰੁਦ੍ਰਾਖਿ ਕੀਓ ਠਾਟ', 


ਕਾਹੂੰ ਚੋਟੀ ਕਾਟਿ ਮੂੰਡ ਮੂੰਡਿ ਫਾਰੇ ਕਾਨ ਹੈਂ” 
॥੧੧੦॥ 

ਕਾਹੂੰ ਖਾਕ' ਪਾਈ ਸਿਰ ਜਟਾ ਹੈਂ ਬੰਧਾਈ, 

ਭੁਜ ਊਰਧ ਸੁਕਾਈ', ਔ ਦਿਖਾਈ ਜਗਤਾਏ 
ਹੈਂ?। 

ਲਿੰਗ ਪੁਜਵਾਯੋ ਕਾਹੂੰ ਸੋਈ ਹੈ ਕਟਾਯੋ ਜਢ, 
ਮੂਰਤੀ ਕਾਸਟ ਧਾਤ ਧੂਰਤੀ ਪੁਜਾਏ ਹੈਂ'। 

ਰਾਮ ਕ੍ਰਿਸ਼ਨ ਜਪਜੋ ਕਾਹੂੰ ਪਾਹਨ ਬਿਸ਼ਨ ਥਪਜੋ', 
ਹਨੂੰਮਾਨ ਭੈਰੋਂ ਸਪਯੋਂ' ਦੇਵਤਾ ਠਰਾਏ ਹੈਂ। 
ਤਿਲਕ ਲਗੈ ਹੈਂ ਦਾਗ ਦੇਹ ਪੈ ਪਵੈ ਹੈਂ, 

ਮੂਢ ਮਾਂਗ ਹੂੰ ਬਨੈ ਹੈਂ ਪੈ ਇਕਾਂਗ' ਹੂੰ ਨ ਪਾਏ ਹੈਂ 
॥੧੧੧॥ 

ਦੋਹਰਾ: 

ਜੇ ਜੇ ਜਗ ਮੈਂ ਪੁਭ ਪਠੇ, 

ਧਰਮ ਧਰਾਵਨ ਹੇਤ। 

ਤੇ ਨਿਜ ਨਿਜ ਪੁਭਤਾ' ਫਸੇ, 

ਪਰ੍ਭ ਕੋ ਲਖਯੋ ਨ ਭੇਤ ॥ ੧੧੨॥ 

ਭੂਲੇ ਕੂਰ ਗਰੂਰ ਮੈਂ", 

ਸਿੱਸ ਭੁਲਾਏ ਮੂਰ'। 

ਭਰਮ ਕਰਮ ਨਦਿ ਮੈ ਬਹੇ, 

ਬ੍ਰਹਮ ਲਖਿ ਲਖੇ ਨ ਪੂਰ' ॥ ੧੧੩॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਥੋਹੜੀ ਜਿਹੀ ਉਚਾਰ ਕੇ। 

'ਭਰਮ ਦੂਰ ਹੋ ਜਾਵੇਗਾ ਤੇ ਚਤਰ ਭੇਦ ਪਾ ਲੈਣਗੇ। 

'ਪਹਿਲੇ ਅਵਤਾਰ। “ਬਹੁਤੇ ਭੇਜੇ। 
'ਕਰਰੱਖੇ ਹਨ ਭਾਵ ਚਲਾ ਲਏ ਹਨ। 

'ਕਿਸੇ ਨੇ ਗਲ ਵਿੱਚ ਲੱਕੜ ਦੀ ਜਾਂਰਦਰਾਖ ਦੀ ਕੰਠੀ ਪਾ ਕੇ 
ਬਨਾਵਟ ਬਣਾਈ ਹੈ। 

ਕਿਸੇ ਨੇ ਬੋਦੀ ਕੱਟੀ ਹੈ, ਕਿਸੇ ਨੇ ਸਿਰ ਮੁੰਨਿਆ ਹੈ ਤੇ ਕਿਸੇ 
ਨੇ ਕੰਨ ਪਾੜੇ ਹਨ। 

'ਸੁਆਹ। 

'ਉੱਪਰ ਬਾਹਾਂ ਕਰ ਕੇ ਸੁਕਾ ਲਈਆਂ। “ਜਗਤ ਤਾਈਂ। 


'ਲੱਕੜ ਤੇ ਧਾਤ ਦੀਆਂ ਮੂਰਤਾਂ ਦੀ ਠੱਗ ਪੂਜਾ ਕਰਦੇ ਹਨ। 
ਪੱਥਰ ਦਾ ਵਿਸ਼ਨੂੰ ਬਣਾ ਲਿਆ। 
'ਸੱਪਾਂ ਨੂੰ। 


'ਇਕ ਪ੍ਰਮੇਸ਼ਰ ਨੂੰ। 


ਵਡਿਆਈ ਵਿੱਚ। 


'ਝੂਠੇ ਹੰਕਾਰ ਵਿੱਚ। 
'ਸਿੱਖ ਮੁੱਢੋਂ ਹੀ ਭੁਲਾ ਦਿੱਤੇ। 


'ਪੂਰਾਂ ਦੇ ਪੂਰਰੁੜ੍ਹ ਗਏ, ਬ੍ਰਹਮ ਨੂੰ ਜਾਣ ਕੇ (ਪਾਰ) ਨਹੀਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1193 


ਪਾਯੋ ਨਾਹਿੰ ਅਲੇਖ ਮਗ', 

ਫਸੇ ਭਰਮ ਕੀ ਰੇਖ'। 

ਜਹਿੰ ਨਰਕਨ ਮੈਂ ਵਹਿ ਜਰੇ', 

ਪਰੇ ਸਿੱਖ ਤਹਿ ਸੇਖ' ॥੧੧੪॥ 
ਫਰਕਨਿ ਸਰਕ ਨ ਪਾਵਹੀਂ', 
ਗਰਕਨਿ ਨਰਕਨਿ ਮਾਹਿਂ। 

ਕਾਚੇ ਗੁਰੁ ਪਾਛੇ ਲਗੇ, 

ਬਾਚੇ ਆਂਚੇ ਕਾਹਿੰ' ॥੧੧੫॥ 
ਤਿਨਿ ਤਰਕਨਿ ਹਿਤ' ਨਿਰਖਿ£ ਪੁਭੂ, 
ਧਰਖਨਿ' ਮਤ ਪਾਖੰਡ। 

ਸਾਚੇ ਸਤਿਗੁਰੁ ਕੋ ਪਠਜਯੋ, 
ਠਟਯੋ' ਪੰਥ ਜਿਨਿ ਚੰਡ” ॥ ੧੧੬॥ 
ਇਹੁ ਨਿਜ ਗਾਥਾ' ਸਤਿਗੁਰੂ, 

ਨਿਜ ਮੁਖ ਕੀਨ ਬਖਾਨ। 

ਸਿਦਕੀ ਸਿੱਖ ਮਹਾਨ ॥ ੧੧੭॥ 
ਸੀ ਮੁਖ ਵਾਕ ਪਾਤਸ਼ਾਹੀ ੧੦ ॥ 
ਚੌਪਈ ॥ 

ਅਬ ਮੈ ਅਪਨੀ ਕਥਾ ਬਖਾਨੋ ॥ 
ਤਪ ਸਾਧਤ' ਜਿਹ ਬਿਧਿ ਮੁਹਿ ਆਨੋਂ ॥ 
ਹੇਮ ਕੁੰਟ ਪਰਬਤ' ਹੈ ਜਹਾਂ ॥ 

ਸਪਤ ਸਿਰੰਗ' ਸੋਭਿਤ ਹੈ ਤਹਾਂ ॥੧॥ 
ਸਪਤ ਸਿਰਿੰਗ ਤਿਹ ਨਾਮੁ ਕਹਾਵਾ ॥ 
ਪੰਡੁਰਾਜ' ਜਹ ਜੋਗੁ ਕਮਾਵਾ ॥ 

ਤਹ ਹਮ ਅਧਿਕ ਤਪੱਸਿਆ ਸਾਧੀ ॥ 
ਮਹਾਂਕਾਲ ਕਾਲਕਾ ਅਰਾਧੀ' ॥੨॥ 


ਇਹ ਬਿਧਿ ਕਰਿਤ ਤਪੱਸਿਆ ਭਯੋ ॥ 


'ਫੜਕ ਕੇ ਸਰਕ (ਹਿਲਜੁਲ) ਨਹੀਂ ਕਰ ਸਕਣਗੇ। 


(ਨਰਕ ਦੇ) ਸੇਕ ਤੋਂ ਕਿਵੇਂ ਬਚ ਸਕਦੇ ਹਨ। 
'ਤਾੜਨ ਵਾਸਤੇ। “ਦੇਖ ਕੇ। 
!'ਅਨਾਦਰ ਕਰਨ ਲਈ। 


'ਰਚਿਆ। “ਤਿੱਖਾ। 
।ਆਪਣੀ ਕਥਾ। 


'ਕਰਦਿਆਂ। 
'ਹਿਮਾਲਾ ਦੀ ਧਾਰ ਵਿੱਚ ਬਰਫ਼ ਦਾ ਪਹਾੜ। 
'ਸੱਤ ਚੋਟੀਆਂ। 


'ਪੰਡੂ ਰਾਜੇ ਨੇ। 


'ਕਾਲ ਦਾ ਕਾਲ ਕਰਨ ਵਾਲੇ ਅਕਾਲ ਦੇ ਅਰਾਧਨ ਵਾਲੇ 
ਹੋਏ। (ਅ) (ਮਹਾਂ ਕਾਲ) ਅਕਾਲ ਪੁਰਖ ਦੇ ਬੀਰ-ਰਸੀ 
ਸਰੂਪ ਅਤੇ ਉਸ ਦੀ ਬੀਰ-ਰਸੀ ਸ਼ਕਤੀ ਨੂੰ ਅਰਾਧਿਆ। 





1194 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੂੰ ਤੇ ਏਕ ਰੂਪ ਹੂੰ ਗਯੋ ॥ 

ਤਾਤ ਮਾਤ ਮੁਰ' ਅਲਖ ਅਰਾਧਾ ॥ 

ਬਹੁ ਬਿਧਿ ਜੋਗ ਸਾਧਨਾ ਸਾਧਾ ॥੩॥ 

ਤਿਨ ਜੋ ਕਰੀ ਅਲਖ ਕੀ ਸੇਵਾ ॥ 

ਤਾਂ ਤੇ ਭਏ ਪੁਸੰਨ ਗੁਰਦੇਵਾ ॥ 

(ਪੰਨਾ ੫੪-੫੫) 

ਤਪ ਸਾਧਤ ਹਰਿ ਮੋਹਿ ਬੁਲਾਯੋ ॥ 

ਇਮ ਕਹਿਕੈ ਇਹ ਲੋਕ ਪਠਾਯੋ ॥੨੮॥ 

(ਪੰਨਾ ੫੬) 

ਅਕਾਲ ਪੁਰਖ ਬਾਚ ॥ 

ਚੌਪਈ ॥ 

ਮੈਂ ਅਪਨਾ ਸੁਤ' ਤੋਹਿ ਨਿਵਾਜਾ? ॥ 'ਪੁੱਤਰ ਦਾ। “ਸਨਮਾਨ ਦਿੱਤਾ ਹੈ। 
ਪੰਥ ਪੁਚੁਰ ਕਰਬੇ ਕਹੁ ਸਾਜਾ' ॥ 'ਪੁਚੱਲਤ ਕਰਨ ਲਈ, ਫੈਲਾਉਣ ਲਈ ਸਜਾਇਆ ਹੈ। 
ਜਾਹਿ ਤਹਾਂ ਤੈ' ਧਰਮੁ ਚਲਾਇ ॥ 2੨ 

ਕਬੁਧਿ ਕਰਨ ਤੇ ਲੋਕ ਹਟਾਇ ॥੨੯॥ 


(ਸੀ ਗੁਰੋ ਵਾਚ ॥ ) 
ਤਿਨ ਪਰ੍ਭ ਜਬ ਆਇਸ' ਮੁਹਿ ਦੀਯਾ ॥ 
ਤਬ ਹਮ ਜਨਮ ਕਲੂ ਮਹਿ ਲੀਯਾ ॥੪॥ 


ਜਬ ਹੀ ਜਾਤ ਤ੍ਰਿਬੇਨੀ ਭਏ ॥ ਪੁੰਨ ਦਾਨ ਦਿਨ 

ਕਰਤ ਬਿਤਏ ॥੧॥ 

ਤਹੀਂ ਪ੍ਰਕਾਸ' ਹਮਾਰਾ ਭਯੋ ॥ 'ਮਾਤਾ ਜੀ ਦੀ ਕੁੱਖ 'ਚ ਪ੍ਰਵੇਸ਼ ਹੋਣਾ। 
ਪਟਨਾ ਸਹਰ ਬਿਖੈ ਭਵ' ਲਯੋ ॥ 'ਜਨਮ। 

ਕਵਿਯੋ ਵਾਚ ॥ 

ਦੋਹਰਾ: 

ਪੂਰਬ ਜਨਮ ਸੁੱਕ੍ਰਮ ਕੀ' 

ਇਮ ਗੁਰੁ ਗਾਥ ਸੁਨਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1195 


ਪਢੈ ਸੁਨੈ ਜਨ ਸੁਖ ਲਹੈ, 
ਥਿਰਯੋ ਗਾਇ ਇਹੁ ਧਿਆਇ ॥ ੧੧੮॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਗਜਾਨ ਸਿੰਘ ਵਿਰਚਿਤੇ 'ਦਸਮ ਗੁਰੂ ਕੀ ਪੂਰਬ ਜਨਮ ਕੀ ਕਥਾ ਕਾ 
ਪ੍ਸੰਗ' ਬਰਨਨੰ ਨਾਮ ਬਿਤਾਲੀਸਮੇਂ ਬਿਸੁਾਮ ॥੪੨॥ 





1196 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੪੩. (ਕਲਗੀਧਰ ਜੀ ਦੀ ਜਨਮ ਕਥਾ) 


ਤੈ, ਗੁਰੁ ਕੇ ਪਗ ਕੀਰਜ ਪਾਵਨ'। 


ਤਿਨ ਤਾਪ ਕਸੈਂ ਸੁਜਸੈ ਸੁਖ ਦਾਵਨ'। 


ਦਾਵਨ ਸੂਰ ਸਸੀ ਅਗਨੀ 
ਪੁਯੰਤਹਿ, ਜੋ ਪੁਕਾਸ਼ ਕਰਾਵਨ'। 

ਰਾਵਨ ਹਾਰ ਚਰਾਚਰ ਕੇ, 

ਗੁਰੁ ਗੋਬਿੰਦ ਸਿੰਘ ਨਮੋਂ ਮਮ ਬਾਵਨ ॥੧॥ 


<< 


ਦੋਹਰਾ: 
ਅਬਿ ਉੱਛਵ' ਅਵਤਾਰ ਗੁਰੁ, 


ਹੋਵਨ ਲੀਲਾ ਬਾਲ। 

ਕਹਿਹੋਂ ਏਸ ਅਧਯਾਇ ਮੈਂ, 

ਸੁਨੋ ਸਜਨ ਗੁਰੁ ਲਾਲ' ॥੨॥ 

ਕਬਿੱਤ: 

ਸਤਰਾਂ ਸੋ ਤੇਈ, ਪੋਖ ਸੁਦੀ ਸੱਤੇ ਲੇਈ, 

ਏਕ ਪਹਿਰ ਰਹੇਈ ਨਿਸ, ਦਿਨ ਰਵ ਆਜ ਹੈ”। 
ਸ੍ਰੀ ਗੂਜਰੀ ਜੀ ਮਾਤ ਸਾਹਿਬ ਬਖਯਾਤ', 

ਆਦਿ ਸ਼ਕਤਿ ਸੁਹਾਤ' ਤਾਂ ਤੈ ਬਿਦਤੇ ਦਰਾਜ 
ਹੈਂ?। 

ਭਯੋ ਪ੍ਰਕਾਸ਼ ਹੈ ਅਵਾਸ ਮੈਂ ਹੁਲਾਸ ਅਤਿ', 
ਦੇਵਨਿ ਅਕਾਸ਼ ਮੈਂ ਬਿਲਾਸ ਕੀਨ ਗਾਜ ਹੈਂ”। 
ਮੰਗਲ ਉਚਾਰ ਫੂਲ ਡਾਰ ਆਰਤੀ ਉਤਾਰ, 
ਗਾਇ ਜੈ ਜੈ ਕਾਰ ਐ ਬਜਾਏ ਬਹੁ ਬਾਜ' ਹੈਂ 
॥੩॥ 


'ਗੁਰਾਂ ਦੇ ਚਰਨਾਂ ਦੀ ਧੂੜ, ਬਾਵਨ ਚੰਦਨ ਤੇ ਗੰਗਾ ਦੀਆਂ 
ਲਹਿਰਾਂ ਤੋਂ ਵੀ ਪਵਿੱਤਰ ਹੈ। 


'(ਜਿਸ ਚਰਨ ਧੂੜ ਦੇ) ਪਾਉਣ ਨਾਲ ਸਾਰੇ ਪਾਪ ਨਾਸ ਹੋ 
ਦੇਣ ਵਾਲੀ ਹੈ। 


'ਬਿਜਲੀ, ਸੂਰਜ, ਚੰਦ ਤੇ ਅੱਗ ਤੱਕ, ਜੋ ਜੋ ਪ੍ਰਕਾਸ਼ ਕਰਨ 
ਵਾਲੇ ਹਨ। 


'ਜੋ ਜੜ੍ਹ ਚੇਤਨ ਨੂੰ ਅਨੰਦ ਦੇਣ ਵਾਲੇ ਹਨ (ਉਨ੍ਹਾਂ) ਬਾਲਕ 
(ਰੂਪ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੇਰੀ ਨਮਸਕਾਰ ਹੈ। 


'ਉਤਸ਼ਾਹ। 


'ਸੰਮਤ ੧੭੨੩ ਬਿ: ਪੋਹ ਸੁਦੀ ਸਤਵੀਂ ਦੀ ਇਕ ਪਹਿਰ 
ਰਾਤ ਰਹਿੰਦੀ ਹੈ ਤੇ ਅੱਜ ਐਤਵਾਰ ਦਾ ਦਿਨ ਹੈ। 

'ਪੁਗਟ ਹੀ। 

'ਆਦਿ ਰੂਪ ਵਾਹਿਗੁਰੂ ਦੀ ਸ਼ਕਤੀ ਸੋਹ ਰਹੇ ਹਨ। “ਉਨ੍ਹਾਂ ਤੋਂ 
ਵੱਡੇ ਗੁਰੂ ਪ੍ਰਗਟ ਹੋਏ ਹਨ। 

'ਘੁਰ ਵਿੱਚ ਬਹੁਤ ਉਤਸ਼ਾਹ ਹੋਇਆ। 

'ਗੱਜ ਕੇ ਕੌਤਕ ਕੀਤੇ। 


'ਵਾਜੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਈ ਧਾਈ' ਦਾਈ ਬਿਸਮਾਈ ਰੂਪ ਪੇਖਿ ਪ੍ਰਭ, 
ਜੋਤਿ ਮਯ ਉਦੋਤ ਹੋਤ ਭਏ ਧਰ ਮਾਝ ਹੈੱ”। 
ਫੇਰ ਨਿਜ ਮਾਯਾ ਮੋਹ ਪਾਯਾ ਜਾਲ ਭਰਮਾਯਾ, 
ਮਨ ਦਾਈ ਮਾਈ ਕੋ ਬਨਾਯਾ ਬਾਲ ਸਾਜ' ਹੈ। 
ਸੇਬਜਮਾਨ ਭਈ ਮਾਈ, ਧਾਈ ਦਾਈ ਦਾਸੀ 
ਕਰਿ', 

ਸ ਹੁਲਾਸ ਕਰਤ ਫਿਰਤ ਦਾਸ ਕਾਜ ਹੈਂ। 

ਦਈ ਸਾਰ ਬਾਹਰ ਸਾਹਬਜ਼ਾਦਾ ਜ਼ਾਹਰ ਭਾ' 
ਮਾਹਰ ਹੈ ਆਹਰ' ਆਨੰਦ ਬਢਯੋ ਆਜ ਹੈ 
॥੪॥ 

ਮੋਦ ਪਰਮੋਦ ਲਹਾ', ਪੂਰ ਉਤਸ਼ਾਹਿ ਰਹਾ”, 
ਨਭ ਧਰ ਮਾਂਹਿ ਮਹਾਂ ਖੁਸ਼ੀ ਕੀ ਅਵਾਜ ਹੈਂ। 
ਹਿੰਦੁਵਾਨ ਪਾਲਬੇ ਕੋ, ਤੁਰਕ ਤੇਜ ਗਾਲਬੇ ਕੋ, 
ਧਰਮ ਕੇ ਸੰਭਾਲਬੇ ਕੋ, ਸੱਜਨ ਸਮਾਜ ਹੈਂ”। 
ਭੂਮ ਭੇਦ ਖੀਨਨ ਕੋ' ਬੇਦ ਸਾਰ ਚੀਨਨ ਕੋ”, 
ਦੀਨਨਿ ਅਧੀਨਨਿ ਭੁਗਾਇਬੇ ਕੋ ਰਾਜ ਹੈੱ”। 
ਗਯਾਨ ਹਰਿ ਹਮ ਸੇ ਗਰੀਬਨ ਨਸੀਬਨ ਕੋ' 
ਅਵਤਾਰ ਲੀਬਨ' ਗ੍ਰੀਬਨਿ ਨਿਵਾਜ ਹੈਂ ॥੫॥ 
ਆਪ ਹੀ ਅਮੇਜ ਹੂ ਸਤੇਜ ਓਜ', ਪੰਥ 
ਸੁਬੋਤਮ ਰਚਾਯੋ ਸੀ ਖਾਲਸਾ ਦਰਾਜ ਹੈ। 
ਬਿੱਪਨ ਕੀ ਕੈਦਨ ਕੁਪੰਥਿਨ ਕੁਵੈਦਨ ਤੇ', 
ਕਾਢ ਕੈ ਅਲੈਦਨ ਕੀ' ਦੀਨ ਜੋਗ ਰਾਜ ਹੈ। 
ਕਾਟ ਕੈ ਕੁਫੰਧ ਬੰਧ', ਛਾਂਟ ਕੈ ਕੁਧੰਧ ਮੰਦ”, 
ਡਾਟ ਕੈ ਮਦਾਦਿ ਮੰਦ ਆਸੁਰੀ ਸਮਾਜ' ਹੈ। 
ਜੀਵਨ ਕੇ ਜੀਵਨ', ਕਟੀਵਨ? ਕੁਕਰਮ ਭੂਮ, 
ਪਰਮ ਪਦ ਦੀਵਨ ਗ੍ਰੀਵਨ' ਨਿਵਾਜ ਹੈਂ ॥੬॥ 
ਕਰਤ ਮਜੂਰੀ ਫੇਰ ਪੂਰੀ ਨਾ ਪਰਤ' ਜਿਨੈਂ, 
ਭਰਤ ਨ ਪੇਟ ਤੇਨ' , ਦੀਓ ਤਿਨੈ ਰਾਜ ਹੈ। 
ਜਾਤਿ ਕੇ ਕਮੀਨ ਦੀਨ ਰਹਿਤ ਅਧੀਨ ਪਰ, 


1197 


'ਨਾਮ ਦਾਈ ਕਾ। 
'ਧਰਤੀ ਵਿੱਚ ਜੋਤ ਰੂਪ ਸਤਿਗੁਰੂ ਪ੍ਰਗਟ ਹੋਏ। 


'ਬਾਲਕਾਂ ਵਾਲੀ ਬਨਾਵਟ। 
'ਮਾਤਾ ਜੀ, ਧਾਈ ਨਾਮ ਦਾਈ ਦਾਸੀ ਕਰ ਕੇ ਸੇਵਾ ਕਰਨ 
ਯੋਗ ਹੋ ਗਏ। 


ਪ੍ਰਗਟ ਹੋਇਆ ਹੈ। 
'(ਮਾਹਰ) ਮੁਖੀ ਸਿੱਖ (ਆਹਰ) ਉਦਮ (ਸਹਿਤ ਹੋਕੇ 
ਕਹਿੰਦੇ ਹਨ ਕਿ)। 


'ਬਹੁਤਾ ਅਨੰਦ ਲਿਆ। “ਭਰ ਰਿਹਾ ਹੈ। 


'ਸਮਾਜ ਦੇ ਮਿੱਤਰ ਹਨ। 

'ਨਾਸ ਕਰਨ ਨੂੰ। “ਵੇਦਾਂ ਦੇ ਸਿਧਾਂਤ ਜਾਨਣ ਨੂੰ। 

ਗ਼ਰੀਬਾਂ, ਗ਼ੁਲਾਮਾਂ ਨੂੰ ਰਾਜ ਭੁਗਾਉਣ ਵਾਲੇ ਹਨ। 

'ਸਾਡੇ ਵਰਗੇ ਗ਼ਰੀਬਾਂ ਦੇ (ਚੰਗੇ) ਭਾਗਾਂ ਨੂੰ। 

'ਲਿਆ ਹੈ। 

।ਆਪ ਹੀ ਮਿਣਤੀ ਤੋਂ ਰਹਿਤ ਤੇਜ ਅਤੇ ਬਲ ਸਹਿਤ ਹੋ ਕੇ। 


'ਰੀਤੀਆਂ ਤੋਂ। 

'ਵੱਖਰਿਆਂ ਕਰਕੇ। 

'ਖੋਟੇ ਫਾਹੇ ਤੇ ਬੰਧਨ ਕੱਟ ਕੇ। “ਖੋਟੇ ਤੇ ਮਾੜੇ ਧੰਧੇ ਛਾਂਟ ਕੇ। 
'ਹੰਕਾਰ ਆਦਿਕ ਮਾੜੇ ਆਸੁਰੀ ਸਮਾਜ ਨੂੰ ਤਾੜ ਕੇ। 
ਜੀਵਾਂ ਦੇ ਜੀਵਨ- ਰੂਪ ਹਨ। “ਕੱਟਣ ਵਾਲੇ। 

ਦੇਣ ਵਾਲੇ। 

'ਪੈਂਦੀ। 

'ਤਿਨਾਂ ਦਾ। 





1198 


ਚੀਨ' ਗੁਰੁ ਦੀਨ ਉਨੈਂ ਸਕਲ ਸਮਾਜ ਹੈ। 
ਪੂਤ ਜੇ ਗਰੀਵਨਿ ਕਹੀਵਨਿ ਥੀਵਨਿ ਮੰਦ, 
ਤੇਊ ਤੋਂ ਸਦੀਵਨਿ ਸਦੀਵ ਮਹਾਂਰਾਜ ਹੈਂ'। 


ਜੀਵਨ ਕੋ ਕੀਵਨਿ ਹੈ ਸੀਵਨਿ' ਗਯਾਨ ਹਰਿ, 
ਯਾਂਹੀ ਤੇ ਕਹੀਵਨਿ ਗ੍ਰੀਵਨ ਨਿਵਾਜ ਹੈਂ ॥ ੭॥ 
ਨਾਮ ਜੇ ਜਪੀਵਨਿ ਬੁਰੀਵਨਿ ਦੁਖੀਵਨਿ' ਨ, 
ਸਾਨੰਦ ਰਹੀਵਨਿ ਅੰ ਜੀਵਨਿ ਸਲਾਜ ਹੈ। 
ਲੀਵਨਿ' ਸਪੂਤ ਚਿਰ ਜੀਵਨ, ਅਭੂਤ ਸਬਿ 
ਮਨਸਾ ਪੁਰੀਵਨਿ', ਸਰੀਵਨਿ ਸੁਕਾਜ ਹੈਂ2। 


ਜੀਵਨ ਮੁਕਤਿ ਕੇਈ ਥੀਵਨਿ' ਗੁਰੂ ਕੇ ਲਾਲ, 
ਸੁਧਾ' ਜੇ ਛਕੀਵਨਿ ਚਢੀਵਨ ਜਹਾਜ ਹੈਂ। 
ਗਯਾਨ ਮਿਿਗੇਸ ਸੇ ਅਸੇਸ ਜੀਵ ਤਾਹਬ ਕੋ 

ਜਗਤ ਜਲੇਸ ਥਾਪਯੋ ਦਸਮੇਸ਼ ਪਾਜ ਹੈ' ॥੮॥ 
ਕੈ ਤੋਂ ਕੰਠੀ ਕੰਠ ਕਾਠ, ਡਾਰਿ ਫਾਂਸਿ ਤੱਗ ਗਾਂਠਿ, 
ਅਗਨਿ ਜਜਯੋਂ ਕ੍ਰਿਯਾ ਠਾਠ, ਕਰਤੇ ਅਕਾਜ ਹੈਂ'। 


ਕੈ ਤੋ ਡਾਰ ਖਾਕ ਮੂੰਡ, ਪਸੁ ਹੈ ਨਪਾਕ ਮੂਢ, 
ਕਾਨ ਚਿਰਵਾਇ ਕੂਡ ਧਰਤੇ ਕੁਕਾਜ ਹੈਂ”। 


ਪੂਜਤੇ ਕੈ ਜਲ ਸਿਲ, ਲੂਝਤੇ ਚੁਰਾਸੀ ਥਲ, 
ਸੂਝਤੇ ਨ ਪ੍ਰਭ ਕੈ, ਕੁਚੀਲ ਜੈਨ ਸਾਜ ਹੈਂ'। 


ਨਾ ਤੋ ਸਬ ਮੁਸਲੇ ਹੂੰ ਕੁਸਲੇ ਜਨਮ ਖੋਤੇ', 
ਹੋਤੇ ਜੌ ਨ ਗੁਰੂ ਏ ਗ੍ਰੀਬਨਿ ਨਿਵਾਜ ਹੈਂ ॥੯॥ 
ਦੂਰ ਹੋਤੇ ਹਿੰਦੁਵਾਨਿ ਤੀਰਥਾਨ ਕੇ ਨਿਸ਼ਾਨ, 
ਬੇਦ ਨਾ ਪੁਰਾਨ ਕਾਨ ਸੁਨਤੇ' ਅਵਾਜ ਹੈਂ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਨੀਵੀਆਂ ਜਾਤਾਂ ਦੇ ਗ਼ਰੀਬ ਤੇ ਪਰਾਧੀਨਰਹਿੰਦੇ ਜਾਣ ਕੇ। 


'ਜਿਹੜੇ ਗ਼ਰੀਬਾਂ ਦੇ ਮਾੜੇ ਪੁੱਤਰ ਅਖਵਾਉਂਦੇ ਸਨ ਉਹ 
ਹਮੇਸ਼ਾਂ ਲਈ ਮਹਾਰਾਜੇ ਸਦਾਉਂਦੇ ਹਨ। 
'ਸਮਰੱਥ ਕੀਤਾ ਹੈ। 


'ਬ਼ੁੜਦੇ ਤੇ ਦੁਖੀ ਨਹੀਂ ਹੁੰਦੇ। 


'ਲੈ ਲੈਂਦੇ ਹਨ। 

'ਸਾਰੀਆਂ ਅਸਚਰਜ ਕਾਮਨਾ ਪੂਰੀਆਂ ਕਰ ਲੈਂਦੇ ਹਨ। 
2(ਉਨ੍ਹਾਂ ਦੇ) ਚੰਗੇ ਕੰਮ ਪੂਰੇ ਹੋ ਜਾਂਦੇ ਹਨ। 

'ਹੋ ਜਾਂਦੇ ਹਨ। 


'ਅੰਮ੍ਰਿਤ। 


'ਗਿਆਨ ਸਿੰਘ ਵਰਗੇ ਸਾਰੇ ਜੀਵਾਂ ਨੂੰ ਤਾਰਨ ਲਈ ਸੰਸਾਰ 
ਸਮੁੰਦਰ ਤੇ ਦਸਮੇਸ਼ ਨੇ (ਪਾਜ) ਪੁਲ ਬਣਾਇਆ ਹੈ। 


'ਜਾਂ ਤਾਂ ਗਲ ਵਿੱਚ ਕਾਠ ਦੀ ਕੰਠੀ (ਹੁੰਦੀ ਹੈ ਤੇ ਜਾਂ) ਗੰਢਾਂ 
ਵਾਲੇ ਜਨੇਊ ਦੀ ਗਲ 'ਚ ਫਾਹੀ ਪਾ ਕੇ ਅੱਗ ਵਾਂਗ (ਸਾੜ 
ਸੁੱਟਣ ਵਾਲੀ ਕਰਮ-ਕਾਂਡ ਦੀ) ਕ੍ਰਿਆ ਦੀ ਬਿਅਰਥ (ਠਾਠ) 
ਬਨਾਵਟ ਕਰਦੇ ਹਨ। 


'ਜਾਂ ਤਾਂ ਸਿਰ 'ਚ ਸੁਆਹ ਪਾ ਕੇ ਅਪਵਿੱਤ੍ਰ ਪਸ਼ੂ ਹੋ ਕੇ ਮੂਰਖ 
ਕੰਨ ਪੜਵਾ ਕੇ ਝੂਠੇ ਤੇ ਖੋਟੇ ਕੰਮ ਕਰਦੇ ਹਨ। 


ਪਾਣੀ ਜਾਂ ਪੱਥਰ ਦੀਆਂ ਸਿਲਾਂ ਪੂਜਦੇ ਹਨ (ਜਿਸ ਕਰਕੇ) 
ਚੁਰਾਸੀ ਲੱਖ ਜੂਨਾਂ 'ਚ ਝਗੜਦੇ ਰਹਿੰਦੇ ਹਨ। ਵਾਹਿਗੁਰੂ ਨੂੰ 
ਨਹੀਂ ਦੇਖਦੇ (ਸਗੋਂ) ਅਪਵਿੱਤ੍ਰ ਜੈਨੀਆਂ ਵਾਲਾ ਸਾਜ ਕਰਦੇ 
ਹਨ। 

(ਕੁਸਲੇ) ਚੰਗੇ ਮਨੁਖਾ ਜਨਮ ਨੂੰ ਗਵਾ ਲੈਂਦੇ ਹਨ। 


'ਨ ਸੁਣਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਵਤਾਨ ਮਾਨਤੋ ਕੋ, ਗਜਾਨ ਧਯਾਨ ਠਾਨਤੋ ਕੋ', 
ਗੁਰੂ ਗੁੰਥ ਜਾਨਤੋ ਕੋ, ਸੱਜਨ ਸਮਾਜ ਹੈਂ। 

ਮਜ਼ਹਬ ਮੁਹੰਮਦੀ ਮਹੀ ਪੈ ਮੰਡ ਜਾਤੋ ਏਕ', 
ਕਲਮਾ ਕੁਰਾਨ ਸਭਿ ਪਢਤ ਨਿਵਾਜ ਹੈਂ। 

ਜੌ ਪੈ ਦਸਮੇਸ਼ ਪੁਮੇਸ਼' ਮ੍ਰਿਗੇਸ਼ ਪੰਥ, 

ਰਚਿਤੇ ਵਿਸ਼ੇਸ਼ ਨਾ ਗ੍ਰੀਬਨਿ ਨਿਵਾਜ ਹੈਂ ॥੧੦॥ 
ਹੇਰ ਕਲੀ ਕਾਲ ਕੀ ਕੁਚਾਲਤਾ ਕਰਾਲ ਨਿਸ, 
ਯਵਨ ਨਿਸਾਚਰ ਦੁਖਦ ਮਦ ਮੱਤੇ ਹੈ”। 


ਅੰਧਕਾਰ ਅਤਿ ਹੀ ਅਧਰਮ ਅਵਨਿ ਛਯੋ', 
ਬੈਦਕ ਧਰਮ ਹਿੰਦੁ ਇੰਦੁ ਗਯੋ ਗੱਤੇ ਹੈਂ”। 

ਨੌਰੰਗ ਸਿਆਲੇ ਪਾਲੇ ਜ਼ੁਲਮ ਕਮਾਲੇ ਡਾਲੇ', 
ਚੋਰ ਕਾਜ਼ੀ ਮੌਲਵੀ ਕਸਾਲੇ ਦੇਤ ਅੱਤੇ ਹੈ”। 
ਖਾਲਕ ਖਲਕ ਦੁਖੀ ਦੇਖਿ ਬਿਦਤਾਯੋ ਰਵਿ, 
ਆਜ ਪੋਸ ਮਾਸ ਕੀ ਅਦੋਸ਼ ਸੇਤ ਸੱਤੇ ਹੈਂ! 
॥੧੧॥ 

ਨਿੰਦਕ ਬਿੰਦਕ ਦ੍ਰੇਤ ਦੂਰੇ ਹੈਂ ਨਖੱਤ ਬ੍ਰਿੰਦ, 

ਇੰਦ ਤੁਰਕਿੰਦ ਤੇਜ ਨਾਸਸੋ ਚੁਕੱਤੇ ਹੈਂ”। 


ਪੇਚਕ ਪਖੰਡੀ ਦੰਭੀ ਦੁਰੇ ਹੈਂ ਦੁਰੀਨ ਦੌਰਿ, 
ਨਿਸਚਰ ਨਿਕਰ ਫਿਕਰ ਮਾਰ ਘੱਤੇ ਹੈਂ”। 


ਕੁਮਤੀ ਅਸੱਜਨ ਜੋ ਕੁਮਦੀ ਜਜੋਂ ਕੁਮਲਾਏ, 
ਸੱਜਨ ਸੁਮੱਤੀ ਖਿਰੇ ਕਮਲ ਮਹੱਤੇ ਹੈਂ”। 

ਉਦਜਯੋ ਦਨਿੰਦ ਜਜੋਂ' ਗੁਬਿੰਦ ਮ੍ਰਿਗਿੰਦ ਗੁਰੁ, 
ਆਜ ਪੋਸ ਮਾਸ ਕੀ ਅਦੋਸ਼ ਸੇਤ ਸੱਤੇ ਹੈਂ 
॥੧੨॥ 


1199 
'ਕੌਣ ਕਰਦਾ। 
'ਧਰਤੀ ਉੱਤੇ ਇਕ ਮੁਸਲਮਾਨ ਮਜ਼ਹਬ ਹੀ ਫੈਲ ਜਾਂਦਾ। 


'ਪਰਮੇਸ਼ਰ ਰੂਪ। “ਸਿੰਘਾਂ ਦਾ ਪੰਥ। 


'ਕਲਜੁਗ ਦੇ ਸਮੇਂ ਦੀ ਖੋਟੀ ਚਾਲ ਰੂਪ ਭਿਆਨਕਰਾਤ ਨੂੰ 
ਦੇਖ ਕੇ ਤੁਰਕਾਂ ਰੂਪ ਦੁਖਦਾਈਰਾਖਸ਼ ਹੰਕਾਰ 'ਚ ਮਸਤ ਹਨ। 
'ਧਰਤੀ ਤੇ ਪਾਪ ਰੂਪ ਬਹੁਤਾ ਅਨ੍ਹੇਰਾ ਫੈਲ ਗਿਆ। 

ਹਿੰਦੂਆਂ ਦਾ ਵੈਦਕ ਧਰਮ ਰੂਪ ਚੰਦਰਮਾ ਗਤ (ਨਸ਼ਟ) ਹੋ 
ਗਿਆ ਹੈ। 

'ਨੌਰੰਗੇ ਰੂਪ ਸਿਆਲ ਦੇ ਮੌਸਮ ਨੇ ਜ਼ੁਲਮਾਂ ਰੂਪ ਬਹੁਤੇ ਪਾਲੇ 
ਪਾ ਦਿੱਤੇ। 

'ਬਹੁਤੇ ਦੁਖ ਦਿੰਦੇ ਹਨ। 


ਵਾਹਿਗੁਰੂ ਦੀ ਖ਼ਲਕਤ ਨੂੰ ਦੁਖੀ ਦੇਖ ਕੇ (ਗੁਰੂ ਗੋਬਿੰਦ ਸਿੰਘ 
ਰੂਪ) ਸੂਰਜ ਪ੍ਰਗਟ ਹੋਇਆ, ਅੱਜ ਪੋਹ ਦੇ ਮਹੀਨੇ ਦੀ ਦੋਸ਼- 
ਰਹਿਤ ਚਾਨਣੇ ਪੱਖ ਦੀ ਸਤਵੀਂ ਤਿੱਥ ਹੈ। 


'ਦ੍ਰੈਤ ਕਰਨ ਵਾਲੇ ਨਿੰਦਕਾਂ ਰੂਪ ਸਮੂੰਹ ਤਾਰੇ (ਬਿੰਦਕ) ਥੋੜੇ 
ਹੀ ਸਮੇਂ ਵਿੱਚ ਲੁੱਕ ਗਏ, ਅਤੇ ਚੁਗੱਤਿਆਂ ਦੀ ਵੰਸ਼ ਦੇ 
ਤੁਰਕਾਂ ਦੇ ਬਾਦਸ਼ਾਹ ਦਾ ਤੇਜ ਰੂਪ ਚੰਦ੍ਰਮਾ ਨਾਸ ਹੋ ਗਿਆ। 


'ਪਖੰਡੀਆਂ ਦੰਭੀਆਂ ਰੂਪ ਖੋਟੇ ਉੱਲੂ ਦੌੜ ਕੇ ਦੂਰ ਛੁਪ ਗਏ 
ਹਨ, ਅਤੇ ਫਿਕਰਾਂ ਰੂਪ (ਨਿਕਰ) ਸਾਰੇਰਾਖਸ਼ ਮਾਰ ਸੁੱਟੇ 
ਹਨ। 


'ਖੋਟੀ ਮੱਤ ਵਾਲੇ ਵੈਰੀ ਕਮੀਆਂ ਵਾਂਗ ਕੁਮਲਾ ਗਏ ਅਤੇ 


ਚੰਗੀ ਮੱਤ ਵਾਲੇ ਸੱਜਣ ਵੱਡੇ ਕੰਵਲਾਂ (ਵਾਂਗ) ਖਿੜ ਪਏ ਹਨ। 
'ਸੂਰਜ ਵਾਂਗ ਪ੍ਰਗਟ ਹੋਇਆ। 





1200 


ਕਾਬਲੀ ਕੁਰੰਗਨ ਜਿਉਂ ਕੀਨ ਹੈਂ ਕੁਰੰਗ ਜਿਨੈ, 
ਖੁਰਾਸਾਨੀ ਖੂਬ ਖਰਗੋਸ਼ਨ ਸੇ ਹੱਤੇ ਹੈਂ'। 


ਬਲਖੀ ਬੁਖਾਰੀ ਬਦ ਬਧੇ ਹੈਂ ਬਿਸੇਸ ਬਰ, 
ਚੁਗਲ ਚੁਕੱਤੇ ਹੱਤੇ ਮੁਗਲ ਕੁਪੱਤੇ ਹੈੱ”। 


ਪਾਢੇ ਸੇ ਪਨਾਨ ਰੀਝ ਰੋਝ ਸੇ ਰੁਹੇਲੇ ਹਾਨਿ, 
ਸੱਯਦ ਸਿਆਰ ਸਸੇ ਸ਼ੇਖ ਅਲਵੱਤੇ ਹੈਂ”। 


ਬਿਦਤੇ ਬਿਸ਼ੇਸ਼ ਮ੍ਰਿਗੇਸ਼ ਦਸਮੇਸ਼ ਗੁਰੁ', 

ਆਜ ਪੋਸ ਮਾਸ ਕੀ ਅਦੋਸ਼ ਸੇਤ ਸੱਤੇ ਹੈ 
॥੧੩॥ 

ਢਲਤਿ ਚ਼ਮਰ ਚਾਰੁ' ਕਲਿਤ? ਲਲਿਤ” ਸਾਰੁ'', 
ਚਲਤਿ ਆਤਸ਼ ਬਾਜੀ ਸਾਜੀ ਜੋ ਮਹੱਤੇ ਹੈ'। 
ਸੋਹਿਤ ਬੰਦਨ ਵਾਰ' ਤੋਰਨ ਪਤਾਕਾ ਵਾਰ”, 


ਧੁਜਾ ਆਸਮਾਨ ਤਾਰ ਬੀਜ ਸੀ ਲਸੱਤੇ ਹੈ'। 


ਆਰਤੀ ਉਤਾਰ ਜੈ ਜੈ ਕਾਰ ਧੁਨਿ ਕੋ ਉਚਾਰ, 
ਕੀਰਤਨ ਕਥਾ ਕੋ ਵਿਚਾਰ ਹੋਤ ਅੱਤੇ' ਹੈ। 
ਦਾਸਨ ਉਬਾਰਬੇ ਕੋ' ਭਾਰ ਪਾਰ ਟਾਰਬੇ ਕੌ, 
ਗੁਰੁ ਅਵਤਾਰ ਭਏ ਪੋਸ ਸੇਤ ਸੱਤੇ ਹੈ' ॥੧੪॥ 
ਬਾਜਤ ਸਧਾਨੇ ਘਹਿਰਾਨੇ ਅਸਮਾਨੇ, 

ਧਰ ਤਾਨੇ ਸਾਏਮਾਨੇ ਰੰਗਾਰੰਗ ਝਲਕੱਤੇ ਹੈ”। 


ਗਾਇ ਹੈਂ ਪੁਬੀਨ ਬੀਨ ਆਦਿ ਬਾਦ ਬਾਇ 
ਆਇ, 
ਰਾਗ ਰਾਗਨੀ ਨਵੀਨ ਬੀਨ ਬੀਨ ਜੱਤੇ ਹੈਂ”। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਿਨ੍ਹਾਂ ਨੇ ਕਾਬਲੀਆਂ ਨੂੰ ਹਰਨਾਂ ਵਾਂਗ ਖੋਟੇਰੰਗ ਵਾਲੇ ਕਰ 
ਦਿੱਤਾ ਤੇ ਖੁਰਾਸਾਨੀ ਚੰਗੀ ਤਰ੍ਹਾਂ ਸਹਿਆਂ ਵਾਂਗ ਮਾਰ ਦਿੱਤੇ 
ਹਨ। 


'ਬਲਖ ਤੇ ਬੁਖਾਰੇ ਦੇ ਵਸਨੀਕ ਸੂਰਾਂ ਵਾਂਗ ਬਹੁਤੇ ਬਲ ਨਾਲ 
ਹਨ। (ਚੁਗ਼ਲ- ਉੱਲੂ ਵਰਗਾ ਇਕ ਜਾਨਵਰ। ) 


'ਪਾੜਿਆਂ ਵਰਗੇ ਪਠਾਣ ਤੇਰੋਝਾਂ ਵਰਗੇਰੁਹੇਲੇ, ਗਿੱਦੜਾਂ 
ਵਰਗੇ ਸੱਯਦ ਤੇ ਸਹਿਆਂ ਵਰਗੇ ਸ਼ੇਖ਼ ਬਿਨਾ ਸ਼ੱਕ ਤੋਂ ਖ਼ੁਸ਼ ਹੋ 
ਕੇ ਮਾਰੇ (ਪਾੜ੍ਹਾ-ਇਕ ਤਰ੍ਹਾਂ ਦਾ ਹਰਣ ਜੋ ਭੂਰੇਰੰਗ ਦਾ ਦੋ 
ਫੁੱਟ ਉੱਚਾ ਹੁੰਦਾ ਹੈ। ) 

ਦਸਵੇਂ ਗੁਰੂ ਖ਼ਾਸ ਸ਼ੇਰ ਪ੍ਰਗਟ ਹੋਏ। 


'ਸੁੰਦਰ। “ਸਜਿਆ ਹੋਇਆ। 'ਮਨੋਹਰ। 'ਸੇਸ਼ਟ। 

ਜੋ ਬਹੁਤੀ ਬਣਾਈ ਹੋਈ ਹੈ। 

'ਫੁੱਲ ਪੱਤੇ ਆਦਿ ਦੀ ਮਾਲਾ ਜੋ ਖ਼ੁਸ਼ੀ ਸਮੇਂ ਦਰਵਾਜ਼ੇ 'ਤੇ 
ਲਟਕਾਈ ਜਾਂਦੀ ਹੈ। “ਝੰਡੀਆਂ ਵਾਲੀਆਂ ਮਾਲਾਂ। 

(ਨਿਸ਼ਾਨ ਸਾਹਿਬ ਦੇ) ਫਰਰੇ (ਦੀਆਂ) ਤਾਰਾਂ ਆਕਾਸ਼ ਵਿੱਚ 
ਬਿਜਲੀ ਵਾਂਗ ਚਮਕਦੀਆਂ ਹਨ। 


'ਬਹੁਤ। 
'ਬਚਾਉਣ ਨੂੰ। 
(ਅੱਜ) ਪੋਹ ਸੁਦੀ ਸਤਵੀਂ ਹੈ। 


'ਖ਼ੁਸ਼ੀ ਦੇ ਵਾਜੇ ਅਸਮਾਨ 'ਚ (ਬੱਦਲਾਂ ਵਾਂਗ) ਗੱਜਦੇ ਹਨ, 
ਧਰਤੀ 'ਤੇ ਤੰਬੂ ਤਾਣੇ ਹੋਏਰੰਗ-ਬਰੰਗੇ ਚਮਕਦੇ ਹਨ। 


'ਚਤੁਰ ਪੁਰਸ਼ ਆ ਕੇ ਨਵੀਨਰਾਗਰਾਗਣੀਆਂ ਤੇ ਜਤਾਂ ਨੂੰ ਚੁਣ 
ਚੁਣ ਕੇ ਵੀਣਾ ਆਦਿ ਵਾਜੇ ਵਜਾ ਕੇ ਗਾਉਂਦੇ ਹਨ। (ਜਤ- 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਿ ਸੁਰ ਬਾਲਾ ਯੁਤ' ਅਰਪਤ ਹੈਂ ਫੂਲ ਮਾਲਾ, 
ਉੱਛਵ ਬਿਸਾਲਾ ਛਯੋ ਆਨੰਦ ਮਹੱਤੇ ਹੈ”। 
ਪ੍ਰਾਚੀ ਦਿਸ ਪਟਨੇ ਉਦਯਾਚਲ ਤੇ ਉਦੈ ਭਯੋ, 
ਆਜ ਦਸਮੇਸ਼ ਜੂ ਦਿਨੇਸ਼ ਸੇਤ ਸੱਤੇ ਹੈਂ' ॥੧੫॥ 


ਤੋਰਨ ਪਤਾਕਾ ਚਾਰੁ ਸਜਤ ਬੰਦਨ ਵਾਰ, 
ਢੋਲਕ' ਤੰਬੂਰਾ” ਤਾਰ” ਬਜਤਿ ਨਵੀਨ ਹੈਂ। 
ਰਾਗ ਰਾਗਨੀਨ ਕੀ ਧੁਨੀਨ ਸੋ ਗੁਨੀਨ ਚੀਨ, 
ਬੀਨ ਕੈ ਗੁਨੀਨ ਕੀਨ ਮੋਹਿਤ ਮੁਨੀਨ ਹੈ”। 


ਬੋਲਤ ਨਕੀਬ ਤਰਗੀਬ' ਸ਼ਹਿਨਸ਼ਾਹੀ ਜਸ, 
ਮਾਂਗਧ ਰਟਤ ਬੰਦੀ ਜਨ ਪੁਬੀਨ ਹੈਂ”। 


ਹਰਨ ਭਰਨ ਪੁਭੁ ਕਾਰਨ ਕਰਨ ਜਗ, 
ਤਾਰਨ ਤਰਨ ਅਵਤਾਰ ਗੁਰੁ ਲੀਨ ਹੈਂ! ॥ ੧੬॥ 


ਨਗਰ ਸਗਰ ਸੁਨਿ ਬਗਰ ਬਜਾਰਨਿ, 

ਅਗਾਰਨਿ ਦ੍ਰਾਰਨ ਕੋ ਚਿੱਤ੍ਰਤਿ ਕੀਨ ਹੈਂ'। 

ਠੱਠ ਕੇ ਗਰੱਠ ਭੱਟ ਬੋਲਤਿ ਕਬਿੱਤ ਅੱਟ, 

ਸੁ ਕਵਿ ਸੁਕੀਰਤੀ ਰੱਟਤ ਬੀਨ ਬੀਨ ਹੈੱ”। 
ਬਜਤਿ ਸਧਾਨੇ' ਲੋਗ ਸਜਤਿ ਸਮਾਨੇ ਖੁਸ਼ੀ”, 
ਕੌਤਕ ਮਹਾਨੇ ਹੋਤਿ ਨੌਰ ਨੌਰ ਚੀਨ ਹੈਂ”। 
ਗਾਵਤਿ ਕਲਾਵਤ' ਸੁਨਾਵਤਿ ਮੰਗਲ ਚਾਰ, 
ਪਾਵਨਿ ਬਧਾਈ ਮਨ ਭਾਵਤ ਸੋ ਪੀਨ' ਹੈਂ 
॥੧੭॥ 

ਆਵਤ ਲੁਗਾਈ' ਮਿਲਿ ਦੇਵਤਿ ਬਧਾਈ, 


1201 


ਜੋੜੀ ਦਾ ਇਕ ਕਰਤੱਬ, ਜਿਸ ਵੇਲੇ ਸੱਜਾ ਹੱਥ ਗਤਿ ਦਾ ਕੰਮ 
ਕਰੇ ਅਤੇ ਖੱਬਾ ਹੱਥ ਖੁਲ੍ਹਾ ਵੱਜੇ।) 

'ਦੇਵਤੇ ਇਸਤ੍ਰੀਆਂ ਸਮੇਤ। 

'ਬਹੁਤਾ ਉਤਸ਼ਾਹ ਤੇ ਬਹੁਤਾ ਅਨੰਦ ਫੈਲ ਗਿਆ। 


'ਪੂਰਬ ਦੀ ਤਰਫ਼ ਪਟਣੇ ਰੂਪ ਉਦਿਆਚਲ ਪਹਾੜ ਤੋਂ ਅੱਜ 
ਦਸਮੇਸ਼ ਜੀ ਪੋਹ ਸੁਦੀ ਸੱਤਵੀਂ ਨੂੰ ਸੂਰਜ ਵਾਂਗ ਪ੍ਰਗਟ ਹੋਏ। 


'ਢੋਲਕ, ਮ੍ਰਿਦੰਗ। “ਤਾਨ ਪੂਰਾ। “ਤਾਲ। 


'ਗੁਣੀਆਂ ਨੇਰਾਗਰਾਗਣੀਆਂ ਦੀਆਂ ਧੁਨੀਆਂ ਨਾਲ ਆਪਣੇ 
ਗੁਣ ਨੂੰ ਸਮਝ ਨਾਲ ਉਚਾਰ ਕੇ ਮੁਨੀਆਂ ਨੂੰ ਮੋਹਿਤ ਕਰ 
ਲਿਆ। 

'ਬੁਲਾਰੇਰੁਚੀ ਨਾਲ ਬੋਲਦੇ ਹਨ। 

'ਮਾਂਗਧ ਤੇ ਬੰਦੀ ਜਨ ਚਤਰਾਈ ਨਾਲ ਜੱਸ ਉਚਾਰਨ ਕਰਦੇ 
ਹਨ। (ਮਾਂਗਧ-ਭੱਟਾਂ ਦੀ ਇਕ ਸ਼ਾਖ਼। ਬੰਦੀ ਜਨ-ਜੱਸ ਕਰਨ 
ਵਾਲਾ।) 


'ਮੇਟਣ ਵਾਲੇ ਤੇ ਪਾਲਣਾ ਕਰਨ ਵਾਲੇ ਸੰਸਾਰ ਦੇਰਚਨ ਵਾਲੇ 
ਪ੍ਰਭੂ ਨੇ (ਜਗਤ ਨੂੰ) ਤਾਰਨ ਲਈ ਜਹਾਜ਼ ਰੂਪ ਗੁਰਾਂ ਦਾ 
ਅਵਤਾਰ ਧਾਰ ਲਿਆ ਹੈ। 


'ਸਾਰੇ ਸ਼ਹਿਰ ਨੇ ਸੁਣ ਕੇ ਵਿਹੜਿਆਂ, ਬਾਜ਼ਾਰਾਂ, ਘਰਾਂ ਤੇ 
ਦਰਵਾਜ਼ਿਆਂ ਨੂੰ ਚਿੱਤਰਕਾਰੀ ਸਹਿਤ ਕਰ ਲਿਆ ਹੈ। 


'ਭੱਟ ਇਕੱਠ ਕਰ ਕੇ ਬਹੁਤੇ ਕਬਿੱਤ ਬੋਲਦੇ ਹਨ ਅਤੇ ਚੰਗੇ 
ਕਵੀ ਚੁਣ ਚੁਣ ਕੇ ਚੰਗਾ ਜੱਸ ਉਚਾਰਦੇ ਹਨ। 

'ਖ਼ੁਸ਼ੀ ਦੇ ਵਾਜੇ। “ਲੋਕ ਖ਼ੁਸ਼ੀ ਦੇ ਸਾਮਾਨ ਸਜਾਉਂਦੇ ਹਨ। 
'ਜਾਣੋ। 

'ਗਵੱਯੇ। 

'ਬਹੁਤੀ। 


'ਇਸਤ੍ਰੀਆਂ। 





1202 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਈ ਨਾਨਕੀ ਜੀ ਲੇਵਤਿ, ਮਹਾਈ ਮੋਦ ਮਾਨ _'ਬਹੁਤਾ ਅਨੰਦ ਮੰਨ ਕੇ। 


ਕੈ'। 

ਮਾਤੁਲ' ਕ੍ਰਿਪਾਲ ਚੰਦ ਜੇਠਾ ਜੀ ਮਸੰਦ ਆਦਿ, 
ਸੁਨਤਿ ਪ੍ਰਬੰਧ ਛੰਦ' ਆਨੰਦ ਮਹਾਨ ਕੈ। 

ਨਰਨ ਕੋ ਦੇਤਿ ਭਾਈ', ਨਾਰਿਨ ਕੋ ਦੇਤ ਮਾਈ, 


ਆਵਤਿ ਜਾਵਤਿ ਲੋਗ ਭੀਰ ਭਈ ਆਨ ਕੈ। 
ਦੇਤ ਜੋ ਅਸੀਸ ਏਉਊ ਸੀਸ ਸੋ ਚਢਾਇ ਲੇਤ' , 


ਪਾਇ ਬਖਸੀਸ ਜਾਤ ਦਾਰਿਦ ਪੁਹਾਨ ਕੈ' 
॥੧੮॥ 

ਜਾਨ ਨਿਜ ਪੀਵ ਸੁਖ ਸੀਵ ਅਵਤਾਰ ਲੀਵ, 

ਬਨ ਕੈ ਕਲੀਵ ਜੀਵ-ਅੰਗਨਾ ਉਮੰਗ ਸੈਂ”। 


ਆਇ ਗੁਰੁ ਦ੍ਰਾਰ ਪਸ', ਨਾਚ ਮਾਚ ਰਾਚ ਰਸ, 
ਤਾਲੀ ਦੈ ਭਵਾਲੀ ਹਸ ਕੈ ਬਿਸਾਲੀ ਰੰਗ ਸੈਂ'। 


ਨਖਰੇ ਅਦਾਇ ਦਿਖਰਾਇ ਅੰਗ ਅੰਗ ਸੈਂ'। 


ਕਰਤਿ ਕਲੋਲੀ' ਸੋ ਠਠੋਲੀ? ਬਹੁ ਬੋਲੀ ਪਾਇ, 
ਟੋਲੀ ਸੀ ਅਮੋਲੀ ਲੋਲੀ ਗਾਇ ਵਾਇ ਢੰਗ ਸੈਂ! 
॥੧੯॥ 

ਬਾਤ ਲਾਇ ਟੇਡੀ ਏਡੀ' ਮਾਰ ਧਮਕਾਇ ਧਰ”, 
ਬਾਲਕ ਬਨਾਇ ਗੋਦ ਚਾਇ' ਲੋਰੀ ਗਾਵਤੀ। 
ਰੀਰੀ ਰੀਰੀ ਵਾਰੀ ਵਾਰੀ ਹੁਹ੍ਹੇ ਹੁਰ੍ਹੇ ਲੋਰੀ ਬੋਲਿ', 
ਦੁਰ ਕੁੱਤੇ ਛਿਰ ਬਿੱਲੇ ਜਿੱਲੀ ਮਿਲਿ ਪਾਵਤੀ'। 


ਦਾਸ ਦਾਸੀ ਨਰ ਨਾਰਿ ਗਾਮ ਕੇ ਜੁਰੇ ਅਪਾਰ, 
ਕੌਤਕ ਨਿਹਾਰਿ' ਹਸੈਂ ਰਸੈ? ਸੋ ਬਢਾਵਤੀ। 


'ਮਾਮਾ। 

।ਐਸੀ ਕਾਵਿ-ਰਚਨਾ ਜਿਸ ਵਿੱਚ ਪੁਸੰਗਾਂ ਦਾ ਸਿਲਸਿਲਾ 
ਉੱਤਮਰੀਤੀ ਨਾਲ ਹੋਵੇ। 

(ਮਾਤਾ ਜੀ ਦੇ) ਭੂਾਤਾ, ਮਾਮਾ ਕਿਰਪਾਲ ਚੰਦ ਜੀ। “ਮਤਾ 
ਗੂਜਰੀ ਜੀ। 


ਮਾਤਾ ਜੀ ਜੋ ਅਸੀਸਾਂ ਦੇਂਦੇ ਹਨ ਇਹ ਇਸਤ੍ਰੀਆਂ ਉਨ੍ਹਾਂ 
ਅਸੀਸਾਂ ਨੂੰ ਸਿਰ 'ਤੇ ਚੜ੍ਹਾ ਲੈਂਦੀਆਂ ਹਨ। 
'ਬਖ਼ਸ਼ਸ਼ ਪਾ ਕੇ ਤੇ ਗ਼ਰੀਬੀ ਨਾਸ ਕਰ ਕੇ ਜਾਂਦੇ ਹਨ। 


।(ਇਹ) ਜਾਣ ਕੇ (ਕਿ) ਆਪਣੇ ਪਤੀ (ਪੁਮੇਸ਼ਰ) ਸੁਖਾਂ ਦੀ 
ਹੱਦ ਨੇ ਅਵਤਾਰ ਲਿਆ ਹੈ ਦੇਵਤਿਆਂ ਦੀਆਂ ਇਸਤ੍ਰੀਆਂ 
ਹੀਜੜੇ ਬਣ ਕੇ ਉਤਸ਼ਾਹ ਨਾਲ ਆਉਂਦੀਆਂ ਹਨ 
(ਕਲੀਵ=ਹੀਜੜੇ। ਜੀਵ-ਦੇਵਤੇ। ) 

'ਦੇਖਿਆ। 

'ਨਾਚ-ਰਸ ਵਿੱਚਰਚ-ਮਿੱਚ ਕੇ ਤਾੜੀ ਮਾਰ ਕੇ ਬਹੁਤੇ ਅਨੰਦ 
ਨਾਲ ਹੱਸ ਕੇ ਭਵਾਟਣੀਆਂ ਲੈਂਦੀਆਂ ਹਨ। 


'(ਪੇਸ਼ਵਾਜ) ਘੱਘਰਿਆਂ ਦੀਆਂ ਭਵਾਟਣੀਆਂ ਦੇ ਕੇ ਹਰ ਅੰਗ 
ਨਾਲ ਨਖ਼ਰੇ ਤੇ ਹਾਵ-ਭਾਵ ਦਿਖਾਉਂਦੀਆਂ ਹਨ। 
'ਮਨ ਦੀ ਮੌਜ। “ਠੱਠਾ ਮਖ਼ੌਲ। 

।ਟੋਲੀ ਜਿਹੀ ਬਣਾ ਕੇ ਚੰਚਲਤਾ ਦੇ ਢੰਗ ਨਾਲ ਅਮੋਲਕ 
ਗਾਉਂਦੀਆਂ ਵਜਾਉਂਦੀਆਂ ਹਨ। 

(ਪੈਰ ਦੀ) ਅੱਡੀ। “ਧਰਤੀ ਹਿਲਾਉਂਦੀਆਂ ਹਨ। 

ਚੁੱਕ ਕੇ। 

ਲੋਰੀ ਦੇ ਬੋਲ ਬੋਲਦੀਆਂ ਹਨ। 

'ਹੇ ਕੁੱਤੇ ਪਰ੍ਹੇ ਹੋ, ਹੇ ਬਿੱਲੇ ਚਲਾ ਜਾ (ਆਦਿ ਨਿਰਾਦਰ ਦੇ 
ਸ਼ਬਦ ਕਹਿ ਕੇ) ਮਿਲ ਕੇ ਡੰਡ-ਰੌਲੀ ਪਾਉਂਦੀਆਂ ਹਨ। 


'ਦੇਖ ਕੇ। “ਅਨੰਦ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੀਸ ਭਾਂਤਿ' ਬਖਸ਼ੀਸ਼ ਮਾਤ ਹੈ ਦਿਲਾਤਿ ਤਿਨੈ, 
ਸੀਸ ਲੈ ਚਢਾਵਤਿ ਅਸੀਸ ਲੈ ਲੈ ਜਾਵਤੀ' 
॥੨੦॥ 

ਦੇਵ ਪੁਨ ਆਏ ਮਿਲਿ ਕਿੰਨਰਿ ਬਜਾਏ ਬਾਦ', 
ਗੰਧੁਬ ਗਾਏ ਹੈਂ ਬਨਾਏ ਬੇਸ ਗਾਇ ਕੈ'। 

ਗਾਯੋ ਜੌ ਬਿਲਾਵਲ ਬਢਾਯੋ ਤੋ ਬਿਲਾਵਲ' ਹੈ, 
ਸੁਨਿ ਭਏ ਬਾਵਲ ਸੇ' ਮਸਤ ਸੁਭਾਇ ਕੈ?। 

ਸੁਨ ਕੈ ਅਲੋਕਕ' ਸਲੋਕ ਰਾਗ ਲੋਕ ਸਬਿ, 

ਰੂਪ ਕੋ ਬਿਲੋਕ ਡਰਪੇਕ ਸੇ ਰਹਾਇ ਕੈ'। 

ਆਪਸ ਮੈਂ ਕੈਹੈਂ ਤੇਊ', ਹੀਜਰੇ ਥੇ ਕੌਨ ਵੇਊ”, 
ਗਾਇਕ ਲਖੇ ਨ ਏਊ ਗਏ ਕਿਤ ਆਇ ਕੈ' 
॥੨੧॥ 

ਰੈਨ ਦਿਨ ਗੁਰੁਦ੍ਰਾਰ ਕੌਤਕ ਭਵੈਂ ਅਪਾਰ', 

ਆਇ ਲੋਗ ਬੇਸ਼ੁਮਾਰ ਰੈਹੈ ਭੀਰ ਭਾਰੀਆ। 

ਨਵ ਦਿਨ ਬਾਦ ਅਹਿਲਾਦ ਯੁਤ ਮੁਯਾਦ, 


ਪ੍ਰਸ਼ਾਦ ਛਟੀ' ਕੇਰ ਬਾਂਟਯੋ ਪੁਰਿ ਸਾਰੀਆ। 
ਦੀਓ ਸਿਖ ਸੰਗਤਾਂ ਕੋ, ਮਾਨ ਨਿਜ ਅੰਗ ਤਾਂ ਕੋ', 
ਪੈ ਛਕਾਯੋ ਪੰਗਤਾਂ ਕੋ, ਬਹੁਧਾ ਬਿਠਾਰੀਆ'। 
ਦਾਨ ਦਏ ਦ੍ਰਜਨੋ ਕੋ' ਸਨਮਾਨ ਸੱਜਨੋ ਕੋ, 
ਅਸਨ' _ਬਸਨ” ਦਏ ਭਿੱਛਕਨਿ” ਭਾਰੀਆ 


॥੨੨॥ 

ਰਥਨਿ ਸਮੇਤ ਬੈਲ ਦੀਏ ਅੱਸੂ ਅਤਿ ਛੈਲ', 
ਫੀਲ ਦੀਏ ਸਮ ਸੈਲ ਗੈਲ ਹੀ ਅੰਬਾਰੀਆ'। 
ਰਤਨ ਜਟਿਤ', ਸਾਜ? ਜ਼ੇਵਰ ਸਮਾਜ, 

ਜੇਊ ਮਹਾਂਰਾਜ ਰਾਜਨ ਕੋ ਦੁਰਲਭ ਵਿਚਾਰੀਆ। 
ਬਸਨ ਬਜਾਰ ਜੋਰਾ ਟੋਰਾ ਨਾ ਮਿਲਤ ਹੋਰਾ', 


ਗਊ ਨ ਰਹਿਨ ਪਾਈ ਨਗਰ ਦੁਧਾਰੀਆ'। 
ਸੀ ਮਾਤ ਉਭੈ ਸੁਭੈ' ਔਰ ਸਬਿ ਦਾਨ ਦੀਓ, 


1203 


'ਵੀਹ ਤਰ੍ਹਾਂ ਦੀਆਂ ਭਾਵ ਅਨੇਕ ਤਰ੍ਹਾਂ ਦੀਆਂ। 

(ਉਨ੍ਹਾਂ ਬਖ਼ਸ਼ਸ਼ਾਂ ਨੂੰ) ਲੈ ਕੇ ਸਿਰ 'ਤੇ ਚਢਾਉਂਦੀਆਂ ਹਨ ਤੇ 
ਮਾਤਾ ਜੀ ਤੋੱ' ਅਸੀਸਾਂ ਲੈ ਲੈ ਕੇ ਜਾਂਦੀਆਂ ਹਨ। 

'ਵਾਜੇ। 

'ਗਵੱਈਆਂ ਦਾ ਲਿਬਾਸ ਬਣਾ ਕੇ। 

'ਅਨੌਦ। 

'ਸ਼ੁਦਾਈਆਂ ਵਰਗੇ। “ਸੁਭਾਵ ਕਰਕੇ। 

।ਅਸਚਰਜ। 

'ਡਰਾਕੁਲ ਜਿਹੇ ਹੋ ਰਹੇ ਹਨ। 

'ਉਹ ਲੋਕ। ?ਉਹ ਹੀਜੜੇ। 

'ਜਾਣਿਆ ਨਹੀਂ ਗਿਆ ਕਿ ਇਹ ਗਵੱਈਏ ਕਿੱਥੋਂ ਆਏ ਤੇ 
ਕਿੱਥੇ ਚਲੇ ਗਏ ਹਨ। 


ਬਹੁਤ ਹੁੰਦੇ ਹਨ। 


'ਬੱਚੇ ਦੇ ਜਨਮ ਤੋਂ ਛੇਵੇਂ ਦਿਨ ਕੀਤੀ ਜਾਣ ਵਾਲੀ ਕੁਲਰੀਤ। 
'ਤਿਨਾਂ (ਸਿੱਖ ਸੰਗਤਾਂ ਨੂੰ ਆਪਣਾ) ਅੰਗ ਮੰਨ ਕੇ। 

'ਬਹੁਤ ਤਰ੍ਹਾਂ ਬਿਠਾ ਕੇ। 

'ਬਹਮਣਾ ਨੂੰ 

'ਭੋਜਨ। “ਬਸਤੁ। “ਮੰਗਤਿਆਂ ਨੂੰ। 


'ਬਹੁਤੇ ਸੁੰਦਰ ਘੋੜੇ। 
'ਅੰਬਾਰੀਆਂ ਸਣੇ ਪਹਾੜਾਂ ਵਰਗੇ ਹਾਥੀ ਦਿੱਤੇ। 
'ਜੜ੍ਹੇ ਹੋਏ। “ਘੋੜੇ ਤੇ ਹਾਥੀਆਂ ਦੇ ਸਾਜ। “ਸਮੂੰਹ ਗਹਿਣੇ। 


ਬਾਜ਼ਾਰ ਵਿੱਚੋਂ ਬਸਤ੍ਰਾਂ ਦਾ ਹੋਰ ਜੋੜਾ ਟੋਲਿਆਂ ਨਹੀਂ 
ਮਿਲਦਾ। 

'ਦੋ ਧਾਰਾਂ ਦੁੱਧ ਦੇਣ ਵਾਲੀ ਭਾਵ ਥੋੜ੍ਹੇ ਤੋਂ ਥੋੜ੍ਹਾ ਦੁੱਧ ਦੇਣ 
ਵਾਲੀ। 

'ਦੋਹਾਂ ਮਾਤਾਵਾਂ ਨੇ ਸਵੇਰੇ ਹੀ। 





1204 


ਮੋਤੀ ਰਹਿਓ ਨੱਥ, ਹੱਥ ਚੂੜੀ ਮੱਥ ਸਾਰੀਆ” 
॥੨੩॥ 


ਜੇਵਰ ਜਰਾਉ ਜਰੇ ਤੇਵਰ ਅਪਾਰ ਖਰੇ', 
ਦੀਏ ਸੇਵਕਾਨਿ ਭਰੇ ਆਨੰਦ ਮਹਾਨ ਕੈ। 
ਰਹਯੋ ਰੰਕ' ਕੋ ਨ ਬੰਕ2 ਨਗਰ ਨਿਸੰਕ ਤਾਂਹਿ”, 


ਚਾਹਿ ਕਾਂਹਿ' ਨਾਹਿੰ ਰਹੀ ਮਾਂਗਨੇ ਕੀ ਆਨ ਕੈ?। 
ਦਿਨ ਪਤਿ ਬ੍ਰਿਧਾਇ ਕੌਰ ਮੌਰ ਅਧਿਕਾਇ', 


ਆਇ ਸਿੱਖ ਦਰਸਾਇਂ ਦਾਇੰ ਭੇਟਾ ਮਾਨ ਕੈ'। 
ਮਾਤ ਦੁਲਰਾਵੈਂ ਉਭੈ ਅੰਗ ਮੈਂ ਨ ਮਾਵੈਂ', 
॥੨੪॥ 

ਚੌਪਾ, ਰਾਮ ਦਿੱਤਾ, ਮਿੱਤਾ ਆਦਿਕ ਖਲਾਵੇ', 
ਬੀਬੋ, ਭਾਗਨ, ਸੁਹਾਵੀ ਏ ਖਿਲਾਵੀ ਦਾਈ ਚੀਨ 
ਹੈ'। 

ਔਰ ਬਹੁ ਦਾਸ ਦਾਸੀ ਨਗਰ ਨਿਵਾਸੀ, 

ਸ ਹੁਲਾਸੀ' ਸੁਖਰਾਸੀ ਕੋ? ਖਿਲਾਵੈਂ ਮੋਦ ਭੀਨ” 
ਹੈਂ। 

ਦੇਤ ਹੈਂ ਖਿਲੌਨੇ ਲੌਨੇ' ਸੋਨੇ ਕੇ ਜਰਾਊ ਜੌਨੇ”, 
ਚਾਂਦੀ ਪੀਤਲੌਨੇ ਮਿਰਤੌਨੇ ਬੀਨ ਬੀਨ ਹੈਂ”। 
ਰਿੰਬਨ ਦ੍ਰਾਰ ਲਗ ਚਿੰਕਨ ਨਵੀਨ ਹੈਂ' । ੨੫॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸਿਰ ਤੇ ਸਾੜ੍ਹੀ। “ਸਤਿਕਾਰ ਯੋਗ ਮਾਤਾ ਨਾਨਕੀ ਜੀ ਅਤੇ 
ਮਾਤਾ ਗੂਜਰੀ ਜੀ ਦੇ ਨੱਕਾਂ 'ਚ ਨੱਥਾਂ, ਹੱਥਾਂ 'ਚ ਚੂੜੀਆਂ ਤੇ 
ਸਿਰ 'ਤੇ ਸਾੜ੍ਹੀਆਂ ਦਾ ਵਰਣਨ ਕਵੀ- ਉਕਤੀ ਸਮਝਣਾ 
ਚਾਹੀਦਾ ਹੈ। ਮਾਤਾਵਾਂ ਸਤਿਗੁਰਾਂ ਦੀਆਂ ਪਤਨੀਆਂ ਅਤੇ 
ਮਾਤਾਵਾਂ ਹਨ ਜੋ ਗੁਰਮਤਿ ਅਤੇ ਗੁਰਬਾਣੀ ਉਪਦੇਸ਼ਾਂ ਦੀਆਂ 
ਪੂਰਨ ਧਾਰਨੀ ਸਨ। ਉਨ੍ਹਾਂ ਗੁਰਬਾਣੀ ਦਾ ਇਹ ਸ਼ਬਦ ਮਨ 
ਬਾਣੀ ਤੇ ਸਰੀਰ ਕਰਕੇ ਕਮਾਇਆ ਹੋਇਆ ਸੀ। ਮਨੁ ਮੋਤੀ 
ਜੇ ਗਹਿਣਾ ਹੋਵੈ ਪਉਣ ਹੋਵੈ ਸੂਤ ਧਾਰੀ".....ਆਦਿ ਸਾਰੇ 
ਸ਼ਬਦ ਨੂੰ ਪੜ੍ਹ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਮਾਤਾਵਾਂ ਆਮ 
ਇਸਤ੍ਰੀਆਂ ਵਾਂਗ ਬਾਹਰਲੇ ਗਹਿਣੇ ਪਹਿਨਣ ਦੀ ਥਾਂ 
ਗੁਰਬਾਣੀ ਅਨੁਸਾਰ ਦੱਸੇ ਹੋਏ ਸ਼ੁਭ ਗੁਣਾਂ ਦੇ ਗਹਿਣੇ ਹੀ 
ਪਹਿਨਦੀਆਂ ਸਨ। 

'ਜੜਾਊ ਜੜੇ ਗਹਿਣੇ ਤੇ ਬਹੁਤੇ ਚੰਗੇ ਬਸਤ੍ਰ। 


'ਕੰਗਾਲ। “ਟੇਢਾ ਭਾਵ ਨਾਰਾਜ਼। “ਤਿਸ ਸ਼ਹਿਰ ਵਿੱਚ ਸਾਰੇ 
ਸੰਸਿਆਂ ਤੋਂ' ਬਿਨਾਂ ਹੋ ਗਏ। 

'ਕਿਸੇ ਨੂੰ। “ਹੋਰ ਕਿਸੇ ਤੋਂ। 

'ਸ੍ਰੋਮਣੀ ਸਾਹਿਬਜ਼ਾਦਾ ਜੀ ਹਰਰੋਜ਼ ਬਹੁਤ ਵਧਦੇ ਹਨ। 
'ਸਤਿਕਾਰ ਨਾਲ ਭੇਟਾ ਦੇਂਦੇ ਹਨ। 

ਦੋਵੇਂ ਮਾਤਾ ਲਾਡ ਲਡਾਉਂਦੀਆਂ ਹਨ ਅੰਗਾਂ 'ਚ ਨਹੀਂ 
ਮਿਉਂਦੀਆਂ। 


'ਖਿਡਾਵੇ। 


'ਉਤਸ਼ਾਹ ਨਾਲ। ਸੁੱਖਾਂ ਦੀ ਪੂੰਜੀ ਸਾਹਿਬਜ਼ਾਦੇ ਨੂੰ। “ਅਨੰਦ 
'ਚ ਭਿੱਜ ਕੇ। 


'ਸੁੰਦਰ। “ਜਿਹੜੇ ਸੋਨੇ ਦੇ ਜੜਾਊ ਜੜ੍ਹੇ ਹਨ। 
ਚਾਂਦੀ, ਪਿੱਤਲ ਤੇ ਮਿੱਟੀ ਦੇ ਚੁਣ ਚੁਣ ਕੇ। 


'ਵੇਹੜੇ ਵਿੱਚ ਗੋਡਿਆਂ ਭਾਰ ਚੰਗਾ ਦੌੜਦੇ ਹਨ, ਦਰਵਾਜ਼ੇ ਤਕ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋਊ ਪੇਖਿ ਜਾਇ ਲਲਚਾਇ ਫੇਰਿ ਹੇਰਬੇ ਕੋ', 
ਧਾਮ ਕੇ ਤਜਾਇ ਕਾਮ ਆਇ ਧਾਇ ਚੀਨ ਹੈਂ”। 
ਭਏ ਏਕ ਸਾਲ ਕੇ, ਤੋ ਬਾਲਕੇ ਥੇ ਨਾਲ ਕੇ ਜੋ, 
ਖਿਆਲ ਸੇਂ ਸਿਖਾਲ ਕੇ ਖਿਲਾਵੈਂ ਖੇਲ ਭੀਨ ਹੈਂ”। 
ਸਖੇਲਤਿ ਉਮੰਗ ਰੰਗ ਬਰਸਾਤ ਪੀਨ ਹੈੱ”। 


ਮੇਘਨ ਮੈਂ ਮਾਨੋ ਸਸਿ ਪੂਨਯੋਂ ਪ੍ਰਬੀਨ ਹੈ' 
॥੨੬॥ 

ਨਵਲ ਕਵਲ ਸਮ ਅਮਲ ਚਰਨ ਸੁਠ, 

ਅਰੁਨ ਬਰਨ ਸੁਖ ਕਰਨ ਉਦਾਰੀਆ'। 


ਛਬਿ ਸਬਿ ਮੇਡੀ ਏਡੀ ਜੇਡੀ ਕਬਿ ਕੌਨ ਕਹੇ, 
ਜਾਨ ਲਹਿ ਧਯਾਨ ਤੌ ਨ ਟੇਢੀ ਜਮ ਕਾਰੀਆ'। 


ਨਖ ਇੰਦੁ ਬਧੂ ਕੈਧੋਂ ਚੰਦ ਚੀਰਿ ਬਿਧਿ 
ਧਾਰੀਆ'। 


ਦਾਸਨ ਉਧਾਰੀਆ ਨਿਵਾਰੀਆ ਕਲੇਸ ਸੇਸ', 
ਸੁਖਦ ਉਚਾਰੀਆ ਚਰਨ ਗੁਰੁ _ਚਾਰੀਆ' 
॥੨੭॥ 

ਕਰੀ ਕੇ ਕਰਭ ਕਰ ਕੀ ਸੀ ਸੋਹਿਂ ਜੰਘ ਜੁਗ, 
ਸੁੰਦਰ ਨਿਤੰਬ ਅੰਬ ਬਟੂਏ ਮਨੋਜ ਕੇ'। 


1205 


(ਲਿੰਕਨ-ਗੋਡੇ।) 
'ਫੇਰ ਦੇਖਣ ਨੂੰ ਚਾਹੁੰਦਾ ਹੈ। 
'ਦੇਖਦੇ ਹਨ। 


'ਭਿੱਜ ਕੇ। 


'ਦੌੜ ਕੇ ਘਰ ਦੇ ਖੂੰਜੇ 'ਚ ਲੁਕ ਜਾਂਦੇ ਹਨ (ਢੁਰੈਂ) ਪੁਸੰਨ ਹੋ ਕੇ 
ਬਹੁਤੇ ਅਨੰਦ ਦੀ ਬਰਖਾ ਕਰਦੇ ਹਨ। 


'ਚਾਅ ਤੇ ਸ਼ੌਕ ਨਾਲ ਘਰਾਂ ਵਿੱਚ ਛੇਤੀ ਲੁਕਦੇ ਦਿੱਸਦੇ ਹਨ 
ਜਾਣੋ ਬੱਦਲਾਂ ਵਿੱਚ ਪੁੰਨਿਆਂ ਦਾ ਚਤੁਰ ਚੰਦ੍ਰਮਾ ਹੈ। 


'ਨਵੇਂ ਕੰਵਲ ਵਰਗੇ ਸਾਫ਼ ਲਾਲਰੰਗ ਵਾਲੇ ਸੁੰਦਰ ਚਰਨ 
ਸ੍ਰੇਸ਼ਟ ਸੁਖ ਕਰਨ ਵਾਲੇ ਹਨ। 


ਸਾਰੀਆਂ ਸੋਭਾਂ ਨੂੰ (ਮੇਡੀ) ਮਾਤ ਕਰਨ ਵਾਲੀ ਅੱਡੀ ਦੀ 
ਜਿੱਡੀ (ਵੱਡੀ ਸੋਭਾ ਹੈ ਉਸ ਨੂੰ) ਕੌਣ ਕਵੀ ਕਹਿ ਸਕਦਾ ਹੈ, 
ਇਹ ਜਾਣ ਕੇ ਜੋ ਧਿਆਨ ਕਰਦਾ ਹੈ ਤਾਂ ਟੇਢੀ ਬ੍ਰਿਤੀ ਵਾਲਾ 
ਜਮ (ਉਸ ਨੂੰ ਕੁਝ) ਨਹੀਂ ਕਰ ਸਕਦਾ। 


'ਬਹੁਤੀਆਂ ਕੋਮਲ ਉਂਗਲੀਆਂ ਗੁਲਾਬ ਦੀਆਂ ਪੰਖੜੀਆਂ 
(ਵਰਗੀਆਂ) ਹਨ ਅਤੇ ਨਹੁੱ ਚੀਚ ਵਹੁਟੀਆਂ (ਵਾਂਗ ਹਨ) 
ਜਾਂ ਬੂਹਮਾ ਨੇ ਚੰਦ੍ਰਮਾ ਨੂੰ ਹੀ ਚੀਰ ਕੇ (ਉਸ ਦੀਆਂ ਟੁਕੜੀਆਂ 
ਉੱਗਲਾਂ ਦੇ ਸਿਰਿਆਂ ਤੇ) ਰੱਖੀਆਂ ਹੋਈਆਂ ਹਨ। 

'ਸਾਰੇ। 

'ਗੁਰਾਂ ਦੇ ਸੁੰਦਰ ਚਰਨ ਸੁੱਖ ਦੇਣ ਵਾਲੇ ਕਹੇ ਜਾਂਦੇ ਹਨ। 


ਹਾਥੀ ਦੇ ਬੱਚੇ ਦੀ ਸੁੰਡ ਵਰਗੀਆਂ ਦੋਵੇਂ ਲੱਤਾਂ ਸੋਂਹਦੀਆਂ 
ਹਨ, ਸੁੰਦਰ ਚਿੱਤੜ ਹਨ ਕਾਮ ਦੇ ਬਟੂਏ (ਪਤਾਲੂ) ਅੰਬਾਂ 
ਵਰਗੇ ਹਨ। 





1206 


ਕਟਿ ਸੁਠ ਕੇਹਰੀ ਚੁਰਾਤ ਚਿੱਤ ਚਿਤ੍ਨੀਨਿ, 
ਉਦਰ ਸਫਾਈ ਨਾਭ ਕੁੰਡ ਸੁਧਾ ਮੌਜ ਕੇ'। 


ਛਾਤੀ ਅਤਿ ਆਯੁਤ ਸੁਹਾਤੀ ਸਾਂਤੀ ਮੋਦ ਦਾਤੀ, 
ਕੰਬ ਮੋਰ ਕੀ ਸੀ ਗ੍ਰੀਵ ਸੀਵ ਸੁਖ ਚੋਜ ਕੇ'। 
ਭੁਜੰਗ ਸੀ ਭੁਜਾ ਪ੍ਰਲੈਬ ਅਵਿਲੈਬ ਹਿੰਦ, 

ਬ੍ਰਿੱਖਭ ਸੇ ਉੱਨਤ ਸਕੰਧ ਬੀਜ ਓਜ_ਕੇ' 
॥੨੮॥ 

ਰਮਾ ਕੰਜ ਹੂੰ ਤੈ ਮੰਜ ਕਰ ਕੰਜ ਦੂਖ ਗੰਜ, 
ਦਾਰਿਦ ਬਿਭੰਜ ਅਭੈ ਦਾਇ ਸਰਨਾਗਤੈ'। 


ਕੰਜਨ ਖੰਜਨ ਮਦ ਭੰਜਨ ਰੰਜਨ ਦਾਸ, 
ਅੰਜਨ ਬਿਹੀਨ ਦੈ ਨਿਰੰਜਨਿ ਦਿਖਾ ਗਤੈ”। 


ਭ੍ਰਿਕੁਟੀ ਕੁਟਿਲ ਕਾਮ ਕਮਠੀ ਲਜਾਵਤੈ'। 

ਦਾਂਤ ਪਾਂਤਿ ਮੁਕਤਾ ਸੁਹਾਤ ਰਦ-ਛਦ ਬਿੰਬ, 
ਮਾਥ ਨਿਸ ਨਾਥ ਬੰਦਨੀਯ ਬਿੱਸੂ ਯਾਵਤੈ'' 
॥੨੯॥ 


ਪਾਏ ਗਜਦੰਤ ਥਟੇ ਰਤਨ ਅਤਨ ਜਟੇ, 
ਮਤਨ ਨਿਵਾਰ ਚਾਰੁ ਰੁਚਰ ਪੁਯੰਕ ਸੇ'। 


ਸੇਜ ਸੀਰ-ਫੇਨ ਸੀ ਸੁਹਾਏ ਸੁਠ ਸੇਜ ਬੰਦ, 
ਸੁੱਛ ਗ੍ਰੱਛ ਝੂਲਿ ਮਕਤੂਲ ਫੂਲ ਬੰਕ ਸੇ'। 


ਉਪਧਾਨੇ ਮਿਰਿਦੁਲ ਮਨੋਗ ਮਖਮਲੀ, 
ਲਘੁ ਦੀਰਘ ਸਜਾਏ, ਬਹੁ ਭਾਏ ਸੋ ਨਿਸੰਕ ਸੇ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸ਼ੇਰ ਵਰਗਾ ਸੁੰਦਰ ਲੱਕ ਚਿੱਤ੍ਰਨੀ ਇਸਤ੍ਰੀਆਂ ਦੇ ਚਿੱਤ 
ਚ਼ੁਰਾਉਂਦਾ ਹੈ, ਸਾਫ਼ ਪੇਟ ਵਿੱਚ ਧੁੰਨੀ ਅੰਮ੍ਰਿਤ ਤੇ ਅਨੰਦ ਦਾ 
ਕੁੰਡ ਹੈ। 


'ਬਹੁਤ ਚੌੜੀ ਤੇ ਸੋਹਣੀ ਛਾਤੀ, ਸ਼ਾਂਤੀ ਤੇ ਅਨੰਦ ਦੀ ਦਾਤੀ 
ਹੈ। ਧੌਣ, ਸੰਖ ਤੇ ਮੋਰ ਵਰਗੀ ਸੁਖ ਤੇ ਉਤਸ਼ਾਹ ਦੀ ਹੱਦ ਹੈ। 


'ਸੱਪ ਵਰਗੀਆਂ ਬਹੁਤ ਲੈਬੀਆਂ ਬਾਹਾਂ ਹਿੰਦ ਦਾ ਆਸਰਾ 
ਹਨ, ਬਲਦ (ਦੀ ਬੰਨ੍ਹ) ਵਰਗੇ ਉੱਚੇ ਮੋਢੇ ਬਲ ਦਾ ਮੁੱਢ ਹਨ। 


(ਦਸਮੇਸ਼ ਜੀ ਦੇ) ਹੱਥ ਕੰਵਲ, ਲੱਛਮੀ ਤੇ ਕੰਵਲ ਨਾਲੋਂ 
ਨੂੰ ਦੂਰ ਕਰਨ ਵਾਲੇ ਤੇ ਨਿੱਡਰਤਾ ਦੇਣ ਵਾਲੇ ਹਨ। 


(ਸਾਹਿਬਜ਼ਾਦੇ ਦੇ ਨੇਤ੍ਹ) ਕੰਵਲਾਂ ਤੇ ਮਮੋਲਿਆਂ ਦੇ ਹੰਕਾਰ ਨੂੰ 
ਹੀ ਨਿਰੰਜਨ ਨੂੰ ਦਿਖਾ ਕੇ ਮੁਕਤੀ ਦੇਂਦੇ ਹਨ। 

'ਛੱਲਿਆਂ ਵਾਲੇ ਕੇਸ ਜਾਣੋ ਸੱਪਾਂ ਦੇ ਬੱਚੇ ਘੁੰਮ ਰਹੇ ਹਨ ਅਤੇ 
ਟੇਢੇ ਭ੍ਰਵੱਟੇ ਕਾਮ ਦੇ ਧਨੁਸ਼ ਨੂੰ ਸ਼ਰਮਿੰਦਾ ਕਰ ਰਹੇ ਹਨ। 
ਦੰਦਾਂ ਦੀ ਪੰਗਤੀ ਮੋਤੀਆਂ ਵਾਂਗ ਤੇ ਬੁੱਲ੍ਰਕਤ ਫਲਾ (ਕੁੰਦਰ 
ਫਲ ਵਾਂਗ ਲਾਲ ਹਨ ਤੇ) ਮੱਥਾ ਚੰਦੂਮਾ ਵਾਂਗ ਸੋਹ ਰਿਹਾ ਹੈ 


ਜਿਸ ਕਰ ਕੇ ਸੰਸਾਰ ਦੇ ਬੰਦਨਾ ਕਰਨ ਯੋਗ ਹਨ। 


ਪਾਵੇ ਹਾਥੀ ਦੰਦ ਦੇ ਬਣੇ ਹੋਏ ਹਨ (ਜਿਨ੍ਹਾਂ ਵਿੱਚ) (ਅਤਨ) 
ਸੁੰਦਰਰਤਨ ਜੜ੍ਹੇ ਹੋਏ ਹਨ, (ਮਤਨ) ਮਜ਼ਬੂਤ ਤੇ ਸੁੰਦਰ 
ਨਿਵਾਰ ਦਾ ਸੋਹਣਾ ਪਲੋਘ ਹੈ। 


'ਦੁਧ ਦੀ ਝੱਗ ਵਰਗੀ ਚਿੱਟੀ ਸੇਜਾ ਤੇ ਸੇਜ ਬੰਦ ਸੋਹ ਰਹੇ ਹਨ 
ਅਤੇਰੇਸ਼ਮ ਦੇ ਸਾਫ਼ ਗੁੱਛੇ ਸੁੰਦਰ ਫੁੱਲਾਂ ਵਾਂਗ ਝੂਲ ਰਹੇ ਹਨ। 


'ਛੋਟੇ ਵੱਡੇ ਸੁੰਦਰ ਤੇ ਕੋਮਲ ਮਖ਼ਮਲੀ ਸਰ੍ਹਾਣੇ ਸਜਾਏ ਹੋਏ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1207 


ਐਸੇ ਮੰਜੀ ਸਾਹਿਬ ਪੈ', ਬੈਸੇ ਮਾਤ ਸਾਹਿਬ ਪੈ”, 
ਦੈਸੈਂ ਉਤਸਾਹਿਬ ਮਯੰਕ ਅਕਲੈਕ ਸੇ' ॥ ੩੦॥ 


ਸ੍ਰੋਯਾ: 

ਗੁਰੁ, ਗੋਦ ਸੁ ਮਾਤ ਸੁਹਾਤ ਬਖਯਾਤ, 
ਬਿਨੋਦ ਪ੍ਰਮੋਦ ਛਯੋ ਸਬਿ ਹੀ'। 
ਰਸਬੀਰ ਸੁ ਨੀਤਿ ਮਿਲੇ ਅਬਿ ਹੀ'। 


ਕਿਤ ਬੁੱਹਮ ਗਯਾਨ ਸੁਬੁਧਿ ਗਹਯੋ, 
ਪੁਕ੍ਰਿਤਿ ਕਿ ਈਸ ਉਭੈ ਲਬਹੀ'। 


ਤਨ ਸੋਹਿ ਸੁਕੀਰਤਿ ਮਾਤ ਲਤਾ, 
ਫਲ ਚਾਰੁ ਸੁਜੱਸ ਗੁਰੂ ਫਬ ਹੀ' ॥ ੩੧॥ 


ਕਿਲਕੈਂ ਮਿਲਿ ਕੈ ਭੁਜ ਮੈਂ ਖਿਲ ਕੈ 
ਲਪਕੈਂ ਝਪਕੈਂ' ਗਰ ਸੋਂ ਬਲ ਕੈ'। 
ਬਿਸਤੀਰਤਿ ਕੀਰਤਿ ਸੌਧ ਵਿਖੇ, 

ਕਲ ਦੀਪ ਮੁਕੰਦ ਮਨੋ ਝਲਕੈ'। 

ਕਿਤ ਕੰਚਨ ਕੰਜਰਮਾ ਕਰ ਕੋ, 

ਮਧ ਰੰਗ ਤਰੰਗਨਿ ਕੇ ਛਲਕੈਂ”। 

ਪਲਕੈਂ ਭਰਿ ਜੋ ਹਿਤਿ ਜਾਹਿ ਦਿਸੈਂ, 

ਮਨ ਮੋਹਿਤ ਹੈਂ ਪਲਕੈਂ ਖਲਕੈਂ' ॥ ੩੨॥ 


ਪਭ ਕੋ ਅਵਤਾਰ ਵਿਚਾਰਿ ਭਯੋ, 
ਸੁਰ ਆਇ ਨਿਹਾਰ ਜੁਹਾਰ ਭਰੈਂ”। 
ਚਢਿ ਜਾਨਨਿ ਪੈ ਅਸਮਾਨਨਿ ਜਾਨ, 
ਨਟੀ ਨਚ ਹੈਂ ਗੁਨ ਗਾਨ ਕਰੈਂ”। 


ਬਿਨਾ ਸ਼ੰਕਾ ਤੋਂ ਉਹ ਚੰਗੇ ਲੱਗਦੇ ਹਨ। 
'ਉੱਪਰ। “ਪਾਸ। 
'ਕਲੰਕ-ਰਹਿਤ ਚੰਦੂਮਾ ਵਾਂਗ ਉਤਸ਼ਾਹ ਦੇਂਦੇ ਹਨ। 


'ਸਾਰਿਆਂ 'ਚ ਉਤਸ਼ਾਹ ਤੇ ਅਨੰਦ ਫੈਲ ਗਿਆ। 


(ਮਾਤਾ ਜੀ ਤੇ ਕਲਗੀਧਰ ਜੀ) ਪਰਮਾਨੰਦ ਤੇ ਬ੍ਰਹਮ 
ਵਿੱਦਿਆ ਹਨ ਜਾਂ ਬੀਰ-ਰਸ ਤੇ ਨੀਤੀ ਹੁਣੇ ਹੀ ਮਿਲੇ ਹਨ। 


'ਜਾਂ ਸ੍ਰੇਸ਼ਟ ਬੁੱਧੀ ਨੇ ਬ੍ਰਹਮ ਗਿਆਨ ਨੂੰ ਪਕੜਿਆ ਹੈ ਜਾਂ 
ਪ੍ਰਕਿਰਤੀ ਤੇ ਈਸ਼ਰ ਦੋਵੇਂ ਮਿਲੇ ਪਏ ਹਨ। 


ਮਾਤਾ ਜੀ ਦਾ ਸ਼ਰੀਰ ਸ੍ਰੇਸ਼ਟ ਕੀਰਤੀ ਰੂਪ ਵੇਲ ਵਾਂਗ ਸੋਹ 
ਰਿਹਾ ਹੈ ਅਤੇ ਗੁਰੂ ਜੀ ਸੁਜੱਸ ਰੂਪ ਸੁੰਦਰ ਫੁਲ ਵਾਂਗ ਫਬ ਰਹੇ 


ਹਨ। 


'ਬਾਹਾਂ ਵਿੱਚ ਮਿਲ ਕੇ ਭਾਵ ਜੱਫੀ ਪਾ ਕੇ ਚੀਕਾਂ ਮਾਰਦੇ ਹਨ, 
ਖ਼ੁਸ਼ ਹੋ ਕੇ ਉਛਲ ਕੇ ਬਲ ਕਰ ਕੇ ਗਲ ਨਾਲ ਚਿੰਬੜਦੇ ਹਨ। 


'ਘੁਰ ਵਿੱਚ ਜੱਸ ਫੈਲ ਗਿਆ ਜਾਣੋ ਮੁਕਤੀ ਦੇਣ ਵਾਲਾ ਸੁੰਦਰ 
ਦੀਵਾ ਚਮਕ ਰਿਹਾ ਹੈ। 


ਜਾਂ ਲੱਛਮੀ ਦੇ ਹੱਥ ਦਾ ਸੋਨੇ ਦਾ ਕੰਵਲ ਗੰਗਾ ਦੀਆਂ ਲਹਿਰਾਂ 
ਵਿੱਚ ਛਲਕ ਰਿਹਾ ਹੈ। 

'ਪਲਕਾਂ (ਅੱਖਾਂ) ਭਰ ਕੇ ਜਿਸ ਪਾਸੇ ਵੱਲ ਵੇਖਦੇ ਹਨ, 
ਖ਼ਲਕਤ ਦਾ ਮਨ ਪਲਕ (ਅੱਖ ਦੇ ਫੋਰ) ਵਿੱਚ ਮੋਹਿਤ ਕਰ 
ਲੈਂਦੇ ਹਨ। 

'ਦੇਖ ਕੇ ਭਲੀ ਪਰਕਾਰ ਨਮਸਕਾਰ (ਕਰਦੇ ਹਨ)। 


'ਸਵਾਰੀਆਂ 'ਤੇ ਚੜ੍ਹ ਕੇ ਅਸਮਾਨਾਂ ਨੂੰ ਜਾਂਦੇ ਹਨ, ਅਪੱਛਰਾਂ 





1208 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਰ ਕੀ ਜੁਵਤੀ ਪੁਰ ਕੀ ਤਿਯ ਸੋੱ 
ਜੁਰਿ, ਆਇ ਪ੍ਰਸੂਨ ਬਸਾਇ ਤਰੈਂ'। 


ਦੁਲਰਾਵਤਿ ਭਾਵਤ ਅੰਗਨਿ ਲੈ, 
ਅੰਗਨਾ ਅੰਗਨਾ ਮਦ ਮੋਦ ਧਰੈਂ” ॥ ੩੨॥ 


ਪੁਚਕਾਰਤਿ' ਮਾਰਤਿ ਹੈਂ ਚੁਟਕੀ, 
ਉਕਤੀ ਜੁਕਤੀ ਬਹੁਧਾ' ਸੁ ਕਰੈਂ। 

ਗੁਨ ਗਾਵਤਿ ਗੀਤ ਸਪੁੀਤਿ, ਬਜਾਵਤਿ 
ਬਾਦ', ਰਿਝਾਵਤਿ ਬਾਤ ਰਰੈਂ”। 

ਮਨ ਭਾਵਤ ਖੇਲ ਖਿਲਾਵਤਿ, ਖ੍ਹਾਵਤਿ 
ਲਯਾਵਤਿ ਜੋ ਫਲ ਦੇਵ ਤਰੈੱ”। 
ਬਿਲੋਕਿ ਅਲੋਕ ਬਿਸੋਕ ਭਰੈਂ! ॥ ੩੪ ॥ 


ਗੁਰੁ ਬਾਲ ਸਰੂਪ ਅਨੂਪ ਅਤੀ, 
ਸੁਠ ਅੰਗਨਿ ਪੇਖਿ ਅਨੰਗ ਲਜੈਂ”। 
ਬਹੁ ਹਾਵਰੁ ਭਾਵ ਅਦਾਵ ਕਹੈ, 
ਲਲਚਾਇ ਨਚਾਇ ਹਸਾਇ ਸਜੈਂ”। 


ਮੁਖ ਮਾਥ ਰੁ ਹਾਥ ਚੁੰਮੈ ਪਦ ਪਾਥਜ', 
ਅੰਗਨਿ ਲਾਇ ਬਨਾਇ ਵਜੈਂ”। 

ਅਤਿ ਖੇਲਤਿ ਝੇਲਤ' ਮੇਲਤਿ ਆਨੰਦ, 
ਮਾਨਿੰਦ ਮੱਤ ਨ ਅੱਤਿ ਲਜੈਂ! ॥੩੫॥ 
ਲਖਿ ਕੈ ਸੁ ਭਵਿੱਖਤ ਆਸਿਖ ਦੇਤ 
ਭਵੇ ਤੁਵ ਸੰਪੂਦਾ ਜਵਰੀ'। 

ਬਿਸੋਕ ਭੂਮੈਂ ਸਮ ਸੋ ਭਵਰੀ'। 


ਨੱਚਦੀਆਂ ਤੇ ਗੁਣ ਗਾਉਂਦੀਆਂ ਹਨ। 


'ਦੇਵਤਿਆਂ ਦੀਆਂ ਇਸਤ੍ਰੀਆਂ ਸ਼ਹਿਰ ਦੀਆਂ ਇਸਤ੍ਰੀਆਂ 
ਨਾਲ ਮਿਲ ਕੇ ਥੱਲੇ ਆ ਕੇ ਫੁੱਲਾਂ ਦੀ ਵਰਖਾ ਕਰਦੀਆਂ ਹਨ। 


'(ਅੰਗਨਾ) ਇਸਤ੍ਰੀਆਂ (ਅੰਗਨਾ) ਅੰਗਾਂ ਵਿੱਚ ਭਾਵ ਜੱਫੀ 
ਵਿੱਚ ਲੈ ਕੇ ਲਾਡ ਕਰਦੀਆਂ ਹਨ (ਇਉਂ ਉਹ) ਆਪਣੇ 
(ਅੰਗਨਾ) ਹਿਰਦੇ ਵਿੱਚ ਅਨੰਦ ਧਾਰਦੀਆਂ ਹਨ। 

'ਪੁਚ ਪੁਚ ਕਰਦੀਆਂ ਹਨ। 

'ਬਹੁਤ ਤਰ੍ਹਾਂ। 


'ਵਾਜੇ। “ਗੱਲਾਂ ਕਰ ਕੇ ਖ਼ੁਸ਼ ਕਰਦੀਆਂ ਹਨ। 
ਜੋ ਕਲਪ ਬ੍ਰਿੱਛ ਦੇ ਫਲ ਲਿਆ ਕੇ ਖੁਲਾਉਂਦੀਆਂ ਹਨ। 


ਤਿੰਨਾਂ ਲੋਕਾਂ ਦਾ ਸੁਹਾਗ ਭਾਗ ਤੇ ਪ੍ਰੇਮ (ਭਾਵ ਸਾਹਿਬਜ਼ਾਦੇ 
ਜੀ) ਨੂੰ ਵੇਖ ਕੇ ਅਸਚਰਜ ਅਨੰਦ 'ਚ ਭਰ ਜਾਂਦੀਆਂ ਹਨ। 


'ਸੁੰਦਰ ਅੰਗਾਂ ਨੂੰ ਵੇਖ ਕੇ ਕਾਮ ਸ਼ਰਮਿੰਦਾ ਹੁੰਦਾ ਹੈ। 


'ਬਹੁਤੇ ਹਾਵ ਭਾਵ ਪ੍ਰਤੱਖ ਕਰ ਕੇ ਦੱਸਦੀਆਂ ਅਤੇ ਚਾਹ ਕੇ 
ਨਚਾਉਂਦੀਆਂ ਤੇ ਹਸਾਉਂਦੀਆਂ ਸੱਜਦੀਆਂ ਹਨ। 

'ਚਰਨ ਕੰਵਲ। 

'ਢੰਗ ਬਣਾ ਕੇ। 

'ਝੱਲਦੇ ਹਨ (ਇਕ ਦੂਜੇ ਦੀਆਂ ਸੱਟਾਂ)। 

'ਮਸਤਾਂ ਵਾਂਗ ਬਹੁਤੇ ਸ਼ਰਮਿੰਦੇ ਨਹੀਂ ਹੁੰਦੇ। 


'ਔਣ ਵਾਲਾ ਸਮਾਂ ਜਾਣ ਕੇ ਅਸ਼ੀਰਵਾਦ ਦੇਂਦੀਆਂ ਹਨ ਕਿ 
ਤੁਹਾਡੀ ਸੰਪੂਦਾ ਤਾਕਤਵਰ ਹੋਵੇ। 


'ਅਸਚਰਜ ਤੇ ਉੱਜਲ ਨੇਤ੍ਰ ਕੰਵਲ ਦੇਖ ਕੇ ਉਹ ਅਨੰਦ ਵਿੱਚ 
ਭੌਰੀਆਂ ਵਾਂਗ ਘੁੰਮਦੀਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1209 


ਮੁਖ ਚੰਦ ਅਮੰਦ ਚਿਤੈ ਸ ਹਿਤੈ, 
ਜਨੁ ਨਾਰਿ ਚਕੋਰਨ ਬੇ ਸਵਰੀ'। 


ਸਵਰੀ ਕਰ ਨੈਕ ਕਹੈਂ ਅਵਰੀ' ॥ ੩੬ ॥ 


ਮ੍ਰਿਦੁ ਤੋਤਲ ਬੈਨ ਪਯੂਖ ਪਗੇ ਸੁਨਿ, 
ਆਪਨ ਪੌ ਸਬਿ ਵਾਰਤ ਹੈ”। 


ਸੁਨ ਸੂਰਤਿ ਮੂਰਤਿ ਚਾਤੁਰਤਾ, 
ਗੁਨਿ ਪੂਰਤਿ ਹੂੰਰਤਿ ਧਾਰਤਿ ਹੈਂ”। 


ਸ਼ਕਤੀ ਬਲ ਬੁੱਧਿ ਬਿਸਾਲ ਨਿਹਾਲ', 
ਸਹੀ ਅਵਤਾਰ ਵਿਚਾਰਤ ਹੈਂ। 

ਮਨਿ ਭਾਮਨ ਰੂਪ ਰਿਦੇ ਰਖਿ ਭਾਮਨਿ, 
ਪਾਮਨ ਜਾਮਨ ਧਾਰਤਿ ਹੈਂ! ॥੩੭॥ 


ਇਕ ਤੈ ਇਕ ਲੇਤ ਛੁਡਾਇ ਉਠਾਇ, 
ਪਿਆਰ ਕਰੈਂ ਅਤਿ ਲਾਇ ਗਰੈ”। 
ਕਰ ਲਾਇ ਕਪੋਲ ਮੁਖਾਂਬੁਜ ਪੈ, 

ਬਹੁ ਬੋਲ ਕਲੋਲ ਅਮੋਲ ਕਰੈਂ'। 


ਭਵ ਲੋਲ ਅਤੋਲ ਸੁਡੋਲ ਇਤੈ ਉਤ, 

ਲਾਜ ਸੁ ਕਾਜ ਬਿਸਾਰਿ ਘਰੈਂ”। 

ਧਨ ਧੰਨ ਤਿਆ ਨਰ ਭਾਗ ਭਰੇ', 
ਅਨੁਰਾਗ' ਪੁਭੂ ਮਧ ਯੌ ਜੁ ਕਰੈ ॥। ੨੮ ॥ 
ਮਾਤ ਉਭੈ ਦੁਲਰਾਤ ਸੁਹਾਤ 

ਝੁਲਾਤ ਕਬੀ ਪਲਨਾ ਪੁਢਵਾਵੈਂ”। 


ਦਾਸ ਕਬੀ ਸ ਹੁਲਾਸ' ਉਠਾਇ, 
ਖਿਲਾਇ ਅਵਾਸ ਤੈ' ਬਾਹਰ ਲਯਾਵੈਂ। 


'ਜਾਣੌ ਮੁਖ ਰੂਪ ਉੱਜਲ ਚੰਦ ਨੂੰ ਇਸਤ੍ਰੀਆਂ ਰੂਪ ਚਕੋਰੀਆਂ 
ਹਿਤ ਤੇ ਬੇ-ਸਬਰੀ ਨਾਲ ਦੇਖਦੀਆਂ ਹਨ। 


'ਬਹੁਤੀਆਂ ਕਹਿੰਦੀਆਂ ਹਨ (ਹੇ ਸਖੀ) ਹੁਣ ਆਉ ਚੱਲੀਏ, 
ਹੋਰ ਕਹਿੰਦੀਆਂ ਹਨ ਥੋੜ੍ਹਾ ਜਿਹਾ ਸਬਰ ਕਰੋ। 


ਮਿੱਠੇ ਤੇ ਤੋਤਲੇ ਅੰਮ੍ਰਿਤ-ਭਿੱਜੇ ਬਚਨ ਸੁਣ ਕੇ ਸਾਰੀਆਂ 
ਆਪਣਾ ਆਪ ਵਾਰਦੀਆਂ ਹਨ। 


(ਕਲਗੀਧਰ ਜੀ ਦੀ) ਗੁਣਾਂ ਨਾਲ ਭਰੀ ਹੋਈ ਸੁੰਦਰ ਸ਼ਕਲ 
ਤੇ ਚਤੁਰਾਈ ਦੀ ਮੂਰਤ ਨਾਲ ਪ੍ਰੀਤੀ ਕਰਦੀਆਂ ਹਨ। 
'ਬਹੁਤਾ ਦੇਖ ਕੇ। 


'(ਭਾਮਨਿ) ਇਸਤ੍ਰੀਆਂ (ਗੁਰਾਂ ਦਾ) ਮਨ ਭਾਉਣਾ ਰੂਪ ਰਿਦੇ 
'ਚਰੱਖ ਕੇਰਾਤ ਨੂੰ (ਆਪਣੇ ਨਾਲ) ਪਾਉਣਾ ਚਾਹੁੰਦੀਆਂ ਹਨ। 


'ਗਲ ਨਾਲ। 


'ਗਲ੍ਹਾਂ ਤੇ ਮੁਖ ਕੰਵਲ 'ਤੇ ਹੱਥ ਲਾਉਂਦੀਆਂ ਹਨ ਅਤੇ ਬਹੁਤ 
ਅਮੋਲਕ ਬਚਨ ਤੇ ਕਲੋਲਾਂ (ਮਨ ਦੀਆਂ ਮੌਜਾਂ) ਕਰਦੀਆਂ 
ਹਨ। 


'ਘਰ ਦੇ ਕੰਮਾਂ ਤੇ ਲਾਜ ਨੂੰ ਛੱਡ ਕੇ ਸੰਸਾਰ ਵਿੱਚ ਏਧਰ ਓਧਰ 
ਚੰਚਲਤਾ ਨਾਲ ਬਹੁਤੀਆਂ ਫਿਰਦੀਆਂ ਹਨ। 

ਚੰਗੇ ਭਾਗਾਂ ਵਾਲੇ। 

'ਪ੍ਰਮ। 


'ਦੋਵੇਂ ਮਾਤਾ ਜੀ ਲਾਡ ਲਡਾਉਂਦੇ ਸੋਭਦੇ ਹਨ ਤੇ ਕਦੇ ਪੰਘੂੜੇ 
'ਚ ਲਿਟਾ ਕੇ ਝੁਲਾਉਂਦੇ ਹਨ। 
'ਉਤਸ਼ਾਹ ਨਾਲ। 


੮੦ 


'ਘਰਤ। 





1210 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਾਸ ਬਿਲਾਸ ਰਚੈਂ ਰਸ ਰਾਸਿ', 
ਉਤੰਗ ਉਮੰਗ ਨਿਸੰਗ ਦਿਖਾਵੈਂ”। 


ਮੰਦਹਿ ਮੰਦ' ਹਸੈਂ ਕੁਲ ਚੰਦ”, 

ਅਨੰਦ ਅਮੰਦ' ਬੁਲੌਦ? ਬਢਾਵੈਂ ॥ ੨੯ ॥ 
ਸੰਕਣ ਮੰਕਣ ਸੈਨਤ ਕੈ ਕੈ'। 

ਚਾਲਨ ਬਾਲਨ ਜੈਸ ਦਿਖਾਲਨਿ 

ਪਾਲਨ ਘਾਲਨ ਜੋ ਜਗਤੈ ਕੈ'। 


ਗੋਡਨਿ ਹਾਥਨਿ ਸਾਥ ਚਲਾਤਿ', 

ਬੁਲਾਤ ਜੋ ਮਾਤ ਨਸਾਤ ਚਿਕੈ ਕੈ'। 

ਦੈ ਪੁਰ ਕੀ ਚੁਟਕੀ ਜਿਮ ਮਾਤ 

ਦਿਖਾਤ, ਤਿਵੈਂ ਸੁ ਹਸਾਤ ਹਸੈ ਕੈ' ॥੪੦॥ 


ਦਾਸ ਅਦਾਇਬ ਸੰਗ ਫਿਰਾਇਬ, 
ਖੇਲ ਖਿਲਾਇਬ ਭਾਇਵ ਕੈ ਹੈਂ”। 
ਹੇਰਤਿ ਮਾਤ ਉਭੈ ਬਡ ਭਾਗਨਿ, 
ਟੇਰਤਿ' ਬਾਤ ਅਨੇਕ ਬਨੈ ਹੈਂ। 

ਮਾਤ ਦਿਸਾ ਪਿਖਿ ਕੈ ਮੁਸਕਾਵਤਿ, 
ਧਾਵਤਿ ਅੱਗੂ ਜਿ ਮੱਗਰ ਧੈਹੈਂ। 
ਧਾਰਤਿ ਚੰਚਲਤਾ ਕਿਲਕਾਰਤਿ, 
ਪਾਰਤ ਮੋਦ ਬਿਨੋਦ ਅਤੇ ਹੈਂ! ॥੪੧॥ 


ਦੇਖਤ ਹੈਂ ਜਿਸ ਕੀ ਦਿਸ ਕੌ ਗੁਰੁ, 

ਸੋ ਕਰ ਜੋਰਿ ਥਿਰੈ' ਤਿਸ ਹੌਰੈਂ। 
ਪਾਇ ਅਸ਼ਾਰਤ' ਦੇਤ ਵਹੈ, 

ਜੁ ਚਹੈਂ ਫਲ ਫੂਲ, ਖਿਲਾਵਨਿ ਗੌਰੈਂ'। 


'ਬਹੁਤ ਅਨੰਦ ਦੇ। 

'ਨਿਸੰਗ ਹੋ ਕੇ ਉਤਸ਼ਾਹ ਨਾਲ ਉੱਚਾ ਕਰ ਕੇ ਦਿਖਾਉਂਦੇ 
ਹਨ। 

ਹੌਲੀ ਹੌਲੀ। “ਕੁਲ ਦੇ ਚੰਦ, ਕਲਗੀਧਰ ਜੀ। 

'ਉੱਜਲ। “ਬਹੁਤਾ। 


'ਵੇਹੜੇ 'ਚਰੁੜ ਕੇ ਖਿਸਕਦੇ ਹਨ, ਚੀਕਾਂ ਮਾਰਦੇ, ਸ਼ਰਮਾਉਂਦੇ 
ਤੇ ਇਸ਼ਾਰਾ ਕਰ ਕੇ ਮੰਗਦੇ ਹਨ। 


'ਜੋ ਜਗਤ ਦੇ (ਘਾਲਨ) ਰਚਣਹਾਰ ਤੇ ਪਾਲਣਹਾਰ ਸਤਿਗੁਰੂ 
ਬਾਲਕਾਂ ਵਾਂਗ ਚਲ ਕੇ ਦਿਖਾਉਂਦੇ ਹਨ। 

'ਚਲਦੇ ਹਨ। 

'ਚੀਕ ਮਾਰ ਕੇ ਨੱਸਦੇ ਹਨ। 


(ਪੁਰ) ਪੋਰੀ ਭਾਵ ਉਂਗਲਾਂ ਦੇ ਫੁੱਲਾਂ ਦੀ ਚੁਟਕੀ ਦੇ ਕੇ ਭਾਵ 
ਮਾਰ ਕੇ ਜਿਵੇਂ ਮਾਤਾ ਜੀ ਦਿਖਾਉਂਦੇ ਹਨ ਤਿਵੇਂ ਹੀ 
(ਕਲਗੀਧਰ ਜੀ ਚੁਟਕੀ ਮਾਰ ਕੇ) ਆਪ ਹੱਸਦੇ ਤੇ ਹੋਰਨਾਂ ਨੂੰ 
ਹਸਾਉਂਦੇ ਹਨ। 


ਪ੍ਰੇਮ ਕਰਦੇ ਹਨ। 

'ਬੋਲਦੇ ਹਨ। 

(ਮਾਤਾ ਜੀ) ਮਗਰ ਦੌੜਦੇ ਹਨ ਤਾਂ ਅੱਗੇ ਭੱਜਦੇ ਹਨ। 
'ਚੰਚਲਤਾ ਕਰਦੇ ਹਨ, ਕਿਲਕਾਰੀਆਂ (ਚੀਕਾਂ) ਮਾਰਦੇ ਹਨ 
ਅਤੇ ਬਹੁਤੇ ਅਨੰਦ-ਦਾਇਕ ਕੌਤਕ (ਪਾਰਤਿ) ਪਾਉਂਦੇ ਭਾਵ 
ਕਰਦੇ ਹਨ। 

ਹੱਥ ਜੋੜ ਕੇ ਖੜ੍ਹ ਜਾਂਦਾ ਹੈ। 


'ਇਸ਼ਾਰਾ ਪਾ ਕੇ। 
'ਬਹੁਤ ਖਿਡਾਉਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 12 


ਲੇਤਿ ਉਠਾਇ, ਕਰਾਇ ਗੁਰੂ ਜਿਮ 
ਸੋ ਕਰਿ ਹੈਂ, ਰਰ ਹੈਂ ਜਿਸ ਤੌਰੈਂ”। 


ਰੂਪ ਅਨੂਪ ਨਿਹਾਰਿ ਜਵੈਂ ਬਲਿ', 
ਪੇਖਿ ਰਹੈਂ ਸਮ ਚਾਂਦ ਚਕੋਰੈਂ ॥੪੨॥ 
ਕੰਚਨ ਕੰਕਨ ਹੀਰ ਜਰੇ ਕਰ', 

ਹਾਰ ਗਰੇ ਮੁਕਤਾ ਗਜ ਕੈ ਹੈਂ”। 
ਕਿੰਕਨੀ ਜ਼ੇਵਰ” ਨੇਵਰ ਲੌ ਸੁਨ, 


ਸਾਜਤਿ ਖੇਲਤਿ ਬਾਜਤਿ ਛਾਜਤਿ, 
ਦੁੰਦਭਿ ਲਾਜਤਿ ਕਾਮ ਖਿਸੈ ਹੈ'। 


ਝੀਨ' ਝੱਗੀ ਮੱਧ ਯੋਂ ਝਲਕੈ? ਤਨ, 

ਜਯੋਂ ਘਨ ਮੈਂ ਸਸਿ ਸੋਹਿ ਅਛੈ ਹੈ' ॥੪੨॥ 
ਮਾਤ ਸੀ ਗੁਜਰੀ ਨਿਜ ਹਾਥਨਿ, 

ਖਾਨ ਰੁ ਪਾਨ ਖੁਲਾਵਤਿ ਧੀਰੇ'। 

ਪ੍ਰੇਮ ਸਨੇਮ ਭਲੈਂ ਸੁਤ ਪਾਲਤਿ, 
ਲਾਲਤਿ' ਭਾਂਤਿ ਅਨੇਕ ਗੰਭੀਰੇ?। 

ਰੱਖਕ ਜੋ ਜੁਗ ਲੋਗਹਿਂ ਸਿੱਖਨਿ, 

ਰੱਖ ਬੰਧੈਂ ਤਿਹ ਬਾਘ ਨਖੀਰੇ'। 

ਏਤਕ ਬਾਤ ਲਖਾਤ ਨ' ਮਾਤ, 

ਸਕੈਂ ਕਿਮ ਬਾਸ਼ਕ ਕੋ ਕਟ ਕੀਰੇ' ॥੪੪॥ 
ਕਬਿੱਤ: 


'ਜਿਵੇਂ ਗੁਰੂ ਜੀ ਕਰਾਉਂਦੇ ਹਨ ਉਵੇਂ (ਚੁੱਕਣ ਵਾਲੇ) ਕਰਦੇ 
ਹਨ, ਜਿਸ ਤਰ੍ਹਾਂ (ਉਨ੍ਹਾਂ ਨੂੰ) ਕਹਿੰਦੇ ਹਨ। 
'ਦੇਖ ਕੇ ਬਲਿਹਾਰ ਜਾਂਦੇ ਹਨ। 


ਹੱਥਾਂ ਵਿੱਚ ਹੀਰਿਆਂ ਨਾਲ ਜੜ੍ਹੇ ਹੋਏ ਸੋਨੇ ਦੇ ਕੜੇ ਹਨ। 
'ਹਾਥੀ-ਮੋਤੀਆਂ ਦੇ ਹਨ। 

ਹੋਏ ਹਨ। ਕਿਸੇ ਮਾਂ ਬਾਪ ਨੂੰ ਆਪਣੇ ਬੱਚਿਆਂ ਨੂੰ ਗਹਿਣੇ 
ਨਹੀਂ ਪਹਿਨਾਉਣੇ ਚਾਹੀਦੇ। ਗੁਰੂ ਸਾਹਿਬਾਨ ਦੀ ਸਿੱਖਿਆ 
ਸਾਦਾ ਲਿਬਾਸ ਹੈ। ਕਵੀ ਜੀ ਆਪਣੇ ਸਮੇਂ ਦੇ ਰਾਜੇ ਮਹਾਰਾਜੇ 
ਜਾਂ ਅਮੀਰਾਂ ਦੇ ਬੱਚਿਆਂ ਦੇ ਪਾਏ ਗਹਿਣਿਆਂ ਨੂੰ ਕਲਗੀਧਰ 
ਜੀ ਦੇ ਪਾਏ ਗਹਿਣੇ ਕਲਪ ਰਹੇ ਹਨ। ਸੋਨੇ ਦੇ ਕੜਿਆਂ ਨੂੰ 
ਗੰਗਾ ਦਰਿਆ ਵਿੱਚ ਸੁੱਟ ਆਉਣ ਦੀ ਸਾਖੀ ਗਹਿਣੇ 
ਤਿਆਗਣ ਵੱਲ ਇਕ ਸੰਕੇਤ ਹੈ। 

'ਤੜਾਗੀ ਤੋਂ ਝਾਂਜਰਾਂ ਤਕ ਸੁੰਦਰ ਗਹਿਣੇ ਸੋਭ ਰਹੇ ਹਨ। 
ਦੇਖਣ ਵਾਲੇ ਮੋਹਿਤ ਹੋ ਜਾਂਦੇ ਹਨ। 


'ਜਦੋਂ ਸਜੇ ਹੋਏ ਖੇਲਦੇ ਹਨ, (ਤਦੋਂ ਤੜਾਗੀ ਤੇ ਝਾਂਜਰਾਂ) 
ਵੱਜਦੀਆਂ ਹਨ ਤਾਂ (ਐਸੇ) ਫਬਦੇ ਹਨ (ਕਿ ਜਿਨ੍ਹਾਂ ਨੂੰ 
ਵਜਦਿਆਂ) ਵੇਖ ਕੇ ਧੌਂਸੇ ਸ਼ਰਮਿੰਦਾ ਹੋ ਜਾਂਦੇ ਹਨ (ਅਤੇ 
ਸੁੰਦਰਤਾ) ਵੇਖ ਕੇ ਕਾਮ ਖਿਝਣ ਲੱਗ ਪੈਂਦਾ ਹੈ। 

'ਬਰੀਕ। “ਚਮਕਦਾ ਹੈ। 

ਜਿਵੇਂ ਬੱਦਲਾਂ ਵਿੱਚ ਚੰਦ ਚੰਗਾ ਸੋਭਦਾ ਹੈ। 


'ਸਹਿਜੇ ਸਹਿਜੇ। 
'ਲਾਡ ਕਰਦੇ ਹਨ। ”ਨੀਝ ਨਾਲ। 
'ਤਿਨਾਂ ਨੂੰ ਸ਼ੇਰ ਦੇ ਨਹੁੰਆਂ ਦੀਰੱਖ ਬੰਨ੍ਹਦੇ ਹਨ। 


ਜਾਣਦੇ ਨਹੀਂ। 
'ਬਾਸ਼ਕ ਨਾਮ ਦੇ ਸੱਪ ਨੂੰ ਕੀੜੇ ਕਿਵੇਂ ਕੱਟ ਸਕਦੇ ਹਨ। 





1212 


ਲਾਗੇ ਹੋਨਿ ਖਰੇ' ਜੋਰ ਭਰੇ ਅੰਗ ਦਾ ਉਮੰਗ”, 
ਫਰੈਂ ਦਾਸ ਦਾਸੀ ਕਰੈ! ਧਰੈਂ ਪਗ ਚਾਇ ਕੈ?। 
ਸੁੰਦਰ ਗਡੀਰ' ਬਾਢੀ? ਲਯਾਯੋ ਹੈ ਇਨਾਮ ਪਾਯੋ, 
ਤਾਹਿਂ ਕੋ ਪਕਰਿ ਚਾਲੈਂ ਸਹਿਜ ਸੁਭਾਇ ਕੈ। 
ਮਾਇ ਇਸ਼ਨਾਨ ਕਰਵਾਇ ਸੀਸ ਫੂਲ” ਗੂੰਦ', 


ਭੂਖਨ ਸਜਾਇ ਨੈਨ ਅੰਜਨ' ਸੁ ਪਾਇ ਕੈ। 
ਨੱਜ਼ਰ ਕੇ ਹੇਤ ਦੇਤ ਕੱਜਰ ਕਪੋਲ ਬਿੰਦੁ, 

ਮਾਨੋ ਅਲਿ ਸੱਜਰ ਕਵਲ ਪਰ ਭਾਇ ਕੈ' 
॥੪੫॥ 

ਹੇਰ ਕੈ ਬਿਨੋਦਨਿ ਪ੍ਰਮੋਦ ਅਨਮੋਦ ਹੋਇ, 

ਮਾਤ ਲੈ ਸੁ ਗੋਦ ਦਧਿ ਓਦਨ ਅਚਾਵਤੀ'। 


ਧੋਇ ਮੁਖ ਚੰਦ ਚੂੰਮ ਘੂਮ ਝੂਮ ਸਾਨੰਦ ਸੋ', 
ਭਾਵਤਿ ਅਨੇਕਧਾ ਹੈ ਬਾਤ ਬਤਰਾਵਤੀ'। 

ਹਸਿ ਹਸ ਰਸ ਕੋ ਬਢੈ ਹੈਂ ਬਿਗਸੈ ਹੈਂ ਪ੍ਰਭ, 
ਉਗੇ ਜੁਗ ਦਾਂਤ ਪਾਂਤ ਸੋਭ ਯੇਂ ਦਿਖਾਵਤੀ'। 


ਓਸ ਬਿੰਦੂ ਨਵਲ ਕਵਲ ਮਧ ਸੋਹੈਂ ਕਿਤ, 
ਪਰਵਾਲ ਸੰਪੁਟ ਮੈਂ ਹੀਰਾ ਦੁਤਿ ਭਾਵਤੀ' 
॥੪੬॥ 

ਮੇਚਕ ਚਿਕਨ ਕਚ ਘੁੰਘਰਾਰੇ ਕਾਰੇ ਅਹਿ 

ਛੰਨੇ, ਅਲਿ ਮਾਨੋ ਮੰਡਰਾਰੇ ਭਾਰੇ ਸੋਭ ਹੈਂ”। 


ਗੂੰਦ ਮਾਤਰੂੰਦ' ਛੱਬੇ?, ਚੌਕ” ਕੌਡੀ ਫੂਲ ਸੱਬੇ, 


ਰਤਨ ਜਟਤਿ ਫੱਬੇ, ਜਨ ਮਨ ਲੋਭ ਹੈੱ”। 
ਕਾਨਨਿ ਝਬੂਲੀ ਝੂਲੀ ਸੋਹਿਤ, ਅਲੂਲੀ ਛਬਿ', 


ਹੇਰਿ ਸਚੀ' ਭੂਲੀ ਐ ਕੁਬੇਰ ਮਨ ਛੋਭ ਹੈ?। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਖੜੇ। ?ਉਤਸ਼ਾਹ ਦੇਣ ਵਾਲੇ ਅੰਗਾਂ 'ਚ ਜ਼ੋਰ ਭਰ ਗਿਆ। 
'ਫੜਦੇ ਹਨ। “ਚੁੱਕ ਕੇ ਪੈਰ ਰੱਖਦੇ ਹਨ। 
'ਗਡੀਰਾ, ਰੇੜ੍ਹਾ। “ਤਰਖਾਣ। 


'ਸਿਰ 'ਤੇ ਫੁੱਲ ਗੁੰਦਦੀ ਹੈ। “ਕੇਸ ਵਾਹ ਕੇ ਸਿਰ 'ਤੇ ਜੂੜਾ 
ਕਰਕੇ ਦਸਤਾਰ ਸਜਾਉਣੀ ਹੀ ਗੁਰਮਤਿ ਹੈ। 
'ਸੁਰਮਾ। 


ਨਜ਼ਰ (ਲਗਣੋ ਬਚਾਉਣ) ਵਾਸਤੇ ਗਲ੍ਹਾਂ ਉੱਤੇ ਸੁਰਮੇ ਦਾ 
ਟਿੱਕਾ ਲਾਉਂਦੇ ਹਨ ਜਾਣੋ ਕਵਲ ਉਪਰ ਪ੍ਰੇਮ ਨਾਲ ਭੌਰਾ ਸਜ 
ਰਿਹਾ ਹੈ। 


ਮਾਤਾ ਜੀ ਕੌਤਕਾਂ ਨੂੰ ਦੇਖ ਕੇ ਬਹੁਤ ਅਨੰਦ ਵਿੱਚ 
(ਅਨਮੋਦ) ਮਸਤ ਹੋ ਕੇ (ਸਾਹਿਬਜ਼ਾਦੇ ਨੂੰ) ਗੋਦ ਵਿੱਚ ਲੈ ਕੇ 
ਦਹੀਂ ਤੇ ਚੌਲ ਛਕਾਉਂਦੀ ਹੈ। 

'ਅਨੰਦ ਨਾਲ ਘੁੰਮਦੀ ਤੇ ਝੂਮਦੀ ਫਿਰਦੀ ਹੈ। 

'ਮਨ ਭਾਉਂਦੀਆਂ ਅਨੇਕ ਤਰ੍ਹਾਂ ਦੀਆਂ ਗੱਲਾਂ ਦੱਸਦੀ ਹੈ। 


(ਪ੍ਰਭ) ਕਲਗੀਧਰ ਜੀ ਹੱਸ ਕੇ ਹਾਸ-ਰਸ ਨੂੰ ਵਧਾ ਕੇ ਖ਼ੁਸ਼ 
ਹੁੰਦੇ ਹਨ, ਉੱਗੇ ਹੋਏ ਦੋ ਦੰਦਾਂ ਦੀ ਪੰਗਤੀ ਐਉਂ' ਸੋਭਾ 
ਦਿਖਾਉਂਦੀ ਹੈ। 


(ਜਾਣੋ) ਤ੍ਰੇਲ ਦੇ ਨਵੇਂ ਕਿਣਕੇ ਕੰਵਲ ਵਿੱਚ ਸੋਭਦੇ ਹਨ ਜਾਂ 
ੂੰਗੇ ਦੇ ਡੱਬੇ ਵਿੱਚ ਹੀਰਿਆਂ ਦੀ ਸੋਭਾ ਚੰਗੀ ਲੱਗਦੀ ਹੈ। 


।ਕਾਲੇ ਚੀਕਣੇ ਤੇ ਛੱਲਿਆਂ ਵਾਲੇ ਕੇਸ ਜਾਣੋ ਕਾਲੇ ਸੱਪਾਂ ਦੇ 
ਬੱਚੇ ਜਾਂ ਭੌਰੇ ਘੁੰਮਦੇ ਹੋਏ ਬਹੁਤ ਸੋਭ ਰਹੇ ਹਨ। 

'ਮਾਤਾ ਜੀ ਗੁੰਦਣ 'ਚ ਰੁੱਝੀ ਰਹਿੰਦੀ ਹੈ। “ਲੂਲ੍ਹਾਂ। “ਇਕ ਤਰ੍ਹਾਂ 
ਦਾ ਗਹਿਣਾ। 

'ਲੁਭਾਇਮਾਨ ਹੁੰਦੇ ਹਨ। 

'ਝੁਮਕੀ ਹਿਲਦੀ ਹੋਈ ਸੋਭਦੀ ਹੈ, ਜਿਸ ਕਰ ਕੇ ਅਲੌਕਕ 
ਸੋਭਾ ਹੋ ਰਹੀ ਹੈ। 

'ਇੰਦੂ ਦੀ ਇਸਤ੍ਰੀ। “ਘਬਰਾ ਗਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਨੋ ਮੁਖ ਚੰਦ ਤੈ ਅਮੰਦ ਅਮੀ ਚਾਖਬੇ ਕੋ, 
ਦੁੰਦ ਦਿਸ ਬ੍ਰਿੰਦ ਨਖਤਾਵਲੀ ਨਗੋਭ ਹੈਂ” 
॥੪੭॥ 

ਹਸਨ ਦਸਨ ਮੋਹੈਂ ਰਦ-ਛਦ ਦਾਮਨੀ'। 


ਚੰਚਲ ਬਿਲੋਚਨ' ਮੋਚਨ? ਤੀਨ ਤਾਪ ਸਾਪਾ”, 
ਚਿਤਵ ਚਹੂੰ ਘਾ ਚਿਤਰਾਗ ਉਪਜਾਵਨੀ'। 
ਕਮਲਾ ਕਮਲ ਹੂੰ ਤੈ ਕੋਮਲ ਕਮਲ ਕਰ, 
ਕੰਕਨ ਕਯੂਰ ਕਲ ਕੰਚਨ ਕਲਾਵਨੀ'। 


ਹਸੀਆਂ' ਤੰਦੀਰੇ” ਜਟੇ ਮਨਿ ਗਨ ਹੀਰੇ, 


ਮਾਲ ਮੁਕਤਾ ਬਿਸਾਲ ਧੀਰੇ ਗਰੇ ਛਬਿ ਛਾਵਨੀ' 
॥੪੮॥ 

ਕਮਨੀਯ ਕਿੰਕਨੀ ਕਨਕ ਕਟਿ ਤਟ ਸੋਹਿ, 
ਘਟਿਤਿ ਜਟਿਤਿ ਛੁੱਦੂ ਘੰਟਕਾ ਸੁ ਬਜ ਹੈਂ”। 


ਮਾਨੋ ਕਾਮ ਮਨੀ ਥੰਭ ਆਸ ਪਾਸ ਸਬਿਲਾਸ, 
ਬਾਲਕ ਪਢਿਤਿ ਚਟਸਾਲ ਸੁਰ ਸਜ ਹੈਂ”। 


ਨੂਪਰ ਅਨੂਪਰ ਬਿਰਾਜੈਂ ਪਗ ਊਪਰ ਜੋ, 
ਕੰਜ ਪੈ ਮਰਾਲ ਬਾਲ ਮਾਲ ਜਨਰਜ ਹੈ”। 


ਮੋਹਿਤ ਸੁ ਮਨ ਮੁਨਿ ਰਤਿ ਪਤਿ ਲਜ ਹੈਂ! 
॥੪੯॥ 
ਖਾਪਕ ਖਲਨਿ ਖਿਲ ਖਲਕ ਖਿਲਾਨ ਖੇਲ 


[ਇੰ 


'ਜਾਣੌ ਮੁਖ ਰੂਪ ਚੰਦ ਤੋਂ ਉੱਜਲ ਅੰਮ੍ਰਿਤ ਚੱਖਣ ਨੂੰ ਦੋਹਾਂ 
ਪਾਸਿਆਂ ਤੋਂ ਬਹੁਤੇ ਤਾਰਿਆਂ ਦੀਆਂ ਪੰਗਤੀਆਂ (ਨਗੋਭ) 
ਉਲਟ ਪਈਆਂ ਹਨ। (ਫਾ. ਨਗੂੰ-ਉਲਟਾ, ਮੂਧਾ)। 


ਮੱਥਾ ਚੜ੍ਹਦੇ ਚੰਦ ਵਾਂਗ, ਕੂਵੱਟੇ ਕਾਮ ਦੇ ਧਨੁਖ ਵਾਂਗ ਸੋਂਹਦੇ 
ਹਨ। 

'ਨੇਤ੍। “ਕੱਟਣ ਵਾਲੇ। 'ਸੁਾਪ। 

'ਚਹੁੰ ਪਾਸੀਂ ਦੇਖ ਕੇ ਚਿੱਤ ਵਿੱਚ ਪ੍ਰੇਮ ਪੈਦਾ ਕਰਦੇ ਹਨ। 


'ਲੱਛਮੀ ਤੇ ਕੰਵਲ ਨਾਲੋਂ ਕੋਮਲ ਹੱਥ ਕੰਵਲ ਹਨ ਸੁੰਦਰ ਸੋਨੇ 
ਦੇ ਕੜੇ ਤੇ ਬਾਜ਼ੂ ਬੰਦ (ਕਲਾਵਨੀ) ਚੰਗੇ ਕਲਾਕਾਰਾਂ ਦੇ ਬਣਾਏ 
ਹੋਏ ਹਨ। 

'ਬੱਚਿਆਂ ਦੇ ਗਲ 'ਚ ਦਾ ਗਹਿਣਾ, ਛੋਟਾ ਹੱਸ। ?ਇਕ ਤਰ੍ਹਾਂ 
ਦਾ ਗਹਿਣਾ। 

'ਮੋਤੀਆਂ ਦੀ ਵੱਡੀ ਮਾਲਾ ਗਲ 'ਚ ਪਾਈ ਹੋਈ ਸੋਭਾ ਦੇ ਰਹੀ 
ਹੈ 


ਸੁੰਦਰ ਸੋਨੇ ਦੀ ਕੰਕਨੀ (ਥੋੜਾ ਸ਼ਬਦ ਕਰਨ ਵਾਲੀ ਤੜਾਗੀ) 
ਲੱਕ ਦੇ ਉਦਾਲੇ ਸੋਭਦੀ ਹੈ ਅਤੇ ਘੜ ਕੇ ਜੜੇ ਹੋਏ (ਛੁੱਦੁ 
ਘੰਟਿਕਾ) ਛੋਟੇ ਛੋਟੇ ਘੁੰਗਰੂ ਵੱਜ ਰਹੇ ਹਨ। 


'ਜਾਣੋ ਚਿੰਤਾ ਮਣੀ ਦੇ ਥੰਮ ਦੇ ਉਦਾਲੇ ਅਨੰਦ ਸਹਿਤ ਬੱਚੇ 
ਪਾਠਸ਼ਾਲਾ ਵਿੱਚ ਅਵਾਜ਼ਾਂ ਮੇਲ ਕੇ ਪੜ੍ਹਦੇ ਹਨ। 


'ਚਰਨਾਂ ਉੱਪਰ ਜੋ ਸੁੰਦਰ ਝਾਂਜਰਾਂ ਬਿਰਾਜਦੀਆਂ ਹਨ ਉਹ 
ਬਿਰਾਜਦੀਆਂ ਹਨ। 

ਮਿੱਠੀ ਮਿੱਠੀ ਆਵਾਜ਼। 

ਕਾਮ ਸ਼ਰਮਿੰਦਾ ਹੋ ਜਾਂਦਾ ਹੈ। 





1214 


ਖਾਲਕ ਖੁਲਕ ਖਿਤ ਖੇਲਤਿ ਖਿਲਾਵਹੀਂ। 


ਲੈ ਕਰਿ ਖਿਲੌਨੇ ਲੌਨੇ ਖੇਲੈਂ ਛੰਨੇ ਸਿੱਖਨ ਸੋਂ, 
ਭੌਨੇ ਕੌਨੇ ਦੁਰੈਂ ਤੌਨੇ ਕਬੀ ਬਿਦਤਾਵਹੀਂ'। 


ਦਾਸ ਦਾਸੀ ਯਾਵਤ ਜਨਾਵਤਿ ਖਿਲਾਵੈਂ ਹਮ, 
ਪੈ ਨ ਜਾਨੈਂ ਜਢ ਪ੍ਰਭੁ ਬਿਸੂ ਕੋ ਖਿਲਾਵਹੀਂ'। 


ਝਾਈ ਨਿਜ ਝਲਕਤਿ ਹੇਰਿ ਕਿਲਕਤਿ, ਜੇਰ 
ਚੱਯਾ ਖਲਕਤ, ਬਾਲ ਨਾਟਕ ਦਿਖਾਵਹੀਂ' 
॥੫੦॥ 


ਲੋਗਨ ਕੀ ਭਾਰਜਾ', ਦੁਲਾਰੈਂ ਆਇ ਆਰਜਾ”, 
ਚਹਿਤ ਚਿੱਤ ਕਾਰਜਾ', ਸੋ ਜੈਸ ਤੈਸ ਪਾਤ ਹੈੱ”। 
ਮੋਦ ਹੋਇ ਜਾਤਿ ਸੁਨਿ ਔਰ ਆਤਿ, ਮਾਤ ਕੋ 
ਨਿਵਾਇ ਸੀਸ ਲੈ ਅਸੀਸ, ਗੁਰੁ ਈਸ ਭਾਂਤਿ 
ਹੈੱ”। 

ਤੋਤਲੇ ਸੇ ਬੋਲਨ ਅਮੋਲਨ ਪੈ ਮੋਲ ਬਿਕੈਂ, 
ਮਿਰਿਦੁਲ ਮਧੁਰ ਬੈਨ ਸੁਧਾਰਸ ਦਾਤ ਹੈਂ”। 

ਡੋਲਨ ਕਪੋਲਨ ਪੈ ਕੁੰਡਲ ਸਲਲ ਅਤਿ, 

ਸੂਰਤ ਪੂਰਤ ਮੁਦ ਮੂਰਤਿ ਸੁਹਾਤ ਹੈ' ॥੫੧॥ 


ਭੁਜ ਮੈ ਭਰਨ ਭੇਟ ਅੱਗੂ ਧਰਨ, 
ਪਯਾਰ ਅਤਿਸੈ ਕਰਨ ਚੂੰਮ ਚਰਨ ਕਰਨ ਸੋ'। 


ਖੇਲਨੇ' ਮਿਠਾਈ ਮੇਵੇ ਦੈ ਕਰਿ ਬਿਨੈਂ? ਕਰੇਵੇਂ, 
ਭਾਵਤ' ਸੁ ਬਰ ਲੇਵੇਂ ਦਾਰਦ ਦਰਨ ਸੋ?। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'(ਖਲਨਿ) ਮੂਰਖਾਂ (ਜ਼ਾਲਮਾਂ) ਨੂੰ (ਖਿਲ) ਚੁਣ ਚੁਣ ਕੇ 
ਖਪਾਉਣ ਵਾਲੇ, ਸ੍ਰਿਸ਼ਟੀ ਨੂੰ ਖੇਡ ਖਿਡਾਉਣ ਵਾਲੇ ਪ੍ਰਮੇਸ਼ਰ ਦੇ 
(ਖੁਲਕ) ਸੁਭਾਉ ਵਾਲੇ ਸਤਿਗੁਰੂ ਧਰਤੀ 'ਤੇ ਖੇਡਦੇ ਤੇ ਹੋਰਾਂ 
ਨੂੰ ਖਿਡਾਉਂਦੇ ਹਨ। 


'ਸੁੰਦਰ ਖਿਡਾਉਣੇ ਲੈ ਕੇ ਸਿੱਖਾਂ ਦੇ ਬੱਚਿਆਂ ਨਾਲ ਖੇਡਦੇ ਹਨ 
(ਕਦੇ) ਘਰਾਂ ਦੇ ਖੂੰਜਿਆਂ 'ਚ ਲੁਕਦੇ ਹਨ ਅਤੇ ਫੇਰ ਕਦੇ 
ਤਿਨਾਂ (ਖੂੰਜਿਆਂ 'ਚੋਂ) ਪ੍ਰਗਟ ਹੋ ਆਉਂਦੇ ਹਨ। 


'(ਯਾਵਤ) ਜਿਤਨੇ ਦਾਸ ਤੇ ਦਾਸੀਆਂ (ਹਨ ਉਹ) ਜਣਾਉਂਦੇ 
ਹਨ ਕਿ ਅਸੀਂ ਖਿਡਾਉਂਦੇ ਹਾਂ ਪਰ ਮੂਰਖ ਨਹੀਂ ਜਾਣਦੇ ਕਿ 
(ਪੂਭੁ) ਸਤਿਗੁਰੂ ਸ੍ਰਿਸ਼ਟੀ ਨੂੰ ਖਿਡਾਉਂਦੇ ਹਨ। 


।ਆਪਣਾ (ਝਾਈ) ਪਰਛਾਵਾਂ (ਝਲਕਤ) ਚਮਕਦਾ ਦੇਖ ਕੇ 
ਚੀਕਾਂ ਮਾਰਦੇ ਹਨ ਜਿਹੜੇ ਸ੍ਰਿਸ਼ਟੀ ਦੇਰਚਣਹਾਰ ਹਨ (ਉਹ) 
ਬਾਲਕਾਂ ਵਾਂਗਰਾਂ ਤਮਾਸ਼ਾ ਦਿਖਾਉਂਦੇ ਹਨ। 

'ਇਸਤ੍ਰੀਆਂ। “ਸਰੇਸ਼ਟ। 

'ਕੰਮ। “ਉਹੋ ਜਿਹਾ ਪਾ ਲੈਂਦੀਆਂ ਹਨ। 


(ਕਹਿੰਦੀਆਂ ਜਾਂਦੀਆਂ ਹਨ ਕਿ) ਗੁਰੂ ਈਸ਼ਰ ਦੀ ਤਰ੍ਹਾਂ 
ਹਨ। 


'ਅਮੋਲਕ ਬਚਨਾਂ ਉੱਪਰ ਮੁੱਲ ਵਿੱਕ ਜਾਂਦੀਆਂ ਹਨ, ਕੋਮਲ 
ਤੇ ਮਿੱਠੇ ਬਚਨ ਅੰਮ੍ਰਿਤਰਸ ਦੇ ਦਾਤੇ ਹਨ। 


'ਗਲ੍ਹਾਂ 'ਤੇ ਬਹੁਤੇ (ਸਲਾਲ) ਸੁੰਦਰ ਕੁੰਡਲ (ਤੋਲਨ) ਹਿਲਦੇ 
ਹਨ, ਅਨੰਦ ਨਾਲ ਭਰੀ ਹੋਈ (ਸੂਰਤ) ਸੁੰਦਰ ਮੂਰਤੀ ਸੋਹ 
ਰਹੀ ਹੈ। 


'(ਦਰਸ਼ਨ ਕਰਨ ਵਾਲੇ) ਜੱਫੀ ਪਾ ਲੈਂਦੇ ਹਨ, ਭੇਟਾ ਅੱਗੇ 
ਚੁੰਮਣ ਕਰਦੇ ਹਨ। 

'ਖਿਡਾਉਣੇ। “ਬੇਨਤੀਆਂ। 

'ਮਨ ਭਾਉਂਦੇ। “ਉਹ ਗ਼ਰੀਬੀ ਦੂਰ ਕਰ ਲੈਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕ੍ਰੀੜਤ ਅਨੂਪ ਕੌਰ ਪੀਰਨ ਮੀਰਨ ਮੌਰ, 
ਧੀਰਨ ਬੀਰਨ ਤੌਰ ਕਾਰਨ ਕਰਨ ਸੋ'। 


ਜੋਤਕੀ ਨਿਹਾਰਨ ਵਿਚਾਰਨ ਲੱਛਨ, 
ਅਵਤਾਰਨ ਉਦਾਰਨ, ਪੁਕਾਰਨ ਬਰਨ ਸੋ! 
॥੫੨॥ 

ਹੋਇ ਹੈਂ ਜਗਤ ਪੂਜ ਦੂਜ ਸਸੀ ਸੋ ਨਮੂਜ, 
ਯਾਂਹਿ ਕੀ ਰਮੂਜ ਤੈ ਅਰੂਜ ਕਲਯਾਨ ਹੈ'। 


ਦੇਵਤਾ ਕੋ ਬਿਦਤੈ ਹੈਂ' ਬੀਰ ਰਸ ਕੋ ਬਢੈ ਹੈਂ?, 
ਹਿੰਦੁ ਧਰਮ ਕੋ ਰਖੈ ਹੈਂ! ਜੰਗ ਬਡ ਠਾਨ ਹੈ?। 
ਸੀਸ ਛੱਤ੍ਰ ਚਮਰ ਝੁਲੈ ਹੈਂ ਸਾਚੋ ਪਾਤਸਾਹਿ 
ਪ੍ਰਗਟੈ ਹੈਂ, ਪੰਥ ਸ੍ਰੈ' ਚਲੈ ਹੈਂ ਸਿੰਘ ਸਾਨ ਹੈੱ”। 
ਅਸਰਨ ਸਰਨ ਹੈਂ ਕਾਰਨ ਕਰਨ, 

ਭਵ ਤਾਰਨ ਤਰਨ ਤੇਜ ਤਰਨ ਸਮਾਨ ਹੈਂ! 
॥੫੩॥ 


ਆਵਤ ਅਨੇਕ ਜਨ ਗਾਵਤ ਹੈਂ ਗੁਨ ਗਨ', 
ਪਾਵਤ ਸੁ ਧਨ ਮਨ ਬਾਂਛਤ ਸਿਧਾਇ ਹੈਂ”। 

ਪੀਰ ਔ ਫਕੀਰ ਜਸ ਸੁਨਿ ਗੁਨਿ ਆਇ 
ਦਰਸਾਇਂ, ਨਾਇ ਸੀਸ' ਜਗਦੀਸ ਲਖਿ? ਜਾਇ 
ਹੈਂ। 

ਸੰਗਤ ਗੁਰੂ ਕੀ ਨਿਤ ਆਇ ਕੈ ਚਢਾਇ ਭੇਟ, 
ਪਾਇ ਫਲ ਚਾਰ ਅਨੁਸਾਰ ਨਿਜ ਭਾਇ ਹੈ”। 
ਰੈਹੈ ਗੁਰੁ ਦਰ ਭੀਰ ਨਿਸ ਦਿਨ ਤਰ', 

ਆਇ ਏਕ ਜਾਇ ਘਰ, ਸਬਿ ਬਰਸਾਇ ਕੈ' 
॥੫੪॥ 

ਦੋਹਰਾ: 

ਜਨਮ ਕਥਾ ਸਤਿਗੁਰੂ ਕੀ, 


1217 


(ਕੌਰ) ਸਾਹਿਬਜ਼ਾਦਾ ਬਹੁਤ ਚੰਗੀਆਂ ਖੇਡਾਂ ਖੇਡਦੇ ਹਨ ਜੋ 
ਪੀਰਾਂ ਤੇ ਬਾਦਸ਼ਾਹਾਂ ਦੇ ਸ਼੍ਰੋਮਣੀ ਹਨ। ਉਹਨਾਂ ਦਾ ਤ੍ਰੀਕਾ 
ਧੀਰਜੀ ਸੂਰਮਿਆਂ ਵਾਲਾ ਹੈ। ਉਹ ਸੰਸਾਰ ਦੇਰਚਨ ਵਾਲੇ 
ਹਨ। 


ਜੋਤਸ਼ੀ ਦੇਖ ਕੇ ਸ੍ਰੇਸ਼ਟ ਅਵਤਾਰਾਂ ਵਾਲੇ ਲੱਛਣ ਵਿਚਾਰਦੇ 
ਹਨ ਅਤੇ ਬੋਲ ਕੇ ਕਹਿੰਦੇ ਹਨ। 


'ਜਗਤ ਦੇ ਪੂਜਨੀਕ ਹੋਣਗੇ, ਦੂਜ ਦੇ ਚੰਦ ਵਾਂਗ ਵਧਣਗੇ। 
ਇਨ੍ਹਾਂ ਦੇ ਇਸ਼ਾਰੇ ਨਾਲ ਹੀ ਤਰੱਕੀ ਤੇ ਕਲਿਆਣ ਹੋਵੇਗਾ। 
'ਕੋਈ ਦੇਵਤਾ ਪੁਗਟ ਕਰਨਗੇ। “ਵਧਾਉਣਗੇ। 

'ਰੱਖਿਆ ਕਰਨਗੇ। “ਕਰਨਗੇ। 


।ਆਪਣਾ। “ਸ਼ੇਰ ਵਰਗੇ ਹਨ। 


'ਜਿਨ੍ਹਾਂ ਨੂੰ ਕੋਈ ਸ਼ਰਨ ਨ ਦੇਵੇ ਉਹਨਾਂ ਨੂੰ ਸ਼ਰਨ ਦੇਣ ਵਾਲੇ 
ਹੋਣਗੇ, ਸੰਸਾਰ ਦੇਰਚਨ ਵਾਲੇ, ਸੰਸਾਰ ਸਮੁੰਦਰ ਤੋਂ ਤਾਰਨ 
ਲਈ ਜਹਾਜ਼ ਰੂਪ ਹੋਣਗੇ ਅਤੇ ਤੇਜ ਸੂਰਜ ਵਾਂਗ ਹੋਵੇਗਾ। 
'ਬਹੁਤੇ। 


'ਚਲੇ ਜਾਂਦੇ ਹਨ। 
'ਸਿਰ ਨਿਵਾ ਕੇ। “ਜਾਣ ਕੇ। 
।ਆਪੋ ਆਪਣੇ ਪ੍ਰੇਮ ਅਨੁਸਾਰ। 


'ਬਹੁਤੀ। 
'ਵਰੋਸਾ ਕੇ। 





1216 ਸੂਰ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਾਇ ਧਯਾਇ ਸੁਖ ਧਾਮ'। 
ਹਰਿ ਗਯਾਨ ਗੁਰੁ ਗਜਾਨ ਲਹਿ', 
ਧਯਾਇ ਕੀਨ ਬਿਸਹਾਮ ॥੫੫॥ 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ ਜਨਮ ਕਥਾ ਦਸਮ ਗੁਰੂ ਕੋ 
ਪ੍ਸੰਗ ਬਰਨਨੰ ਨਾਮ ਤ੍ਰਿਤਾਲੀਸਮੋਂ ਬਿਸੁਾਮ ॥੪੩॥ 


'ਸੁਖਾਂ ਦੇ ਘਰ ਗੁਰਾਂ ਨੂੰ ਧਿਆ ਕੇ। 
ਪਾਪਤ ਕਰਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) | 


੪੪. (ਬਾਲ ਲੀਲ੍ਹਾ, ਪਟਨੇ ਸਾਹਿਬ ਤੋਂ ਅਨੰਦਪੁਰ ਨੂੰ) 


੫ 


ਦੋਹਰਾ: 
“ਸਾਰਦ ਇੰਦੁ ਮਨਿੰਦ ਦੁਤਿ, 


ਸੁਮਤਿ ਕੁਨਿੰਦ ਬੁਲਿੰਦ'। 

ਬੰਦਿ ਦੁੰਦ ਕਰ ਬੰਦਿ ਕੈ, 
ਸਾਰਦ ਪਦ ਅਰਬਿੰਦ' ॥੧॥ 
ਪਟਨੇ ਤੈ ਜਿਮ ਚਲੈਂਗੇ 

ਬਾਲ ਲੀਲ ਕਰਿ ਗੌਰ'। 
ਇਤਕ ਗਾਬ ਇਸ ਧਯਾਇ ਤੈ, 
ਸੁਨੋ ਸੱਜਨ ਭਲ ਤੌਰ' ॥੨॥ 
ਕ੍ਰੀੜਤਿ ਪਿਖਿ ਗੁਰੁ ਬਾਲ ਬਪੁ, 
ਬੀੜਤ ਸਾਰਦ ਇੰਦੁ'। 


ਤੀੜਤਿ ਛਬਿ ਸਬਿ ਮਦਨ ਕੀ, 
ਮੀੜਤ ਮੁਖ ਅਰਬਿੰਦ' ॥੨੩॥ 


ਬਾਲਕ ਬੈ ਜਗ ਮਾਲਕ ਪਾਲਕ, 
ਚਾਲਕ ਚਿੱਤ ਚਰਾਚਰ ਕੌ ਹੈ”। 
ਕ੍ੀੜਤਿ ਬਾਲਨ ਦਾਸਨ ਖਾਸਨ, 
ਭਾਂਤਿ ਅਨੇਕ ਭਰਾ ਭਰਿ ਕੌਹੈਂ”। 


ਰੂਪ ਅਨੂਪਮ ਖੂਪ ਸੁਹਾਵਤਿ, 
ਕਦੀ ਜਦ ਦੀਦ ਜਲ 
ਹਾਸ ਬਿਲਾਸ ਹੁਲਾਸ ਪ੍ਰਕਾਸ, 
ਅਵਾਸ ਪੁਰੈ ਸੁ ਤਰਾ ਤਰ ਹੌਹੈਂ' ॥੪॥ 


ਮਾਤ ਉਭੈ' ਨ ਸਮਾਤ ਸੁ ਅੰਗਨਿ?, 
ਅੰਗਨ ਲੈ' ਘਰ ਅੰਗਨ ਮਾਹੀਂ?। 


“ਸਰਸੁਤੀ ਦੇ ਮੰਗਲ ਬਾਰੇ ਦੇਖੋ 'ਕਵਿ-ਸੰਕੇਤ-ਮਰਯਾਦਾ ਦਾ 
ਦੂਜਾ ਮੰਗਲ'। 

'ਸਰਦਰੁੱਤ ਦੇ ਚੰਦ ਵਾਂਗ ਜਿਸ ਦੀ ਸੋਭਾ ਹੈ, ਸ੍ਰੇਸ਼ਟ ਮੱਤ ਨੂੰ 
ਉੱਚਿਆਂ ਕਰਨ ਵਾਲੀ ਹੈ। 


ਉਸ ਸਰਸੁਤੀ ਦੇ ਚਰਨ-ਕੰਵਲਾਂ ਤੇ ਦੋਨੋਂ ਹੱਥ ਜੋੜ ਕੇ 
ਨਮਸ਼ਕਾਰ ਕਰਦਾ ਹਾਂ। 


'ਭਾਰੀ, ਚੰਗੀ। 
'ਚੰਗੇ ਢੰਗ ਨਾਲ। 


'ਬਾਲ ਸਰੂਪ ਸਤਿਗੁਰਾਂ ਨੂੰ ਖੇਡਦਿਆਂ ਵੇਖ ਕੇ ਸਰੁਸਤੀ ਤੇ 
ਚੰਦੂਮਾ ਸ਼ਰਮਿੰਦੇ ਹੁੰਦੇ ਹਨ। 


'ਕਾਮ ਦੀ ਸਾਰੀ ਸੋਭਾ ਤਿੜਕ ਗਈ ਹੈ ਤੇ ਕੰਵਲਾਂ ਦੇ ਮੁਖ 
ਮੀਚੇ ਗਏ ਹਨ। 


'ਬਾਲਕ ਉਮਰ ਵਾਲੇ ਜਗਤ ਦੇ ਮਾਲਕ ਤੇ ਪਾਲਨਾ ਕਰਨ 
ਵਾਲੇ ਚੇਤਨ ਤੇ ਜੜ੍ਹ ਦੇ ਦਿਲਾਂ ਨੂੰ ਚਲਾਉਣ ਵਾਲੇ ਹਨ। 


'ਖ਼ਾਸ ਦਾਸਾਂ ਦੇ ਬਾਲਾਂ ਨਾਲ ਖੇਡਦੇ ਹਨ ਅਨੇਕ ਤਰ੍ਹਾਂ ਦੀਆਂ 
ਖੇਡਾਂ (ਕੌਹੈਂ) ਜੱਫੀਆਂ ਭਰ ਭਰ ਕੇ। 


ਦੇਵਤਿਆਂ, ਦੈੱਤਾਂ ਤੇ ਮਨੁੱਖਾਂ ਨੂੰ ਭਾਉਂਦਾ ਹੈ। 


'ਹਾਸ ਦੇ ਬਚਨਾਂ ਤੇ ਉਤਸ਼ਾਹ ਦੇ ਪਰਕਾਸ਼ ਨਾਲ ਘਰ ਤੇ ਸ਼ਹਿਰ 
ਬਹੁਤ ਭਰ ਰਹੇ ਹਨ। 

'ਦੋਵੇਂ। ਅੰਗਾਂ ਵਿੱਚ। 

ਗੋਦੀ 'ਚ ਲੈ ਕੇ। “ਘਰ ਦੇ ਵੇਹੜੇ ਵਿੱਚ। 





1218 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਇ' ਖਿਲਾਵਤਿ ਚਾਇ? ਬਢਾਵਤਿ, 
ਆਵਤ ਬਾਲਕ ਔਰ ਤਹਾਂ ਹੀ। 
ਨਿਸੰਗ ਖਿਲੈਂ ਖਿਲਿ ਰੰਗ ਬਢਾਹੀਂ”। 


ਅੰਧ ਮਨੋ ਪਟਨਾ ਗੁਰੁ ਰਾਮ, 
ਘਟਾ ਜਨ ਸੌਧ ਸਸੀ ਗੁਰੁ ਆਹੀਂ' ॥੫॥ 


ਤਟ' ਗੰਗ ਥਟੈਂ? ਕਬਹੂੰ ਬਡ ਲੀਲ੍ਹਂ। 
ਚੌਗੁਨ ਆਯੂ' ਜਿਨੈਂ ਤਨ ਹੈ ਬਲ, 

ਲੇਵਤ ਜੀਤ ਤਿਨੈ ਬਿਨ ਢੀਲੈਂ। 

ਦੌਰਨ ਮੈਂ ਫਰ ਲੇਵਤ ਫੌਰਨ', 

ਅਰੌਨਿ ਆਪ ਗਹਾਇ ਨ ਡੀਲੈਂ'। 

ਬਾਰਨ ਮਾਂਹਿ ਬਿਹਾਰਨ ਯੌ, 

ਸਸਿ ਤਾਰਨ ਮੈਂ ਜਿਮ ਤਾਰਨ ਜੀਲੈਂ! ॥੬॥ 


ਕਾਂਹਿ ਹਸਾਇ ਖਿਝਾਇ ਰੁਵਾਇ, 
ਸੁਨਾਇ ਬਨਾਇ ਸੁ ਬਾਤ ਅਕੈ ਹੈ”। 
ਜੋ ਨਿਜ ਤੈ ਤਨ ਚੌਗੁਨ ਆਯੂ, 
ਤਿਨੈ ਧਰਪੈ ਧਰ ਪੈ ਪਟਕੇ ਹੈਂ'। 
ਕਾਂਹਿ ਘਸੀਟਸ ਪੀਟਤ ਵੈ ਹੈੱ!। 


ਧੰਨ ਵਹੇ ਲਰਕੇ ਭਰ ਕੇ ਭੁਜ 

ਜੇ', ਪੁਭੁ ਸੋਂ ਹਰਿ ਗਜਾਨ ਖਿਲੈ ਹੈਂ? ॥ ੭॥ 
ਕਬਹੂੰ ਭੁਜ ਠੋਕ ਕਰੈ ਕੁਸ਼ਤੀ', 

ਸੁਸਤੀ ਤਜ ਕੈ ਚੁਸਤੀ ਸਜ ਕੈ'। 

ਲਪਟੈਂ ਝਪਟੈਂ ਸਮ ਕੂੰਜ ਕੁਹੀ, 


ਚੁੱਕ ਕੇ। “ਉਤਸ਼ਾਹ। 


'ਉੱਚੇ ਉਤਸ਼ਾਹ ਤੇ ਸੋਭਾ ਨਾਲ ਭਰੇ ਹੋਏ ਬੱਚਿਆਂ ਦੇ ਟੋਲੇ 
ਨਿਸੰਗ ਹੋ ਕੇ ਖੇਡਾਂ ਖੇਡਦੇ ਤੇ ਅਨੰਦ ਵਧਾਉਂਦੇ ਹਨ। 
'ਜਾਣੋ ਪਟਨਾ ਅਜੁੱਧਿਆ ਸ਼ਹਿਰ ਹੈ ਤੇ ਸਤਿਗੁਰੁਰਾਮਚੰਦਰ 


ਹਨ ਅਤੇ ਮੰਦਰ ਜਾਣੋ ਘਟਾ ਹੈ ਤੇ ਗੁਰੂ ਸਾਹਿਬ ਚੰਦੂਮਾ ਹਨ। 


'ਕਿਨਾਰੇ। “ਰਚਦੇ ਹਨ। 
!ਉਮਰ। 


'ਛੇਤੀ। 
ਹੋਰਨਾਂ ਤੋਂ ਆਪਣਾ ਸ਼ਰੀਰ ਨਹੀਂ ਪਕੜਵਾਉਂਦੇ। 


'ਬਾਲਕਾਂ ਵਿੱਚ ਐਉ ਫਿਰਦੇ ਹਨ ਜਿਵੇਂ ਤਾਰਿਆਂ 'ਚ ਚੰਦੂਮਾ 
ਤੇ ਤਾਰਾਂ ਵਿੱਚ ਜੀਲ (ਮੁੱਖ ਤਾਰ)। (ਜੀਲ- ਸਾਜ਼ ਦੀ ਮੁੱਖ 
ਕੈਸੇ ਬਜੈਰਬਾਬ"। ) 


'ਅਕਾ ਦੇਂਦੇ ਹਨ। 
'(ਧਰਪੈ) ਪਕੜ ਕੇ ਧਰਤੀ 'ਤੇ ਪਟਕਾ ਕੇ ਮਾਰਦੇ ਹਨ। 


।(ਆਪਸ ਵਿੱਚੀਂ ਹੱਥਾਂ ਦੇ) ਪੰਜੇ ਪਾ ਕੇ (ਗੰਜਹਿ) ਦਬਾਉਂਦੇ 
ਹਨ ਪਰ (ਰੰਜਹਿ) ਗੁੱਸੇ ਨਹੀਂ ਹੁੰਦੇ ਕਿਸੇ ਨੂੰ ਘੜੀਸਦੇ ਹਨ 
ਤਾਂ ਉਹ ਅੱਗੋਂ ਮਾਰਦੇ ਹਨ। 


।ਉਹ ਲੜਕੇ ਧੰਨ ਹਨ ਜੋ ਜੱਫੀਆਂ ਪਾ ਕੇ। “ਖੇਡਦੇ ਹਨ। 
'ਘੋਲ। 
'ਕਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1219 


ਦਪਟੈਂ ਸਪਟੈਂ ਸੁਟ ਹੈਂ ਗਜ ਕੈ'। 


ਪਜ ਕੈ ਕਿਛੁ ਸੋ ਲਜ ਕੈ' ਭਜ ਕੈ, 
ਘਰ ਜਾਵਤ ਹੈਂ ਮੁਖ ਕੋ ਕਜ ਕੈ। 
ਜਸੁਧਾ ਸੁਤ' ਜੈਸ ਗੁਵਾਲਨ ਮੈਂ, 


ਗੁਰੁ ਸੋਹਿਤ ਬਾਲਨ ਮੈਂ ਰਜ ਕੈ' ॥੮॥ 


ਅਘਟੈਂ ਬਿਕਟੈਂ ਸੁ ਥਟੈਂ ਬਹੁ ਖੇਲ, 
ਅਲੇਲ ਕਰੈਂ ਜੁ ਸੁਹਾਵਤ ਹੈਂ”। 


ਗਹਿ ਸੇਲ ਭੁਮਾਇਂ' ਚਲਾਇ ਗੁਲੇਲ, 
ਸੁਲੱਛ ਪ੍ਰਤੱਛ ਗਿਰਾਵਤ ਹੈਂ'। 

ਚੁਨਿ ਮੇਲ ਖਰੇ ਲਰਕੈਨ ਕਰੈਂ, 

ਜੁਗ ਓਰ ਚਮੂੰ ਸੁ ਰਚਾਵਤ ਹੈਂ'। 


ਕਰ ਮਾਂਹਿ ਗਹਾਂਹਿ ਛਰੀ ਸਬਿ ਕੇ, 
ਪੁਨ ਪੇਲ' ਕੁਵੈਦ ਕਰਾਵਤ ਹੈਂ ॥੯॥ 
ਪੁਨ ਆਪਸ ਮਾਂਹਿ ਲਰਾਵਤ ਹੈਂ, 

ਬਡ ਹੂਲਰੁ ਹਾਲ ਮਚਾਵਤ ਹੈਂ'। 

ਭਗ ਜਾਵਤ ਏਕ ਭਗਾਵਤ ਹੈਂ, 
ਅਰਿ' ਜੀਤ ਲਏ ਇਮ ਗਾਵਤ ਹੈਂ। 
ਮਨ ਭਾਵਤ ਯਾਵਤ' ਬਾਲਨ ਕੋ, 
ਨਟਵਾ ਵਤ' ਨਾਚ ਨਚਾਵਤ ਹੈਂ। 
ਨਹਿ ਫੇਰਤ' ਕੋ ਇਨ ਕਾ ਕਹਿਨਾ, 


ਪਿਖਿ ਲੋਕ ਅਤੀ ਬਿਸਮਾਵਤ ਹੈਂ ॥੧੦॥ 


ਇਮ ਬਾਲਨ ਸੋਂ ਮਿਲ ਕੈ ਹਿਲ ਕੈ', 
ਪਿਲ ਕੈ ਖਿਲ ਕੈ ਕਿਲਕੈਂ ਸੁ ਕਰੈਂ'। 
ਧੁਦਕੀ ਧੁਕ ਧੂਮ ਧਮਾਰ ਧਵਾਇ, 
ਧਕਾ ਧਕ ਧੂਸਰ ਧੂਰ ਧਰੈਂ'। 


'ਕੂੰਜ ਉਪਰ ਕੁਹੀ (ਸ਼ਿਕਾਰੀ ਜਾਨਵਰ) ਵਾਂਗ ਝਪਟ ਮਾਰ ਕੇ 
ਚਿੰਬੜ ਜਾਂਦੇ ਹਨ (ਦਪਟੈਂ) ਦੌੜ ਕੇ (ਸਪਟੈਂ) ਛੇਤੀ ਬੋਲ ਕੇ 
ਸੁੱਟ ਦੇਂਦੇ ਹਨ। 

'ਉਹ ਬਹਾਨਾ ਕਰ ਕੇ ਤੇ ਕੁਝ ਸ਼ਰਮਿੰਦੇ ਹੋ ਕੇ। 


'ਕ੍ਰਿਸ਼ਨ। 
ਧੂੜ ਨਾਲ (ਲਿਬੜੇ ਹੋਏ)। 


।(ਅਘਟੈਂ) ਬਹੁਤੀਆਂ ਬੇਮੇਲ ਤੇ ਬਿਖੜੀਆਂ ਖੇਡਾਂ ਬਣਾਉਂਦੇ 
ਹਨ ਅਤੇ (ਅਲੇਲ) ਅਣਬਣ (ਖੇਡਾਂ) ਕਰਦੇ ਹਨ ਜੋ 
ਸੁਹਣੀਆਂ ਲੱਗਦੀਆਂ ਹਨ। 

'ਬਰਛੇ ਫੜ ਕੇ ਘੁਮਾਉਂਦੇ ਹਨ। 

'ਠੀਕ ਨਿਸ਼ਾਨੇ 'ਤੇ ਸੁੱਟਦੇ ਹਨ। 


'ਚੰਗੇ ਮੁੰਡੇ ਚੁਣ ਕੇ ਉਨ੍ਹਾਂ ਦਾ ਮੇਲ ਕਰਦੇ ਹਨ, ਦੋਹੀਂ ਪਾਸੀਂ 
ਫ਼ੌਜ ਬਣਾਉਂਦੇ ਹਨ। 
'ਪ੍ਰਰ ਕੇ। 


'ਹਾਲ ਦੁਹਾਈ ਪਾਉਂਦੇ ਹਨ। 


'ਵੈਰੀ। 
'ਇਸ ਤਰ੍ਹਾਂ। 
'ਨਟ ਵਾਂਗ। 
'ਮੋੜਦਾ। 


'ਗਿੱਝ ਕੇ। 
'ਪ੍ੇਰ ਕੇ ਖਿਡਾਉਂਦੇ ਤੇ ਚੀਕਾਂ ਮਾਰਦੇ ਹਨ। 


'(ਧਮਾਰ ਧਵਾਇ) ਲੁੱਡੀ ਪਾਉਂਦੇ ਧੱਕੋ-ਧੱਕੀ ਹੁੰਦੇ (ਧੂਮ) 
ਅਨ੍ਹੇਰੇ ਕਰ ਕੇ (ਧੁਦਕੀ) ਧੁੱਦਲ ਵਿੱਚ (ਧੁਕ) ਡਿੱਗ ਪੈਂਦੇ 
ਹਨ, ਧੂੜ ਨੂੰ ਧਾਰ ਕੇ (ਧੂਸਰ) ਧੂੜ-ਰੰਗੇ ਹੋ ਜਾਂਦੇ ਹਨ। 





1220 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਮਕਾਵਤ ਦੈ ਧਮਕੀ, ਤਮਕੀ 

ਧਰ ਕੈ, ਧਰ ਡਾਰਤ ਜੌਨ ਅਰੈਂ'। 'ਧਮਕੀ ਦੇ ਕੇ ਡਰਾਉਂਦੇ ਹਨ ਜਿਹੜਾ ਅੜਦਾ ਹੈ ਉਸ ਨੂੰ 
ਗ਼ੁੱਸੇ ਹੋ ਕੇ ਧਰਤੀ 'ਤੇ ਸੁੱਟ ਦੇਂਦੇ ਹਨ। 

ਸੁਤ ਕੇਹਰ ਜਜੋਂ ਗਜ ਛੌਨਨ ਮੈਂ, 

ਭੁਖ ਪੌਨਨ ਮੈ ਜਿਮ ਜਾਨ ਹਰੈ! ॥੧੧॥ 'ਜਿਵੇਂ ਹਾਥੀ ਦੇ ਬੱਚਿਆਂ ਵਿੱਚ ਸ਼ੇਰ ਦਾ ਪੁੱਤਰ ਅਤੇ ਸੱਪਾਂ 
ਵਿੱਚ ਜਿਵੇਂ (ਜਾਨ ਹਰੈਂ) ਗਰੁੜ। 

ਚ਼ਲਿ ਗੰਗ ਵਿਖੈ ਭਲ ਸੋਂ ਧਸ ਕੈ', 'ਚੰਗੀ ਤਰ੍ਹਾਂ ਵੜ ਕੇ। 

ਜਲ ਛੀਂਟਨਿ ਜੰਗ ਮਚਾਵਤ ਹੈਂ। 

ਨਿਕੁਰੀ ਗਹਿ ਸਾਫ ਕਬੀ ਜਲ ਪੈ, 

ਬਲ ਸੰਗ ਚਲਾਇ ਫੰਧਾਵਤ ਹੈਂ'। 'ਟਪਾਉਂਦੇ ਹਨ। 

ਤਰਨੀ' ਚ਼ਢਿ ਤੈਰਤ ਸੈਰ ਕਰੈਂ, 'ਬੇੜੀ। 

ਨ ਡਰੈਂ ਧਰ ਧੈਰ ਬੰਧਾਵਤ ਹੈ”। 'ਡਰ ਨਹੀਂ ਧਾਰਦੇ ਤੇ ਧੀਰਜ ਬੰਨ੍ਹਾਉਂਦੇ ਹਨ। 

ਅਛਰੀ ਲਖਿ, ਹਾਸ ਹਸਾਵਤ ਹੈਂ! ॥੧੨॥ '(ਪਾਣੀ 'ਚ) ਉਲਟ ਪੁਲਟ ਹੁੰਦੇ ਹਨ, ਮੱਛਰੀ ਹੋਈ ਚੰਗੀ 
ਮੱਛੀ ਵਾਂਗ ਜਾਣ ਕੇ ਹੱਸਦੇ ਤੇ ਹਸਾਉਂਦੇ ਹਨ। 

ਗੁਰੁ ਕੀ ਸ਼ਕਤੀ ਬਲ ਤੇਜ ਪ੍ਰਤਾਪ ਕੀ, 

ਧੂਮ ਪਰੀ' ਪੁਰ ਮੈਂ ਪਿਖ ਹੈਂ। 'ਮਸ਼ਹੂਰੀ ਹੋਈ। 

ਇਹੁ ਕਾਂਨ੍ਹ' ਸਮਾਨ ਬਲੀ ਦਿਖ ਹੈਂ। 'ਕ੍ਰਿਸ਼ਨ। 

ਬਡ ਪੀਰ ਫਕੀਰ ਜਤੀ ਸਿਧ ਨਾਥ, 

ਨਿਵਾਵਤ ਸੀਸ ਸਮੰ ਸਿਖ ਹੈ”। 'ਸਿੱਖਾਂ ਵਾਂਗ। 

ਇਹੁ ਬਾਲਕ ਚਾਰਕ ਸਾਲਕ ਕੋ, 

ਪਰ ਤਾਲਕ' ਖਾਲਕ ਸੇ? ਰਖ ਹੈਂ ॥੧੨॥ 'ਸਬੰਧ। “ਪ੍ਰਮੇਸ਼ਰ ਨਾਲ। 

ਮੁਖ ਤੇ ਕਹਿੰ ਜੋ ਝੱਟ ਹੋਵਤਿ ਸੋ, 

ਇਨਿ ਕਾ ਨਹਿਂ ਜਾਵਤ ਤੇਜ ਸਹਾ'। 'ਸਹਾਰਿਆ ਨਹੀਂ ਜਾਂਦਾ। 

ਪੁਰ ਗਾਵਨ ਤੈ' ਸੁਨ ਕੈ ਜਸ ਆਵਨਿ, 'ਸ਼ਹਿਰਾਂ ਤੇ ਪਿੰਡਾਂ ਤੋਂ। 

ਭਾਵਨਿ' ਧਾਰਤ ਹੈਂ ਸੁ ਮਹਾ। 'ਸ਼ਰਧਾ। 

ਕਰ ਸੈ ਪਰਸੈਂ ਪਗ ਪੰਕਜ ਕੋ, 

ਦਰਸੈਂ ਹਰਸੈਂ ਸੁਨ ਰੁਪ ਅਹਾ'। 'ਹੱਥਾਂ ਨਾਲ ਚਰਨ ਕੰਵਲਾਂ ਨੂੰ ਛੋਂਹਦੇ ਹਨ, ਸੁੰਦਰ ਸਰੂਪ ਦੇ 


ਦਰਸ਼ਨ ਕਰ ਕੇ ਪ੍ਰਸੰਨ ਹੁੰਦੇ ਹਨ। 
ਅਰਪਾਇਨ ਪਾਇਨ ਪਾਸ ਉਪਾਇਨ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1221 


ਪਾਇਨ ਬਾਂਛਿਤ ਜੈਸ ਚਹਾ' ॥੧੪॥ 


ਆਵਤਿ ਤੀਯ ਬਨੀਨ ਧਨੀਨ, 
ਬਨੀ ਸੁ ਠਨੀ ਗੁਰੁ ਧਾਮ ਅਪਾਰੈਂ”। 


ਮਾਥ ਝੁਕਾਇਨਿ ਪਾਇਨਿ ਮਾਇਨਿ', 


ਪ੍ਰਮੋਦ ਬਿਨੋਦ ਬਢਾਇ ਬਿਹਾਰੈਂ' ॥ ੧੫॥ 
ਕੰਜਨ ਸੇ ਪਗਰੰਜਨ ਜੋ ਮਨਿ, 

ਜੂੰਮਤਿ ਘੂੰਮਤਿ ਸੋ ਅਲਨੀ ਸੀ'। 

ਮੋਚਨ ਤਾਪ ਸਕੋਚਨ ਸੋਚਨ, 

ਲੋਚਨ ਲੋਚ ਸਮੰ ਨਲਨੀ ਸੀ'। 


ਸੁਨ ਸੂਰਤ ਪੂਰਤ ਹੈ ਕਲਨੀ ਸੀ'। 
ਕੰਜ ਸਸੀ ਰਵਿ ਕਾਮ ਸਦੋਖ, 
ਅਦੋਖ ਗੁਰੂ ਕਹਿਂ ਸੋ ਭਲਨੀ ਸੀ' ॥੧੬॥ 


ਮੇਵੇ ਮਿਠਾਈ ਸਲੌਨੇ' ਛਕਾਇ, 
ਖਿਲੌਨੇ ਸਲੌਨੇ' ਚਢਾਇ ਰਿਝਾਵੈਂ। 
ਪਗ ਧੂਰ ਪੁਨਾ ਪੁਨ ਲੈ ਦ੍ਰਿਗਿ' ਲਾਵੈਂ। 
ਆ ਗਿਨਤੀ ਬਿਨਤੀ ਮਿਨਤੀ ਕਰਿ ਕੈ 
ਗਿਨਤੀ, ਰੁਖ ਜੋ ਗੁਰੁ ਪਾਵੈਂ'। 


ਤੌ ਕਰ ਜੋਰਿ ਬਹੋਰ ਨਿਹੋਰ, 


'ਚਰਨਾਂ ਪਾਸ ਭੇਟਾ ਅਰਪਦੇ ਹਨ ਜਿਸ ਤਰ੍ਹਾਂ ਦੀ ਇੱਛਾ ਹੁੰਦੀ 
ਹੈ ਉਸੇ ਤਰ੍ਹਾਂ ਦਾ ਮਨ-ਇੱਛਤ (ਫਲ) ਪਾ ਲੈਂਦੇ ਹਨ। 


'ਗੁਰਾਂ ਦੇ ਘਰ ਵਿੱਚ ਧਨੀ ਬਾਣੀਆਂ ਦੀਆਂ ਇਸਤ੍ਰੀਆਂ ਬਹੁਤ 
ਬਣ ਠਣ ਕੇ ਆਉਂਦੀਆਂ ਹਨ। 
'ਮਾਤਾਵਾਂ ਦੇ ਚਰਨਾਂ 'ਤੇ। 


'ਅਨੰਦ ਨਾਲ ਦੇਖਦੀਆਂ ਹਨ। “ਜਦੋਂ ਉਹ ਸਾਹਿਬਜ਼ਾਦੇ ਦਾ 
ਰੁਖ਼ ਦੇਖਦੀਆਂ ਹਨ। 

'ਅਨੰਦ ਨਾਲ। 

'ਬਹੁਤਾ ਅਨੰਦ ਤੇ ਉਤਸ਼ਾਹ ਵਧਾ ਕੇ ਫਿਰਦੀਆਂ ਹਨ। 


'ਕੰਵਲਾਂ ਵਰਗੇ ਚਰਨ ਜੋ ਮਨ ਨੂੰ ਪ੍ਰਸੰਨ ਕਰਨ ਵਾਲੇ ਹਨ 
(ਉਹਨਾਂ ਨੂੰ) ਭੌਰੀਆਂ ਵਾਂਗ ਚੁੰਮਦੀਆਂ ਫਿਰਦੀਆਂ ਹਨ। 


'ਤਾਪਾਂ ਨੂੰ ਕੱਟਣ ਵਾਲੇ ਸੋਚਾਂ ਨੂੰ ਮੇਟਣ ਵਾਲੇ (ਸਤਿਗੁਰਾਂ ਦੀ) 
ਨੇਤ੍ਰਾਂ ਦੀ ਦ੍ਰਿਸ਼ਟੀ ਨਲਨੀ (ਤੋਤੇ ਨੂੰ ਫਸਾਣ ਵਾਲੇ ਜੰਤਰ) ਵਾਂਗ 
ਹੈ। 

'ਤਿੰਨਾਂ ਪੁਰੀਆਂ (ਸੁਰਗ, ਮਾਤ ਤੇ ਪਤਾਲ) ਨੂੰ। 


'ਸ਼ਕਲ ਕਲੀ ਵਾਂਗ ਸੁੰਦਰਤਾ ਨਾਲ ਭਰੀ ਹੋਈ ਹੈ। 


'ਕੰਵਲ, ਚੰਦ, ਸੂਰਜ ਤੇ ਕਾਮ ਦੋਸ਼ਾਂ ਸਹਿਤ ਹਨ ਉਹ 
(ਇਸਤ੍ਰੀਆਂ) ਗੁਰਾਂ ਨੂੰ ਚੰਗੀ ਤਰ੍ਹਾਂ ਦੋਸ਼ਾਂ ਤੋਂ ਰਹਿਤ 
ਕਹਿੰਦੀਆਂ ਹਨ। 

'ਲੂਣ ਵਾਲੇ। 

'ਸੁੰਦਰ। 


'ਨੇਤਰਾਂ ਨੂੰ। 


!'ਅਣ-ਗਿਣਤ ਬੇਨਤੀਆਂ ਤੇ ਮਿੰਨਤਾਂ ਕਰ ਕੇ ਵਿਚਾਰਦੀਆਂ 
ਹਨ (ਪਰ ਓਦੋਂ ) ਜਦੋਂ ਗੁਰਾਂ ਦਾ ਰੁਖ਼ ਪਾਉਂਦੀਆਂ ਹਨ। 





ਉਆ. ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਚੋਰ ਮਨੋਰਥ ਕੇਰ ਸੁਨਾਵੈਂ! ॥੧੭॥ 


ਕਿਸ ਹੀ ਮਿਸ' ਦੇਤ ਗੁਰੂ ਬਰ ਭਾਰੇ। 
ਜੈਸ ਕਹੈਂ ਫਲ ਤੈਸ ਲਹੈਂ ਵਹਿ', 
ਭੀਰਰਹੈ ਅਰਥੀਨਿ' ਦੁਆਰੇ। 
ਆਧਿ ਬਿਆਧਿ ਉਪਾਧਿ ਕਟੈਂ, 

ਤਿਨ ਤਾਪ ਸਰਾਪ ਮਿਟੈ ਬਿਨ ਬਾਰੇ'। 
ਧੂੰਮ ਪਰੀ ਸਬ ਦੇਸ ਵਿਖੇ, 

ਪੁਗਟੇ ਅਵਤਾਰ ਬਲੀ ਕਹਿੰ ਸਾਰੇ ॥ ੧੮॥ 
ਸ਼ਕਤੀ ਪਿਖ ਕੈ ਸੁ ਗਤੀ' ਗੁਰੁ ਕੀ, 
ਭਗਤੀ ਸੁ ਗਰੀਬ ਗਨੀਨ' ਗਹੀ ਹੈ। 
ਸੇਠ ਜਗੱਤ' ਭਗੱਤ ਭਯੋ, 

ਸਤਿਨਾਮ ਸੁਮੱਤਿ ਸੁਗੱਤਿ' ਲਹੀ ਹੈ। 
ਔਰ ਨੁਵਾਬ ਸ਼ਿਤਾਬ' ਰਹੀਮ ਖਾਂ, 
ਹੋਇ ਹਲੀਮ ਕਰੀਮ ਚਹੀ ਹੈ'। 
ਜਾਂਹਿ ਜਗੀਰ ਸਬਾਗ ਦਈ ਬਹੁ, 

ਹੈ ਅਬਿ ਲੌ ਗੁਰੁਦ੍ਰਾਰ ਤਹੀਂ ਹੈ ॥ ੧੯॥ 
ਬਿੱਪਰ' ਦੱਤ ਤਬੈ ਅਲਵੱਤ”, 
ਸੁਮੱਤਿ ਹੁਤੋ ਨ੍ਰਿਪ' ਚਿੱਤ ਸਫਾਏ। 
ਨਾਮ ਹੁਤੋ ਸ਼ਿਵ ਦੱਤ ਮਹੱਤ', 
ਭਗੱਤਿ ਹਰੀ ਨਿਤ ਅੱਤਿ' ਕਮਾਏ। 
ਸਿੱਖ ਭਯੋ ਗੁਰੁ ਕਾ ਸੁਨ ਕੈ ਜਸ, 

ਸੇਵ ਕਰੀ ਬਹੁਧਾ' ਮੁਦ ਪਾਏ। 

ਖੇਲਤ ਬਾਲਕ ਹੈਂ ਤਿਨ ਕੇ 


ਗੁਰੁ ਸੋਂ, ਨਿਤ ਆਇ ਸੁ ਹੇਤ ਬਢਾਏ ॥ ੨੦ ॥ 


ਸੋ ਸਗੀਆ ਬਘੀਆ ਪਰ ਲੈ 
ਗੁਰੁ ਕੋ, ਬਗੀਆ ਪਗੀਆ ਮੁਦ ਜਾਹੀਂ'। 


ਤਾਲ' ਤਮਾਲ” ਰਸਾਲ” ਬਿਸਾਲ 


'ਤਾਂ ਹੱਥ ਜੋੜ ਕੇ ਫੇਰ ਨਿੰਮੁਤਾ ਸਹਿਤ ਆਪਣੇ ਮਨੋਰਥ ਦਾ 


ਨਿਚੋੜ ਸੁਣਾਉਂਦੀਆਂ ਹਨ। 


'ਬਹਾਨੇ। 
'ਉਹ (ਇਸਤ੍ਰੀਆਂ)। 
'ਮੰਗਤਿਆਂ ਦੀ। 


ਦੇਰੀ ਤੋਂ ਬਿਨਾਂ। 


'ਸ੍ਰੇਸ਼ਟਰੀਤੀ। 

'ਧਨੀਆਂ ਨੇ। 

'ਜਗਤਾ ਸੇਠ। 

'ਚੰਗੀ ਕਲਿਆਣ। 

ਛੇਤੀ। 

'ਨਿੰਮੂਤਾ ਵਾਲਾ ਹੋ ਕੇ ਬਖ਼ਸ਼ਸ਼ ਮੰਗੀ ਹੈ। 


'ਬ੍ਰਹਮਣ। “ਬਿਨਾਂ ਸੰਸੇ ਤੋਂ। 
'ਰਾਜਾ। 

'ਵੱਡਾ ਨਾਮ। 

'ਬਹੁਤੀ ਭਗਤੀ। 


'ਬਹੁਤ ਤਰ੍ਹਾਂ 


ਉਹ (ਸਗੀਆ) ਸੰਗ (ਨਾਲ) ਬੱਘੀ ਉੱਤੇ ਲੈ ਕੇ (ਬਗੀਆ) 
ਬਾਗ ਵਿੱਚ ਅਨੰਦ 'ਚ (ਪਗੀਆ) ਲੀਨ ਹੋ ਕੇ ਜਾਂਦੇ ਹਨ। 


'ਇਕ ਬ੍ਰਿੱਛ। “ਤੇਜ ਪੱਤ੍ਰ। “ਅੰਬ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1223 


ਜੁਹੀ' ਕਦਲੀ” ਮਲਕਾ” ਮਹਕਾਹੀਂ। 


ਜਾਤਿ ਅਨੇਕ ਸੁ ਭਾਂਤਿ ਬਿਭਾਂਤਿ', 
ਸੁਹਾਤ ਲਗੇ ਫਲ ਫੂਲ ਮਹਾਹੀਂ। 


ਬਿਹੰਗ', ਮਨੋਂ ਗੁਰੁ ਕੋ ਜਸ ਗਾਹੀਂ ॥੨੧॥ 


ਮਾਲੀ ਰਚਾਇ ਸੁ ਡਾਲੀ' ਲਜਾਇ, 


ਬਿਸਾਲੀ ਇਨਾਮ ਗੁਰੂ ਦਿਲਵਾਹੀਂ। 

ਸੈਰ ਕਰੈ ਫਿਰਿ ਰੌਸ਼ਨ ਪੈ', 

ਗੁਰੁ ਹੋਤ ਖਰੇ ਪਿਖ ਕੈ ਵਰ ਛਾਹੀਂ”। 
ਬੂਝਤ ਹੈਂ ਗੁਨ ਨਾਮ ਤਰੈਂ', 

ਵਹਿ ਜੋਰਿ ਕਰੈਂ' ਉਚਰੈਂ ਛਿਨ ਤਾਹੀਂ। 
ਲੈ ਫਲ ਫੂਲ ਭਲੇ ਮਨ ਭਾਵਤ, 
ਮਾਤੁਲ' ਸੰਗ ਪੁਨਾ ਘਰ ਆਹੀਂ ॥੨੨॥ 
ਬੰਦਨ ਕੈ ਪਗ ਮਾਤਨ ਕੈ, 

ਬਹੁ ਬਾਤਨ ਕੈ' ਫਲ ਫੂਲ ਦਿਖਾਏ। 
ਬੋਲਨ ਤੈ ਛਬਿ ਕੇ ਸੁ ਤਰੰਗ' 

ਕਪੋਲਨ ਤੈ' ਉਠ ਹੈਂ ਮੁਦ ਦਾਏ”। 
ਮੋਹਿਤ ਹੈਂ ਮਨ ਕੋ ਸਥਿ ਕੇ, 

ਅਤਿ ਸੋਹਿਤ ਜੋਹਿਤ ਜੋ ਹਿਤ ਲਾਏ'। 
ਭੋਜਨ ਪਾਇ ਲਵਾਇ ਸਖਾ ਗਨ', 
ਖੂੰਡਿ ਖਿੱਦੋ ਗਹਿ ਖੇਲਨ ਧਾਏ' ॥੨੩॥ 
ਸਾਥ ਲੀਏ ਲਰਕਾ ਪੁਰਿ ਕੇ, 

ਬਿਹਰੈਂ” ਸੁਖ ਸੋਂ ਸੁਠ ਸੋਭ ਧਰੈ ਹੈਂ?। 
ਸੋ ਛਬਿ ਦੇਖਿ ਠਗੇ ਸਬਿ ਹੀ ਰਹਿਂ, 
ਚਾਹਿਂ ਤਿਯਾ ਨਰ ਪਾਇ ਪਰੈਂ” ਹੈਂ। 
ਭਾਮ' ਰਸੀ ਭਰਿ ਘੂੰਮ ਰਹੈਂ, 


ਪਗ ਚੂੰਮ ਨਿਛਾਵਰ' ਪ੍ਰਾਨ ਕਰੈਂ ਹੈਂ। 


'ਇਕ ਤਰ੍ਹਾਂ ਦੀ ਚੰਬੇਲੀ। “ਕੇਲਾ। “ਚੰਬੇਲੀ ਦੀ ਕਿਸਮ ਦਾ 
ਸੁਗੰਧ ਵਾਲੇ ਫੁੱਲਾਂ ਦਾ ਪੌਦਾ। 
ਹਾਂ ਤਰ੍ਹਾਂ ਦ। 


ਸਮੂੰਹ ਪੰਛੀ ਬੋਲਦੇ ਹਨ। (ਸੰ. ਕੂਜਨ-ਪੰਛੀਆਂ ਦਾ ਗੀਤ। ) 
'ਡਾਲੀ ਬਣਾ ਕੇ। (ਤਾਲੀ-ਫਲਾਂ ਫੁਲਾਂ ਆਦਿ ਨਾਲ ਸਜਾਈ 
ਹੋਈ ਟੋਕਰੀ ਜੋ ਕਿਸੇ ਮਹਾਨ ਪੁਰਸ਼ ਜਾਂ ਮਿੱਤ੍ਰ ਨੂੰ ਅਰਪਣ 
ਕਰੀ ਦੀ ਹੈ। ) 


'ਬਗ਼ੀਚੇ ਦੀਆਂ ਪਟੜੀਆਂ 'ਤੇ। 
ਚੰਗੀ ਛਾਂ ਵੇਖ ਕੇ। 
'ਦਰੱਖ਼ਤਾਂ ਦੇ। 

'ਉਹ ਹੱਥ ਜੋੜ ਕੇ। 


'ਮਾਮਾ ਜੀ। 


ਗੱਲਾਂ ਕਰਕੇ। 
ਸੋਭਾ ਦੀਆਂ ਲਹਿਰਾਂ। 
'ਗੱਲ੍ਹਾਂ ਤੋਂ। “ਅਨੰਦ ਦੇਣ ਵਾਲੀਆਂ। 


ਜੋ ਹਿਤ ਲਾ ਕੇ ਤੱਕਦਾ ਹੈ। 
ਬਹੁਤੇ ਮਿੱਤ੍ਰ ਨਾਲ ਲੈ ਕੇ। 
'ਖੂੰਡੀ ਤੇ ਖੁੱਦੋ ਪਕੜ ਕੇ ਖੇਡਾਂ ਵਿੱਚ ਦੌੜਦੇ ਹਨ। 


'ਫਿਰਦੇ ਹਨ। “ਸੁੰਦਰ ਸੋਭਾ ਧਾਰਦੇ ਹਨ। 


'ਇਸਤ੍ਰੀਆਂ ਤੇ ਪੁਰਸ਼ ਪੈਰੀਂ ਪੈਣ ਲਈ ਚਾਹੁੰਦੇ ਰਹਿੰਦੇ ਹਨ। 
'(ਭਾਮ) ਇਸਤ੍ਰੀਆਂ (ਰਸੀ) ਰਸ ਵਿੱਚ ਭਰ ਕੇ ਘੁੰਮ ਰਹੀਆਂ 
ਹਨ। 

'ਵਾਰਨਾ। 





1224 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੋਦ ਕੇ' ਮਾਨ-ਸਰੋਵਰ ਮੈਂ 
ਜਨਰਾਜ ਮਰਾਲ' ਸਪੂਤ ਤਰੈਂ ਹੈਂ ॥ ੨੪॥ 
ਯਾ ਬਿਧਿ ਖੇਲਤ ਹੈਂ ਬਹੁਧਾ ਗੁਰੁ, 

ਬੀਰ ਸਧੀਰਨ ਸੀ ਛਬਿ ਦੈ ਹੈ”। 
ਆਯੁਧ' ਦੇਖ ਬਿਸੇਖ ਚਹੈਂ”, 

ਕਰ ਮਾਂਹਿ ਗਹੈਂ ਫਿਰ ਮਾਤੁਲ ਲੈ ਹੈ'। 
ਸੇਲ' ਗੁਲੇਲ ਭੁਮਾਤ ਚਲਾਤ 

ਸੁਹਾਤ, ਇਹੀ ਧਨੁ ਤੀਰ ਤਚੈ ਹੈ”। 

ਬੇਧਤਿ ਲੱਛ ਪੁਤੱਛ ਬਿਲੱਛ 

ਸਮੱਛ', ਸੁ ਲੋਗਨ ਅੱਛ? ਦਿਥੈ ਹੈਂ ॥੨੫॥ 


ਸੰਗਤ ਨਾਹਿੰ' ਕਬੀ ਕਿਸ ਤੈ, 

ਸੁ ਨਿਸੰਕ ਹਤੈਂ ਨਰ ਅੰਕਨ ਮੈਂ ਹੈੱ!। 

ਬੰਕ ਬਿਲੋਕ ਨ ਰੋਕ ਸਕੈਂ', 

ਬਰ ਸਾਪਨ ਤੈ' ਸਬਿ ਲੌਕ ਡਰੈ ਹੈਂ। 

ਮਾਰਤ ਜਾਨਵਰੈਂ ਨ ਰੁਕੈਂ, 

ਨ ਉਕੈਂ ਨਭ ਤੈ ਹਤ ਚੀਲ ਗਿਰੈ ਹੈਂ”। 

ਫੋਰਿਤ ਹੈਂ ਘਟ' ਨਾਰਿਨ ਕੇ, 

ਭਿਗਿ ਬਾਰਨਿ ਜਾਤ ਸੁ ਗਾਰਨ ਦੈ ਹੈਂ! ॥੨੬॥ 


ਕੂਪ ਹੁਤੋ ਮਿਸ਼ਟੇ ਜਲ ਵਾਰ, 
ਦੁਆਰ ਗੁਰੂ ਮਧ ਘੇਰ ਉਦਾਰੀ'। 


ਆਦਿ ਗੁਰੂ' ਬਰ ਦੈ ਮਿਸ਼ਟਾ ਕਿਯ, 
ਔਰ ਹੁਤੋ ਪੁਰ ਮੈਂ ਸਬਿ ਖਾਰੀ। 

ਯਾ ਹਿਤ ਲੈ ਘਟ ਓਢਿ ਸੁਠੈ ਪਟ, 
ਆਵਤਿ ਠੱਟ ਗਰੱਟ ਜੁ ਨਾਰੀ'। 
ਛੋਰਿ ਗੁਲੇਲੇ ਝਟਾਪਟ ਫੋਰਿ 


ਗੁਰੂ ਘਟ, ਅੱਟ ਹਸੈਂ ਡਰ ਡਾਰੀ' ॥੨੭॥ 
ਭੀਜਤ ਨਾਰਿ ਪੁਸੀਜਤ ਬਾਰ' 


'ਅਨੰਦ ਦੇ। 
'ਰਾਜ ਹੰਸਾਂ ਦੇ। 


'ਧੀਰਜਵਾਨ ਸੂਰਮਿਆਂ ਵਰਗੀ ਸੋਭਾ ਦੇ ਰਹੇ ਹਨ। 
'ਸ਼ਸਤ੍। “ਬਹੁਤ ਚਾਹੁੰਦੇ ਹਨ। 


'ਬਰਛੇ। 
'ਇਹੋ ਹੀ ਧਨੁਸ਼ ਤੇ ਤੀਰ ਛੱਡਦੇ ਹਨ। 


'ਪ੍ਰਤੱਖ ਤੇ ਵਿਲੱਖਣ ਨਿਸ਼ਾਨਾ ਸਾਹਮਣਿਓਂ ਵਿੰਨ੍ਹਦੇ ਹਨ। 
“ਚੰਗੀ ਤਰ੍ਹਾਂ। 

'ਡਰਦੇ ਨਹੀਂ 

'ਨਿਡਰ ਹੋ ਕੇ ਆਦਮੀਆਂ ਦੇ ਅੰਗਾਂ 'ਚ ਮਾਰਦੇ ਹਨ। 

'ਟੇਢਾ ਦੇਖ ਕੇ ਗੁਰਾਂ ਨੂੰ ਰੋਕ ਨਹੀਂ ਸਕਦੇ। 

'ਵਰ ਤੇ ਸਰਾਪ ਤੋਂ। 


'ਅਕਾਸ਼ ਤੋਂ ਇੱਲਾਂ ਨੂੰ ਮਾਰ ਕੇ ਡੇਗ ਲੈਂਦੇ ਹਨ। 

'ਘੜੇ। 

ਹਨ। 

ਮਿੱਠੇ ਪਾਣੀ ਵਾਲਾ ਖੂਹ ਸੀ ਗੁਰਾਂ ਦੇ ਬੂਹੇ ਵਿੱਚ ਵੱਡੇ ਘੇਰੇ 


ਵਾਲਾ। 
'ਗੁਰੂ ਨਾਨਕ ਦੇਵ ਜੀ। 


'ਸੁੰਦਰ ਕੱਪੜੇ ਪਹਿਨ ਕੇ ਤੇ (ਗਰੱਟ) ਟੋਲਾ (ਠੱਟ) ਬਣਾ ਕੇ 
ਜੋ ਇਸਤ੍ੀਆਂ ਆਉਂਦੀਆਂ ਹਨ। 


'ਡਰ ਤਿਆਗ ਕੇ (ਅੱਟ) ਬਹੁਤਾ ਹੱਸਦੇ ਹਨ। 
'ਇਸਤ੍ਰੀਆਂ ਭਿੱਜਦੀਆਂ ਤੇ ਬੱਚੇ ਖ਼ੁਸ਼ ਹੁੰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1225 


ਸੁ ਖੀਝਤ ਗਾਰਿ ਨਿਕਾਰਤ ਜੈ ਹੈਂ। 

ਦੇਤ ਉਪਾਲੌਭ' ਮਾਤ ਤਈਂ, 

ਸੁਤ ਕੋ ਬਰਜੋ ਤਰਜੋ ਕਿ ਨ ਕੈਹੈਂ”। 
ਫੋਰਤ ਹੈਂ ਤਿਯ ਕੀ ਗਗਰੀ', 

ਸਗਰੀ ਨਗਰੀ ਮਧ ਰੌਰ ਪਰੈ ਹੈ। 

ਚੋਟ ਚਲਾਵਤ ਖੋਟ ਕਮਾਵਤ, 

ਢੋਟ' ਤੁਮਾਰ ਨਿਫੋਟ ਸੁਨੈ ਹੈਂ£ ॥੨੮॥ 
ਜਾਇ ਕਹੈਂ ਹਮ ਹਾਕਮ ਪੈ, 

ਚੁਟੀਆ ਗਹਿ ਕੈ ਢੁਟੀਆ ਸੁ ਲਿਜਾਹੀ”। 
ਦੈਨ ਪਰੈ ਚਟੀਆ' ਝਟੀਆ?, 
ਖਟੀਆ' ਬਦਨਾਮੀ ਸੁ ਲੇਹੁ ਹਟਾਈ। 
ਕਾਂਹਿ ਕਰੈਂ ਹਮਰੇ ਬਸ ਨਾਂਹਿ, 

ਰਖੇ ਮਨ ਮੋਹਿ ਇਨੈ ਸਬਿ ਕਾਹੀ। 

ਯਾ ਹਿਤ' ਡੋਰ ਪ੍ਰੇਮ ਬਧੀ ਹਮ, 

ਖਾਵਤ ਚੋਟ ਪੁਨਾ ਪੁਨ ਆਹੀ ॥ ੨੯॥ 
ਮਈਆ ਮਈਆ ਪਰਦੇਸ ਸੁਨੋਂ ਤੁਮ, 
ਦਈਆ ਦਈਆ ਇਕ ਪੂਤ ਤਿਹਾਰੇ'। 


ਤਾਂ ਪਰ ਸੁੰਦਰ ਹੈ ਅਤਿ ਹੀ ਛਬਿ, 
ਕੋਟਿਕ ਕਾਮ ਸਸੀ ਰਵਿ ਵਾਰੇ'। 


ਹੈ ਬਖਿਯਾਤ ਸੁਹਾਤ' ਹਮੈਂ, 
ਸ਼ਕਤੀ ਕਰਮਾਤ ਦਿਖਾਤ ਅਪਾਰੇ। 
ਔਰ ਡਰੈਂ ਬਰ ਸਾਪਨ ਤੈ ਹਮ, 


ਜਾਂ ਹਿਤ ਨਾਹਿ ਸੁ ਚਾਹਿਂ ਬਿਗਾਰੇ ॥੩੦॥ 


ਕਾਨ੍ਹ ਸਮਾਨ ਥਯੋ' ਤੁਮਰੋ ਸੁਤ, 
ਕੂਪ ਸੁ ਘਾਟ ਭਯੋ ਜਮੁਨਾਰੀ'। 
ਪਟਨਾ ਬ੍ਰਿਜ ਭੂਮਿ ਸਹੀ ਹਾਮ ਗ੍ਰਾਰਨਿ', 
ਧੂੰਮ ਮਚਾਇ ਰਖੀ ਕਮਨਾਰੀ'। 


'ਉਲਾਂਭੇ। 
'ਕਹਿੰਦੀਆਂ ਹਨ ਕਿ ਪੁੱਤਰ ਨੂੰ ਤਾੜ ਕੇ ਕਿਉਂ ਨਹੀਂ ਰੋਕਦੇ। 
'ਔਰਤਾਂ ਦੀਆਂ ਗਾਗਰਾਂ। 


'ਬਾਲਕ। “ਸਾਫ਼ ਸਾਫ਼ ਕਹਿੰਦੀਆਂ ਹਨ। 


'ਕੇਸਾਂ ਦੇ ਜੂੜੇ ਤੋਂ ਫੜ ਕੇ ਤੁਹਾਡੇ ਲੜਕੇ ਨੂੰ ਲੈ ਜਾਣਗੇ। 
'ਚੱਟੀ, ਦੰਡ। 'ਛੇਤੀ। 
'ਖੱਟੋਂਗੇ। 


।(ਮਈਆ) ਹੇ ਮਾਤਾ ਜੀ ਸੁਣੋ ਪ੍ਰਦੇਸ (ਮਈਆ) ਵਿੱਚ 
ਤੁਹਾਨੂੰ (ਦਈਆ) ਪ੍ਰੇਰਕ ਪ੍ਰਮੇਸ਼ਰ ਨੇ ਇਕ ਪੁੱਤਰ ਦਿੱਤਾ ਹੈ। 


'ਕ੍ਰੋੜਾਂ ਕਾਮ, ਚੰਦ ਤੇ ਸੂਰਜ ਜਿਨ੍ਹਾਂ ਦੀ ਬਹੁਤ ਹੀ ਸੁੰਦਰ ਸੋਭਾ 
ਹੈ (ਉਹ) ਉਨ੍ਹਾਂ (ਕਲਗੀਧਰ ਜੀ) ਉਪਰੋਂ (ਆਪਣੇ ਆਪ 
ਨੂੰ) ਵਾਰਦੇ ਹਨ। 

ਪ੍ਰਗਟ ਹੀ ਚੰਗੇ ਲਗਦੇ ਹਨ। 


'ਹੋਇਆ ਹੈ। 

'ਖ਼ੂਹ ਜਮਨਾ ਦਾ ਘਾਟ ਹੋ ਗਿਆ ਹੈ। 
'ਠੀਕ ਅਸੀਂ ਗੋਪੀਆਂ ਹਾਂ। 

'ਸੁੰਦਰ (ਸਾਹਿਬਜ਼ਾਦੇ ਨੇ)। 





1226 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਟ ਮਾਰਤ ਫਾਰਤ ਹੈ ਘਟ ਐ ਪਟ', 

ਯੇ ਹਮ ਕੋ ਰਮਕੌ ਗਮ ਨਾਰੀ'। 

ਬਡ ਚਿੰਤ ਇਹੈ ਮਤ ਤੁਰਕ ਗਹੈਂ', 

ਮਗ ਦੇਸ ਲਹੈਂ ਤੁ ਬਹੈਂ ਦ੍ਰਿਗ ਬਾਰੀ' ॥ ੩੧॥ 
ਦੇਤ ਜਦੀ ਦੁਖ ਏ ਹਮ ਕੋ, 

ਹਮ ਜਾਨਤ ਏਹੁ ਕਸੋਟੀ ਕਸੈ ਹੈ'। 

ਜੈਸ ਕੁਲਾਲ ਘਟੈ ਘਟ ਕੋ ਸਟ, 

ਦੈ ਹਥ ਅੰਦਰ ਖੋਟ ਕਵਢੈ ਹੈ'। 


ਰੂਪ ਅਨੂਪਮ ਚਿੱਤ ਬਸ੍ਯੋ, 

ਬਿਨ ਦਾਮ' ਬਿਕੀ ਪਿਖਤੀ ਨਰਜੈ ਹੈਂ। 

ਘਟ ਫੋਰਤ ਹੋਰ ਲਿਆਵਤ ਹੈਂ, 

ਹਮ ਛੋਰਤ ਆਵਨ ਨਾਹਿ ਕਦੈ ਹੈਂ! ॥੩੨॥ 
ਪਰ ਕਾਮ ਬੁਰੋ ਬਦਨਾਮ ਇਹੈ, 

ਪੁਰ ਲੋਗ ਤਮਾਮ ਬੁਰਾ ਮਨ ਮਾਨੈ। 


ਦੇਸ ਤਜਯੋ ਪਰਦੇਸ ਅਏ, 

ਨ ਬਸੇਸ' ਚਲੈ ਬਲ, ਯਾਂਹਿ ਠਿਕਾਨੈਂ?। 
ਜ਼ਾਲਮ ਹੈਂ ਅਨਿੱਜਾਈ ਅਤੀ', 

ਤੁਰਕ ਹਾਕਮ ਨਾ ਕਿਤ ਇੱਜ਼ਤ ਹਾਨੈ'। 
ਯਾਂ ਹਿਤ ਸੋ ਕਰਿ ਮਾਤ ! ਉਪਾਇ, 
ਜਿਮੈਂ ਇਹੁ ਬਾਤ ਗੁਰੂ ਪਰਿਹਾਨੈਂ' ॥ ੨੩ ॥ 
ਮਾਤ ਤਿਨੈ ਸਿਤਕਾਰ ਭਲੇ, 

ਮਿਦੁ ਬੋਲਿ' ਸੁ ਧੀਰਜ ਨੀਕ ਧਰਾਈ। 
ਦੈ ਢਿਗ ਤੈ ਧਨ ਟਾਰਤ ਹੈ, 

ਪੁਨ ਆਵਤ ਔਰ ਪੁਕਾਰਤ ਯਾਹੀ। 

ਰੌਰ ਰਹੇ ਗੁਰੁ ਪੌਰ ਇਦਾਂਹੀ'। 

ਦੈ ਬਹੁ ਪਜਾਰ ਬਿਹਾਰ' ਸੁਨਾਇ, 

ਰਹੀ ਸਮਝਾਇ ਸੁਤੈਂ ਬਹੁਧਾ ਹੀ' ॥੨੪॥ 


'ਘੜੇ ਤੇ ਬਸਤੂ। 
'ਇਹ ਸਾਨੂੰ ਜ਼ਰਾ ਭੀ ਫ਼ਿਕਰ ਨਹੀਂ। 


ਜੇ ਦੇਸ ਦਾ ਰਸਤਾ ਲੈ ਲੈਣ ਤਾਂ (ਸਾਡੇ) ਨੇਤ੍ਰਾਂ ਚੋਂ ਪਾਣੀ 


ਵਗੇਗਾ। 


ਕਸਵੱਟੀ 'ਤੇ ਪਰਖਦਾ ਹੈ। 


'ਜਿਵੇਂ ਘੁਮਿਆਰ ਘੜੇ ਨੂੰ (ਸੱਟ) ਛੇਤੀ ਘੜਦਾ ਹੈ ਅਤੇ 


ਅੰਦਰ ਵਾਰ ਹੱਥ ਦੇ ਕੇ ਵਿੰਗ ਕੱਢਦਾ ਹੈ। 
ਬਿਨਾ ਮੁੱਲ ਤੋਂ। 


'ਅਸੀਂ ਆਉਣਾ ਕਦੇ ਵੀ ਨਹੀਂ ਛੱਡਾਂਗੀਆਂ। 


'ਬਹੁਤਾ। ਇਸ ਜਗ੍ਹਾ। 
'ਬਹੁਤੇ ਬੇ-ਇਨਸਾਫ਼। 
'ਬੇਇਜ਼ਤੀ ਨ ਕਰਨ। 


'ਇਹ (ਘੜੇ ਤੋੜਨ ਦੀ) ਗੱਲ ਛੱਡ ਦੇਣ। 


'ਕੋਮਲ ਬਚਨ ਬੋਲ ਕੇ। 


'ਇਸ ਤਰ੍ਹਾਂ ਗੁਰਾਂ ਦੇ ਬੂਹੇ 'ਤੇਰੌਲਾ ਰਹਿੰਦਾ ਹੈ। 
'ਵਰਤਾਵੇ ਦੀਆਂ ਗੱਲਾਂ। 
'ਬਹੁਤ ਹੀ ਢੰਗਾਂ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਨਤ ਨਾ ਗੁਰੁ ਠਾਨਤ ਵੈਸਹਿ', 
ਤਾੜਤ ਮਾਤ ਬਖਯਾਤ ਜਬੈ ਹੈ। 

ਦੇਤ ਜੁਵਾਬ ਸ਼ਿਤਾਬ ਇਹੀ, 

ਹਮ ਜਾਹਿ ਪੰਜਾਬ ਇਹਾਂ ਨ ਰਹੈ ਹੈਂ। 
ਕੈ ਰੁਠ ਕੈ ਧਰਿ ਮੌਨ, ਸੁ ਭੌਨ 

ਕਿ ਕੌਨ ਬਿਰੈਂ, ਨ ਡਰੈਂ ਨ ਰੁਵੈ ਹੈਂ”। 


ਫੇਰ ਮਨਾਤ ਸੁ ਮਾਤ ਬੜੀ, 
ਗਹਿ ਲਯਾਤ ਛਕਾਤ ਸੁਹਾਤ ਮਨੈ ਹੈਂ! ॥ ੩੫ ॥ 


ਰੋਜ ਗੁਲੇਲਨ ਸੋਂ ਘਟ ਭੰਨਤ, 

ਮੰਨਤ ਕਾਂਨ ਨ ਆਨ ਕਿਸੈ ਹੈ”। 

ਜੰਘ' ਨਿਤੰਬ2 ਕਟੀ” ਸਿਰ ਪੀਠ, 

ਲਗੈ ਜਿਨ ਕੇ ਸਟ ਸੋ ਝਟ ਐ ਹੈਂ। 

ਰੋਵਤ ਹਾਇ ਪੁੱਕਾਰਤ ਆਰਤ', 

ਧਾਰਤ ਰੌਰ ਉਚਾਰਤ ਵੈਹੈਂ। 

ਪੂਤ ਅਨੌਖਾ ਜਯੋ ਤੁਮ ਹੀ ਇਹੁ, 

ਧੋਖਾ ਦੈ ਮਾਰਤ ਜ਼ੋਖਾ ਨਾ ਕੈਹੈਂ!' ॥੨੬॥ 
ਮਾਤ ਨਿਹੋਰ ਬਹੋਰ' ਤਿਨੈ, 

ਕਿਛੁ ਦੈ ਕਰਿ ਮਿੰਨਤ ਤੋਰਤ ਠੌਰੈਂ”। 
ਤਾੜਨ ਚਾਹਿਤ ਜੋ ਸੁਤ ਕੋ, 

ਵਹਿ ਜਾਵਤ ਤਾਵਤ' ਭਾਵਤ” ਦੌਰੈਂ। 
ਮਾਤੁਲ ਆਦਿ ਲਯਾਵਤ ਹੈਂ, 

ਫਿਰ ਮਾਤ ਮਨਾਇ ਬਡੀ ਭਲ ਤੌਰੈਂ'। 
ਕਯੋਂ ਨ ਚਲੋ ਨਿਜ ਦੇਸ? ਕਹੈਂ ਗੁਰੁ, 
ਨਾਹਿ ਰਹਾਹਿਂ ਇਹਾਂ ਹਮ ਔਰੈਂ ॥੩੭॥ 
ਏਕ ਦਿਨਾ ਤੁਰਕਾਨੀ ਅਈ, 

ਭਰਨੇ ਜਬਿ ਪਾਨੀ ਗੁਲੇਲ ਚਲਾਈ। 
ਜਾਇ ਲਗਜੋ ਸਿਰ ਪੈ ਤਿਸ ਖਾਨਮਾ', 
ਰੰਮਨ ਰੰਮ ਬਹਯੋ ਰਤ ਜਾਈ'। 


1227 


'ਜਾਂ ਰੁੱਸ ਕੇ ਚੁੱਪ ਧਾਰ ਕੇ ਘਰ ਦੇ ਖੂੰਜੇ 'ਚ ਜਾ ਖੜੋਂਦੇ ਹਨ, ਨ 


ਡਰਦੇ ਹਨ ਨ ਰੋਂਦੇ ਹਨ। 


'ਮਾਤਾ ਨਾਨਕੀ ਜੀ ਫੜ ਕੇ ਲਿਆਉਂਦੇ ਤੇ ਚੰਗੀ ਚੀਜ਼ ਖੁਆ 


ਕੇ ਮਨਾ ਲੈਂਦੇ ਹਨ। 


'ਹੋਰ ਕਿਸੇ ਦੀ ਕਨੌਡ ਨਹੀਂ ਮੰਨਦੇ। 
'ਲੱਤਾਂ। 2ਚਿੱਤੜ। “ਲੱਕ। 


ਦੁਖੀ ਹੋ ਕੇ। 
'(ਡਰਦੀਆਂ) ਬਹੁਤਾ ਨਹੀਂ ਕਹਿੰਦੀਆਂ। 

'ਫੇਰ ਬੇਨਤੀ ਕਰਕੇ। 

।ਆਪਣੇ ਘਰੋਂ। (ਅ) ਉਹਨਾਂ ਨੂੰ ਆਪਣੇ ਘਰ ਨੂੰ। 
'ਤਦੋਂ। “ਮਨ ਭਾਉਂਦਾ। 


'ਚੰਗੇ ਢੰਗ ਨਾਲ। 


'ਬੇਗਮ। 
'(ਰੰਮਨਰੰਮ) ਲਗਾਤਾਰ ਖ਼ੂਨ ਵਗਦਾ ਜਾਂਦਾ ਹੈ। 





1228 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰੋਵਤ ਮਾਤ ਕੇ ਪਾਸ ਗਈ ਵਹਿ, 

ਜੋਵਤ ਹੀ' ਬਹੁ ਚਿੱਤ ਰਿਸਾਈ?। 'ਦੇਖ ਕੇ। “(ਮਾਤਾ ਜੀ) ਗੁੱਸੇ ਹੋਏ। 

ਫੁਕ ਦਰਸਾਈ ਭਰਾਈ ਸੁ ਘਾਵ', 'ਦਰਿਆਈ (ਕਪੜਾ) ਸਾੜ ਕੇ ਜ਼ਖ਼ਮ ਭਰਿਆ। 

ਪੁਸ਼ਾਕ ਦਿਨਾਰ ਦੈ' ਨਾਰਿ ਪਠਾਈ ॥ ੩੮ ॥ 'ਮੂਹਰਾਂ ਦੇ ਕੇ। 

ਮਾਤ ਸਕੋਪ ਕਹਜੋ ਤਿਸ ਰੋਜ, 

ਅਹੋ ਗੁਰੁ ਨਾਨਕ ਦੇਵ ਮੁਰਾਰੀ। 

ਭਵੈ ਇਹੁ ਕੂਪ ਅਬੈ ਜਲ ਖਾਰੀ। 

ਤੈਸ ਭਯੋ ਜਿਮ ਮਾਤ ਚਹਜੋ, 

ਜਲ ਲੇਵਨ ਆਇ ਨ ਕੋ ਤਿਹ ਨਾਰੀ। 

ਅਬਿ ਲੌ ਵਹਿ ਖਾਰੋ ਸਹੀ, ਕਿ ਨ 

ਹੋਇ' ਵਹੀ, ਜੁ ਚਹੀ ਮਹਤਾਰੀ? ॥ ੩੯ ॥ 'ਕਿਉਂ' ਨ ਹੋਵੇ। “ਮਾਤਾ ਜੀ ਨੇ। 

ਜੇ ਕਬ ਹੀ ਗੁਰੁ ਕੋ ਗਹਿ ਕੈ, 

ਜਸੁਧਾ ਜਿਮ' ਤਾੜਨ ਮਾਤ ਚਹੈਂ ਜੋ। '(ਕ੍ਰਿਸ਼ਨ ਦੀ ਮਾਂ) ਜਸੋਧਾਂ ਵਾਂਗ। 

ਸੂਖਮ ਹੂੰ ਕਰ ਤੈ ਛੁਟਕੈਂ', 'ਸੂਖਮ ਰੂਪ ਹੋ ਕੇ ਹੱਥ 'ਚੋਂ ਛੁੱਟ ਜਾਂਦੇ ਹਨ। 

ਕਿਤ ਮੰਦਰ ਅੰਦਰ ਜਾਇ ਬਹੈਂ ਜੋ। 

ਦਾਸੀਰੁ ਦਾਸ ਸ ਮਾਤ' ਪਿਖੈਂ ਜਬਿ, 'ਮਾਤਾ ਜੀ ਸਣੇ। 

ਜਾਇ ਸਰੂਪ ਅਨੂਪ ਲਹੈਂ ਤੋ'। 'ਤਾਂ ਦੇਖਦੇ ਹਨ। 

ਚਾਰ ਭੁਜਾ ਬਿਸ਼ਨੂ ਲਖਮੀ ਯੁਤ, 

ਦੇਵ ਅਦੇਵ ਸੁ ਸੇਵ ਰਹੈਂ ਤੌ! ॥੪੦॥ 'ਤਾਂ ਚਾਰ ਬਾਹਾਂ ਵਾਲੇ ਵਿਸ਼ਨੂੰ ਲੱਛਮੀ ਸਹਿਤ ਹਨ ਤੇ ਦੇਵਤੇ 
ਦੈਂਤ ਸੇਵਾ ਕਰ ਰਹੇ ਹੁੰਦੇ ਹਨ। 

ਕੋਟਕ ਬੀਜਰਿ ਕੇ ਸਮ' ਤੇਜ, ਕਰੋੜਾਂ ਬਿਜਲੀਆਂ ਵਾਂਗ। 

ਨ ਪੇਖ ਸਕੇ ਦ੍ਰਿਗ ਮੂੰਦ ਲਏ ਹੈ'। 

ਫੇਰ ਪਿਖੈਂ ਤਬਿ ਰੂਪ ਅਕਾਲ, 

ਕਮਾਲ ਬਿਸਾਲ ਬਿਥਾਰ ਭਏ ਹੈਂ”। ਪੂਰਨ ਤੇ ਬਹੁਤੇ ਬਿਸਥਾਰ ਵਾਲੇ ਹੋਏ ਹਨ। 

ਬਿੱਸੂ ਚਰਾ ਚਰ' ਜਾਂਹਿ ਵਿਖੈ, 'ਜੜ੍ਹ-ਚੇਤਨ ਸੰਸਾਰ। 

ਲਖ ਕੈ' ਸਬਿ ਹੋਸ਼ ਹਵਾਸ ਗਏ ਹੈਂ। 'ਜਾਣ ਕੇ। 

ਫੇਰ ਪਿਖਯੋ ਗੁਰੁ ਨਾਨਕ ਰਾਮ, 

ਸੁ ਕ੍ਰਿਸ਼ਨ ਪੁਨਾ ਬਪੁ ਬਾਲ ਥਏ ਹੈਂ! ॥੪੧॥ __'ਫੇਰ ਬਾਲ-ਸਰੂਪ ਹੋ ਗਏ ਹਨ। 

ਰੁਪ ਅਨੇਕ ਛਿਨੇਕ ਛਿਨੇਕ', 'ਇਕ ਇਕ ਛਿਨ ਵਿੱਚ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖੈਂ ਜਨ ਜੋ ਮਨ ਤੱਜਬ' ਰੈਹੈਂ। 
ਮਾਤ ਬਡੀ ਬਖਯਾਤ ਸੁਨਾਤ, 

ਸਹੀ ਅਵਤਾਰਨ ਲੱਖਨ ਏ ਹੈਂ। 

ਚਿੱਤ ਕੁਮਾਵਤ ਹੈਂ ਸਥਿ ਕੇ ਗੁਰੁ, 
ਡਾਰ' ਪੁਨਾ ਨਿਜ ਮਾਯਾ ਅਤੇ? ਹੈਂ। 
ਭੂਲਤ ਸੋ ਸ੍ਰਪਨੇ ਸਮ ਝੂਲਤ', 

ਔਰ ਖਯਾਲ ਗੁਰੂ ਪੁਨ ਪੈ ਹੈਂ ॥੪੨॥ 
ਜਾਇ ਬਸੈਂ ਪੁਰਿ ਆਨੰਦ ਮੈਂ ਹਮ, 
ਪਾਇ ਦਿਦਾਰ ਪਿਤਾ ਗੁਰ ਕੇ ਹੈਂ। 
ਗਾਮ ਪਿਤਾਮਹਿ' ਕੋ ਪੁਰ ਕੀਰਤਿ, 
ਹੇਰਿ ਮਨੋਰਥ ਲੈ ਉਰ ਕੇ ਹੈਂ। 

ਤਾਏ ਕੇ ਪੁੱਤਰ ਪੌਤ੍ਰ ਸੋਂ ਹਮ, 

ਖੇਲ ਸੁ ਮੇਲ ਕਰੈਂ ਢੁਰ ਕੇ' ਹੈਂ। 

ਜੇ ਨ ਚਲੌ ਤੁਮ ਮਾਤ ਅਬੈ, 

ਹਮ ਏਕਲ ਜਾਵਹਿੰਗੇ ਤੁਰ ਕੇ' ਹੈਂ ॥੪੩॥ 


ਮਾਤ ਬਡੀ ਨਹਿ ਚਾਹਿਤ ਪ੍ਰਾਹਿਤ', 
ਆ ਇਤ ਸੂਖ ਬਡੇ ਹਮ ਪਾਏ। 

ਤਾਂ ਪਰ ਭੀ ਪੁਭੁ ਬਾਰਹਿਂ ਬਾਰ, 
ਪਿਤਾ ਢਿਗ ਜਾਵਨ ਹੇਤ ਸੁਨਾਏ। 
ਬਾਦ ਬਿੱਬਾਦ ਸ਼ਰੀਕਨ ਕੇ ਤਹਿਂ, 
ਆਹਿਂ ਘਨੇ ਦੁਖ ਦਾਇ ਮਹਾਏ'। 


ਲਾਭ ਬਡੋ ਇਤ ਆਇ ਭਯੋ, 

ਇਹੁ ਪਾਨ ਪ੍ਰਿਯਾ ਨਿਜ ਨਾਤੀ ਲਹਾਏ' ॥੪੪॥ 
ਮਾਤ ਬਡੀ ਇਮ ਲਾਭ ਅਲਾਭੁ' 
ਵਿਚਾਰਿ, ਨ ਜਾਨ ਪੰਜਾਬ ਜਹੇ ਹੈ'। 

ਤਯੋਂ ਸਬਿ ਹੀ ਸਿਖ ਸੇਠ' ਫਤੇ ਸਸਿ”, 

ਸੇ ਨਹਿ ਜਾਵਨ ਹੇਤ ਕਹੇ ਹੈਂ। 

ਸਾਹਿਬ ਜ਼ਾਦਾ ਤਗਾਦਾ ਕਰੇ' ਨਿਤ, 

ਜ਼ਯਾਦਾ ਬਿਖਾਦਾ' ਰਖੈ ਤਬਿ ਤੈ ਹੈ। 


1229 


'ਓਥੇ ਸ਼ਰੀਕਾਂ ਦੇ ਬਹੁਤੇ ਝਗੜੇ ਬਖੇੜੇ ਬਹੁਤੇ ਦੁਖਦਾਇਕ 


ਹਨ। 


ਇਹ ਆਪਣੇ ਪ੍ਰਾਣਾਂ ਤੋਂ ਪਿਆਰਾ ਪੌਤ੍ਹਾ ਪ੍ਰਾਪਤ ਹੋਇਆ ਹੈ। 
ਨੁਕਸਾਨ। 


'ਜੈਤਾ ਸੇਠ। “ਫਤਹ ਚੰਦਰਾਜਾ। 


'ਪ੍ਰੇਰਨਾ ਕਰਦਾ ਹੈ। 


'ਝਗੜਾ। 





1230 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਹਿਤ ਹ੍ਹੋ ਗਰਜ਼ੀ' ਅਰਜ਼ੀ ਲਿਖਿ, 
ਭੇਜੀ ਸ੍ਰੀ ਗੁਰੁ ਨੌਮ ਢਿਗੈਂ ਹੈ ।੪੫॥ 
ਸਿੱਧ ਸੀ ਮਹਾਂਰਾਜ ਧਿਰਾਜ, 

ਜਹਾਜ ਭਵਾਂਬੁਧ ਤਾਰਕ ਦਾਸੈਂ”। 


ਪੂਰਨ ਪਾਵਨ ਪੁੰਜ ਗੁਨਾਕਰ, 
ਠਾਕੁਰ ਆਪ ਚਰਾਚਰ ਭਾਸੈਂ'। 


ਜਾਨਨ ਹਾਰ ਘਟੋ ਘਟ ਕੀ, 

ਅਬਿ ਸਾਹਿਬਜ਼ਾਦਾ ਕਰੈ ਹਠ ਰਾਸੈਂ। 
ਪੇਖਨ ਕੇ ਹਿਤ ਰਾਵਰ ਕੇ ਪਗ, 

ਚਾਹਿਤ ਹੈਂ ਸਬਿ ਹੀ ਹਮ ਖਾਸੈਂ! ॥੪੬॥ 
ਮਾਤ ਲਿਖਯੋ ਬਡ' ਪੇਖਨ ਕੋ ਤੁਵ, 

ਹੇ ਸੁਤ ਨੈਨ ਹਮੈਂ ਤਰਸੈ ਹੈਂ। 

ਆਪ ਗਏ ਇਮ ਥੇ ਕਹਿ ਕੈ, 

ਹਮ ਜਾਵਤ ਹੀ ਬੁਲਵਾਇ ਲਹੈ ਹੈਂ। 

ਆਪ ਬੁਲਾਇ ਪਠੋ ਅਬਿ ਹੀ, 

ਨਤੁ' ਸਾਹਬਜ਼ਾਦਾ ਖੁਦੈ” ਚਲਿ ਐਹੈ। 
ਔਰ ਸਬੈ ਕੁਸਲਾਨੰਦ' ਹੈ, 

ਇਕ ਰਾਵਰ ਕੇਰ ਬਯੋਗ' ਦੁਖੈ ਹੈ ॥੪੭॥ 
ਦੈ ਪਤੀਆ ਇਹੁ ਧਾਵਨ ਕੈ ਕਰ' 

ਸੋ ਪੁਰਿ ਆਨੰਦ ਓਰ ਸਿਧਾਯੋ। 

ਬਾਤ ਨੁਵਾਬ ਇਹੈ ਸੁਨ ਕੈ, 

ਗੁਨ ਕੈ' ਸੁ ਸ਼ਿਤਾਬ ਗੁਰੂ ਦਰ ਆਯੋ। 
ਸੇਠ ਜਗੱਤ ਸੁ ਦੱਤ ਦਿਜੇਸਰ', 

ਭੂਪ ਫਤੇ ਸਸਿ ਲੌ ਸਮੁਦਾਯੋ। 

ਬਾਰਹਿ ਬਾਰ ਕਰੈਂ ਬਿਬਿਧਾ' 


ਬਿਨਤੀ, ਹਮ ਕੋ ਕਿਮ ਤਯਾਗਨ ਭਾਯੋ ॥ ੪੮ ॥ 


ਜੋਰਿ ਸੁ ਹਾਥ ਨਿਹੋਰਿ' ਕਹੈਂ ਬਹੁ, 
ਆਪ ਅਭੀ ਪਟਨਾ ਨਹਿੰ ਛੋਰੋ। 


'ਹੇ ਕਲਿਆਣ ਸਰੂਪ ਅਤੇਰਾਜਿਆਂ ਦੇ ਆਸਰਾ ਰੂਪ 
ਮਹਾਰਾਜ (ਆਪ) ਦਾਸਾਂ ਨੂੰ ਸੰਸਾਰ ਸਮੁੰਦਰ ਤੋਂ ਜਹਾਜ਼ ਵਾਂਗ 
ਤਾਰਨ ਵਾਲੇ ਹੋ। 


ਹੇ ਠਾਕਰ (ਤੁਸੀਂ) ਪੂਰਨ ਹੋ, ਪਵਿੱਤ੍ਰ ਹੋ, ਸਾਰਿਆਂ ਗੁਣਾਂ 
ਦੀ ਖਾਣ ਹੋ, ਜੜ੍ਹ ਚੇਤਨ 'ਚ ਆਪ ਪ੍ਰਤੀਤ ਹੋ ਰਹੇ ਹੋ। 


'ਬਹੁਤਾ। 


'ਅਸੀਂ ਆਪ ਸਾਰੇ। 
'ਵੱਡੇ ਮਾਤਾ ਜੀ ਨੇ। 


'ਨਹੀਂ ਤਾਂ। ਆਪ ਹੀ। 
'ਸੁਖ ਤੇ ਅਨੰਦ। 
'ਵਿਛੋੜਾ। 
'ਹਲਕਾਰੇ ਦੇ ਹੱਥ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [੬ | 


ਮੀਨ' ਬਿਨਾ ਜਲ ਹੀਨ ਫਨੀ ਮਨਿ?, 'ਮੱਛੀ। “ਮਣੀ ਬਿਨਾ ਸੱਪ। 
ਦੀਨ' ਨ ਤਜੋਂ ਹਮ ਕੋ ਕਰ ਛੋਰੋ। 'ਦੁਖੀ। 

ਸਾਹਿਬ ਜ਼ਾਦਾ ਨ ਉੱਤੁ ਦੈ ਕਿਛੁ, 

ਬਾਤ ਸੁਨਾਵਤ ਹੋਰ ਕੀ ਹੋਰੋਂ। 

ਮਾਤ ਬਡੀ ਅਰ ਮਾਤੁਲ ਆਦਿ, 

ਦਿਢਾਵਤ ਧੀਰ ਤਿਨੈ ਨਹਿਂ ਥੋਰੋ' ॥੪੯॥ 
ਸਾਹਿਬਜ਼ਾਦੇ ਤਈਂ ਪਰਚਾਵਨ 

ਕੇ ਹਿਤ, ਸੰਗ ਲਿਜਾਵਨ ਕੈਹੈਂ”। 

ਸੇਠ ਜਗੱਤ ਕਬੀ ਦਿਜ ਦੱਤ, 

ਭਗੱਤਿ' ਕਰੈਂ ਘਰ ਜਾਇ ਖਿਲੈ ਹੈ। 

ਫੀਲ' ਚਢਾਇ ਨੁਵਾਬ ਮਹੱਲ 

ਲਿਜਾਇ ਕਬੀ ਬਹੁ ਸੇਵ ਕਮੈ ਹੈ। 

ਬੇਗਮ ਤਾਂਹਿ ਲਖਾਹਿ ਵਲੀ ਨਿਜ 

ਪੀਰ, ਰਿਝਾਇ ਸੁ ਚਾਹਿ ਅਤੇ ਹੈ' ॥੫੦॥ 'ਆਪਣਾ ਕਰਾਮਾਤੀ ਪੀਰ ਜਾਣ ਕੇ ਬਹੁਤ ਖ਼ੁਸ਼ ਕਰਨਾ 


ਚਾਹੁੰਦੀ ਹੈ। 

ਬਾਤਹਿਂ ਬਾਤ ਵਿਖੇ ਕਰਮਾਤ, 

ਬਖਯਾਤ ਪਿਖੈ ਵਹਿ ਬਾਂਛਤ ਪੈਹੈ'। 'ਮਨ ਇੱਛਤ ਪਾ ਲੈਂਦੀ ਹੈ। 

ਗਯਾਨ ਉਪਦੇਸ ਕਰੈ ਤਿਨ ਕੋ ਗੁਰੁ, 

ਕੈ ਨਿਰਸੰਸ' ਅਭੈ ਪਦ ਦੈਹੈਂ। 'ਸੰਸੇ ਤੋਂ ਬਿਨਾ ਕਰਕੇ। 

ਬਾਗ ਕਰਾ ਜੁ ਹਰਾ ਗੁਰੁ ਨੌਮਹਿ, 

ਦੀਨ ਨੁਵਾਬ ਹੁਤੇ ਸੁ ਗੁਰੈਂ ਹੈਂ। 

ਸੰਗ ਨੁਵਾਬ ਤਹਾਂ ਸ ਉਮੰਗ, 

ਨਿਸੰਗਹਿ ਸੈਰ ਕਰੈਂ ਘਰ ਐਹੈਂ ॥੫੧॥ 

ਬਾਲਨ ਮੇਲ, ਨਵੇਲ' ਰਚੈਂ? 'ਨਵੀਂ। “ਕਰਦੇ ਹਨ। 

ਗੁਰੁ ਖੇਲ, ਅਲੌਕਕ ਝੇਲ ਅਨੰਦੈਂ”। 'ਅਸਚਰਜ ਅਨੰਦ ਮਾਣਦੇ ਹਨ। 

ਲੋਕ ਬਿਲੋਕ ਬਿਸੋਕ ਭਵੈ, 

ਸਮ ਕੋਕ ਰਵੀ ਕੁਮਦੀ ਜਿਮ ਚੰਦੈਂ'। 'ਲੋਕ ਦੇਖ ਕੇ ਅਨੰਦ ਹੁੰਦੇ ਹਨ ਚਕਵੇ ਦੇ ਸੂਰਜ (ਨੂੰ ਵੇਖਣ) 
ਵਾਂਗ (ਜਾਂ) ਜਿਵੇਂ ਕਮੀਆਂ ਚੰਦ ਨੂੰ (ਵੇਖ ਕੇ ਅਨੰਦ ਹੁੰਦੀਆਂ 
ਹਨ)। 

ਹਾਸ ਬਿਲਾਸ ਵਿਖੇ ਕਹਿ ਹੈਂ, 

ਨਹਿ ਜਾਨ ਪੰਜਾਬ ਚਹੋ ਸੁਖ ਕੰਦੈ' !। 'ੇ ਸੁਖਾਂ ਦੇ ਬੱਦਲ (ਗੁਰੂ ਜੀ)। 





(0੬ 64 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਹਿ ਭਵੈ ਨਹਿਂ' ਜਾਹਿੰ ਜਰੂਰਹਿ, 
ਤਾਹਿੰ ਤਈਂ ਗੁਰੁ ਪ੍ਰਾਹਿਂ ਸੁਛੰਦੈ' ॥੫੨॥ 


ਦੋਹਰਾ: 
ਅਬਿ ਇਨ ਸਬਿ ਕੀ ਗਾਥ ਹਮ, 

ਭਿਨ ਭਿਨ ਤਨਕ ਸੁਨਾਹਿਂ। 

ਬਡੇ ਬਡੇ ਬਹੁ ਲੋਗ ਜਜੋਂ, 

ਗੁਰੁ ਸਿਖ ਭਏ ਤਹਾਂਹਿਂ ॥੫੩॥ 

ਚੌਪਈ: 

ਬਾਗ ਸੁਸਕ ਥਾ' ਬਡ ਇਕ ਸ਼ਾਹੀ। 'ਸੁੱਕਾ ਸੀ। 

ਖਰੋ ਹਰੋ ਨਹਿਂ ਹੋਤ' ਤਹਾਂਹੀ। 'ਚੰਗੀ ਤਰ੍ਹਾਂ ਹਰਾ ਨਹੀਂ ਸੀ ਹੁੰਦਾ। 
ਜਬਿ ਗੁਰੁ ਨੌਮ ਬੰਗਾਲਯੋਂ ਆਏ। 

ਬੈਠੇ ਬਾਗ ਤਿਸੀ ਮੈਂ ਜਾਏ ॥੫੪॥ 

ਸਾਹਬਜ਼ਾਦਾ ਥਾ ਬਿਦਤਾਯੋ'। ਪਰਗਟ ਹੋਇਆ ਸੀ। 

ਓਸ ਖੁਸ਼ੀ ਮੈਂ ਸ਼ਬਦ ਜੁ ਗਾਯੋ। 

ਹਰਾ ਭਰਾ ਤਬਿ ਬਾਗ ਭਯੋ ਸੋ। 

ਸੁਨਿ ਨੁਵਾਬ ਮਨਿ ਮੋਦ ਛਯੋ ਥੋ' ॥੫੫॥ 

ਪਦ ਅਰਬਿੰਦ ਜਾਇ ਗੁਰੁ ਬੰਦੇ। 

ਭਯੋ ਮੁਰੀਦ ਸਿਦਕ ਸਾਨੰਦੇ'। 

ਖਾਨ ਕਰੀਮ, ਰਹੀਮ ਖਾਨ ਥੇ। 

ਜੁਗ ਭੂਾਤੂ ਹਾਕਮ ਪਠਾਨ ਥੇ ॥੫੬॥ 

ਤੇਜ ਪ੍ਰਤਾਪ ਸ਼ਕਤਿ ਪਿਖ ਗੁਰੂ ਕੀ। 

ਭਏ ਸਿਖ ਸਰਧਾ ਧਰਿ ਉਰ ਕੀ। 

ਵਹੀ ਬਾਗ ਅਰਦਾਸ ਕਰਾਯੋ। 

ਔਰ ਬਾਗ ਲਘੁ' ਪੁਨ ਅਰਪਾਯੋ? ॥੫੭॥ 'ਛੋਟਾ। “ਭੇਟਾ ਕੀਤਾ। 

ਗਾਮ ਜਗੀਰ ਲਗਾਏ ਕਾਫੀ। 

ਜੋ ਅਬਿ ਲੌ ਗੁਰਦ੍ਰਾਰੇ ਮਾਫੀ'। 'ਉਹ ਜ਼ਮੀਨ ਜਿਸ ਦਾ ਸਰਕਾਰੀ ਮਾਮਲਾ ਮੁਆਫ਼ ਹੋਵੇ। 
ਯਾ ਬਿਧਿ ਥੇ ਮੁਰੀਦ ਸੋ ਭਏ। 

ਤਿਨੈ ਦੇਖ ਔਰੈ ਬਹੁ ਥਏ' ॥ ੫੮ ॥ 

ਅਬਿ ਲੌ ਭੀ ਉਨਿ ਕੀ ਸੰਤਾਨੈਂ। 

ਮਾਨਤ ਹੈਂ ਗੁਰੁ ਘਰ ਕੀ ਆਨੈ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਗਤ ਸੇਠ ਕੀ ਸੁਨੀਓ ਸਾਖੀ। 

ਕਹੋਂ ਤੈਸ ਜਜੋਂ ਬ੍ਰਿੰਧਨਿ ਭਾਖੀ ॥੫੯॥ 

ਓਸਵਾਲ' ਬਨੀਆ ਥਾ ਸੋਊ। 'ਗੋਤ। 

ਜੈਨ ਧਰਮ ਮੈਂ ਜਾਨਤ ਲੋਊ'। 'ਲੋਕ। 

ਲੋਗ ਕਰੋੜ ਪਤੀ ਤਿਹ ਭਾਖੈਂ। 

ਹੋਇ ਪੂਤ ਮਮ ਘਰ ਅਭਿਲਾਖੈਂ' ॥੬੦॥ 'ਚਾਹੁੰਦਾ ਸੀ। 

ਸਬਿ ਸ਼ਹਿਰਨ ਮੈਂ ਕੋਠੀ' ਤਾਂ ਕੀ। 'ਵਾਪਾਰ ਦੀ ਦੁਕਾਨ ਜਿਸ ਥਾਂ ਹੁੰਡੀ ਦਾ ਲੈਣ ਦੇਣ ਹੋਵੇ। 
ਹੇਤ ਵਪਾਰ ਹੁਤੀ ਬਡ ਬਾਂਕੀ। 

ਆਪ ਰਹਿਤ ਪਟਨੇ ਮੈਂ ਨੀਕੈਂ। 

ਗੁਰੁ ਘਰ ਕਾ ਜਸ ਸੁਨਿ ਸੋ ਠੀਕੈਂ ॥੬੧॥ 


ਚਾਰ ਸਾਲ ਕਾ ਸਾਹਬ ਜ਼ਾਦਾ। 
ਬਿਦਤਯੋ ਅਜ਼ਮਤ ਯੁਤ ਜਬਿ ਜ਼ਯਾਦਾ। 
ਜੋ ਮੁਖ ਤੇ ਕਹਿ ਸੋਈ ਹੋਵੈ। 
ਤਾਤਕਾਲ ਫਲ ਜਨ ਭਲ ਜੋਵੈਂ! ॥੬੨॥ 
ਸੁਨਿ ਮਹਿਮਾ ਲੋਗਨ ਤੈ ਭਾਰੀ। 


ਜਾਗੇ ਤਿਸ ਕੇ ਭਾਗ ਉਂਦਾਰੀ। 

ਜੈਤੇ ਸੇਠ ਭਗਤ ਸਿਖ ਦ੍ਰਾਰੇ'। 

ਆਯੋ ਚਲਿ ਸਤਿਗੁਰੁ ਕੇ ਦ੍ਰਾਰੇ ॥੬੩॥ 
ਤਹਿਂ ਤਬਿ ਥੀ ਗੁਰੁ ਘਰ ਇਮ ਰੀਤੀ। 
ਸਭਾ ਲਗਤ ਇਕ ਵਕਤ ਸਨੀਤੀ'। 
ਸਾਹਿਬਜ਼ਾਦੇ ਕੋ ਮੰਜੀ ਪਰ। 

ਏਕ ਜਾਮ ਬੈਠਾਰਤ ਦਿਢ ਤਰ' ॥ ੬੪ ॥ 
ਦਾਸ ਢੁਰਾਵਤ ਚੌਰ ਉਦਾਰੀ। 

ਖਰੇ ਮੇਵਰੇ' ਰਹਿਤ ਅਗਾਰੀ। 

ਢਿਗ ਕ੍ਰਿਪਾਲ ਥਿਰਿ ਸਾਹਿਬ ਚੰਦ। 
ਆਦਿ ਸਯਾਨੇ ਸਿੱਖ ਮਸੰਦ ॥੬੫॥ 
ਦਰਸ਼ਨ ਹੇਤ ਲੋਗ ਤਬਿ ਆਵੈਂ। 

ਅਰਪ ਅਕੋਰੈਂ” ਬਾਂਛਤ ਪਾਵੈਂ। 

ਤਾਹੀਂ ਸਮੇਂ ਸੇਠ ਚਲ ਆਯੋ। 

ਧਰਿ ਭੇਟਾ ਬਹੁ ਸੀਸ ਨਿਵਾਯੋ ॥੬੬॥ 


1233 





1234 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਅਰਦਾਸ ਮੇਵਰੇ ਤਬੈ। 

ਧਰੀ ਅਕੋਰ ਅੱਗੂ ਗੁਰ ਸਬੈ। 

ਫਲ ਉਠਾਇ ਤਿਸ ਮੈਂ ਸੇ ਤੀਨ। 

ਦਏ ਸੇਠ ਕੋ ਗੁਰੁ ਪੁਬੀਨ ॥ ੬੭॥ 

ਦੋਇ ਗਹੇ ਇਕ ਧਰ ਗਿਰ ਪਰਾ। 

ਸੀ ਮੁਖ ਤੈ ਇਮ ਬਚਨ ਉਚਰਾ। 

ਹੁਤੋਂ ਨ ਸੁਤ ਤੁਵ ਲੇਖ ਮਝਾਰੀ। 

ਪੈ ਗੁਰੁ ਘਰ ਕੀ ਸਰਨ ਸੰਭਾਰੀ ॥ ੬੮॥ 

ਇਹੁ ਫਲ ਦਿਹੁ ਨਿਜ ਤਿਯਨਿ' ਖੁਲਾਈ। 'ਇਸਤ੍ਰੀਆਂ ਨੂੰ। 
ਭਵੈਂ ਪੂਤ ਤ੍ਰੈ ਇਕ ਮਰ ਜਾਈ। 

ਤੀਨ ਪੁਸ਼ਤ' ਤੁਵ ਸੰਤਤਿ? ਰੈਹੈ। 'ਪੀੜ੍ਹੀਆਂ। “ਉਲਾਦ। 
ਪਾਛੇ ਫੇਰ ਨਾਮ ਮਿਟ ਜੈਹੈ ॥੬੯॥ 

ਬਾਲਕ ਲੀਲ੍ਹਾ ਕਰਤ ਉਚਾਰੇ। 

ਸਰ ਰਘੁਵਰ ਸੇ ਬੈਨ ਉਦਾਰੇ'। 'ਰਾਮ ਚੰਦੂ ਦੇ ਤੀਰਾਂ ਵਰਗੇ ਸ੍ਰੇਸ਼ਟ ਬਚਨ। 
ਸੁਨਿ ਮਨਿ ਗੁਨਿ' ਬਨੀਆਂ ਖੁਸ਼ ਭਯੋ। ਵਿਚਾਰ ਕੇ। 

ਕਰਿ ਬੰਦਨ ਲੈ ਬਰ ਘਰ ਗਯੋ ॥ ੭੦ ॥ 

ਦਏ ਤੀਨ ਫਲ ਤੀਯ ਤ੍ਰੈ ਤਈਂ'। 'ਤਿੰਨਾਂ ਇਸਤ੍ਰੀਆਂ ਨੂੰ। 
ਗਰਭਵਤੀ ਤੀਨੋਂ ਤਬਿ ਭਈਂ। 

ਪਿਖਿ ਸਿੱਖ ਸੇਠ ਗੁਰੂ ਕਾ ਥਯੋ। 

ਸੇਵਾ ਕਰਤ ਸਰਬ ਬਿਧਿ ਭਯੋ ॥ ੭੧॥ 


ਦੋਹਾਂ ਮਾਤਾਵਾਂ ਦੇ। 


ਚੂੰਮਤ ਚਰਨ ਲਡਾਇ ਸਮੋਦੈਂ' ॥ ੭੨॥ 'ਅਨੰਦ ਨਾਲ। 

ਮੇਵੇ ਮਿਠਿਆਈ ਫਲ ਲੌਨੇ'। 'ਸੁੰਦਰ। 

ਨਕਦੀ ਭੂਸ਼ਨ ਬਸਨ' ਖਿਲੌਨੇ। 'ਗਹਿਣੇ ਤੇ ਬਸਤੂ। 

ਅਰਪੈਂ ਧੰਨ ਭਾਗ ਨਿਜ ਬਰਨੈ'। 'ਕਹਿੰਦੀਆਂ ਹਨ। 

ਲੀਲਾ ਲਖੈਂ, ਨ ਜਹਿਂ ਵਹਿ ਘਰਨੈ' ॥ ੭੨॥ '(ਗੁਰਾਂ ਦੀ ਬਾਲ) ਲੀਲ੍ਹਾ ਵੇਖਦੀਆਂ ਹਨ (ਉਹ) ਘਰ ਨੂੰ 
ਜਾਣਾ ਨਹੀਂ (ਚਾਹੁੰਦੀਆਂ)। 


ਪ੍ਗਟੇ ਤ੍ਰੈ ਸੁਤ ਤਿਨ ਕੇ ਜਬੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੀ ਸੇਵ ਗੁਰੁ ਕੀ ਬਹੁ ਤਬੈ। 
ਮਾਤਨ ਯੁਤ ਗੁਰੁ ਕੋ ਨਿਜ ਘਰ ਹੈ। 


ਕਿਯ ਪ੍ਰਸ਼ਾਦ ਮੋਦ ਧਰਿ ਤਰ ਹੈ' ॥ ੭੪॥ 


ਦੋਹਰਾ: 

ਕੰਠਾ ਕੰਕਨ' ਕਿੰਕਨੀ”, 
ਕਲਗੀ ਜਿਗਾ ਕਯੂਰ'। 

ਜਰੇ ਜਵਾਹਰ ਜਬਰ ਯੁਤ, 

ਕੁੰਡਲ ਸੁੰਦ ਭੂਰ' ॥ ੭੫॥ 

ਚੌਪਈ: 

ਗੋਲ ਅਮੋਲਕ ਮੁਕਤਾ' ਮਾਲਾ। 
ਸੁੰਦਰ ਪਾਂਚ ਪੁਸ਼ਾਕ ਬਿਸਾਲਾ। 
ਉਮਦਾ ਅਰਬੀ ਗੂਟ ਅਨੈ ਕੈ'। 

ਕੰਚਨ ਜ਼ੇਵਰ ਜੀਨ ਸਜੈ ਕੈ' ॥੭੬॥ 
ਆਯੁਧ ਲਘੁ ਲਘੁ' ਮੂਠ ਜਰਾਊ। 
ਅਰਪੇ ਸਬਿ ਗੁਰੁ ਕੋ ਧਰਿ ਭਾਊ। 
ਜ਼ੇਵਰ ਤੇਵਰ' ਉਭੈ ਮਾਤ ਕੋ। 

ਦੀਨੇ ਸੁੰਦਰ ਸਰਬ ਭਾਂਤਿ ਕੋ ॥ ੭੭॥ 
ਦਾਸੀ ਦਾਸ ਸਿੱਖ ਮਾਸੰਦੈਂ 

ਅਰਪੇ ਜ਼ੇਵਰ ਬਸਨ ਅਮੰਦੈਂ। 

ਅਤਿ ਉਤਸ਼ਾਹਿ ਸਹਿਤ ਹਾਮੇਸ਼ੈਂ। 


ਸੇਵਕ ਗੁਰੁ ਕੋ ਰਹਯੋ ਬਿਸ਼ੇਸ਼ੈਂ ॥। ੭੮ ॥ 


ਰਹੇ ਦੋਇ, ਇਕ ਸੁਤ ਤਿਹ ਮਰਾ। 
ਭਯੋ ਤੈਸ ਜਜੋਂ ਗੁਰੁ ਬਚ ਰਰਾ'। 
ਜੈਤ ਸੇਠ ਕੀ ਗਾਥਾ ਜੋਈ। 

ਨੌਮ ਗੁਰੂ ਗਾਥਾ ਮੈ ਗੋਈ' ॥ ੭੯॥ 
ਜਾਤਿ ਦੱਤ, ਸ਼ਿਵ ਦੱਤ ਦਿਜੇਸ਼ਰ। 
ਹੁਤੋਂ ਤਹਾਂ ਇਕ ਤਬੈ ਨਰੇਸ਼ਰ'। 
ਮੂਰਤਿ ਰਾਮ ਚੰਦ੍ਰ ਸ਼ਿਵ ਪੂਜੈ। 


ਗੁਰੁ ਜਸ ਸੁਨੈ ਗੁਨੈ ਬਹੁ ਬੂਝੈ' ॥।੮੦॥ 


ਮਨ ਮੈਂ ਪੁਨ ਉਨਿ ਇਮ ਠਹਿਰਾਈ। 


'ਬਹੁਤੇ। 

'ਮੋਤੀਆਂ ਦੀ। 

'ਵਧੀਆ ਛੋਟੇ ਕੱਦ ਦਾ ਅਰਬੀ ਘੋੜਾ ਲਿਆ ਕੇ। 
'ਸੋਨੇ ਦੇ ਗਹਿਣੇ ਤੇ ਕਾਠੀ ਸਜਾ ਕੇ। 
'ਛੋਟੇ ਛੋਟੇ ਸ਼ਸਤ੍ਰ। 


'ਤਿੰਨ ਕੱਪੜੇ। 


1235 





1236 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇ ਅਵਤਾਰ ਸਹੀ ਗੁਰੁ ਰਾਈ'। 

ਰਖਤ ਸ਼ਕਤਿ ਜਿਮ ਲੋਗ ਬਤਾਏ। 

ਰਾਮ ਇਸ਼ਟ ਮਮ, ਕੁਲ ਮੈਂ ਜਾਏ' ॥੮੧॥ 
ਤੌ ਮੁਹਿ ਰਾਮ ਰੂਪ ਦਰਸੈਹੈਂ। 

ਲਖਨ' ਸੱਤ੍ਹਨ” ਭਰਥ ਸੰਗੈਹੈਂ। 

ਇਹੁ ਦਿਢ ਥਟ ਤਟ ਗੰਗ ਥਿਰੈ ਕੈ'। 
ਪੂਜਨ ਕਰੈ ਪ੍ਰਤਿਮਾ' ਜੈ ਕੈ ॥੮੨॥ 

ਇਤ ਤੈ ਗੁਰੂ ਬਾਲਕਨ ਸੰਗੈਂ। 

ਸਰਬਗ ਖੇਲਤ ਗਏ ਨਿਸੰਗੈਂ। 

ਜਬਥਿ ਨ੍ਰਿਪ ਦਿਜ, ਇਨ ਕੀ ਦਿਸ ਪੇਖਾ। 
ਰਾਮ ਚੰਦ ਬਪੁ' ਸਬ ਬਿਧਿ ਲੇਖਾ” ॥੮੨॥ 
ਰਤਨ ਜਟਿਤ' ਸਿਰ ਮੁਕਟ ਲਸੈ ਹੈ?। 
ਮੁਕਤਾ ਮਾਲ ਬਿਸਾਲ ਗਰੈ ਹੈ'। 
ਕੁੰਡਲ ਲੋਲ' ਕਪੋਲਨਿ” ਝਲਕੈਂ”। 

ਅਲਕੈਂ! ਮੋਹਿਤ ਜਨੁ ਸਬਿ ਖਲਕੈਂ2 ॥੮੪॥ 


ਕੰਧ! ਧਨੁਖ ਲਘੁ, ਸਰ ਕਰ? ਸੋਹੈ। 
ਬਿਕਸੇ ਨੈਨ ਕਵਲ, ਮਨ ਮੋਹੈ। 
ਚੀਰਿ ਹੀਰ ਜਟਿ ਕਟਿ ਤੁਨੀਰ ਥਟਿ'। 


ਬੀਰ ਧੀਰ ਗੰਭੀਰ ਬਲੀ ਭਟ ॥ ੮੫॥ 
ਪਗ ਪਾਜਨਿ ਕਟਿ ਕਿੰਕਨਿ ਸੋਹੈ'। 
ਠੁਮਕ ਚਲਨ ਧੁਨਿ ਸੁਨਿ ਮਨ ਮੋਹੈ। 
ਪਟਨਾ ਅਵਧ ਗੰਗ ਸਰਜੂ ਤਟ'। 


ਬਿਹਰਤ ਚਾਰੋਂ ਬੀਰ ਬਾਲ ਗਟ' ॥ ੮੬॥ 


ਕੌਸ਼ਲੇਸ਼ ਸੁਤ' ਯੁਤ ਸਮਾਜ ਸਬਿ। 

ਦੇਖੇ ਦਿਜਵਰ ਮਗਨ ਭਯੋ ਤਬਿ। 

ਉਨਿ ਅਤਿ ਸ਼ੀਘੁ ਜਾਨ ਇਸ਼ਟ ਨਿਜ। 
ਪੁਮਾਨੰਦ ਨਿਮਗਨਿ ਪੁੋਮਿ ਭਿਜਿ ॥੮੭॥ 
ਦੌਰਿ ਦੰਡ ਸਮ ਆਗੇ ਪਰਾ। 


'ਰਾਜਾ ਰੂਪ ਗੁਰੂ ਜੀ। 
ਮੇਰੇ ਇਸ਼ਟਰਾਮ ਚੰਦੂ ਦੀ ਕੁਲ ਵਿੱਚ ਇਹ ਪੈਦਾ ਹੋਏ ਹਨ। 


'ਲਛਮਣ। “ਸੱਤੂੁਘਨ। 
'ਇਹ ਪੱਕੀ ਠਾਣ ਕੇ ਗੰਗਾ ਦੇ ਕਿਨਾਰੇ ਬੈਠ ਕੇ। 
ਮੂਰਤੀ ਦੀ। 


'ਸਰੂਪ। “ਜਾਣਿਆ। 

'ਜੜਿਆ ਹੋਇਆ। “ਚਮਕਦਾ ਹੈ। 
'ਗਲ ਵਿੱਚ ਹੈ। 

'ਚੰਚਲ। “ਗੱਲ੍ਹਾਂ ਤੇ। “ਚਮਕਦੇ ਹਨ। 
ਜ਼ੁਲਫ਼ਾਂ, ਲਿਟਾਂ। “ਸ੍ਰਿਸ਼ਟੀ ਨੂੰ। 
ਮੋਢੇ ਤੇ। “ਹੱਥ 'ਚ ਤੀਰ। 


'ਲੱਕ ਨਾਲ ਭੱਥਾ ਸਜਾਇਆ ਹੈ (ਜਿਸ ਵਿੱਚ) ਹੀਰੇ ਚੀਰ ਕੇ 
ਜੜੇ ਹਨ। 


ਪੈਰਾਂ 'ਚ ਪੰਜੇਬਾਂ ਤੇ ਲੱਕ 'ਚ ਤੜਾਗੀ ਸੋਂਹਦੀ ਹੈ। 


'ਪਟਨਾ, ਅਜੁੱਧਿਆ ਤੇ ਗੰਗਾ (ਦਾ ਕਿਨਾਰਾ) ਸਰਜੂ ਨਦੀ 
ਦਾ ਕਿਨਾਰਾ ਹੈ। 

'ਬਾਲ ਉਮਰ 'ਚ ਚਾਰੇ ਭਰਾ (ਗਟ) ਕਤਾਰ ਬੰਨ੍ਹ ਕੇ 
(ਬਿਹਰਤ) ਫਿਰਦੇ ਹਨ। 

'ਦਸਰਥ ਦੇ ਪੁੱਤੂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਗ ਪੰਕਜ ਪਰਸੇ ਸਿਰ ਧਰਾ। 

ਗਦ ਗਦ ਗਿਰਾ ਰੁਮਾਂਚ ਭਯੋ ਤਰੁ'। 

ਸੀ ਗੁਰੁ ਤਿਹ ਸਿਰ ਪਰ ਨਿਜ ਧਰਿ ਕਰੁ' 
॥੮੮॥ 

ਖੋਲ ਕਪਾਟ ਗਯਾਨ ਨਿਜ ਦਯੋ। 
ਉਸਤਤਿ ਕਰਤ ਸਮੁਖ ਨ੍ਿਪ ਭਯੋ ॥੮੯॥ 
ਕਵਿੱਤ: 

ਤੂੰ ਹੀ ਮੱਛ ਕੱਛ ਕੋਲ' ਨਰ-ਸਿੰਘ ਬਾਵਨ ਹ੍ਹੈ, 
ਪ੍ਰਸਰਾਮ ਰਾਮ ਕ੍ਰਿਸ਼ਨ ਕਲਕੀ ਕਹਾਏ ਹੈਂ। 

ਭਏ ਹੈਂ ਅਨੇਕ ਅਵਤਾਰ ਹੋਹਿਂ ਆਗੇ, ਐ ਪੈ 
ਮੇਰੋ ਇਸ਼ਟ ਸਿ੍‌ਿਸ਼ਟ ਏਕ ਰਾਮ ਸੁਖ ਦਾਏ ਹੈਂ। 
ਤਾਂ ਹੀ ਕੀ ਸੁ ਕੁਲ ਮਾਂਹੀ ਰਾਵਰ ਸੁਹਾਹੀਂ ਅਬਿ', 
ਵਾਹੀ ਗੁਨ ਰੂਪ ਖੂਪ ਭੂਪ ਮਨ ਭਾਏ ਹੈਂ”। 

ਤਾਂ ਪਰ ਵਿਸ਼ੇਸ਼' ਤੁਮ ਸਤਿਗੁਰੁ ਅਵਤਾਰ, 

ਕਰਮ ਜਾਲ ਭੂਮ, ਕਾਲ ਜੀਵਨ ਕਟਾਏ ਹੈ' 
॥੯੦॥ 

ਦੋਹਰਾ: 

ਪੀਰ ਫਕੀਰ ਅਵਤਾਰ ਪੁਰਭੁ', 

ਕੈਵਲ ਮੁਕਤਿ ਉਦਾਰ। 

ਜੀਵਨ ਕੋ ਦੈ ਸਕਤ ਨਹਿ”, 

ਬਿਨ ਸਤਿਗੁਰੁ ਨਿਰਧਾਰ' ॥ ੯੧॥ 

ਤਾਂ ਹੀ ਤੈ ਪੁਭੁ ਕਲੀ ਮੈਂ, 

ਜੀਵਨ ਹੇਤ ਕਲਯਾਨ। 

ਸੀ ਸਤਿਗੁਰੁ ਨਾਨਕ ਭਏ, 

ਦਸਮ ਤੁਮੈ ਭਗਵਾਨ ॥ ੯੨॥ 

ਸੋਰਠਾ: 

ਹਰਿ ਕਰਮਨ ਅਨੁਸਾਰ, 

ਜੀਵਨ ਕੋ ਭਵ ਸਿੰਧੂ ਮੈਂ”। 

ਗਹਿ ਕਰਿ ਦੀਨੋ ਡਾਰ, 

ਬਹਿਤ ਚੁਰਾਸੀ ਧਾਰ ਮੱਧ' ॥ ੯੩॥ 


10 


'ਬਾਣੀਰੁਕ ਗਈ ਤੇ ਬਹੁਤੇਰੋਮ ਖੜੇ ਹੋ ਗਏ। 
'ਹੱਥ। 


'ਹੁਣ ਆਪ ਸੋਹ ਰਹੇ ਹੋ। 

'ਉਹੀ ਚੰਗੇ ਗੁਣ ਤੇ ਉਹੀਰਾਜਾ ਸਰੂਪ ਮਨ ਨੂੰ ਚੰਗੇ ਲੱਗੇ ਹੋ। 
'ਉਨ੍ਹਾਂ ਨਾਲੋਂ ਵਾਧਾ (ਇਹ ਕਿ)....। 

'ਜੀਵਾਂ ਦੇ ਕਰਮ ਜਾਲ ਤੇ ਭੂਮ ਜਾਲ ਅਤੇ ਕਾਲ ਕੱਟਣ ਲਈ 


ਆਏ ਹੋ। 
ਪਰਮੇਸ਼ਰ (ਦੇ ਘੱਲੇ ਹੋਏ)। 


'ਦੇ ਨਹੀਂ ਸਕਦੇ। 
'ਨਿਸ਼ਚੇ ਜਾਣੋ। 


'ਸੰਸਾਰ ਸਮੁੰਦਰ ਵਿੱਚ। 


ਚੁਰਾਸੀ ਲੱਖ ਜੂਨਾਂ ਰੂਪ ਧਾਰ ਵਿੱਚਰੁੜ੍ਹਦੇ ਜਾਂਦੇ ਹਨ। 





1238 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲ ਜੈ ਹੈਂ ਜਿਹ ਸਤਗੁਰੂ ॥ ੯੪॥ 

ਨਿਜ ਉਪਦੇਸ ਦਿਢਾਇ, 

ਗਯਾਨ ਅਗਨਿ ਉਪਜਾਇ ਹੈਂ। 

ਭਵ ਦੁਖ ਦੇਤ ਜਰਾਇ', ਸੰਸਾਰ ਦੇ ਦੁਖ ਸਾੜ ਦੇਂਦੇ ਹਨ। 
ਕਰਮ ਜਾਲ ਅਗਯਾਨ ਯੂਤ ॥ ੯੫॥ 

ਸਰਬ ਸ਼ਕਤਿ ਯੁਤ ਆਪ, 
ਸਤਿਗੁਰੁ ਹੋ ਅਵਤਾਰ ਪੁਭੁ। 

ਮਮ ਸਿਰ ਨਿਜ ਕਰ ਥਾਪ', 

ਸਿੱਖ ਬਨਾਵਹੁ ਆਪਨੋ ॥ ੯੬॥ 
ਸਤਿਨਾਮੁ ਮੰਤ੍ਰ ਦਯੋ। 

ਸਬਿ ਦੁਖ ਦੀਨੋ ਖੋਇ, 

ਕ੍ਰਿਪਾ ਦ੍ਰਿਸ਼ਟਿ ਕੀ ਬ੍ਰਿਸ਼ਟਿ' ਕਰਿ ॥੯੭॥ 
ਦੋਹਰਾ : 


ਯਾ ਬਿਧਿ ਦਿਜ ਨ੍ਰਿਪ ਸਿਖ ਭਯੋ, 

ਲਖਿ ਗੁਰੁ ਕੋ ਪੁਭ ਈਸ। 

ਜਯੋਂ ਸਿਖ ਭਯੋ ਰਈਸ ॥੯੮॥ 
ਭੂਪਤਿ ਮੈਨੀ ਜਾਤਿ। 

ਗੁਰੁ ਮੰਦਰ ਕੇ ਨਿਕਟਿ ਹੀ, 

ਹੁਤੋਂ ਅਧਿਕ ਬੱਖਯਾਤ ॥ ੯੯॥ 

ਚੌਪਈ: 

ਨਾਂਹਿ ਤਾਂਹਿ ਕੇ ਥਾ ਸੁਤ ਘਰ ਹੈ। 

ਦੰਪਤਿ' ਰਹਿੰ ਉਦਾਸ ਯੌ ਤਰ? ਹੈਂ। 'ਇਸਤ੍ਰੀ ਪਤੀ। “ਬਹੁਤੇ। 
ਸੁਜਸ ਗੁਰੂ ਕਾ ਸੁਨਿ ਉਨਿ ਕਾਂਨੀ। 

ਯਾ ਬਿਧਿ ਨਿਜ ਮਨ ਮੈਂ ਦਿਢ ਠਾਂਨੀ ॥੧੦੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1239 


ਜੇ ਗੁਰੂ ਹੈਂ ਅਵਤਾਰ ਅਜ਼ਮਤੀ। 

ਤੌ ਹਮਰੇ ਮਨ ਕੀ ਲਖਿ ਗਤੀ'। 

ਦਰਸ਼ਨ ਦੈਹੈਂ ਮੁਹਿ ਘਰ ਆਈ। 

ਰਾਨੀ ਦਿਢ ਮਨ ਮਹਿ ਠਹਿਰਾਈ ॥ ੧੦੧॥ 

ਫਤੇ ਚੰਦ ਨਿਤ ਗੁਰੁ ਦਰ ਜਾਵੈ। 

ਬੰਦਨ ਕਰਿ ਚੁਪਕਾ ਚਲਿ ਆਵੈ। 

ਜਾਨੀ ਜਾਨ ਗੁਰੂ ਸਬਿ ਜਾਨੀ। 

ਕਰੀ ਪ੍ਰੇਮ ਨੇ ਖੈਂਚ ਮਹਾਨੀ ॥ ੧੦੨॥ 

ਵਤਸਲ ਭਗਤੈਂ ਬ੍ਰਿਦ ਸੰਭਾਰਾ'। 'ਭਗਤਾਂ ਨਾਲ ਪਿਆਰ ਕਰਨ ਵਾਲਾ ਸੁਭਾਵ ਚੇਤੇ ਕੀਤਾ। 
ਇਕ ਦਿਨ ਨ੍ਰਿਪ ਜਬਿ ਅਯੋ ਸਕਾਰਾ'। 'ਸਵੇਰੇ। 

ਅੰਗੁਰੀ ਤਾਂ ਕੀ ਪਕਰਿ ਉਚਾਰਾ। 

ਹਮ ਚੈਹੈਂ ਤੁਵ ਧਾਮ ਨਿਹਾਰਾ ॥। ੧੦੩॥ 

ਧੰਨ ਭਾਗ ਨ੍ਿਪ ਆਪਨ ਲਖੇ ਕੈ'। 

ਗਯੋਂ ਧਾਮ ਸੰਗ ਗੁਰਹਿਂ ਲਵੈ ਕੈ'। 

ਰਾਨੀ ਪਿਖਿ ਸੁਨਿ ਭਈ ਹਿਰਾਨੀ। 

ਜਾਨੀ ਜਾਨ ਗੁਰੂ ਦਿਢ ਜਾਨੀ ॥੧੦੪॥ 

ਅਤਿ ਪ੍ਰਮੋਦ ਪਗ ਪਰ ਲਪਟਾਈ। 

ਗੋਦ ਸਮੋਦਹਿ ਲਏ ਉਠਾਈ। 

ਬਾਰਿ ਬਿੱਤ' ਬਹੁ ਦੀਨ ਗਰੀਬੈਂ। ਧਨ ਵਾਰ ਕੇ। 

ਅਤਿ ਉੱਤਮ ਨਿਜ ਲਖੈ ਨਸੀਬੈਂ ॥੧੦੫॥ 

ਕਦਮ ਪਦਮ' ਸੁਖ ਸਦਮਮ ਚੁਮੈਂ ਹੈ। 'ਚਰਨ ਕੰਵਲ। “ਘਰ। 

ਸਹਿਤ ਅਲੀਨ ਅਲੀ ਸੀ ਵੈ ਹੈ'। 'ਉਹ ਸਖੀਆਂ ਸਹਿਤ ਭੌਰੀ ਵਰਗੀ ਹੈ। 
ਚੰਦਹੁਂ ਤੈ ਦਹਚੰਦ ਅਮੰਦੈਂ”। (ਸਤਿਗੁਰੂ) ਚੰਦ ਤੋਂ ਦਸ ਗੁਣਾ ਚਮਕਦੇ ਚੰਦ ਹਨ। 
ਚਖ ਚਕੋਰ ਕੋ' ਦਾਇ ਅਨੰਦੈਂ ॥੧੦੬॥ 'ਨੇਤਰਾਂ ਰੂਪ ਚਕੋਰਾਂ ਨੂੰ। 

ਮਹਿਮਾ ਜੈਸੀ ਥੀ ਸੁਨ ਰਾਖੀ। 

ਤਾਂ ਤੈ ਦਸ ਗੁਨ ਪੇਖੀ ਆਖੀਂ। 

ਰਾਨੀ ਭ੍ਰਿਤ ਪੁਤ' ਕਹਜੋ ਸ਼ਿਤਾਬੀ। 

ਲਯਾਉ ਮਿਠਾਈ ਤਾਜ਼ੀ ਆਬੀ' ॥੧੦੭॥ 

ਕਹੋ ਗੁਰੂ ਤੈਂ ਨਿਜ ਹਿਤ ਮਾਈ !। 

ਪੂਰੀ ਘੁੰਘਨੀ' ਤਯਾਰ ਕਰਾਈ। 





1240 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੈਹੁ ਹਮੈਂ ਛਕਨੇ ਹਿਤ ਸੋਈ। 

ਰਾਨੀ ਸੁਨਿ ਮਨ ਅਚਰਜ ਹੋਈ ॥੧੦੮॥ 
ਇਹੁ ਅਜ਼ਮਤ ਪਿਖਿ ਨਿਸਚੇ ਜਾਨਾ। 

ਪੂਰਨ ਪੁਰਖ ਏਹੁ ਭਗਵਾਨਾ। 

ਪੂਰੀ ਘੁੰਘਨੀ ਦੂਧ ਮੰਗਾਯੋ। 
ਲਰਕਨਿ ਸਹਤ ਗੁਰੂ ਛਕਿ ਗਾਯੋ' ॥ ੧੦੯ ॥ 
ਜਬਿ ਐ ਹੈਂ ਹਮ ਇਹੀ ਖੁਲਾਯੋ। 

ਮਾਨ ਸਤ' ਉਨਿ ਮਹਲ ਦਿਖਾਯੋ। 

ਥੀ ਤਹਿਂ ਫੁਲਵਾਰੀ ਸੁਠ' ਮਹਾਂ। 

ਖੇਲਤ ਰਹੇ ਨਿਸਾ ਲੌ ਤਹਾਂ ॥੧੧੦॥ 

ਉਭੈ ਮਾਤ ਪ੍ਰਤੀਖਤ ਰਹੀਂ'। 

ਪੁਨਾ ਕ੍ਰਿਪਾਲ' ਪਠਾਯੋ ਤਹੀਂ। 

ਰਾਣੀ ਭੂਸ਼ਨ ਬਸਨ ਖਿਲੌਨੇ। 

ਦੈ ਅਕੋਰ ਘਰ ਪਠੇ ਸਲੌਨੇ' ॥ ੧੧੧॥ 
ਜਬਿ ਜਬਿ ਫਿਰ ਗੁਰੁ ਤਿਨ ਕੇ ਜਾਵੈਂ। 

ਚ਼ਨੇ ਤਲੇ ਪੂਰੀ ਪੈ ਪਾਵੈਂ'। 
ਦੰਪਤਿ' ਸਾਦਕ? ਪ੍ਰੇਮੀ ਭਏ। 

ਮਨ ਤਨ ਧਨ ਗੁਰੁ ਹਿਤ ਅਰਪਏ' ॥ ੧੧੨॥ 
ਗੁਰ ਮੂਰਤਿ ਉਰ ਮਾਹਿ ਬਸਾਈ। 

ਇੱਛਯਾ ਨਿਜ ਸੁਤ ਹੋਨ ਤਜਾਈ। 

ਗੁਰੁ ਮੈਂ ਮਹਾਂ ਮੋਹ ਤਿਨ ਕੇਰੋਂ। 

ਭਯੋ, ਕਰੈਂ ਨਿਤ ਸੇਵ ਬਧੇਰੋ ॥ ੧੧੨ ॥ 
ਗੁਰੁ ਕੋ ਨ੍ਰਿਪ ਨਿਤ ਘਰ ਲੈ ਜਾਵੈ। 

ਦਿਨ ਭਰ ਖੇਲੈਂ ਹਸੈਂ ਹਸਾਵੈਂ'। 

ਸ੍ਰਾਦਲ ਭੋਜਨ ਬਿਬਿਧ' ਛਕਾਵੈਂ। 

ਛਿਨ ਸਮ ਦਿਨ ਤਿਨ ਤਈਂ' ਬਿਤਾਵੈਂ ॥ ੧੧੪॥ 
ਕਰੈਂ ਕਲੋਲ ਅਤੋਲ ਅਮੋਲੈਂ”। 

ਪ੍ਰਿਯ ਪੁਤ ਜਯੋਂ ਪ੍ਰਭ ਸਿਉ' ਬੋਲੈਂ। 

ਜ਼ੇਵਰ ਜਬਰ ਜਵਾਹਰ ਜਰੇ। 
ਬਿਬਿਧਾ ਬਹੁ ਬਨਵਾਵਨ ਕਰੇ ॥ ੧੧੫॥ 


'ਕਿਹਾ। 


।(ਇਹ ਬਚਨ) ਸੱਤ ਮੰਨ ਕੇ। 
'ਸੁੰਦਰ। 


!ਉਡੀਕਦੀਆਂ ਰਹੀਆਂ। 
'ਮਾਮਾ ਜੀ। 


'ਭੇਟਾ। 


'ਤਲੇ ਹੋਏ ਛੋਲੇ ਪੂੜੀਆਂ ਤੇ ਦੁੱਧ ਪਾਉਂਦੇ ਭਾਵ ਛਕਦੇ ਹਨ। 
'ਇਸਤ੍ਰੀ ਪਤੀ। ਸਿਦਕ ਵਾਲੇ। 
'ਭੇਟਾ ਕਰ ਦਿੱਤੇ। 


'ਅਨੇਕ ਤਰ੍ਹਾਂ ਦੇ। 

'ਤਿਨਾਂ ਸਤਿਗੁਰਾਂ ਨਾਲ। 

'ਬਹੁਤੀਆਂ ਅਮੋਲਕ (ਕਲੋਲ) ਖੇਡਾਂ ਕਰਦੇ ਹਨ। 
'ਸਤਿਗੁਰਾਂ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਦਲਤ ਤ੍ਰੈ ਤ੍ਰੈ ਬੇਰ ਪੁਸ਼ਾਕੀਂ। 
ਪ੍ਰਭਹਿ ਸ਼ਿੰਗਾਰ ਲੈਂਹ ਮੁਦ ਝਾਂਕੀ'। 
ਸੈਰ ਸ਼ਿਕਾਰ ਨ੍ਰਿਪ ਜਬ ਜੈਹੈ। 


੨ .੨੬=੨੦ 


ਸਾਨੰਦ ਗੁਰੈਂ ਸੰਗ ਲੈ ਜੈਹੈ ॥੧੧੬॥ 
ਫੀਲ' ਪਾਲਕੀ ਅੱਸ੍ਹ ਅਸ੍ਹਾਰੀ। 

ਗੁਰੈਂ ਬਿਠਾਵੈ ਭੂਪ ਅਗਾਰੀ। 

ਬਾਤ ਸ਼ਿਕਾਰ ਘਾਤ ਦਿਖਰੈਹੈਂ'। 

ਕਬੀ ਬਾਗ ਕਾ ਸੈਲ ਕਰੈਹੈਂ ॥੧੧੭॥ 
ਕਬੀ ਗੰਗ ਤਟ ਫਿਰ ਥਿਰਿ ਤਰੀ'। 

ਕਰਤ ਸੈਰ ਪੈਰਤ ਬਿਧਿ ਖਰੀ'। 

ਯਾ ਬਿਧਿ ਪਰਚਿ ਸਰੁਚਿ' ਘਰ ਆਵੈਂ। 
ਏਕ ਜਾਮ' ਜਬਿ ਨਿਤ ਨਿਸ ਜਾਵੈ ॥ ੧੧੮॥ 
ਮਾਤੁਲ ਜਾਇ ਗੁਰੈਂ ਤਬਿ ਲਯਾਵੈ। 

ਮਾਤ ਉਭੈ ਪਿਖਿ ਸਿਖ ਹੁਲਸਾਵੈਂ। 

ਸਿੱਖ ਤਬੈ ਸਬਿ ਥਿਰਿ ਗੁਰੁ ਪਾਸੈਂ। 

ਪਢਿ ਰਹਿਰਾਸ ਕਰੈਂ ਅਰਦਾਸੈਂ ॥੧੧੯॥ 
ਦੋਹਰਾ: 

ਪਟਨੇ ਹਰਿਮੰਦਰ ਵਿਖੇ, 
ਯਾਂਹੀ ਤੈ ਅਬਿ ਤਾਹਿਂ। 

ਏਕ ਪਹਿਰ ਨਿਸ ਬਿਤੀ ਤੈ, 

ਸਿਖ ਰਹਿਰਾਸ ਪਢਾਹਿਂ ॥੧੨੦॥ 
ਚੌਪਈ: 

ਰੀਤਿ ਇਹੀ ਗੁਰੁ ਘਰ ਸਦ ਰਹੀ। 

ਆਇ ਸਭਾ ਮੈਂ ਜਬਿ ਗੁਰੁ ਬਹੀ'। 

ਤਬਿ ਰਹਿਰਾਸ ਗ੍ਰੰਥੀ ਪਢ ਹੈ। 

ਸਬਿ ਗੁਰੂ ਗੁੰਥ ਹਜੂਰੈਂ ਖਢ ਹੈਂ! ॥੧੨੧॥ 
ਚਲੀ ਆਤ ਮੁਯਾਦ ਆਦਿ ਇਹ। 

ਜੋ ਨਹਿ ਗਹਿ ਮਤਿ ਕੂਰ ਲਖੋ ਤਿਹ'। 
ਫਤੇ ਚੰਦ ਕੇ ਗੁਰੁ ਨਿਤ ਖੇਲੈਂ। 

ਲਰਕਨ ਯੁਤ ਅਤਿ ਆਨੰਦ ਝੇਲੈਂ! ॥੧੨੨॥ 


'ਦੇਖ ਕੇ ਅਨੰਦ ਲੈਂਦੇ ਹਨ। 


'ਹਾਥੀ। “ਘੜੇ ਦੀ। 

'ਸ਼ਿਕਾਰ ਦੀਆਂ ਗੱਲਾਂ ਤੇ ਦਾਅ ਵਿਖਾਉਂਦੇ ਹਨ। 
ਬੇੜੀ 'ਚ ਬੈਠਦੇ ਹਨ। 

'ਚੰਗੇ ਢੰਗ ਨਾਲ ਤੁਰਦੇ ਹਨ। 


'ਮਰਜ਼ੀ ਨਾਲ। 
'ਪਹਿਰ। 


'ਬੈਠਦੇ ਸਨ। 
'(ਅਰਦਾਸ ਸਮੇਂ) ਖੜ੍ਹੇ ਹੁੰਦੇ ਹਨ। 
'ਜੋ ਗੁਹਿਣ ਨਹੀਂ ਕਰਦਾ ਤਿਸ ਦੀ ਮੱਤ ਝੂਠੀ ਜਾਣੋ। 


'ਮਾਣਦੇ ਹਨ। 


1241 





1242 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਕਰ ਸੋਂ! ਲਾਵਤ ਫੁਲਵਾਰੀ। 'ਆਪਣੇ ਹੱਥ ਨਾਲ। 

ਲੀਲ੍ਹਾ ਬਾਲ ਸਿੰਚ ਹੈਂ ਬਾਰੀ'। 'ਬਾਲ ਲੀਲ੍ਹਾ (ਕਰਦੇ ਹੋਏ) ਪਾਣੀ ਸਿੰਜਦੇ ਹਨ। 

ਕਹੈਂ ਹਮੇਸ਼ ਰਹੈ ਮਮ ਵਾਰੀ'। 'ਬਗ਼ੀਚੀ। 

ਨਹਿ ਈਹਾਂ ਜਰ' ਰਹੇ ਤਿਹਾਰੀ ॥ ੧੨੩॥ 'ਜੜ੍ਹ। 

ਸਾਯੁਜ ਮੋਖ' ਤੁਮੈਂ ਮੈਂ ਦੈਹੋਂ। 'ਇਕ ਮੁਕਤੀ ਜੋ ਉਪਾਸ਼ਕ ਨੂੰ ਉਪਾਸ਼ਯ ਨਾਲ ਜੋੜ ਦੇਂਦੀ ਹੈ 
ਪਰ ਅਭੇਦਤਾ ਨਹੀਂ ਹੁੰਦੀ। 

ਜਹਿਂ ਰਹਿਹੋਂ ਮੈਂ ਤੁਮੇਂ ਰਖੈਹੋਂ। 

ਪੁੱਤ ਭਾਵ ਅਤਿ ਪਤਿ ਤਿਹਾਰੀ। 

ਹੈ ਮੁਝ ਮੈਂ, ਤੁਝ ਮੈਂ ਮਮ ਭਾਰੀ ॥ ੧੨੪॥ 

ਔਰ ਪੁੱਤੁ ਨਹਿ ਅਬਿ ਤੁਹਿ ਦੈ ਹੈਂ। 

ਹਮ ਹੀ ਪੂਤ ਤੁਮਾਰੇ ਚੈਹੈਂ। 

ਮਹਿਲ ਤੁਮਾਰੇ ਜੇਤਕ ਐ ਹੈਂ। 

ਇਹਾਂ ਹਮਾਰਾ ਧਾਮ' ਬਨੈ ਹੈ ॥ ੧੨੫॥ 'ਘਰ ਭਾਵ ਗੁਰੁਦੁਆਰਾ। 

ਬਾਗ ਮੁਕਾਨ ਇਹਾਂ ਬਡ ਪੈ ਹੈਂ। 

ਕਥਾ ਕੀਰਤਨ ਸਤਿਸੰਗ ਥੈ ਹੈ'। 'ਹੋਵੇਗੀ। 

ਸੰਤ ਹੰਸ ਸਮ ਸੇਵ ਕਮੈ ਹੈਂ। 

ਮੰਦਰ ਸੁੰਦਰ ਤੁੰਗਰਚੈ ਹੈਂ! ॥ ੧੨੬॥ ਉੱਚੇ ਬਣਾਉਣਗੇ। 

ਇਮ ਬਾਤਨ ਕਰਿ ਦਾਤਨ ਕਈ। 

ਗਾਡ ਧਰਾ ਬਗੀਆ ਮੈ ਦਈ'। 'ਬਾਗ਼ ਦੀ ਧਰਤੀ 'ਚ ਗੱਡ ਦਿੱਤੀ। 

ਸੁਸਕ ਕਰੰਦੇ ਕੀ ਥੀ ਸੋਈ'। 'ਕਰੌਂਦੇ ਬ੍ਰਿੱਛ ਦੀ ਉਹ ਸੁੱਕੀ ਦਾਤਣ ਸੀ। 

ਬਾਰਹਿਂ ਮਾਸ ਫਲੈ ਇਮ ਗੋਈ' ॥੧੨੭॥ 'ਕਿਹਾ। 

ਦੰਪਤਿ ਸੁਨਿ ਉਨਿ ਕੇ ਬਹੁਧਾ ਬਚ। 

ਰੋਖ ਦੋਖ ਬਿਨ ਮਾਨਤ ਸਬਿ ਸਚ। 

ਜਿਤਕ ਭਵਿੱਖਤ ਬਚਨ ਉਚਾਰੇ। 

ਸਹੀ ਤਹਾਂ ਅਬਿ ਪਿਖਿਅਤ ਸਾਰੇ ॥ ੧੨੮॥ 

ਦਾਤਨ ਕੇਰ ਕਰੌਂਦਾ ਭਯੋ। 

ਬਾਰਹਿਂ ਮਾਸ ਫਲਤ ਨਿਰਖਯੋ'। 

ਫਤੇ ਚੰਦ ਕੀ ਸੰਤਤਿ ਨਾਂਹੀ। 

ਤੌ ਭੀ ਰਚਨਾ ਤਹਿ ਬਡ ਆਹੀ ॥ ੧੨੯॥ 

ਸੰਤ ਨਿਰਮਲੇ ਸੇਵ ਕਮੈ ਹੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1243 


ਰਚਨਾ ਦਿਨ ਪ੍ਰਤਿ ਅਧਿਕ ਬਚਢੈ ਹੈਂ। 
ਭੂਪਨ ਸੇ' ਮੰਦਰ ਸਜਵਾਏ। 
ਝਾੜ' ਫਨੂਸਨ? ਲੌ ਮੁਦ ਦਾਏ ॥ ੧੩੦ ॥ 


ਬਾਗ ਲਗਾਯੋ ਬਡ ਚੌਫੇਰੇ। 

ਤਾਲ' ਤਮਾਲ ਰਸਾਲ? ਉਚੇਰੇ। 
ਆਮਰੂਦ ਅੰਗੂਰ ਸਰੂਚੇ' ॥੧੨੧॥ 
ਸੰਗਤਰੇ ਨਿੰਬੂ ਗਲਗਲੈਂ। 

ਲੀਚੀ ਬੇਰੀ ਸਬ ਤਰੁ ਭਲੈਂ। 

ਫੈਲੇ ਫੂਲੇ ਫਬੇ ਅਪਾਰੈਂ। 

ਝੁਕੇ ਮਨੋ ਗੁਰੁ ਤਈਂ ਜੁਹਾਰੈਂ! ॥ ੧੩੨॥ 
ਗੇਂਦਾ ਗੁਲ' ਗੁਲਾਬ ਗੁਲਬਾਸਾ”। 
ਥਿਰੇ ਰਹਿਤ ਸਦ ਸਹਿਤ ਸੁਵਾਸਾ'। 
ਕੇਲਾ ਏਲਾ' ਸੇਉ ਸਪਾਰੀ। 

ਚੰਪਾ ਜੁਹੀ' ਕੇਵਰਾ ਚਾਰੀ” ॥ ੧੩੩ ॥ 
ਰਾਇ ਬੇਲ', ਚੰਬੇਲੀ, ਜੂਹੀ। 


ਹਾਰ ਸ਼ਿੰਗਾਰ', ਮੋਤੀਆ, ਸੂਹੀ”। 


ਬੇਲ ਰਵੇਲ ਆਦਿ ਹੈਂ ਜੇਤੀ। 

ਤਰੁਨ ਪਰੁਨ ਪਰ' ਫੈਲੀ ਤੇਤੀ ॥ ੧੩੪॥ 
ਝੁਲਤ ਝੁਕੀ ਜੁ ਲੇਤ ਹੁਲਾਰੈਂ। 

ਜਨੁ ਆਪਨ ਪੌ ਗੁਰੁ ਪਰ ਵਾਰੈਂ”। 

ਫੂਲ ਅਤੂਲ' ਸੁਗੰਧੀ ਭਰੇ। 

ਡਾਰਤ' , ਪੂਜਨ ਜਨੁ ਗੁਰੁ ਕਰੇਂ ॥ ੧੨੫ ॥ 
ਫੁਲਵਾਰੀ ਗੁਲਜ਼ਾਰ' ਸੁਹਾਵੈ। 

ਮਨੋਂ ਨਜ਼ਾਰਾ ਗੁਰਹਿਂ ਦਿਖਾਵੈ। 

ਗੁਰੁ ਸਥਾਨ ਜਨੁ ਆਨੰਦ ਗੋਭੈ”। 


'ਰਾਜਿਆਂ ਵਰਗੇ। 

'ਝਾੜ-ਬੂਟੇ ਦੀ ਸ਼ਕਲ ਦਾ ਫਾਨੂਸ ਜਾਂ ਦੀਵਿਆਂ ਦਾ ਸਮੂੰਹ। 
“ਫਾਨੂਸ-ਢੋਲ ਦੀ ਸ਼ਕਲ ਦਾ ਬਰੀਕ ਬਸਤ੍ਰ ਨਾਲ ਮੜ੍ਹਿਆ 
ਦੀਪਕ ਦਾਨ। 


'ਬ੍ਰਿੱਛ। “ਅੰਬ। 
'ਅਨਾਰ। ?ਕਟਹਰ ਬ੍ਰਿੱਛ। 
'ਇੱਛਾ ਅਨੁਸਾਰ। 


'ਨਮਸਕਾਰ ਕਰਦੇ ਹਨ। 

'ਫੁੱਲ। “ਅੱਬਾਸ ਦੇ ਫੁੱਲ। 

'ਚੰਗੀ ਵਾਸ਼ਨਾ ਸਹਿਤ। 

'ਇਲਾਇਚੀ। 

'ਇਕ ਤਰ੍ਹਾਂ ਦੀ ਚੰਬੇਲੀ। “ਸੁੰਦਰ ਕਿਉੜਾ। 

'ਰਾਜ ਵੱਲੀ-ਮੋਤੀਏ ਦੀ ਜਾਤੀ ਦੀ ਇਕ ਵੇਲ ਜਿਸ ਨੂੰ ਚਿੱਟੇ 
ਫੁੱਲ ਲਗਦੇ ਹਨ। 

'ਇਕ ਬ੍ਰਿੱਛ ਜਿਸ ਦੇ ਸੁਗੰਧੀ ਵਾਲੇ ਚਿੱਟੇਰੰਗ ਦੇ ਫੁੱਲ ਹੁੰਦੇ 
ਹਨ, ਡੰਡੀ ਸੁਨਹਿਰੀਰੰਗ ਦੀ ਹੁੰਦੀ ਹੈ ਜਿਸ ਤੋਂ ਬਸਤ੍ਰੰਗੇ 
ਜਾਂਦੇ ਹਨ। 'ਕੁਸੁੰਭੀਰੰਗੇ ਫੁੱਲ। 


ੱਛਾਂ ਦੇ ਪੱਤਿਆਂ ਤੇ। 

'ਜਾਣੋਂ ਆਪਣੇ ਆਪ ਨੂੰ ਗੁਰਾਂ ਤੋਂ ਵਾਰਦੀਆਂ ਹਨ। 
'ਬਹੁਤੇ। 

'ਸੁੱਟਦੀਆਂ ਹਨ। 

'ਖਿੜੀ ਹੋਈ। 


'ਅਨੌਦ ਦੀਆਂ ਲਗਰਾਂ। 





1244 


ਪਿਖਿ ਸੁਰ ਨਰ ਮੁਨਿ ਜਨ ਮਨ ਲੋਭੈੱਂ ॥ ੧੩੬ ॥ 
ਸਬਿ ਛਬਿ ਸਾਰਦ' ਸਕੈ ਨ ਗਾਈ। 

ਜਿਹ ਪਿਖਿ ਨੌਦਨ ਬਨ' ਸ਼ਰਮਾਈ। 

ਬ੍ਰਿੰਦਾ ਬਨ ਜਿਮ ਕ੍ਰਿਸ਼ਨ ਚਰਿੱਤ੍ਰ। 

ਕੀਨ ਤੈਸ ਗੁਰੁ ਤਹਾਂ ਪਵਿੱਤੂ ॥੧੩੭॥ 

ਕਯੋਂ ਨਹਿਂ ਵਹਿ ਉਪਬਨ' ਅੱਸ ਸੋਹੈ। 

ਲਾਯੋ ਜੋ ਗੁਰੁ ਨਿਜ ਕਰ ਸੋ” ਹੈ। 
ਨ੍ਿਪਰਾਨੀ ਦੰਪਤਿ ਅਤਿ ਪ੍ੇਮੀ। 

ਭਗਤਿ _ ਅਨੰਨਯ' _ ਅਵਿਰਰਲ? _ ਸਨੇਮੀ? 


॥੧੩੮॥ 

ਸੰਤਤਿ' ਰਾਜ ਨਹੀਂ ਜਿਨਿ ਚਾਹਾ। 

ਕੇਵਲ ਪੁਭੁ ਪਦ ਨੇਮ ਨਿਬਾਹਾ। 

ਪੂਰਨ ਸਿੱਖ ਗੁਰੂ ਜਹਿਂ ਮਿਲੈਂ। 

ਕਯੋਂ ਨ ਪੁਮੋਦਦ ਅਸ ਗੁਲ ਖਿਲੈਂ' ॥ ੧੩੯ ॥ 
ਪਾਂਚ ਬਰਸ ਸਤਿਗੁਰੁ ਤਹਿਂ ਖੇਲੇ। 


ਦੰਪਤਿ ਪਿਤ ਸੁਖ ਮੈਂ ਅਤਿ ਝੇਲੇ'। 


ਨਿਜ ਕਰ ਸੈਂ ਬਹੁ ਬਿੰਜਨ' ਰਾਨੀ। 

ਕਰਿ ਤਯਾਰ ਅਚਵਾਇ' ਮਹਾਨੀ ॥੧੪੦॥ 
ਭੂਸ਼ਨ ਬਸਨ' ਅਨੇਕ ਪ੍ਰਕਾਰੈਂ। 

ਰਤਨ ਜਟਿਤ ਕੰਚਨ ਕੇ ਭਾਰੈਂ। 
ਪਹਿਰਾਵਤ ਧਰਿ ਪ੍ਰੇਮ ਅਤੇਹੈ'। 

ਕਰਤ ਪਯਾਰ ਪੁਨ ਪੁਨ ਪਿਖਿ ਤੈਹੈ' ॥੧੪੧॥ 
ਸ੍ਰੈਯਾ: 

ਦੰਪਤਿ ਏਕ ਸਮੈਂ ਗਿਨਤੀ' 

ਕਰਿ ਕੈ, ਬਿਨਤੀ ਗੁਰੁ ਪੈ ਇਮ ਪ੍ਰਾਹੀ'। 

ਹੇ ਪੁਭੁ ਜਾਵਨ ਹੇਤ ਪੰਜਾਬ 

ਚਹੌ ਤੁਮ, ਤੌ ਹਮ ਕੈਸ ਜਿਵਾਹੀ'। 

ਦੇਹੁ ਅਲੈਬ' ਇਹਾਂ ਹਮ ਕੋ ਕਿਛੁ, 

ਕੈ ਨਿਜ ਸੰਗ ਲਵਾਇ ਲਿਜਾਹੀਂ”। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਗ਼ੀਚਾ। 
।ਆਪਣੇ ਹੱਥਾਂ ਨਾਲ। 


।ਆਪਣੇ ਇਸ਼ਟ ਤੋਂ ਬਿਨਾ ਦੂਜੇ ਨੂੰ ਨਾ ਮੰਨਣ ਵਾਲਾ। “ਵਿੱਥ 
ਤੋਂ ਬਿਨਾ। “ਨੇਮ ਵਾਲੇ। 


।ਉਲਾਦ। 


'ਕਿਉਂ ਨ ਬਹੁਤਾ ਅਨੰਦ ਦੇਣ ਵਾਲੇ ਐਸੇ ਫੁੱਲ ਖਿੜਨ। 


'ਇਸਤ੍ਰੀ ਪਤੀ। (ਸਤਿਗੁਰਾਂ ਦੇ ਮਾਤਾ) ਪਿਤਾ (ਹੋ ਕੇ) ਬਹੁਤੇ 
ਸੁਖ ਵਿੱਚ ਮਿਲੇ। 

ਭੋਜਨ। 

'ਛਕਾਉਂਦੀ ਹੈ। 

'ਗਹਿਣੇ ਤੇ ਬਸਤ੍ਰ। 


'ਬਹੁਤਾ। 
'ਤਿਨਾ (ਸਤਿਗੁਰਾਂ) ਨੂੰ। 


'ਵਿਚਾਰ। 
'ਕਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1245 


ਯੌ ਕਹਿ ਕੈ ਜਲ ਨੈਨ ਬਹਾਇ, 

ਲਏ ਗੁਰੁ ਗੋਦ ਲਗਾ ਉਰ ਮਾਹੀ' ॥ ੧੪੨॥ 
ਪੇਖਿ ਪ੍ਰੇਮ ਸਨੇਮ ਤਿਨੈਂ ਗੁਰੁ, 

ਦੀਨ ਨਿਜੰ' ਤਰਵਾਰ ਕਟਾਰੀ। 

ਪੋਸ਼ਸ਼' ਲਾਹਿ ਦਈ ਪਨਹੀ ਯੂਤ”, 

ਯਾਹਿ ਲਖੋ ਮਮ ਰੂਪ ਉਦਾਰੀ। 

ਗੁੰਥ ਗੁਰੂ ਪਰ ਕੈ ਹਸਤਾਖਰ', 

ਪੂਜਨ ਮਾਨਨ ਹੇਤ ਉਚਾਰੀ। 

ਭੋਗ ਲਗਾਹੁ ਤੁ ਮੈਂ ਲਰਕ੍ਯੋਂ ਮਧ, 

ਐਂਹੁ ਸੁ ਦੈਹੁਂ ਤੁ ਮੈਹੁਂ ਦਿਖਾਰੀ ॥੧੪੩॥ 
ਫੇਰ ਅਯੋ ਚਲ ਕੈ ਪੁਰ ਆਨੰਦ, 

ਸਾਨੰਦ ਬਾਤ ਸਖਯਾਤ' ਜਿ ਚੈਹੋ। 'ਪ੍ਰਤੱਖ ਗੱਲ ਕਰਨੀ। 
ਮੋ ਮਨ ਮਾਹਿੰ ਸਦਾ ਬਸਹੁ ਤੁਮ, 

ਸਾਯੁਜ ਮੋਖ' ਸੁ ਅੰਤਹਿ ਦੈਹੋਂ। 'ਬਿਸ੍ਹਾਮ ੪੪ ਦੇ ਅੰਕ ੧੨੪ ਦੀ ਟਿੱਪਣੀ। 
ਸੰਤਤਿ ਰਾਜ ਸਦਾ ਜਿ ਚਹੌ, 

ਤਬਿ ਦੈਂਹ ਅਬੈ ਪਰ ਮੋਖ ਨ ਪੈਹੋ। 

ਭੂਪ ਕਹਯੋ ਭਗਤੀ ਨਿਜ ਦੇਹੁ, 
ਪਦਾਰਥ ਕੂਰ ਜਗੱਤ ਨ ਚੈਹੋਂ ॥ ੧੪੪॥ 
ਲੈ ਬਖਸ਼ੀਸ਼' ਗੁਰੂ ਜਗਦੀਸਹਿ 

ਤੈ, ਨਿਜ ਮੰਦਰ ਅੰਦਰ ਥਾਪੀ'। 

ਸੇਵ ਕਰੈਂ ਗੁਰੁ ਮੰਤ੍ਰ ਜਾਪੀ। 

ਮਾਤ ਉਭੈ ਯੁਤ ਬਾਰ ਕਈ, 

ਸਭ ਕੋ ਪਰਸ਼ਾਦ ਕਰਯੋ ਘਰ ਆਪੀ। 

ਤੇਵਰ ਜ਼ੇਵਰ ਭੇਟ ਦਏ ਬਹੁ, 

ਸਿੱਖ ਮਸੰਦਨ ਤਾਇਂ ਅਮਾਪੀ' ॥ ੧੪੫॥ 
ਤੌ ਲਗ ਧਾਵਨ' ਧਾਇ ਗਯੋ, 

ਪੁਰਿ ਆਨੰਦ ਮੈਂ ਪਤੀਆ ਪਹੁੰਚਾਈ। 

ਨੌਮ ਗੁਰੂ ਪਢ ਕੈ ਸੁਧ ਲੈ', 

ਮੁਦ ਹੂੰ ਬਰ ਦੀਨ ਤਿਸੈ' ਸੁਖਦਾਈ। 





1246 


ਔਰ ਬ੍ਰਿਤੰਤ ਬਿਅੰਤ ਗੁਰੂ 
ਭਗਵੰਤ, ਸੁਤੰਤ ਸੁਨਯੋ ਮਨ ਲਾਈ। 
ਸਾਨੰਦ ਆਪ ਲਿਖਿਓ ਗੁਰੁ ਹੈ, 

ਫਿਰ ਬੰਦਨ ਕੈ ਪਗ ਮਾਤਹਿ ਤਾਈਂ ॥੧੪੬॥ 
ਪਯਾਰ ਸ੍ਰੀ ਸੁਤ' ਸੇਵਕ ਸਿੱਖ, 

ਮਸੰਦਨ ਤਾਇ ਖੁਸ਼ੀ ਮਮ ਥੀਓ'। 

ਆਵਹੁ ਲਾਵਹੁ ਦੇਰ ਨਹੀ, 

ਜਿਮ ਸਾਹਿਬਜ਼ਾਦਾ ਕਹੇ ਤਿਮ ਕੀਓ। 
ਧਾਵਨ ਪਾਇ ਬਿੰਦਾ ਗੁਰ ਤੈ, ਪੁਰ ਤੈ' 
ਤੁਰਤੈ' ਤੁਰ ਕੈ ਮਗ ਲੀਓ। 

ਗੌਨ ਕਰਯੋ' ਸਮ ਪੈਨ ਅਯੋ, 

ਪਟਨੇ ਗੁਰ ਭੌਨ' ਸੁ ਪੱਤਰ ਦੀਓ ॥੧੪੭॥ 
ਮਾਤ ਸੁ ਪਾਤੀ' ਪਢੀ ਮੁਦ ਦਾਤੀ”, 

ਠਰੀ ਤਬਿ ਛਾਤੀ ਸੁ ਨਾਤੀ' ਬੁਲਾਯੋ। 
ਸੇਵਕ ਸਿੱਖ ਮਸੰਦਨ ਕੋ, 


ਹਿਤ ਹੋਵਨ ਤਯਾਰ ਉਚਾਰ ਸੁਨਾਯੋ। 

ਧਾਵਨ ਕੋ ਦਸਮੇਸ਼ ਪੁਛਜੋ, 

ਗੁਰੁ ਐ ਪੁਰਿ ਕੋ ਉਨਿ ਹਾਲ ਸੁਨਾਯੋ। 

ਗੰਗ ਸਮਾਨ ਸਤੱਦੁਵ' ਹੈ, 

ਗਿਰ ਪਾਂਤਿ' ਸੁਹਾਤ ਦੁਤੀ ਦਿਸ ਭਾਯੋ 


॥੧੪੮॥ 
ਮਾਤ ਮਹੂਰਤ ਕੀਨ ਸੁਧਾਵਨ”, 


ਜਾਵਨ ਹੇਤ ਪੰਜਾਬ ਦਿਸੋ ਹੈਂ। 

ਆਵਤ ਭੇ ਸੁਨ ਕੈ ਸਬਿ ਸੇਵਕ, 

ਰੰਕ ਧਨੀ ਨਰ ਨਾਰਿ ਤਦੋ ਹੈਂ। 

ਰਾਖਨ ਕੇ ਹਿਤ ਕੀਨ ਉਪਾਵ, 
ਅਨੇਕਹਿੰ ਭਾਂਤਿ ਸੁ ਬਾਤ ਰਚੋਂ ਹੈਂ। 

ਜਾਨ ਬਨੈ ਅਬਿ ਮਾਤ ਕਹਯੋ ਜਬਿ, 

ਪੀਤ' ਭਏ ਸਬਿ ਕੇ ਮੁਖ ਤੌ ਹੈਂ” ॥। ੧੪੯॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸ਼ਹਿਰ ਤੋਂ। 

ਛੇਤੀ। 

'ਚੱਲਿਆ। 

'ਘਰ। 

'ਚਿੱਠੀ। “ਅਨੰਦ ਦੇਣ ਵਾਲੀ। 
ਪੋਤੇ ਨੂੰ। 


'ਸਤਿਲੂਜ ( ਦਰਿਆ)। 
'ਪਹਾੜਾਂ ਦੀਆਂ ਕਤਾਰਾਂ। 


“ਮਹੂਰਤ ਸੋਧਨ ਬਾਰੇ ਦੇਖੋ ਬਿਸ੍ਹਾਮ ੧੨ ਦੇ ਅੰਕ ੯ ਦੇ “ 
ਨਿਸ਼ਾਨ ਦੀ ਪੈਰ ਟੂਕ। 
'ਤਰਫ। 


'ਪੀਲੇ। “ਤਦੋਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1247 


ਸੇਠ ਜਗੱਤਰੁ ਦੱਤ ਦਿਜੇਸ, 

ਫਤੇ ਸਸਿ, ਜੈਤਹਿ ਲੌ ਬਲ ਲਾਏ। 
ਕੀਨ ਨਿਮੰਤਨ' ਏਕ ਇਕੋ ਦਿਨ, 
ਆਪਨ ਆਪਨ ਧਾਮ ਲਿਜਾਏ। 

ਭੇਟ ਦਈ ਬਿਬਿਧਾ ਗੁਰੁ ਮਾਤਹਿ, 
ਦਾਸ ਮਸੰਦ ਸਬੈ ਪਹਿਨਾਏ। 

ਮਾਤ ਜਥੋਚਿਤ' ਭੀ ਬਖਸ਼ੇ, 

ਸਿਰਪਾਉ ਪ੍ਰਸ਼ਾਦ ਜੁ ਯਾਦ ਰਖਾਏ ॥ ੧੫੦॥ 
ਸੰਗਤਿ ਦੇਸ ਗਰਾਮਨ ਤੈ 

ਪੁਰਿ ਤੈ, ਸੁਨ ਕੇ ਗੁਨ ਕੈ ਸਥਬਿ ਆਏ। 
ਲਾਗ ਅੰਬਾਰ' ਗਏ, ਜ਼ਰ ਜ਼ੇਵਰ 
ਚੈਲ', ਅਮੋਲ ਅਤੋਲ ਤਦਾਂਏ। 
ਕਾਂਹਿ ਸਜੰਦਨ' ਪੀਨਸ?, ਬਾਜ 

ਸ ਸਾਜ! ਦਰਾਜ? ਭਲੇ ਅਰਪਾਏ। 
ਬਯਾਕੁਲ ਹੋਇ ਰਹੇ ਸਬਿ ਕੇ ਮਨ, 
ਨੈਨਨ ਤੈ ਜਲ ਐਨ ਬਹਾਏ ॥੧੫੧॥ 
ਸਾਹਬਜ਼ਾਦੇ ਕਹਯੋ ਬਹਲਾਂ' ਰਥ 
ਜੋਰਹੁ, ਤੋਰਹੁ ਡੋਰਹੁਂ' ਤਾਂਈ। 
ਮਾਤੁਲ ਮਾਨ ਲਦਾਇ, 
ਚਲਾਇ ਦਏ ਸਕਟੇ ਸਹਿਸਾਈ'। 


ਸਯੰਦਨ ਮਾਤ ਬੜੀ, ਲਘੂ ਡੋਰਹਿ', 
ਪਾਲਕੀ ਮਾਹਿਂ ਚਢੇ ਜਗ ਸਾਂਈ'। 


ਟਹਲਨਿ ਬਹਲਨਿ ਮਾਂਹਿ ਚਢਾਂਈਂ ॥ ੧੫੨॥ 
ਕਬਿੱਤ: 

ਵਾਸੀ ਪੁਰਿ ਪਟਨੇ ਕੈ ਪਾਇ ਕੈ ਉਦਾਸੀ ਉਰਿ, 
ਗੁਰੁ ਸੋਂ ਚਲੈ ਹੈਂ! ਕੈਹੈਂ? ਧੁਰ ਪਹੁੰਚਾਏ ਹੈਂ। 
ਨਰ ਨਾਰਿ ਬ੍ਰਿੱਧ ਬਾਲ ਜੁਵਾ ਜੁਰ ਕੈ' ਬਿਸਾਲ, 
ਮੰਦ-ਭਾਗ ਭਏ ਆਜ ਆਪਸ ਮੈ ਗਾਏ ਹੈਂ। 


'ਢੇਰ। 

'ਸੋਨੇ ਦੇ ਗਹਿਣਿਆਂ ਤੇ ਬਸਤ੍ਰਾਂ ਦੇ। 
'ਰਬ। “ਪਾਲਕੀ। 

ਘੋੜੇ, ਸਣੇ ਸਾਜਾਂ ਦੇ। “ਬਹੁਤੇ। 


'ਬੈਲ ਗੱਡੀਆਂ। 
'ਡੋਲਿਆਂ ਨੂੰ। 


ਮਾਮਾ ਜੀ ਨੇ ਸਾਹਿਬਜ਼ਾਦੇ (ਦਾ ਹੁਕਮ) ਮੰਨ ਕੇ ਸਮਾਨ 
ਲਦਵਾ ਕੇ ਗੱਡੇ ਛੇਤੀ ਤੋਰ ਦਿੱਤੇ। 

'ਛੋਟੇ ਮਾਤਾ ਜੀ ਡੋਲੇ ਵਿੱਚ। 

'ਸਾਹਿਬਜ਼ਾਦਾ ਜੀ। 

'ਘੌੜੇ ਤੇ। 


'ਗੁਰਾਂ ਦੇ ਨਾਲ ਚਲਾਂਗੇ। “ਕਹਿੰਦੇ ਹਨ। 
'ਇਕੱਠੇ ਹੋ ਕੇ। 





1248 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਧ' ਤਜਿ ਰਾਮ ਬਨ ਬ੍ਰਿਜ ਤੈ? ਕ੍ਰਿਸ਼ਨ ਜਨੁ, __ 'ਅਜੁੱਧਿਆ। 'ਬ੍ੰਦਾਬਨ ਤੋਂ। 

ਚਾਲੇ ਗੁਰੁ ਪਟਨੇ ਤੇ ਦੇਖੀਏ ਤਥਾਏ' ਹੈਂ। 'ਤਿਵੇਂ ਹੀ। 

ਆਕਲ ਅਨਾਕਲ ਬਿਯਾਕੁਲ ਭਏ ਹੈਂ ਸਥਿ 

ਪਾਕਲ, ਨ ਸਾਕੈਂ ਤਾਂ ਕੈ ਸਾਂਕਲ ਲਗਾਏ ਹੈਂ! 'ਅਕਲ ਵਾਲੇ ਤੇ ਬਿਨਾ ਅਕਲ ਤੋਂ ਸਾਰੇ ਘਬਰਾਹਟ ਵਿੱਚ ਆ 
॥੧੫੩॥ ਕੇ ਪਾਗ਼ਲ ਹੋ ਗਏ ਹਨ। (ਸਿਰਫ) ਉਹਨਾਂ ਦੇ ਸੰਗਲ ਨਹੀਂ 


ਲਗਾ ਸਕਦੇ। 
ਮਾਤੁਲ ਕ੍ਰਿਪਾਲ ਲੌ ਸਿਆਨੇ ਸਿੱਖ ਜੇ ਪੁਰਾਨੇ, 
ਚਹਿਤ ਫਿਰਾਨੇ' ਸੋ ਤੋਂ ਫਿਰਤ ਫਿਰਾਏ ਨਾ?। 'ਮੋੜਨਾ। “(ਪਰ) ਉਹ ਤਾਂ ਮੋੜੇ ਮੁੜਦੇ ਨਹੀਂ। 
ਨੈਨ ਜਲ ਜਾਤਨ ਤੈ ਐਨ ਜਲ ਜਾਤਿ', 'ਨੇਤੂ ਕੰਵਲਾਂ ਤੋਂ ਚੰਗੀ ਤਰ੍ਹਾਂ ਪਾਣੀ ਜਾ ਰਿਹਾ ਹੈ। 
ਬੈਨ ਚੈਨ' ਬਿਨ ਕੈਹੈਂ ਘਰ ਪੁਰਿ ਹਮੇਂ ਭਾਏ ਨਾ। _''ਸ਼ਾਂਤੀ। 
ਸੰਗ ਹਮ ਜੈ ਹੈਂ ਨਾ ਸੰਤੇਹੈਂ' ਕੈਹੈਂ ਕਾਂਹਿ ਕੁਛ, __'ਕਸ਼ਟ ਨਹੀਂ ਦਿਆੰਗੇ। 
ਦਰਸ਼ਨ ਪੈਹੈਂ ਤੇ ਬਜੋਗ' ਦੁਖ ਪਾਏ ਨਾ। ਵਿਛੋੜੇ ਦਾ। 
ਜਾਏਂ ਹਟ ਪਟਨੇ ਨ ਖਟਨੇ ਸਿਧਾਂਏਂ ਕਿਤ', ਤਾਂ ਕਮਾਈ ਕਰਨ ਲਈ ਕਿਤੇ ਨਹੀਂ ਜਾਵਾਂਗੇ। 
ਕਟਨੇ ਜੋ ਦਿਨ ਕਿਨ ਪ੍ਰਭ ਪੈ ਕਟਾਏ ਨਾ! 'ਕਿਉਂ ਨ ਪ੍ਰਭੂ ਦੇ ਪਾਸ ਕੱਟੀਏ। 
॥੧੫੪॥ 
ਆਪ ਕੋ ਧਿਕਾਰੈਂ ਪੁਨਿ ਧੁਨਿ' ਨਾ ਅਗੈ ਕਹੈਂ। 
ਤਯੋਂ ਹੀ ਮਾਤਾ ਗੂਜਰੀ ਜੀ ਨਾਨਕੀ ਜੀ ਨਾਰਿਨ 
ਕੇ, 
ਟਾਰਿਨ ਅਨੇਕਧਾ' ਸਿਧਾਰਨ ਮਗੈ ਚਹੈਂ”। ਅਨੇਕ ਤਰ੍ਹਾਂ ਟਾਲਦੇ ਹਨ। “ਰਸਤੇ ਜਾਣਾ ਚਾਹੁੰਦੇ ਹਨ। 
ਵੈ ਤੋ ਸਬਿ ਬਾਰਿ ਬਾਰ ਕੌਰ ਓਰ ਹੀ ਨਿਹਾਰ', __'ਸਾਹਿਬਜ਼ਾਦੇ ਵਲ ਦੇਖਦੇ ਹਨ। 
ਕਹਤ ਪੁਕਾਰ ਕਬਿ ਫੇਰ ਯੇ ਪਗੇ ਗਹੈਂ'। 'ਚਰਨ ਫੜਾਂਗੇ। 
ਮੂਰਤੈਂ ਪ੍ਰੇਮ ਕੀ ਕੈ ਸੂਰਤੈਂ' ਸੁ ਨੇਮ ਕੀ', 'ਚੰਗੇ ਨੇਮ ਦੀਆਂ ਸ਼ਕਲਾਂ। 
ਕੈ ਪੁਰਤੈਂ' ਸੁਖੇਮ ਕੀ', ਗਰੁਰ ਤੈ ਭਗੈਂ`ਵਹੈਂ? 'ਮੁਕਤੀ ਪ੍ਰਾਪਤ ਕਰਨ ਵਾਲੀਆਂ। “ਹੰਕਾਰ ਤੋਂ ਉਹ 
॥੧੫੫॥ ਭਜਦੀਆਂ ਹਨ। 
ਹੇਰਿ ਹਠ ਸਾਚੇ ਉਨਿ ਕੇਰ ਸਾਚੇ ਗੁਰੁ ਗੁਨਿ', __ 'ਵਿਚਾਰ ਕੇ। 
ਪ੍ਰੇਰ ਨਿਜ ਮਾਯਾ ਪੁਨ ਭਰਮਾਯਾ ਮਨ ਹੈ। 
ਆਏ ਘਰ ਯਾਦ ਤਿਨੈਂ ਮਰਯਾਦ ਪਾਲ ਇਨੈਂ!, __'ਮੁਯਾਦਾ ਪਾਲਣ ਵਾਲੇ ਕਲਗੀਧਰ ਜੀ ਨੇ ਇਨ੍ਹਾਂ ਨੂੰ। 
ਆਸਿਖ' ਅਸੀਸ ਛਿਨੈਂ ਤਾਂਹੀਂ ਦਈ ਗਨ ਹੈਂ। __'ਅਸ਼ੀਰਵਾਦ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1249 


ਗੁਨ ਗਨ' ਗੁਰੁ ਕੇ ਰਟੱਤ” ਸਬਿ ਜਨ ਹੈਂ। 

ਠਾਂਢ ਰਹਯੋ ਦੱਤ ਕੋ ਸੁਮੱਤਿ ਹੇਰਿ ਕਹਸੋ ਗੁਰੁ, 

॥੧੫੬॥ 

ਤਬਿ ਹੀ ਨੁਵਾਬ ਨੈ ਸ਼ਿਤਾਬ' ਗੁਰੁ ਗਹੇ ਪਗ, __ 'ਛੇਤੀ। 

ਬੋਲੇ ਜਬਿ ਸਿਜਦਾ ਨਿਵਾਜ ਪਢਿ ਕਰਸੈਂ”। 'ਨਮਸ਼ਕਾਰ ਕਰੇਂਗਾ। 
ਜੈਤ ਕੋ ਸੁਨਾਯੋ ਤੂੰ ਭੀ ਪੈਹੈਂ ਧਾਨ ਧਰਸੈਂ'। 'ਧਿਆਨ ਧਰੇਂਗਾ ਤਾਂ (ਦਰਸ਼ਨ) ਪਾ ਲਵੇਂਗਾ। 
ਫਤੇ ਸਸਿ ਹੂੰ ਕੋ ਕਹਯੋ ਵਸਿ ਮੈਂ ਤਿਹਾਰੇ ਸਦ, 

ਤੁਮਰੋ ਪ੍ਰੇਮ ਨੇਮ ਸਬਹੂੰ ਤੇ ਸਰਸੈਂ'। 'ਬਹੁਤਾ ਹੈ। 
ਘੁੰਘਨੀ ਚਨੇ ਕੀ ਪੂਰੀ ਦੂਧ ਜੌ ਲਗਾਹਿਂ ਭੋਗ, 

॥੧੫੭॥ 

ਸੇਠ ਤੌ ਜਗਤ ਸਾ ਭਗਤਿ ਅਤਿ ਪ੍ਰੇਮ ਯੂਤ, 

ਫਰਜ਼ ਸਮਝ ਨਿਜ ਅਰਜ਼ ਗੁਜ਼ਾਰੀਆ। 


ਬਕਸਰ, ਛਪਰਾ, ਬਨਾਰਸ, ਅਵਧ' , ਦਿੱਲੀ, __'ਅਜੁੱਧਿਆ। 
ਆਦਿ ਸ਼ਹਿਰਾਨ ਮਾਂਹਿ' ਕੋਠੀ? ਹੈ ਹਮਾਰੀਆ। _'ਸ਼ਹਿਰਾਂ ਵਿੱਚ। “ਵਪਾਰ ਦੀ ਦੁਕਾਨ ਜਿੱਥੇ ਹੁੰਡੀ ਨਾਲ ਲੈਣ 


ਦੇਣ ਹੋਵੇ। 
ਖ਼ਬਰ ਕਰੈਹੋ ਵਥੁ ਹਾਜ਼ਰ ਹੋ ਸਾਰੀਆ। 
ਸੁਨਿ ਸਮੁੱਥ ਗੁਰੁ ਹੱਥ ਧਰਿ ਮੱਥ' ਤਾਂਹਿ, 
ਰਿਧਿ ਸਿੱਧਿ ਦਿਖਰਾਈ ਹਾਜ਼ਰ ਅਪਾਰੀਆ 
॥੧੫੮॥ 
ਪੇਖਿ ਗੁਰੁ ਮਹਿਮਾ ਕੋ ਸੇਠ ਮਨਿ ਸਹਿਮਾਂ ਤੌ, __ 'ਤਾਂ ਡਰ ਗਿਆ। 
ਲਹਿਮਾ ਮੈਂ! ਮਾਯਾ ਦਿਖਰਾਈ ਗੁਰੁ ਧੰਨ ਹੈਂ। 'ਛਿਨ ਵਿੱਚ। (ਲਹਿਮਾ=ਲਮਹਾ=ਛਿਨ। ) 
ਸਬਿ ਹੀ ਕੋ ਜਿਦਾਂ ਕਿਦਾਂ' ਬਿਦਾ ਗੁਰੁ ਕੀਨ 'ਜਿਵੇਂ ਕਿਵੇਂ। “ਇਸ ਤਰ੍ਹਾਂ। 
ਇਦਾਂ”, 
ਖਿਦਾ' ਪਇ ਗਏ ਘਰ ਭਿਦਾ ਉਰਿ ਤੱਨ£ ਹੈ। __'ਦੁੱਖ। “ਹਿਰਦਾ ਤੇ ਸਰੀਰ ਵਿੰਨ੍ਹਿਆ ਗਿਆ। 
ਮਿਲ ਕੈ ਅਗਾਰਨਿ' ਦ੍ਰਾਰਨਿ ਬਜਾਰਨਿ, 'ਘਰਾਂ ਵਿੱਚ। 
ਉਚਾਰਨਿ ਗੁਰੂ ਕੇ ਗੁਨ ਗਨ ਜੇ ਸਘੱਨ ਹੈਂ'। 'ਜਿਹੜੇ ਬਹੁਤੇ ਜ਼ਿਆਦਾ ਹਨ। 





1250 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਇ ਗੁਰੁ ਮੰਦਰ ਕੇ ਅੰਦਰ ਝੁਕਾਇ ਸਿਰ, 

ਗੁਰੁ ਕੇ ਭਗੋੜੇ ਕੋ' ਲਖਾਹਿੰ” ਗੁਰੁ ਤੱਨ ਹੈ 'ਪੰਘੂੜੇ ਨੂੰ। “ਜਾਣਦੇ ਹਨ। 

॥੧੫੯॥ 

ਜਾਇ ਕੈ ਮਸੰਦ ਘਨ ਸ਼ਯਾਮ ਤੈ ਗੁਲਾਬਰਾਇ, 

ਗੁਰੁਦ੍ਹਾਰ ਕੀਨ' ਹਰਿਮੰਦਰ ਉਚਰ ਹੈੱ”। 'ਬਣਾਇਆ। “ਹਰਿਮੰਦਰ ਕਹਿੰਦੇ ਹਨ। 

ਫਤੇ ਚੰਦ ਨਿਜ ਘਰ ਰਚਜੋ ਗੁਰੁ ਥਾਂਨ ਤਰ', 'ਚੰਗਾ। 

ਭੋਗ ਲਗਵਾਇ ਪਾਇ ਦਰਸ਼ਨ ਤਰ' ਹੈ'। 'ਬਹੁਤਾ। 

ਹੁਤੋ ਮੈਣੀ ਖੱਤ੍ਰੀ ਸੋ ਯਾਂਹੀ ਤੈ ਸੁ ਅਸਥਾਨ, 

ਸੰਗਤ ਬਖਾਨਤ ਸੁ ਮੈਣੀ'“ ਨਾਰਿ ਨਰ ਹੈ। ਮੈਣੀ ਸੰਗਤ। "ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ 
੫੯੨ ਤੇ ਇਕ ਵਾਰ ਤੇ ਪੰਨਾ ੫੯੮ ਤੇ ਦੋ ਵਾਰ 'ਮੈਣੀ' ਦੀ 
ਥਾਂ 'ਸੈਨੀ ਛਪਿਆ ਹੋਇਆ ਹੈ। ਅਸਾਂ ਇਸ ਨੂੰ 'ਮੈਣੀ' ਸ਼ੁੱਧ 
ਕਰ ਦਿੱਤਾ ਹੈ ਕਿਉਂਕਿ ਕਵਿ ਜੀ ਨੇ ਆਪ ਅੰਮ੍ਰਿਤਸਰ 
ਐਡੀਸ਼ਨ ਪੰਨਾ ੧੨੬, ਤਵਾਰੀਖ ਗੁਰੂ ਖਾਲਸਾ ਭਾਗ ੧ 
ਛਾਪਾ ਪੱਥਰ ਪੰਨਾ ੨੮੩ ਅਤੇ ਗੁਰਧਾਮ ਸੰਗੂਹ ਵਿੱਚ ਪੰਨਾ 
੨੦੪ ਤੇ ਮੈਣੀ ਛਾਪਿਆ ਹੋਇਆ ਹੈ ਅਤੇ ਪਟਣੇ ਸਾਹਿਬ 
ਵਿੱਚ ਉਸ ਗੁਰਦੁਆਰੇ ਦਾ ਨਾਮ 'ਮੈਣੀ ਸੰਗਤ' ਆਮ ਪੁਸਿੱਧ 
ਹੈ। ਮਹਾਨ ਕੋਸ਼ ਤੇ ਹੋਰ ਇਤਿਹਾਸਕ ਪੁਸਤਕਾਂ ਵਿੱਚ ਵੀ 
ਪਾਠ 'ਮੈਣੀ' ਹੀ ਹੈ। 

ਪਟਨੇ ਤੈ ਚਲਿ ਗੁਰੁ ਬਕਸਰ ਥਿਰੇ ਫੁਰ', 'ਛੇਤੀ। 

ਛਪਰੇ ਔ ਡੁਮਰਾਵ ਆਦਿ ਨਠੌਰ ਭਰ ਹੈਂ! 'ਚੰਗੀਆਂ ਜਗ੍ਹਾਂ 'ਚ। 

॥੧੬੦॥ 

ਦੋਹਰਾ: 

ਲਘੁ! ਮਿਰਜਾ ਪੁਰਿ ਮੈਂ ਥਿਰੇ, 'ਥੋੜਾ (ਜਿਹਾ ਸਮਾਂ) (ਅ) ਛੋਟੇ। 

ਪੁਨ ਕਾਂਸ਼ੀ ਮੈਂ ਆਇ। 

ਉਤਰੇ ਗੁਰੁ ਕੋ ਪੇਖਿ ਇਤ, 

ਉਤਰਯੋ ਇਹਾਂ ਅੱਧਜਾਇ ॥ ੧੬੧॥ 

ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਬਾਲ ਲੀਲ੍ਹਾ, ਪਟਨੇ ਤੈ ਗਮਨ' 
ਪ੍ਰਸੰਗ ਬਰਨਨੰ ਨਾਮ ਚੌਤਾਲੀਸਮੋਂ ਬਿਸੁਾਮ ॥ ੪੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


[ਅਤ 


੪੫. (ਕਾਂਸ਼ੀ ਤੋਂ ਸੀ ਅਨੰਦਪੁਰ ਸਾਹਿਬ ਪਹੁੰਚਣਾ) 


੫ 


ਦੋਹਰਾ: 
ਪੂਰਨ ਇੰਦੁ ਮਨਿੰਦ ਛਬਿ, 
ਤੇਜ ਦਨਿੰਦ ਆਨੰਦਿ'। 


ਪਦ ਅਰਬਿੰਦ ਮਲਿੰਦ' ॥੧॥ 


ਪੁਰ ਆਨੰਦ ਫੁਰ ਆਇ'। 

ਕਰਿ ਹੈਂ ਚਰਿਤ ਸੁ ਰਰਿਤ ਹੈਂ”, 
ਬਰਤਮਾਨ' ਇਸ ਧਜਾਇ ॥੨॥ 

ਕਬਿਤੁ : 

ਪਾਇ ਸਾਰ' ਸੰਗਤ ਉਮੰਗਤ? ਗੁਰੂ ਪੈ ਆਇ, 
ਦਰਸਾਇ ਦਾਇ ਭੇਟ ਪਾਇ ਪਰਸਾਇ ਹੈੱ'। 
ਰੂਪ ਔ ਸ਼ਕਤਿ ਤੇਜ ਹੇਰ ਕੈ ਅਸ਼ਕਤਿ ਹ੍ਹੈਂ', 
ਭਗਤਿ ਗਹਿਤ ਮੋਹ ਜਗਤ ਤਜਾਇ ਹੈਂ। 
ਦਿੱਜਨ ਕੋ ਦਾਨ ਦੇਤ ਸੱਜਨੋ ਕੋ ਮਾਨ ਦੇਤ, 
ਸਿੱਖਨ ਕੇ ਸਿੱਝਨ ਕੋ' ਉਪਦੇਸ ਗਾਇ ਹੈਂ। 
ਜਾਹਿਂ ਗੰਗ ਨਾਵਨ ਗਰੀ ਬਜਾਰ ਛਾਵਨ', 

ਸੁ ਨਰ ਨਾਰਿ ਆਵਨ ਲਖਾਵਨ ਕੌ ਧਾਇ ਹੈਂ” 
॥੩॥ 

ਹੇਰਿ ਹੇਰਿ ਲੋਗ ਰਹਿਂ ਤੱਜਬ ਬਧੇਰ' ਸਬਿ, 
ਟੇਰਿ ਟੇਰਿ' ਕਹਿਂ ਏ ਤੋ ਹਰਿ ਅਵਤਾਰ ਹੈਂ। 
ਕ੍ਰਿਸ਼ਨ ਸੁਰਾਮ ਜੈਸੇ ਲੱਖਨ ਤਮਾਮ ਹੈਸੇ', 

ਤੇਜ ਪੁਤਾਪ ਤੈਸੇ ਰਵਿ ਸੋ ਨਿਹਾਰ ਹੈਂ”। 

ਕਾਮ ਹੂੰ ਕੇ ਕਾਮ ਅਭਿਰਾਮ ਸਬਿ ਛਬਿ ਧਾਮ', 
ਦਾਇਕ ਅਰਾਮ ਰਸ ਬੀਰ ਕੈ ਸ਼ਿੰਗਾਰ ਹੈਂ”। 
ਪੰਡਿਤ ਭਗਤ ਭਗਵੰਤ ਮੋਦ ਧਾਰ ਹੈਂ ॥੪॥ 


ਪੁੰਨਿਆਂ ਦੇ ਚੰਦ ਵਾਂਗ (ਜਿਨ੍ਹਾਂ ਦੀ) ਸੋਭਾ ਹੈ ਅਤੇ ਤੇਜ 
ਸੂਰਜ ਵਾਂਗ ਉਸਤਤ ਯੋਗ ਹੈ। 


(ਹੇ ਮਨ ਉਸ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਰੂਪ 
ਕੰਵਲਾਂ ਦਾ ਭੌਰਾ (ਭਵ) ਹੋ ਜਾ। 


'ਖ਼ਬਰ। ਉਤਸ਼ਾਹ ਨਾਲ। 
'ਚਰਨ ਛੋਂਹਦੇ ਹਨ। 
ਮੋਹਿਤ ਹੁੰਦੇ ਹਨ। 


'ਕਲਿਆਣ ਕਰਨ ਨੂੰ। 
'ਭਰ ਜਾਂਦੇ ਹਨ। 
ਦੇਖਣ ਨੂੰ ਦੌੜਦੇ ਹਨ। 


ਬਹੁਤੇ ਹੈਰਾਨ। 

'ਬੋਲ ਬੋਲ ਕੇ। 

'ਹਨ। 

'ਸੂਰਜ ਵਾਂਗ ਦੇਖੀਦੇ ਹਨ। 

'ਕਾਮ ਨੂੰ ਵੀ ਮੋਹਿਤ ਕਰਨ ਵਾਲੇ ਸਾਰੀਆਂ ਸੁੰਦਰ ਸੋਭਾਂ ਦੇ 
ਘਰ ਹਨ। 

'ਬੀਰ-ਰਸ ਹਨ ਜਾਂ ਸ਼ਿੰਗਾਰ-ਰਸ ਹਨ। 





1252 


ਬਾਰਤਾ ਅਲਾਪ ਕਰਿ ਆਨੰਦ ਅਮਾਪ ਭਰਿ, 
ਫਲ ਜਪ ਤਾਪ ਕਰਿ ਦਰਸ਼ਨ ਜਾਨ ਕੈ'। 


ਬਾਂਛਤ' ਜਵਾਬ ਪਾਇ ਜਾਵਤ ਸੁ ਜਸ ਗਾਇ, 
ਗੁਰੁ ਤੀਰ' ਭੀਰ ਰਹਿ ਵਾਇ? ਬਹੁ ਆਨ ਕੈ। 
ਬਿਸ਼ਵ ਨਾਥ, ਢੁੰਡੀਰਾਜ, ਅੰਨ ਪੂਰਣਾ ਲੌ, 
ਦੇਵ ਅਸਥਾਨ ਹੇਰੇ ਹੈਂ, ਸ ਮਾਤ' ਗੁਰੁ ਦਾਨ ਕੈ। 
ਆਇ ਏਕ ਦਿਜਵਰ ਦਾਇ ਭੇਟ ਸੀਸ ਨਾਇ, 
ਤੀਰਥ ਪਰੋਹਤ ਮੈਂ ਥਾਰੋ' ਹੂੰ ਬਖਾਨ ਕੈ ॥੫॥ 
ਦਾਨ ਕਲਯਾਨ ਉਕੈ' ਦੇਤ ਗੁਰੁ ਬਿਨਾ ਸ਼ੁਭੈ?, 
ਜੀਵਕਾ ਪ੍ਰਕਾਸ਼ ਸੁਭੈ ਰਵਿ ਜਿਮ ਦਾਇ ਹੈ'। 
ਸੁਰਤਰੁ ਹੂੰ ਤੈ ਤਰ ਗੁਰੁ ਘਰ ਸੁਨਯੇ ਵਰ', 


ਆਪ ਦੀਨ ਦਯਾਲ ਦੀਜੈ ਦਾਰਿਦ ਨਸਾਏਂ ਹੈਂ'। 
ਦੀਓ ਨਿਰਸੰਸ ਗੁਰੁ ਅੰਸ' ਗੰਗ ਨਾਇ ਹੈਂ। 
ਲਾਖਨ ਕੋ ਦਾਨ ਗੁਰੁ ਦੀਓ ਤਿਨਕੇ ਸਮਾਨ', 
ਸੁਜਸ ਬਿਤਾਨ ਉਭੈ ਲੋਕ ਰਹਯੋ ਛਾਇ ਹੈ” 
॥੬॥ 

ਤਯਾਰ ਕਰਿ ਅੱਸਵਾਬ' ਦੀਓ ਔਰ ਭਾਇ ਕੈ:। 
ਆਯੋ ਗੁਰੁਬਖਸ਼ ਮਸੰਦ ਜੌਨ ਪੁਰਿ ਹੂੰ ਤੇ, 

ਸੁਨਿ ਗੁਰੁ ਆਗਮਨ ਸੰਗਤਿ ਲਵਾਇ ਕੈ'। 
ਅਰਪੀ ਅਕੋਰ ਭੂਰ ਅਤਿ ਉਮਗਾਇ ਕੈ'। 


ਰਾਮਦਾਸ ਸੇਠ ਭੇਟ ਜ਼ੇਵਰ ਬਸਨ ਧਨ, 

ਅਨਗਨ ਦੀਨ ਉਭੈ ਮਾਤਨ ਕੌ ਲਜਾਇਕੈ ॥ ੭॥ 
ਜੇਤਕ ਸਮਾਨ ਦਾਨ ਕੀਓ ਗੁਰੁ, ਦੀਓ ਤਾਂ ਤੈ 
ਦੂਨੋ ਕਰਵਾਇ ਤਯਾਰ ਸਿੱਖਨਿ ਨਵੀਨ ਹੈ। 

ਜੈਸੀ ਜਾਂ ਕੀ ਭਾਵਨਾ ਥੀ ਤੈਸੀ ਗੁਰੁ ਪੂਰੀ ਕਰੀ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਚਨ-ਬਿਲਾਸ ਕਰਿ ਕੇ ਬਹੁਤੇ ਅਨੰਦ ਵਿੱਚ ਭਰ ਗਏ। 
ਦਰਸ਼ਨ (ਪ੍ਰਾਪਤੀ) ਜਪ ਤਪ ਦਾ ਫਲ ਜਾਣਦੇ ਹਨ। 

'ਮਨ ਇੱਛਤ। 

'ਪਾਸ। “ਓਥੇ। 


ਸਣੇ ਮਾਤਾਵਾਂ ਦੇ। 


'ਤੁਹਾਡਾ। 
'ਮਾਇਆ ਦਾ ਦਾਨ ਤੇ ਮੁਕਤੀ ਦੋਵੇਂ ਹੀ। ਸ਼ੱਕ। 
'ਰੋਜ਼ੀ ਤੇ ਚਾਨਣ (ਹਰ) ਸਵੇਰ ਜਿਵੇਂ ਸੂਰਜ ਦੇਂਦਾ ਹੈ। 


'ਕਲਪ ਬ੍ਰਿੱਛ ਤੋਂ ਵੀ (ਤਰ) ਬਹੁਤਾ (ਵਰ) ਸ੍ਰੇਸ਼ਟ ਗੁਰੂ ਘਰ 
ਸੁਣਿਆ ਹੈ। 
'ਗਰੀਬੀ ਨੂੰ ਦੂਰ ਕਰ ਦਿਉ। 


'ਸੂਰਜ। 
'ਗੁਰਾਂ ਦੇ ਪੱਤਰ ਨੇ। 

'ਲੱਖਾਂ ਦੀ ਗਿਣਤੀ ਦਾ ਦਾਨ ਕੱਖ ਵਾਂਗ। ਗੁਰਾਂ ਨੇ ਦਿੱਤਾ। 
'ਚੰਗੇ ਜਸ ਦਾ ਚੰਦੋਆ ਦੋਹਾਂ ਲੋਕਾਂ ਵਿੱਚ ਫੈਲ ਰਿਹਾ ਹੈ। 


'ਸਾਮਾਨ। “ਪ੍ਰੇਮ ਨਾਲ। 


'ਨਾਲ ਲੈ ਕੇ। 


ਗੁਰਾਂ ਕੋਲ ਹਾਜ਼ਰ ਹੋ ਕੇ ਬਹੁਤ ਉਤਸ਼ਾਹ ਨਾਲ ਬਹੁਤੀਆਂ 
ਭੇਟਾ ਅਰਪੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1253 


ਦੈ ਦੈ ਸਿਰਪਾਉ ਬਿਦਾ ਕਰੇ ਸਬਿ ਬੀਨ ਹੈ'। 
ਗੁਰੂ ਕਾ ਕਹਾਹਿ ਜੋਉ ਅਬ ਸਬਿ ਚੀਨ ਹੈਂ'। 
ਬਿਦਾ ਹੋਇ ਤਹਾਂ ਤੈ ਪਰੇ ਹੈਂ ਪੰਥ ਸਨੇ ਸਨੇ, 
ਆਇ ਮਿਜ਼ਾਪੁਰਿ ਔ ਥਿਰਾਏ ਮੁਦ ਭੀਨ ਹੈਂ! 
॥੮॥ 

ਉਤਰਤ ਜੈਹੈਂ ਜਾਇ' ਐਹੈਂ ਸੁਨਿ ਸਿੱਖ ਧਾਇ, 
ਦੈਹੈਂ ਭੇਟ ਧਰਿ ਭਾਇ ਚਾਇ ਭਰਿ ਕੈ ਸਹੀ'। 
ਪੰਥ' ਜਾਂਹਿ ਜਾਵੈਂ ਨਰ ਨਾਰਿ ਸੁਨਿ ਦੌਰਿ ਆਵੈ, 
ਮਗ ਪੈ ਥਿਰਾਵੈਂ ਦੇਖਿ ਬਤਰਾਵੈਂ! ਐਸ ਹੀ। 
ਦੁਲੱਭ ਦਰਸ ਸਤਿਗੁਰੁ ਜੂ ਕੋ ਏਸ ਦੇਸ, 
ਮਾਰੁਥਲ ਮਾਂਹਿ ਮੇਵੇ ਦਾਰ ਤਰੁ' ਜੈਸ ਹੀ। 
ਅਰਪੈਂ ਮਹਾਨੈਂ ਮੋਦ ਠਾਨੈਂ! ਮਨ ਮੈਂ ਸਹੀ ॥੯॥ 
ਦੋਹਰਾ: 

ਸਨੇ ਸਨੇ' ਮਗ ਚਲਤਿ ਇਮ, 

ਪੂਰਤਿ ਦਾਸਨਿ ਆਸ। 

ਆਇ ਥਿਰੇ ਪੁਯਾਗ ਮੈਂ, 

ਨ੍ਹਾਇ ਤ੍ਰਿਬੇਨੀ ਖਾਸ' ॥੧੦॥ 

ਦਾਨ ਦਏ ਬਹੁ ਦਿਜਨ ਕੋ, 

ਉਤਰੇ ਸੰਗਤਿ ਮਾਂਹਿ'। 

ਲਿਖਜੋ ਪਿਖਯੋ ਗੁਰੁ ਨੌਮ ਕੋ, 

ਘਨ ਸ਼ਯਾਮ ਦ੍ਹਿਜ ਪਾਹਿ ॥੧੧॥ 

ਤਾਂਹਿ ਪੁਸ਼ਤ ਪਰ' ਦਸਮ ਗੁਰੁ, 

ਇਮ ਕਰ ਤੈ' ਲਿਖ ਦੀਨ। 

ਜੋ ਗੁਰੁ ਬਾਬੇ ਮਮ ਲਿਖਜਯੋ', 


ਸੋ ਪੁਮਾਨ ਹਮ ਕੀਨ ॥੧੨॥ 
ਅਬਿ ਲੌ ਨਾਮਾ ਹੁਕਮ ਸੋ, 
ਹੈ ਉਨਿ ਬਿੱਪਨਿ ਪਾਸ। 


'ਦੇਖ ਕੇ। 

'ਜਾਣਦੇ ਹਨ। 

'ਅਨੰਦ 'ਚ ਭਿਜੇ ਹੋਏ ਠਹਿਰ ਗਏ। 
ਜਿੱਥੇ ਜਾ ਕੇ ਉਤਰਦੇ ਹਨ। 

'ਚੰਗੀ ਤਰ੍ਹਾਂ ਖ਼ੁਸ਼ੀ 'ਚ ਭਰ ਕੇ। 
'ਰਸਤੇ। 

'ਦੱਸਦੇ ਹਨ। 

'ਦਰੱਖ਼ਤ। 

'ਅਨੰਦ ਕਰਦੇ ਹਨ। 


ਹੌਲੀ ਹੌਲੀ। 


'ਉਸ (ਕਾਗ਼ਜ਼) ਦੀ ਪਿੱਠ 'ਤੇ। 

'ਹੱਥ ਨਾਲ। 

'ਜੋ ਮੇਰੇ ਵੱਡੇ ਗੁਰਾਂ ਭਾਵ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 
ਲਿਖਿਆ ਹੈ। 





1254 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੈ ਭੇਟਾ ਨਿਜ ਸਿੱਖਨ ਤੈ, 

ਦੈ ਦਰਸ਼ਨ ਭਰਿ ਆਸ' ॥੧੩॥ 

ਚ਼ਲਿ ਗੁਰੁ ਤੀਰਥ ਰਾਜ ਤੈ', 

ਪੁਰੀ ਅਜੁੱਧਸਾ ਜਾਇ। 

ਹੈ ਗੁਰੁ ਥਾਨ ਤਹਾਂਇ ॥ ੧੪॥ 

ਚੌਪਈ: 

ਨਿਜ ਕੁਲ ਕੇ ਬ੍ਰਿੱਧਨ ਕੀ ਪੁਰੀ'। ਪਿਤ ਦਿ 
; | 

ਹੇਤ ਦਰਸਬੇ ਗੁਰੁ ਬ੍ਰਿਤਿ ਫੁਰੀ'। 'ਫੁਰਨਾ ਫੁਰਿਆ। 

ਸੀ ਗੁਜਰੀ ਜੀ ਮਾਤ ਨਾਨਕੀ। 

ਥਾਨ ਪਿਖਯੋ ਚਹਿ' ਰਾਮ ਜਾਨਕੀ' ॥ ੧੫॥ 'ਰਾਮ ਚੰਦਰ ਜੀ ਤੇ ਸੀਤਾ ਦਾ। 

ਮਾਤੁਲਾਦਿ ਕੋ ਸੰਗ ਲਵਾਏ। 

ਸਰਬ ਸਥਾਨ ਪਿਖੇ ਸਬ ਭਾਏ। 

ਸਰਜੂ ਤਟ ਜਹਿਂ ਸੁਵਰਗ ਦ੍ਰਾਰੀ। 

ਕਰਿ ਇਸ਼ਨਾਨ ਦਾਨ ਦਏ ਭਾਰੀ ॥ ੧੬॥ 

ਸਗਰ ਨਗਰ ਮੈਂ ਖਬਰ ਪਹੂੰਚੀ। 

ਬਾਲਕ ਬੈ ਗੁਰੁ ਮਤ ਅਤਿ ਊਚੀ। 

ਰਾਮ ਚੰਦੂ ਕੀ ਕੁਲ ਕੇ ਹੰਸ'। 

ਸਤਿਗੁਰੁ ਅਏ ਸੋਢਿ ਅਵਤੰਸ' ॥੧੭॥ 

ਇਸ ਕੁਲ ਮਾਂਹਿ ਰਾਮ ਕੇ ਪਾਛੇ। 

ਇਹ ਅਵਤਾਰ ਸੁਨਯੋ ਭਏ ਆਛੇ। 

ਦਰਸ਼ਨ ਤੈ ਸਬਿ ਪਾਪ ਬਿਲੈ ਹੈਂ। 'ਦੂਰ ਹੁੰਦੇ ਹਨ। 

ਜਾਡਾ ਤਮ' ਰਵਿ ਤੈ? ਜਜੋਂ ਜੈ ਹੈ ॥੧੮॥ 'ਪਾਲਾ ਤੇ ਅਨ੍ਹੇਰਾ। “ਸੂਰਜ ਤੋਂ। 

ਸ਼ਰਧਾ ਧਰਿ ਜੋ ਭੇਟ ਚਢੈ ਹੈਂ। 

ਮਨੋ ਕਾਮਨਾ ਪੁਰਨ ਪੈ ਹੈੱ”। 'ਪਾ ਲੈਣਗੇ ਭਾਵ ਪੂਰੀਆਂ ਹੋ ਜਾਣਗੀਆਂ। 

ਦੇਸ ਪੰਜਾਬ ਸੂਹੀ ਗੁਰੂ ਨਾਨਕ। 

ਹਰਿ ਅਵਤਾਰ ਭਏ ਸੁਖ ਦਾਨਕ ॥ ੧੯ ॥ 

ਤਿਸ ਗਾਦੀ ਪਰ ਨੌਮੀ ਨੌਰੈਂ। 

ਤੇਗ ਬਹਾਦਰ ਹੈਂ ਗੁਰੁ ਗੌਰੈਂ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1255 


ਤਿਨ ਕੇ ਲੀਨੋ ਇਨਿ ਅਵਤਾਰਾ। 

ਧਰਨ ਭਾਰ ਹਿਤ ਹਰਨ' ਵਿਚਾਰਾ ॥ ੨੦॥ 

ਰਾਮ ਚੰਦੂ ਸੇ ਇਨਿ ਮੈਂ ਲੱਛਨ। 

ਹੈਂ, ਸਬ ਕਹਿ ਹੈਂ ਲੋਗ ਬਿਚੱਛਨ'। 

ਸੁੰਦਰ ਸੂਰਤਿ ਪੂਰਤਿ' ਆਨੰਦ। 

ਚਲੋ ਦਰਸ ਲਹਿ' ਲਾਭ ਮਹਾਨੌਦ ॥੨੧॥ 

ਯਾ ਬਿਧਿ ਅਨਿਕ ਬਾਰਤਾ ਕਰਿ ਕਰਿ। 

ਨਰ ਤਿਯ ਪੇਖਤ ਕੋਠਨਿ ਚਰਿ ਚਰਿ'। 'ਚੜ੍ਹ ਚੜ੍ਹ ਕੇ। 

ਗਰੀ ਬਜ਼ਾਰ ਅਗਾਰਨਿ ਦਵਾਰਨਿ'। 'ਘਰਾਂ ਦੇ ਬੂਹਿਆਂ ਵਿੱਚ। 

ਭਵੈ' ਭੀਰ ਗੁਰੁ ਜਹਾਂ ਬਿਹਾਰਨ? ॥ ੨੨ ॥ 'ਹੋ ਜਾਂਦੀ ਹੈ। ਵਿਚਰਦੇ ਹਨ। 

ਮਹਾਂ ਕੁਲਾਹਲ ਉੱਛਵ' ਭਯੋ। ਉਤਸ਼ਾਹ ਦਾ ਡੰਡਰੌਲਾ। 

ਰਾਮ ਚੰਦੁ ਜਨੁ ਹਨ ਅਰਿ' ਅਯੋ। 'ਵੈਰੀ (ਰਾਵਣ) ਮਾਰ ਕੇ। 

ਉਚ ਨੀਚ ਕਰ ਜੋਰੈਂ ਬੰਦੈਂ। 

ਜਥਾ ਜੋਗ ਦਿਹਂ ਭੇਟ ਅਮੰਦੈਂ! ॥੨੨॥ 'ਚੰਗੀਆਂ। 

ਹੁਤੋ ਰਾਮ ਨੌਮੀ ਤਬਿ ਮੇਲਾ। 

ਯਾਂ ਤੇ ਨਰ ਸਮੁਦਾਇ ਸਕੇਲਾ'। ਬਹੁਤੇ ਆਦਮੀ ਇਕੱਠੇ ਹੋਏ। 

ਜਿਸ ਦਿਸ ਜਾਂਹਿ ਭੀਰ ਬਡ ਹੋਵੈ। 

ਸਕੈ ਨਾ ਢਿਗ ਆ ਦੂਰਹੁੰ ਜੋਵੈਂ' ॥੨੪॥ 'ਤੱਕਦੇ ਹਨ। 

ਸਨੇ ਸਨੇ ਗੁਰੁ ਅੱਸੂ ਅਸਵਾਰੀ। 

ਚਲਤ ਸੇਵਕਨ ਵੀਚ ਉਦਾਰੀ। 

ਰੀਤਿ ਸਮਾਜ ਮਹਾਰਾਜਨ ਸੋ”। 

ਚਾਮਰ' ਛੱਤ ਆਦਿ ਸਾਜਨ ਸੋਂ” ॥੨੫॥ 

ਅੱਗੂ ਸ਼ਬਦ ਸਿਖ ਗਾਵਤ ਜਾਂਹੀ। 

ਪਿਖਿ ਪੁਤਾਪ ਜਨ ਮਨਿ ਬਿਸਿਮਾਂਹੀ। 

ਨਾਰੀ ਚਢੀ ਅਟਾਰੀ ਜੋਹੈਂ'। 'ਤਕਦੀਆਂ ਹਨ। 

ਘਨ ਸੇ ਸਦਮ ਬੀਜ ਸੀ ਸੋਹੈਂ! ॥੨੬॥ 'ਬੱਦਲਾਂ ਵਰਗੇ ਘਰਾਂ ਵਿੱਚ ਬਿਜਲੀਆਂ ਵਾਂਗ ਸੋਂਹਦੀਆਂ 
ਹਨ। 

ਤੁੰਗ ਅਟਾ ਜਨੁ ਘਟਾ ਮਿਲੌਤੀ'। ।ਉੱਚੀਆਂ ਅਟਾਰੀਆਂ ਜਾਣੋ ਘਟਾ ਮਿਲ ਰਹੀਆਂ ਹਨ। 

ਧੂਜਾ ਪਤਾਕਾ ਛਟਾਂ ਛਲੌਤੀ'। 'ਝੁੰਡੇ ਤੇ ਝੰਡੀਆਂ ਬਿਜਲੀਆਂ ਨੂੰ ਛਲਦੀਆਂ ਹਨ। 

ਮਨੋ ਪੰਖ' ਧਰਿ ਗਗਨ? ਉਡਜੋ ਚਹਿਂ। 'ਖੰਭ। “ਅਕਾਸ਼ ਵਿੱਚ। 





1256 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਸ਼ਪਾਂਜੁਲ' ਬਰਸੈਂ ਜਨ ਜਹਿੰ ਤਹਿਂ ॥੨੭॥ 
ਦੂਰ ਦੂਰ ਤੈ ਦੌਰਿ ਦੌਰਿ ਆ। 

ਦਰਸੈਂ ਗੁਰੁ ਕੋ ਪੌਰਿ ਪੌਰਿ' ਆ। 

ਜਿਸ ਦਿਸ ਦੇਖਤ ਗੁਰੂ ਦਰਾਜੀ'। 

ਝੁਕਤਿ ਲੋਗ ਜਨੁ ਈਦਿ ਨਿਵਾਜੀ ॥੨੮॥ 
ਪਾਵਨਤਾ ਕੀ ਅਵਧਿ ਅਵਧ ਪੁਰ'। 
ਅਵਧਿ ਮੋਦਦਾ ਸ਼ਕਤਿ ਅਵਧਿ ਗੁਰਿ'। 
ਜਿਨਿ ਨਹਿ ਪਿਖੇ ਸੋਇ ਪਛੁਤਾਵੈਂ। 

ਭਾਗ ਮੰਦ ਨਿਜ ਸੋਇ ਸੁਨਾਵੈਂ ॥੨੯॥ 
ਯਾ ਬਿਧਿ ਸੈਰ ਨਗਰ ਕੀ ਕਰਿ ਕੈ। 

ਡੇਰੇ ਗਏ ਜਬੈ ਗੁਰੁ ਫਿਰਿ ਕੈ। 

ਤੌ ਭੀ ਭੀਰ ਭਈ ਨਹਿ ਥੋਰੀ। 

ਪਾਂਚ ਦਿਵਸ ਰਹਿ ਚਲੇ ਬਹੌਰੀ' ॥ ੨੦ ॥ 
ਨੀਠ ਨੀਠ' ਮਗ ਸਰਬ ਬਿਹਾਏ”। 

ਮਾਯਾ ਪੁਰੀ' ਸੁਰਸਰੀ” ਆਏ। 


ਹਰਿਦਵਾਰ ਇਸ਼ਨਾਨ ਦਾਨ ਕੈ'। 

ਦੀਨ ਦਿੱਜਨ ਦਾਰਿੱਦੁ ਹਾਨ ਕੈ' ॥੨੩੧॥ 
ਬਸੇ ਨਿਸਾ' ਕਨਖਲ ਮੈਂ ਆਏ। 

ਤੀਰ' ਗੰਗ ਦਿਨ ਤੀਨ ਰਹਾਏ। 

ਪੁਰਾ' ਗੁਰੂ ਜਹਿਂ ਉਤ੍ਰਤ ਰਹੇ। 

ਤਿਸੀ ਨੌਰ ਦਸਮੇਂ ਗੁਰੁ ਬਹੇ' ॥ ੩੨॥ 

ਹੈ ਗੁਰੁ ਥਾਨ ਤਹਾਂ ਅਥਿ ਸੁੰਦੂ। 
ਬਨਵਾਯੋ ਨ੍ਰਿਪ ਸਿੰਘ ਨਰਿੰਦੂ'। 

ਸੰਤ ਨਿਰਮਲੇ ਤਹਾਂ ਪੁਜਾਰੀ। 

ਲੌਗਰ ਸਤਿਸੰਗ ਰਹਿ ਨਿਤ ਜਾਰੀ ॥ ੩੩ ॥ 
ਕਨਖਲ ਤੈ ਚਲਿ ਬਸ ਬਹੁ ਠਾਏ। 

ਸ਼ਹਿਰ ਬੂੜੀਏ ਨਿਕਟਿ ਥਿਰਾਏ। 

ਸੂਰਜ ਕੁੰਡ ਪਾਸ ਜਗ ਜਾਨੈਂ। 

ਆਹਿ ਬਿਸਦ' ਤਹਿਂ ਅਬ ਗੁਰੁ ਥਾਨੈਂ ॥੩੪॥ 


'ਫੁੱਲਾਂ ਦੇ ਬੁੱਕ। 


'ਦਰਵਾਜ਼ੇ ਦਰਵਾਜ਼ੇ ਤੇ। 
'ਲੋਮੀ (ਨਿਗਾਹ ਨਾਲ)। 


'ਪਵਿੱਤੁਤਾ ਦੀ ਹੱਦ ਅਜੁੱਧਿਆ ਸ਼ਹਿਰ (ਵਿੱਚ)। 
'ਅਨੰਦ ਦੇਣ ਦੀ ਹੱਦ ਤੇ ਸ਼ਕਤੀ ਦੀ ਹੱਦ ਸਤਿਗੁਰੂ ਜੀ। 


'ਫੇਰ। 

'ਮਸਾਂ ਮਸਾਂ। “ਲੈਘੇ। 

'ਹਿੰਦੂਆਂ ਦੀ ਇਕ ਪ੍ਰਧਾਨ ਪੁਰੀ, ਹਰਦੁਆਰ ਤੋ ਕਨਖਲ 
ਤੱਕ। “ਗੰਗਾ ਤੇ। 

'ਕਰਕੇ। 

ਗ਼ਰੀਬ ਬੂਰਹਮਣਾਂ ਦੀ ਗ਼ਰੀਬੀ ਦੂਰ ਕਰਕੇ। 

'ਰਾਤ। 

'ਕਿਨਾਰੇ। 

'ਪਹਿਲੇ। 

'ਠਹਿਰੇ। 


'ਮਹਾਰਾਜਾ (ਪਟਿਆਲਾ) ਨਰਿੰਦਰ ਸਿੰਘ ਨੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1257 


ਜਮਨਾ ਲਖਿ' ਲਖਨੌਰ ਪਹੂਚੇ। 

ਘਰ ਮਸੰਦ ਜੇਠੇ ਕੇ ਸੂਚੇ'। 

ਦਿਸ ਦੱਖਨ ਛੈ ਕੋਸ ਅੰਬਾਲਾ। 

ਜੇਠੇ ਸੇਵਾ ਕਰੀ ਬਿਸਾਲਾ ॥ ੩੫॥ 
ਆਨੰਦਪੁਰਿ ਗੁਰੁ ਨੌਮ ਪਾਸ ਹੈ। 

ਮਾਤੁਲ' ਪਠਯੋ ਕ੍ਰਿਪਾਲ ਖਾਸ£ ਹੈ। 

ਜਾਇ ਕ੍ਰਿਪਾਲ ਬੰਦਨਾ ਠਾਨੀ। 

ਕੁਸਲ ਪ੍ਰਸਨ ਬੂਝਯੋ ਗੁਰੁ ਗਜਾਨੀ ॥ ੩੬ ॥ 

ਹੁਤੇ ਨੌਮ ਗੁਰੁ ਤਬਿ ਬਨਵਾਤੇ। 

ਮਹਿਲਨ ਹੇਤ' ਮਹਲ ਬਹੁ ਭਾਂਤੇ। 'ਮਹਲਾਂ ਵਾਸਤੇ ਭਾਵ ਮਾਤਾਵਾਂ ਜੀ ਵਾਸਤੇ। 
ਮਾਤ ਨਾਨਕੀ ਢਿਗ ਕਹਿ ਪਠਾ। 

ਜਬ ਲੌ ਨਹਿ ਘਰ ਜਾਵਤ ਠਟਾ' ॥੨੩੭॥ 'ਬਣ ਨਹੀਂ ਜਾਂਦਾ। 
ਤਬਿ ਲੌ ਤੁਮ ਲਖਨੌਰ ਰਹਾਵੋ। 

ਸਾਹਬਜ਼ਾਦੇ ਕੋ ਪਰਚਾਵੋਂ। 

ਮਾਨਿ ਬਚਨ ਮਾਤਾ ਲਖਨੌਰੈਂ। 


ਭਲ ਥਲ ਪੇਖਿਰਹੇ ਤਹਿ ਗੌਰੈਂ' ॥੨੮॥ 'ਬਹੁਤਾ (ਸਮਾਂ)। 

ਜੇਠਾ ਕਰੈ ਸਰਬ ਬਿਧਿ ਸੇਵਾ। 

ਗਿਰਦ ਨੁਵਾਈ' ਕੇ ਸਿਖ ਏਵਾ”। 'ਆਲੇ-ਦੁਆਲੇ। “ਇਸ ਤਰ੍ਹਾਂ। 
ਮਾਤਾ ਕੋ ਬੰਦਨ' ਨਿਤ ਆਵੈਂ। ਨਮਸਕਾਰ (ਕਰਨ)। 


ਦੂਧ ਦਧੀ' ਘ੍ਰਿਤ ਫਲ ਬਹੁ ਲਯਾਵੈਂ ॥੩੯॥ __'ਦਹੀਂ। 

ਚਾਵਰ ਸੁਖਮ' ਸਿਤਾ” ਸਰਕਰਾ”। 'ਬਰੀਕ ਚੌਲ। “ਖੰਡ। “ਸ਼ੱਕਰ। 
ਅਸਨ ਬਸਨ ਨਕਦੀ ਬਹੁ ਤਰਾ'। 'ਬਹੁਤ ਤਰ੍ਹਾਂ ਦੀਆਂ (ਭੇਟਾਵਾਂ)। 
ਨਿਤ ਪੁਤਿ ਅਰਪੈਂ ਲਜਾਇ ਅਮੰਦੈਂ'। 'ਚੰਗੀਆਂ। 
ਸਾਹਿਬਜ਼ਾਦੇ ਕੇ ਪਗ ਬੰਦੈਂ ॥ ੪੦ ॥ 

ਪੇਖਿ ਸਰੂਪ ਤੇਜ ਸਮਰਥਾ। 

ਆਪਸ ਮੈਂ ਕਥ ਹੈਂ ਇਮ ਕਥਾ। 

ਇਹੁ ਗੁਰੁ ਹੂੰ ਹੈ ਬਡ ਪ੍ਰਤਾਪੀ। 

ਖਸ਼ਟਮ ਗੁਰੁ ਜਿਮ ਸੱਤ੍ਹਨ ਖਾਪੀ' ॥੪੧॥ 

ਇਤਿ ਸਤਿਗੁਰੁ ਬਾਲਨ ਸੋਂ ਖੇਲੈਂ। 

ਗਹਿ ਖੂੰਡੀ ਖਿੱਦੋ ਕਿਤ ਪੇਲੈਂ'। 





1258 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਬੀ ਤਰੁਨ' ਬਿਨ ਡਰਨ? ਚਵਢੈ ਹੈਂ। 
ਪੀਲ ਪਲਾਮਣ ਖੇਲ ਮਚੇ ਹੈਂ! ॥੪੨॥ 


ਕੂਦਤ ਫਾਂਧਤ' ਕਬਹੂੰ ਧਾਵੈਂ। 

ਜੀਤ ਹਾਰ ਕੁਸ਼ਤੀ ਕਰਵਾਵੈਂ। 

ਕਬਹੀ ਇਕ ਕੋ ਏਕ ਖਿਝਾਵੈ। 

ਕੋਇ ਹਸੈ ਕੋਊ ਕਿਹ ਰੁਆਵੈ ॥ ੪੨ ॥ 
ਲੀਲ੍ਹਾ ਅਨਿਕ ਭਾਂਤਿ ਕੀ ਕਰ ਹੈਂ। 

ਮਾਤ ਹਕਾਰੈ' ਤਉ ਘਰਿ ਬਰ ਹੈਂ”। 
ਬਰਜੈ ਮਾਤਾ ਬਹਿਰ' ਨ ਜਾਵੋ। 

ਘਰਿ ਮਹਿ ਖੇਲੋ ਜਸ ਮਨ ਭਾਵੋ ॥੪੪॥ 
ਪਿਤਾ ਤੁਮਾਰੇ ਪਠਜੋ ਸੰਦੇਸਾ। 

ਪਢੋਂ ਗੁਰਮੁਖੀ ਫਿਰੋ ਨ ਐਸਾ। 

ਢਿਗ ਬੈਠਾਇ ਅਚਾਇ ਅਹਾਰੈਂ'। 

ਮਾਤ ਪਯਾਰ ਦੈ ਅੱਖਰ ਸਿਖਾਰੈਂ ॥੪੫॥ 
ਚੌਸਠ' ਬਿਦਯਾਰਚੀ ਜਾਹਿ ਨੈਂ। 

ਮਾਤ ਪਢਾਵਨ ਚਹਿਤ ਤਾਂਹਿ ਨੈੱ”। 
ਕਰਾਮਾਤ ਨਿਤ ਭਾਂਤਿ ਅਨੇਕੈਂ। 
ਸਾਹਿਬਜ਼ਾਦੇ ਤੈ ਜਨ ਪੇਖੈਂ ॥੪੬॥ 

ਬਰ ਸ੍ਰਾਪ ਜੋ ਮੁਖੋਂ ਅਲਾਵੈਂ। 
ਤਾਤਕਾਲ ਫਲ ਸੋ ਦਰਸਾਵੈਂ। 

ਚਰਚਾ ਫੈਲੀ ਦੇਸ ਮਝਾਰੀ। 

ਆਵਤ ਦਰਸ਼ਨ ਹਿਤ ਨਰ ਨਾਰੀ ॥੪੭॥ 
ਦੋਹਰਾ: 

ਪੀਰ ਫਕੀਰ ਇਕ ਅਜ਼ਮਤੀ, 
ਮੁਸਲਮਾਨ ਮਹਾਨ। 

ਠਸਕੇ ਗਾਮ ਘੁੜਾਮ ਰਹਿ', 

ਮਾਨਤ ਤਾਂਹਿ ਜਹਾਨ ॥੪੮॥ 
ਚੌਪਈ: 
ਸਾਹਿਬਜ਼ਾਦੈ ਕਾ ਜਸ ਸੁਨਿ ਕੈ। 


'ਬ੍ਰਿਛਾਂ ਤੇ। “ਡਰ ਤੋਂ ਬਿਨਾਂ। 
'ਪੀਲੂ (ਵਣ) ਦੇ ਦਰੱਖ਼ਤਾਂ ਨਾਲ ਲਮਕਣ ਦੀ ਖੇਡ ਖੇਡਦੇ 


'ਡਸਕ ਤੇ ਘੁੜਾਮ ਦੋਹਾਂ ਪਿੰਡਾਂ ਵਿੱਚਰਹਿੰਦਾ ਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1259 


ਧਰਿ ਧਯਾਨ ਉਨਿ ਪੇਖਜੋ ਗੁਨਿ ਕੈ। 
ਇਸ ਕਾ ਚਲ ਹੈ ਪੰਥ ਅਪਾਰੇ। 

ਰਾਜ ਕਰੈਂ ਵਹ ਧਰ ਪਰ ਸਾਰੇ ॥ ੪੯ ॥ 
ਠਸਕਾ ਗਾਮ ਜਗੀਰ ਜੁ ਮੋਰੀ। 

ਮਤ ਵਹਿ ਛੀਨ ਲੈਂਹ ਬਰ ਜੋਰੀ'। 

ਤਾਂ ਤੈ ਇਨ ਤੈ ਚਲਿ ਬਖਸ਼ਾਵੈਂ। 
ਕਰਾਮਾਤ ਬਖਯਾਤ ਪ੍ਰਤਾਵੈਂ ॥੫੦॥ 
ਇਮ ਮਨਿ ਧਰਿ ਭਰਿ ਕਲਸ' ਮਿਠਾਈ। 
ਦੋਇ ਧਰੇ ਗੁਰੁ ਆਗੇ ਆਈ। 

ਖੁੱਦੋ ਖੂੰਡੀ ਥੇ ਤਬਿ ਖੇਲਤ। 

ਲਰਕਨ ਸੋ ਗੁਰੁ ਸਾਨੰਦ ਝੇਲਤ' ॥੫੧॥ 
ਢਿਗ ਢੁਕਿ ਕਦਮ ਪਦਮ' ਤਿਹ ਚੂੰਮੇ। 
ਸਿਜਦਾ ਕੀਨ ਮਾਥ ਧਰਿ ਭੂੰਮੇ'। 

ਤਿਸ ਕੇ ਦਿਲ ਕੀ ਸਬਿ ਗੁਰੁ ਜਾਨੀ। 
ਬਰ ਦਾਨੀ ਬਾਨੀ ਯੌ ਭਾਨੀ' ॥੫੨॥ 


ਟੁਕੜਾ ਤੁਮਰਾ ਜੋ ਚਹਿ ਖੋਯੋ। 


ਖੋਯੋ ਜਾਇ ਆਪ ਸੋ ਜੋਯੋ'। 'ਦੇਖੋ। 


ਪੁਨ ਇਕ ਕਲਸਾ ਗੁਰੁ ਮੰਗਾਯੋ। 

ਉਭੈ ਗਗਰੀਆਂ ਮੱਧ ਟਿਕਾਯੋ' ॥੫੩॥ (ਪਹਿਲੀਆਂ) ਦੋਹਾਂ ਗਾਗਰਾਂ ਦੇ ਵਿਚਾਲੇ ਰੱਖ ਦਿੱਤਾ। 
ਪੇਖਿ ਪੀਰ ਖੁਸ਼ ਭਯੋ ਮਹਾਂਈ। 

ਗੋਦ ਸਮੋਦ ਲਏ ਗੁਰੁ ਚਾਈ'। ਚੁੱਕ ਲਏ। 
ਕਦਮ ਪਦਮ ਸੁਖ ਸਦਮ ਗਹਾਏ'। 'ਸੁਖਾਂ ਦੇ ਘਰ ਫੜੇ। 
ਬਾਰ ਬਾਰ ਚੂੰਮੇ ਦ੍ਰਿਗ ਲਾਏ ॥ ੫੪॥ 

ਚਰਨ ਧੂਰਿ ਨਿਜ ਨੈਨਨਿ ਪਾਈ। 

ਦਿੱਬਯ ਦ੍ਰਿਸ਼ਿਟ ਪਾਈ ਅਧਿਕਾਈ। 

ਅਧਿਕ ਤਰੀਫ ਜੋਰਿ ਕਰ ਗਾਈ'। 

ਖਾਇ ਖੁਲਾ ਲਰਕਨਿ ਮਿਠਿਆਈ ॥੫੫॥ 

ਕਹਜੋ- 'ਚੁਗੱਤਾ' ਅਤਿ ਮਦ ਮੱਤਾ। 

ਭਯੋ ਕੁਪੱਤਾ ਅਬਿ ਅਲਵੱਤਾ'। 

ਜ਼ਾਲਮ ਨੌਰੰਗ ਜ਼ੁਲਮ ਗੁਜ਼ਾਰੇ। 





1260 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੇਤ ਦੂਖ ਹਿੰਦੁਨ ਕੋ ਭਾਰੇ' ॥ ੫੬ ॥ 

ਇਹੁ ਸੁਨਿ ਪੁਨ ਗੁਰੁ ਬੈਨ ਉਚਾਰੇ। 

ਹਮਰੇ ਗੁਰੁ ਨਾਨਕ ਕਰਤਾਰੇ। 

ਦੀਨੇ ਬਰ ਬਾਬਰ ਕੌ ਚਾਹੀ'। 

ਭੰਗ ਬਦਲ” ਬਖਸ਼ੀ ਸਤ ਸ਼ਾਹੀ' ॥੫੭॥ 


ਦੈ ਸਿਰ ਸਾਤ ਫੇਰ ਫਿਰ ਲੈਹੈਂ”। 

ਜ਼ਾਲਮ ਕੀ ਜਰ ਸਿੰਧ' ਸਿਟੈ ਹੈਂ। 

ਇਮ ਸੁਨਿ ਪੁਨ ਸਿਜਦਾ' ਕਰਿ ਗਯੋ। 
ਗੁਰੁ ਕੋ ਵਲੀਯਨਿ ਵਲੀ ਲਖਯੋ ॥੫੮॥ 
ਪੀਰ ਅਮੀਰ ਦੀਨ' ਤਿਸ ਸੰਗੈ। 

ਹੁਤੋ ਮੁਰੀਦਨ ਯੂਤ ਤਹਿ ਚੰਗੈਂ। 

ਬਾਤੈਂ ਸੁਨਿ ਪਿਖਿ ਭੂਲੇ ਹੋਸ। 

ਸੈਦ ਭੀਖ' ਪਰ ਕਰਿ ਅਫਸੋਸ ॥੫੯॥ 
ਕਹਯੋ ਪੀਰ ਤੁਮ ਬਡ ਕਰਮਾਤੀ। 

ਮਾਨਤ ਹਿੰਦੁ ਤੁਰਕ ਬੱਖਯਾਤੀ'। 

ਇਸ ਲਰਕੇ ਹਿੰਦੂ ਕੇ ਪਗ ਪੈ। 

ਪਰਜੇ ਕਾਂਹਿ ਤੂੰ ਹੋਇ ਅਲਗ ਪੈ' ॥੬੦॥ 


ਸ਼ਾਹ ਭੀਖ ਸੁਨਿ ਉੱਤਰ ਦੀਨੋ। 
ਤੁਮ ਨੇ ਭੇਦ ਨਹੀਂ ਇਹੁ ਚੀਨੋ। 
ਸੀ ਨਾਨਕ ਕੀ ਗਾਦੀ ਜੋਈ। 

ਹੈ ਕਬੂਲ ਦਰਗਾਹੈ ਸੋਈ ॥੬੧॥ 
ਮੈਂ ਮਰਾਕਬੇ ਮੈਂ! ਜਬ ਜੈਹੈਂ। 
ਨਾਨਕ ਕੋ ਖੁਦਾਇ ਢਿਗ ਪੈਹੌਂ”। 
ਪੀਰ ਫਕੀਰ ਜਿਤਕ ਸਮੁੱਥ। 
ਨਾਨਕ ਆਗੇ ਜੋਰਤ ਹੱਥ ॥੬੨॥ 
ਸੋਈ ਸਬ ਕੀ ਅਰਜ਼ ਸੁਨੈਹੈ। 
ਨਿਜ ਮਨ ਭਾਵਤ ਹੁਕਮ ਦਿਲੈਹੈ। 
ਉਹੀ ਰੂਪ ਹਮ ਇਨ ਕੋ ਹੇਰਾ। 


'ਉਤਸ਼ਾਹ ਨਾਲ। 

'ਸੱਤ ਬਾਦਸ਼ਾਹੀਆਂ। "ਦੇਖੋ ਬਿਸ੍ਹਾਮ ੧੨ ਦੇ ਅੰਕ ੧੨੫ ਦੀ 
“ ਨਿਸ਼ਾਨ ਦੀ ਟਿੱਪਣੀ। 

'ਮੋੜ ਲਵਾਂਗੇ। 

'ਸਮੁੰਦਰ 'ਚ। 

'ਨਮਸਕਾਰ। 


'ਨਾਮ। 


!'ਸਯਦ ਭੀਖ ਸ਼ਾਹ। 
(ਤੈਨੂੰ) ਹਿੰਦੂ ਤੇ ਤੁਰਕ ਪ੍ਰਗਟ ਹੀ ਮੰਨਦੇ ਹਨ। 


'ਵੱਖਰਾ ਹੋ ਕੇ। (ਅ) ਹੋ ਸਕਦਾ ਹੈ ਕਿ ਅਲਪੱਗ ਦਾ ਹੀ 
ਅਲਗਪੈ ਬਣਿਆ ਹੋਵੇ ਜਿਸ ਦਾ ਅਰਥ ਬਣੇਗਾ ਥੋੜੀ ਸਮਝ 
ਵਾਲਾ ਹੋ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1261 


ਲਿਯ ਬਖਸ਼ਾਇ ਗ੍ਰਾਮ ਨਿਜ ਕੇਰਾ ॥੬੩॥ 
ਟੁਕਰਾ ਬਨਯੋ ਫਕੀਰਨ ਰੈਹੈ। 

ਰਾਜ ਜਰੂਰ ਸਿੱਖਨ ਕਾ ਹੂੰਹੈ। 

ਪੁਨ ਦੋ ਬਰਤਨ ਧਰੇ ਜੁ ਏ ਹੈਂ। 

ਹਿੰਦੂ ਤੁਰਕ ਮਜ਼ਹਬ ਪਰਖੇ ਹੈਂ ॥੬੪॥ 
ਉਨਿ ਦੋਨੋ ਪਰ ਹਾਥ ਜੁ ਧਰੇ। 

ਕਹਸੋ ਬਨੇ ਰਹਿ ਦੋਈ ਖਰੇ। 

ਉਨੈ ਧਰਯੋ ਮਧੁ ਤੀਸਰ ਜੋ ਹੈ। 

ਕਹਸੋ ਮਜ਼ਹਬ ਤੀਸਰ ਮਮ ਹੋਂਹੈ ।੬੫॥ 
ਅਰ ਚੂੰਮੇ ਪਗ ਰਜ' ਦ੍ਰਿਗ ਪਾਈ। 
ਤਾਂ ਤੇ ਅਜ਼ਮਤ ਮੁਹਿ ਬਡ ਥਸਾਈ'। 
ਇਹੁ ਗੁਰੁ ਤਰੁਣ' ਹੋਇ ਰਣ ਕਰਿਹੈਂ। 
ਤੇਜ ਤੁਰਕ ਨ੍ਰਿੱਪਨ ਕਾ ਹਰਹੈਂ ॥੬੬॥ 
ਦਿੱਲੀ ਤੈ ਕਾਬਲ ਲੌ ਬਾਕੀ। 

ਕਾਂਹਿ ਯਾਂਹਿ ਸਿਖ ਛਡੈਂ ਨ ਆਕੀ। 


ਪੀਰ ਅਮੀਰ ਦੀਨ' ਕੇ ਸਿਰ ਪੈ। 'ਨਾਮ (ਪੀਰ ਦਾ)। 


ਸੈਦ ਭੀਖ ਨਿਜ ਕਰ ਧਰਿ' ਫਿਰ ਪੈ ॥੬੭॥ __'ਆਪਣਾ ਹੱਥਰੱਖ ਕੇ। 

ਦਿਬਯ ਦ੍ਰਿਸ਼ਟਿ' ਦੈ ਸਬਿ ਦਿਖਰਾਯੋ। ਸਰ 
| 

ਜੋ ਬ੍ਰਿਤੰਤ ਸ਼ਾਹ ਖੁਦ ਗਾਯੋ'। ਭੀਖ ਸ਼ਾਹ ਨੇ ਆਪ ਕਿਹਾ ਸੀ। 

ਗਹੇ ਭੀਖ ਕੇ ਪਗ ਤਿਨ ਤਬ ਹੀ। 

ਹੇਰੀ ਸੱਤ ਬਾਤ ਤੁਵ ਸਬ ਹੀ ॥੬੮॥ 

ਦੋਹਰਾ: 

ਖਾਰਾ ਜਲ ਲਖਨੌਰ ਮੈਂ, 

ਥਾ ਸਬ ਕੂਪਨ ਕੇਰ'। 

ਸੋ ਸਤਿਗੁਰੁ ਕੋ ਨਹਿਂ ਰੁਚੇ, 

ਮਾਤ ਮਿਸ਼ਟ' ਕਿਯ ਫੇਰ ॥੬੯॥ 

ਚੌਪਈ: 

ਤਨਕ ਭਨਕ' ਸੋ ਸਾਖਿ£ ਸੁਨੈਹੈਂ। ਥੋੜ੍ਹੀ ਜਿਹੀ ਕਹਿ ਕੇ। “ਸਾਖੀ। 

ਸੁਨੋਂ ਖਾਲਸਾ ਜੀ ਮਨ ਦੈਹੈ। 





1262 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਲ ਸਰੀਰ ਪ੍ਰਤਾਪ ਤੇਜ ਅਤਿ। 
ਸਾਹਿਬਜ਼ਾਦੇ ਕੋ ਬਢ ਹੈ ਨਿਤ ॥ ੭੦॥ 
ਨਿਕਟ ਹੁਤੋ ਤਹਿਂ ਪਿੰਡ ਨਨਹੇੜੀ। 
ਘੋਗਾ ਨਾਮ ਮਸੰਦ ਬਖੇੜੀ'। 

ਟਹਿਲ ਗੁਰੂ ਕੀ ਸੋ ਬਹੁ ਕਰੈ। 

ਅਰ ਗੁਰੁ ਪੈ ਨਿਤ ਐਸ ਉਚਰੈ ॥ ੭੧॥ 
ਹੈ ਲਖਨੌਰ ਵੀਚ ਜਲ ਖਾਰਾ। 
ਨਨਹੇੜੀ ਮੈਂ ਮਿਸ਼ਟ ਉਦਾਰਾ। 

ਆਪ ਤਹਾਂ ਚਲਿ ਕੀਜੈ ਡੇਰਾ। 

ਸੇਵਹੁਂ ਮੈ ਸਬਿ ਭਾਂਤਿ ਬਧੇਰਾ ॥ ੭੨॥ 
ਇਕ ਦਿਨ ਤਹਾਂ ਜਾਨ ਕੋ ਤਯਾਰੇ। 

ਭਏ ਗੁਰੂ, ਮਾਤਾ ਹਟਕਾਰੇ'। 

ਕੋਪ' ਹੁਤੀ ਘੋਗੇ ਪਰ ਮਾਤਾ। 

ਜਿਸ ਹਿਤ, ਸੋ ਭੀ ਸੁਨੋ ਬਖਯਾਤਾ ॥ ੭੩॥ 
ਜਬਿ ਗੁਰੁ ਨੌਮ ਤੀਰਥੈਂ ਗਏ। 
ਨਨਹੇੜੀ ਥੇ ਉਤਰਤ ਭਏ। 

ਸੀ ਗੁਜਰੀ ਜੀ ਕੀ ਇਕ ਦਾਸੀ। 

ਰਾਖੀ ਪ੍ਰਿ ਤਾਂਹਿ ਨਿਜ ਪਾਸੀ ॥ ੭੪॥ 
ਯਾਂ ਤੈ ਮਾਤਾ ਤਹਾਂ ਨ ਗਈ। 

ਪੁਰ ਕੇ ਪੈਂਚ ਬੁਲਾਵਤ ਭਈ। 

ਕਹਯੋ ਅਹੇ ਜਲ ਤੁਮਰੇ ਖਾਰੀ। 

ਮਿਸ਼ਟ ਕੂਪ ਇਕ ਲੇਹੁ ਨਿਕਾਰੀ ॥ ੭੫॥ 
ਨੌਰ ਬਤਾਇ ਦਈ ਤਿੰਨ ਤਾਈਂ। 

ਖੋਦ ਨਿਕਾਲਯੋ ਉਨਿ ਬਲ ਲਾਈ। 
ਦਬਯੋ ਪੁਰਾਤਨ ਹੁਤੋ ਕੂਪ ਸੋ। 
ਨਿਕਸਜੋ ਮੀਠਾ ਆਬ ਖੂਪ' ਸੋ ॥ ੭੬॥ 
ਕਰਾਮਾਤ ਬਖਯਾਤ ਮਾਤ ਕੀ। 

ਹੈ ਅਬਿ ਲੌ, ਸੋ ਕੂਪ ਸਾਤ ਕੀ'। 
ਸਤਿਗੁਰ ਮਾਤਾ ਕੋ ਨਿਤ ਬੂਝੈ'। 

ਮਾਤੁਲ ਅਏ ਨਹੀਂ ਕਿਤ ਰੂਝੈਂ' ॥ ੭੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1263 


ਦਿਨਿ ਗਿਨਿ ਮਾਤਾ ਇਨਿ ਪਰਚਾਵੈ। 
ਕਹੈ ਹਥਯਾਰ ਅਸ੍ਹ ਲੈ ਆਵੈ। 

ਇਮ ਹੀ ਕਹਤਯੋਂ ਮਾਤੁਲ ਆਏ। 
ਗੁਰੂ ਭਣੇਵੇਂ ਪਗ ਪਰਸਾਏ ॥ ੭੮॥ 
ਜਥਾ ਜੋਗ ਸਬਿ ਕੋ ਕਰਿ ਬੰਦਨ। 
ਨੌਮ ਗੁਰੂ ਕਾ ਕਹਿ ਅਭਿਨੰਦਨ'। 
ਕਹਯੋ ਮਕਾਨ ਤਯਾਰ ਅਬਿ ਹ੍ਹੈ ਹੈ। 
ਤਹੀਂ ਬੁਲਾਇ ਸਬਿਨਿ ਕੋ ਲੈ ਹੈਂ ॥ ੭੯॥ 
ਗੁਰੁ ਹਿਤ ਸ਼ਸੜ੍ਹ ਬਸਤ੍ਰ ਹਯ ਸੁਚ'। 
ਲਯਾਯੋ ਸੋ ਸਜਾਇ, ਚਢਿ ਗੁਰੁ ਉਚ। 
ਲੈ ਮਾਤੁਲ ਕੋ ਜਾਤ ਅਖੇਰੈਂ”। 


ਅਨਿਕ ਭਾਂਤਿ ਬਨ ਮਿਰਗਨ ਹੇਰੈਂ ॥੮੦॥ 


ਕਰਿ ਸ਼ਿਕਾਰ ਕੁਛ, ਘਰ ਕੋ ਆਵੈਂ। 
ਜੁਗ ਮਾਤਨ ਪਗ ਦਿਸ ਦ੍ਰਿਗ ਲਾਵੈਂ'। 


ਉਦਿਤ ਮੁਦਤਿ' ਪਿਖਿ ਪੌਤ੍ੁ ਬਦਨ” ਕੋ। 
ਖਰੀ ਪੌਰ ਪਰ ਰਹੇ ਸਦਨ ਕੋ' ॥੮੧॥ 
ਉਤਰ ਨਮੋਂ ਕਰਿ' ਘਰ ਗੁਰੁ ਜੈਹੈਂ। 

ਕਰਿ ਬਾਤਨ ਮਾਤਨ ਹਸੈ ਹੈਂ। 
ਮਾਤੁਲਾਦਿ ਢਿਗ ਦਾਸੀ ਦਾਸੈਂ। 

ਕਰੈਂ ਅਖੇਰਹਿੰ ਕੇਰ ਬਿਲਾਸੈਂ' ॥੮੨॥ 
ਮੀਰ ਸ਼ਿਕਾਰੀ' ਪੁਨਾ ਬੁਲਾਏ। 

ਚਢੈਂ ਬਾਜ' ਕਰ? ਬਾਜ ਰਖਾਏ। 

ਜਨ ਜਰੀ ਜਰ ਕੀ ਡਰਵਾਵੈਂ'। 

ਸਾਮ ਕੁਰੰਗ ਤੁਰੰਗ ਕੁਦਾਵੈਂ!' ॥੮੩॥ 
ਚਢਤ ਅਨੂਠੀ' ਪਿਖਿ ਬਡ ਮਾਤਾ। 
ਕਹੇ ਪਿਤਾਮੇ ਸਮ' ਹੂ ਤਾਤਾ”। 

ਨਿਤ ਪੁਤਿ ਚਢਿ ਅਖੇਰ ਹਿਤ ਜਾਵੈਂ। 
ਪੁਰਿ ਕੇ ਚਹੁੰ ਦਿਸ ਦੂਰ ਸਿਧਾਵੈਂ ॥੮੪॥ 
ਏਕ ਦਿਵਸ ਨਨਹੇੜੀ ਗਏ। 


ਦੋਹਾਂ ਮਾਤਾਵਾਂ ਦੇ ਚਰਨਾਂ ਵੱਲ ਨੇਤਰ ਲਾਉਂਦੇ ਭਾਵ ਦੇਖਦੇ 
ਹਨ। 

'ਬਹੁਤ ਅਨੰਦ ਪੈਦਾ ਹੁੰਦਾ ਹੈ। ਮੁਖ। 

'ਘਰ ਦੇ ਦਰਵਾਜ਼ੇ 'ਤੇ ਖੜੀ ਰਹਿੰਦੀ ਹੈ। 

(ਘੋੜੇ ਤੋਂ) ਉੱਤਰ ਕੇ (ਮਾਤਾ ਜੀ ਨੂੰ) ਨਮਸਕਾਰ ਕਰਕੇ। 


'ਸ਼ਿਕਾਰ ਦੇ ਬਚਨ। 

'ਸ਼ਿਕਾਰ ਦੇ ਮਹਿਕਮੇ ਦਾ ਵੱਡਾ ਅਫਸਰ। 
ਘੋੜੇ ਤੇ। “ਹੱਥ ਤੇ। 

'ਸੋਨੇ ਦੀ ਜੜਾਊ ਕਾਠੀ ਪੁਵਾਉਂਦੇ ਹਨ। 
'ਹਰਨ ਵਾਂਗ ਘੋੜੇ ਨੂੰ ਟਪਾਉਂਦੇ ਹਨ। 
'ਅਣੌਖੀ। 

ਦਾਦੇ ਵਾਂਗ। “ਪੁੱਤਰ। 





1264 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਘੋਗੇ ਕੋ ਬਡ ਖੋਟ ਲਖਏ'। 
ਦਯੋ ਸਾਪ' ਇਸ ਬੰਸ ਨਸਏ। 


ਠਹਿਰੇ ਨਹਿ, ਤੁਰਤਹਿਂ' ਹਟ ਆਏ ॥੮੫॥ 


ਸ਼ਹਿਰ ਅੰਬਾਲੈ ਨਿਕਟਿ ਤਾਲ ਕੇ। 
ਉਪਬਨ' ਥਾ ਸੋ ਪਿਖਯੋ ਚਾਲ ਕੇ। 
ਤਾਮਾ' ਤਹਾਂ ਬਾਜ ਕੋ ਦੀਓ। 

ਜਗਿ ਬੰਦਨ' ਮਗ ਘਰ ਕਾ ਲੀਓ ॥੮੬॥ 
ਦੁਤੀ ਦਿਵਸ ਜਬ ਚਢੇ ਸ਼ਿਕਾਰੇ। 
ਭੂਸਥਲ' ਕੇ ਥੇਹ ਪਧਾਰੇ। 

ਲੂਖੀ ਤੇ ਇਕ ਰੰਘੜ ਆਯੋ। 

ਕਰਤ ਅਖੇਰ ਹੇਰਿ ਬਿਸਮਾਯੋ ॥੮੭॥ 
ਤੇਜ ਪੁਤਾਪ ਸਮਾਜ ਹੁਸਨ' ਪਿਖਿ। 
ਬੂਝਯੋ ਸੰਗ ਹੁਤੋ ਨਾਈ ਸਿਖ। 

ਨਾਪਕ' ਬਾਤ ਭਾਂਤਿ ਸਬਿ ਕਹੀ। 

ਸੁਨਿ ਉਨਿ ਪੀਰ ਜਾਨ ਕਰਿ ਸਹੀ ॥੮੮॥ 
ਸਰ ਖਰ' ਪਾਂਚ ਭੇਟ ਧਰਿ ਆਗੇ। 

ਕਰ ਸੋ" ਪਰਸੇ ਚਰਨ ਸਭਾਗੇ। 

ਖੁਸ਼ ਅਬਾਦ ਰਹੁ' ਦੁਆ ਗੁਰੁ ਕਰੀ”। 
ਸੋ ਬਸ ਹੈ ਅਬਿ ਲੌ ਬਿਧਿ ਖਰੀ ॥੮੯॥ 
ਸੂਲਰ ਗਾਮ ਇਸੀ ਬਿਧਿ ਗਏ। 

ਪੇਖਿ ਲੋਗ ਸੇਵਤ ਬਹੁ ਭਏ। 

ਪੁਨ ਇਕ ਦਿਨ ਮਰਦੋ ਪਿੰਡ ਪਾਸੈਂ। 
ਪਹੁੰਚੇ ਆਸ ਤੋਸ' ਨਿਜ ਦਾਸੈਂ ॥੯੦॥ 
ਭਾਣੋ ਖੇੜੀ ਪੁਨਾ ਨਿਹਾਰਾ। 

ਇਮ ਗੁਰੁ ਫਿਰ ਬਹੁ ਲੋਗਹਿਂ ਤਾਰਾ। 
ਇਸੀ ਤੌਰ ਬਹੁ ਮਾਸ' ਬਿਤਾਏ। 

ਨੌਮ ਗੁਰੂ ਤਬਿ ਸਿੱਖ ਪਠਾਏ ॥ ੯੧॥ 
ਪਠਯੋ ਸੰਦੇਸ ਆਨੰਦਪੁਰ ਆਵੋ। 

ਸੁਨਿ ਸਬਿ ਹਰਖੇ ਸਾਜ ਸਜਾਵੋ'। 
ਅੰਮ੍ਰਿਤ ਵੇਲੇ ਤਜਾਰੀ ਕਰੀ। 


'ਜਾਣਿਆ। 
'ਸ੍ਰਾਪ। 
'ਛੇਤੀ। 


'ਬਾਗ਼। “ਜਾ ਕੇ। 
'ਮਾਸ ਦਾ ਭੋਜਨ। 


'ਜਗਤ ਦੇ ਬੰਦਨਾ ਕਰਨ ਜੋਗ ਕਲਗ਼ੀਧਰ ਜੀ ਨੇ। 


'ਪਿੰਡ ਦਾ ਨਾਮ। 


'ਸੁੰਦਰਤਾ। 
'ਨਾਈ ਨੇ। 
ਤਿੱਖੇ ਤੀਰ। 


ਹੱਥਾਂ ਨਾਲ। 
'ਵੱਸਦੇ ਰਹੋ। “ਗੁਰਾਂ ਨੇ ਅਸ਼ੀਰਵਾਦ ਦਿੱਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1265 


ਸਯੰਦਨ' ਡੋਰੇ ਮਾਤਾ ਚਰੀ ॥ ੯੨॥ 
ਹੁਤੋ ਖੜਗ ਲਘੁ ਨਿਰਮਲ ਧਾਰਾ। 

ਕਰ ਕੈ ਨਮੇਂ ਗੁਰੂ ਗਰਿ ਧਾਰਾ। 

ਕੰਧਿ' ਕਮਾਨ, ਕਸਯੋ ਕਟਿ? ਭਾਥਾ। 
ਕਲਗੀ ਜਿਗਾ ਸੋਹਿ ਲਘੁ ਮਾਥਾ' ॥ ੯੨॥ 
ਨਵ ਗੁਰੂਅਨ ਸਿਮਰਨ ਧਿਯਾਨ ਕੈ। 


ਬਿਦਾ ਹੋਤ ਭੇ ਬਿਹਬਲ ਗੌਰੀ' ॥ ੯੪॥ 
ਜਿਨਿ ਸੇਵਾ ਸ਼ਰਧਾ ਯੁਤ ਕਰੀ। 

ਦੈ ਅਸੀਸ ਬਰ ਤਿਨ ਕੋ ਵਰੀ'। 

ਵਾਪਸ ਕਰੇ ਸਬੈ ਮਗ ਪਰੇ। 
ਮਾਤੁਲਾਦਿ ਨਿਜ ਢਿਗ ਗੁਰੁ ਕਰੇ ॥ ੯੫॥ 
ਕਰਤ ਅਖੇਰ ਹੇਰਿ ਬਨ ਗ੍ਰਾਮਨ। 

ਰਾਣੇਂ', ਮਾਜਰੇ, ਥਿਰੇ ਸ੍ਰਾਮਨ। 

ਇਸੀ ਤੌਰ ਬਹੁ ਨੌਰ ਬਸੈ ਕੈ। 

ਬਹੁ ਜਨ ਕੋ ਨਿਹਾਲ ਮਗ ਕੈ ਕੈ ॥੯੬॥ 
ਕੀਰਤਿ ਪੁਰਿ ਕੀਰਤਿ ਬਿਸਤੀਰਤਿ'। 
ਪਹੁੰਚੇ, ਪੀਰੀ ਧਨੀ ਅਮੀਰਤ'। 

ਰਵਿ ਮਲ' ਕੇ ਪੌਤੁ ਜੁਗ? ਮਿਲੇ। 

ਕੁਸਲ ਪੁਸਨ ਕਰਿ' ਦੁਹਿ ਦਿਸ ਖਿਲੇ ॥੯੭॥ 
ਗਨੀ' ਗਰੀਬ ਅਏ ਸਬ ਘਰ ਸੇ। 

ਦਰਸੇ ਪਗ ਪਰਸੇ ਉਨਿ ਕਰ ਸੇ। 

ਨਾਮ ਪਤੇ ਗੁਰੁ ਸਬਿ ਕੇ ਬੂਝੇ। 

ਭਲੇ ਅਭਲੇ ਭਲੇ ਬਿਧਿ ਸੂਝੇ' ॥ ੯੮ ॥ 


ਮਿਲਿ ਸਬੰਧੀਅਨ ਸੈਲ ਕਰਾਯੋ ॥੯੯॥ 
ਆਰੂ, ਅੰਬ, ਅਨਾਰ, ਅਲੂਚੇ। 


ਮੋਢੇ 'ਤੇ। “ਲੱਕ ਨਾਲ। 
'ਛੋਟੇ ਜਿਹੇ ਮੱਥੇ 'ਤੇ। 
'ਚੰਚਲ। 

'ਬਹੁਤੇ। 


'ਸ੍ਰੇਸ਼ਟ। 


'ਜਸ ਫੈਲਾਉਂਦੇ ਹੋਏ। 
ਪੀਰੀ ਤੇ ਮੀਰੀ ਦੇ ਧਨੀ। 
'ਸੂਰਜ ਮੱਲ। 'ਦੋਨੋਂ। 
'ਸੁਖ ਸਾਂਦ (ਪੁੱਛ ਕੇ)। 
'ਧਨੀ। 





1266 


ਸੇਉ, ਸਰੂ, ਸੰਗਤਰੇ ਸੁ ਗੂਚੇ'। 
ਫਲੇ ਫਾਲਸੇ, ਫੈਲੇ ਫਬੇ। 
ਕਦਲੀ', _ਕਟਲ, 
॥੧੦੦॥ 

ਨਿੰਬੂ, ਨੌਰੰਗੀ, ਨਾਲੇਰੇ'। 
ਆਮਰੂਦ, ਅਖਰੋਟ, ਅਛੇਰੇ'। 
ਖਾਜੂਰੇਂ, ਖਿਰਨੀ' , ਖੁਰਮਾਨੀ। 


ਬਢਲ”, _ਕਲ' 


ਪਿਲਕਨ', _ ਪੀਪਰ, _ ਪਨਸ, _ ਪ੍ਰਮਾਨੀ? 
॥੧੦੧॥ 
ਜਾਮਨ, ਜਾਮੋਏ' , ਜਰਦਾਲੂ”। 


ਬੇਰੀ, ਬਟ', ਬਾਹੇੜ?, ਬਿਸਾਲੂ'। 
ਬਾਂਸ, ਬਦਾਮ, ਬਕਲ', ਬਹੁ ਬੇਲੀ?। 


ਚੰਪਾ, ਚੰਬੇਲੀ, ਰਾਵੇਲੀ' ॥ ੧੦੨॥ 
ਗੇਂਦਾ, ਗੁਲ ਸੱਬੋ' ਗੁਲਬਾਸਾ?। 
ਗੁਲ ਕਲਗਾ', ਗੋਲਾਬ ਸਬਾਸਾ?। 
ਮੋਤੀਆ, ਮੂਗਰਾ', ਜੁਹੀ? ਬਿਧੂਪੀ”। 


ਹਾਰ ਸ਼ਿੰਗਾਰ', ਕੇਵਰਾ ਖੂਪੀ? ॥ ੧੦੨ ॥ 


ਗਲਗਲ, ਮਿਠੇ, ਚਕੋਦੇ', ਖੱਟੇ। 
ਸਾਥੰਡਲ ਮੰਡਲ ਬਰ ਥੱਟੇ'। 

ਬਾਰ ਬਾਰ ਬਰ ਬਾਰੀ' ਸੀਂਚੇ। 

ਗੁਲ ਬਹੁਧਾ ਤਰੁ' ਊਚੇ ਨੀਚੇ ॥ ੧੦੪ ॥ 
ਪੇਖਿ ਪੇਖਿ ਸਬਿ ਕਰੈਂ ਸਰਾਹਿਨ। 

ਉਪਬਨ ਸਮ ਨੌਦਨ ਬਨ ਆਹਿ ਨਾ। 
ਮਾਲੀ ਰਚਿ ਡਾਲੀ ਸੁਠ ਲਯਾਏ। 

ਬਹੁ ਇਨਾਮ ਸਤਿਗੁਰੁ ਤੈਂ ਪਾਏ ॥੧੦੫॥ 
ਕਰਿ ਗੁਰੁ ਸੈਰ ਅਏ ਨਿਜ ਆਲੇ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਹੁਤੇ। 


ਸਬੇ _'ਕੇਲੇ। ਕਟਹਲ ਦਰੱਖ਼ਤ ਤੇ ਫਲ। “ਬਢਹਲ ਦਾ ਦਰੱਖ਼ਤ ਤੇ 


ਫਲ। ''ਸੁੰਦਰ। 

'ਨਲੇਰ। 

'ਚੰਗੇ। 

'ਮੋਲਸਰੀ ਦੀ ਕਿਸਮ ਦਾ ਇਕ ਦੁੱਧਦਾਰ ਬ੍ਰਿੱਛ ਜਿਸ ਦੇ ਫਲ 
ਬਹੁਤ ਮਿੱਠੇ ਹੁੰਦੇ ਹਨ। 

'ਬੋਹੜ ਦੀ ਕਿਸਮ ਦਾ ਇਕ ਬ੍ਰਿੱਛ। “ਬਹੁਤ ਚੰਗੇ। 


'ਇਕ ਪ੍ਰਕਾਰ ਦਾ ਫਲ ਤੇ ਫਲਦਾਰ ਬੂਟਾ। “ਆਲੂ ਵਰਗਾ 
ਪੀਲੇਰੰਗ ਦਾ ਫਲ, ਕਾਠੀ ਖੁਰਮਾਨੀ। 

'ਬੋਹੜ। “ਬਹੇੜਾ। “ਬਹੁਤੇ। 

'ਵਲਕਲ ਦਾ ਸੰਖੇਪ-ਇਕ ਦਰੱਖ਼ਤ ਜਿਸ ਦੀ ਛਿੱਲ ਦੇ ਸਾਧੂ 
ਬਸਤੁ ਪਾਇਆ ਕਰਦੇ ਸਨ। “ਬਹੁਤੀਆਂ ਵੇਲਾਂ। 
'ਰਾਇਬੇਲ। 

'ਇਕ ਤਰ੍ਹਾਂ ਦਾ ਫੁੱਲ। “ਅੱਬਾਸ ਦਾ ਫੁੱਲ। 

'ਕਲਗਾ ਫੁੱਲ। “ਸਹਿਤ ਵਾਸ਼ਨਾ ਦੇ। 

'ਇਕ ਤਰ੍ਹਾਂ ਦਾ ਫੁੱਲ। ?ਇਕ ਤਰ੍ਹਾਂ ਦੀ ਚੰਬੇਲੀ। 
੭ਦੁਪਹਿਰੀਆ ਫੁੱਲ। 

'ਇਕ ਬ੍ਰਿੱਛ ਜਿਸ ਦੇ ਸੁਗੰਧੀ ਵਾਲੇ ਚਿੱਟੇਰੰਗ ਦੇ ਫੁੱਲ ਹੁੰਦੇ 
ਹਨ, ਡੰਡੀ ਸੁਨਹਿਰੀਰੰਗ ਦੀ ਹੁੰਦੀ ਹੈ। “ਚੰਗਾ ਕਿਉੜਾ। 
'ਵੱਡੇ ਕੱਦ ਦਾ ਨਿੰਬੂ। 

'ਚੰਗੇ ਗੋਲ ਥੜੇ ਬਣਾਏ ਹਨ। 

'ਚੰਗਾ ਪਾਣੀ। 

'ਬਹੁਤ ਤਰ੍ਹਾਂ ਦੇ ਫੁੱਲ ਤੇ ਦਰੱਖ਼ਤ। 


'ਬਗ਼ੀਚੇ ਵਰਗਾ ਇੰਦੂ ਦਾ ਬਾਗ਼ ਵੀ ਨਹੀਂ ਹੈ। 
'ਫਲਾਂ, ਫੁੱਲਾਂ ਤੇ ਪੱਤਿਆਂ ਨਾਲ ਸਜਾਈ ਹੋਈ ਟੋਕਰੀ। 


'ਘਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1267 


ਬਸ ਨਿਸ ਤਹਿ ਤੈਂ ਫਜਰੈਂ' ਚਾਲੇ। 
ਸਾਹਬਜ਼ਾਦੇ ਕਾ ਆਗਵਨੂ '। 

ਦਾਸਨਿ ਦਾਰਦਿ ਦੁਸ਼ਟਨਿ ਦਵਨੂ' ॥੧੦੬॥ 
ਸੁਨਿ ਅਨੰਦ ਪੁਰ ਆਨੰਦ ਭਯੋ। 

ਘਰਿ ਘਰਿ ਉਤਸ਼ਵ ਅਤਿਸੈ ਛਯੋ'। 

ਸ਼ਬਦ ਪਢਿਤ ਸਿੱਖ ਅੱਗੂ ਸਿਧਾਏ। 

ਕਿਤਿਕ ਦੂਰ ਚਲਿ ਮਿਲੇ ਸੁ ਆਏ ॥੧੦੭॥ 
ਰੂਪ ਅਨੂਪਮ ਬਾਲਕ ਬੈ' ਗੁਰੁ। 

ਕੋਟ ਕਾਮ ਤੈ ਕਲਿਤ ਲਲਿਤ ਫੁਰ'। 


ਪਰਸੈਂ ਪਗ ਕਰ ਸੈਂ', ਦ੍ਰਿਗ ਦਰਸੈਂ। 
ਝਰਸੈਂ ਅਘ ਹਰਸੈਂ ਉਰ ਸਰਸੈਂ! ॥੧੦੮॥ 
ਅਰਪ ਅਕੋਰ' ਅਨਿਕਧਾ? ਆਗੇ। 
ਪਰਕ੍ਰਮਾ ਸੂਤਿ' ਕਰਿ ਬਡ ਭਾਗੇ। 

ਸੰਗ ਲਵਾਇ' ਪੁਰਹਿਂ ਲੈ ਆਏ। 

ਬਰਨਨ ਕਰਿ' ਬਹੁ ਨੌਰ ਦਿਖਾਏ ॥ ੧੦੯ ॥ 
ਇਕ ਦਿਸ ਬਹਿ ਸਤਲੂਜ ਵਰ ਵਾਰੀ'। 
ਸੋਹਿਤ ਦੁਤੀ ਦਿਸਾ ਗਿਰਿ ਧਾਰੀ'। 

ਸਬਜ਼ੀ ਬਨ ਸਬਿ ਜੀਵਨ ਮੁਦਦਾ'। 

ਫੈਲੇ ਫੂਲੇ ਤਰੁ ਫਲ ਸੁਧਦਾ' ॥ ੧੧੦॥ 
ਚਾਰਹੁੰ ਕੋਦ ਬਿਨੋਦਦ ਪੁਰ ਕੋ'। 

ਪਿਖਿ ਪੁਮੋਦ' ਹੋਯੋ ਉਰ ਗੁਰੁ ਕੋ। 

ਸੁਨ ਕ੍ਰਿਪਾਲ ਤੈ' ਪੁਨ ਕਿਰਪਾਲੈਂ”। 

ਭਵਨ ਭਗਵਤੀ' ਪਿਖਿ ਤਤਕਾਲੈਂ ॥ ੧੧੧॥ 
ਬੰਦਨ ਕਰਿ" ਪੁਰਿ ਮੈਂ ਪਰਵਿਸੇ। 


'ਸਵੇਰੇ। 
'ਆਉਣਾ। 
'ਦਾਸਾਂ ਦੀ ਗ਼ਰੀਬੀ ਤੇ ਦੁਸ਼ਟਾਂ ਨੂੰ ਦਬਾਉਣ ਵਾਲੇ। 


'ਬਹੁਤਾ ਉਤਸ਼ਾਹ ਫੈਲ ਗਿਆ। 


।ਉਮਰ। 

ਕਰੋੜਾਂ ਕਾਮਦੇਵਾਂ ਦੀ (ਕਲਿਤ) ਸੁੰਦਰਤਾ ਤੋਂ (ਫੁਰ) ਬਹੁਤੇ 
ਸੁੰਦਰ ਹਨ। 

ਹੱਥਾਂ ਨਾਲ। 

'ਪਾਪ ਝੜ ਜਾਂਦੇ ਹਨ ਹਿਰਦੇ 'ਚ ਬਹੁਤ ਪੁਸੰਨ ਹੁੰਦੇ ਹਨ। 
'ਭੇਟਾ। “ਅਨੇਕ ਤਰ੍ਹਾਂ ਦੀਆਂ। 

'ਚਾਰ ਪ੍ਰਕਰਮਾ (ਸੂਤਿ-ਵੇਦ, ਵੇਦਾਂ ਦੀ ਗਿਣਤੀ ਚਾਰ ਹੈ।) 
ਨਾਲ ਲੈ ਕੇ। 

'ਕਹਿ ਕੇ। 

'ਚੰਗਾ ਪਾਣੀ। 

'ਪਹਾੜਾਂ ਦੀਆਂ ਧਾਰਾਂ। 

'ਹਰਿਆਵਲਾ ਜੰਗਲ ਸਾਰੇ ਜੀਵਾਂ ਨੂੰ ਅਨੰਦ ਦੇਣ ਵਾਲਾ। 
'ਦਰੱਖ਼ਤ ਪਵਿੱਤ੍ਰ ਫਲ ਦੇਣ ਵਾਲੇ। 

'ਚਹੁੰ ਪਾਸਿਆਂ ਤੋਂ ਸ਼ਹਿਰ ਨੂੰ ਅਨੰਦ ਦੇਣ ਵਾਲੇ। 

'ਬਹੁਤ ਅਨੰਦ। 

'ਮਾਮਾ ਕਿਰਪਾਲ ਚੰਦ ਜੀ ਤੋਂ। “ਕਲਗੀਧਰ ਜੀ ਨੇ। 
ਨੈਣਾਂ ਦੇਵੀ ਦਾ ਮੰਦਰ। 

#ਕਿਸੇ ਦੇਵੀ ਜਾਂ ਦੇਵਤੇ ਦੇ ਮੰਦਰ ਨੂੰ ਨਮਸਕਾਰ ਕਰਨਾ 
ਕਵਿ-ਉਕਤੀ ਜਾਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਉਲਥਾ ਹੀ 
ਸਮਝਣਾ ਚਾਹੀਦਾ ਹੈ। ਆਪਣੇ ਆਪ ਨੂੰ ਬੁੱਤ ਸ਼ਿਕਨ ਕਹਿਣ 
ਵਾਲੇ ਗੁਰੂ ਗੋਬਿੰਦ ਸਿੰਘ ਜੀ ਬੁੱਤਾਂ ਦੇ ਟਿਕਾਣਿਆਂ ਅੱਗੇ ਕਦ 
ਝੁਕ ਸਕਦੇ ਸਨ। ਇਹ ਗੱਲ ਵੀ ਅਜੇ ਖੋਜ ਤਲਬ ਹੈ ਕਿ 


ਨੈਨਾ ਦੇਵੀ ਦਾ ਟਿਕਾਣਾ ਇਥੇ ਪਹਿਲੋਂ ਹੀ ਸੀ ਕਿ ਜੰਗ ਦੇ 
ਬਾਦ ਇਸ ਦਾ ਇਹ ਨਾਮ ਪਿਆ। ਦਬਿਸਤਾਨ ਮਜ਼ਾਹਬ 





1268 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੰਦਹਿਂ ਨਰ ਤਿਯ ਜਿਹ ਗੁਰੁ ਦਿਸੇ। 
ਰੂਪ ਸੁਭਾਵ ਨਿਹਾਰ ਸਰਾਹੈਂ। 

ਜੈ ਜੈ ਧੁਨਿ ਕਹਿ ਪੁਸ਼ਪ ਬਸਾਹੈਂ” ॥ ੧੧੨॥ 
ਚਢੀ ਅਟਾਰਨਿ ਨਾਰਿ ਨਿਹਾਰੈਂ। 

ਜਨੁ ਘਨ' ਬਹੁ ਚਪਲਾ? ਚਮਕਾਰੈਂ। 
ਜਹਾਂ ਸਦਨ ਬਡ ਗੁਰੂ ਚਿਨਾਏ। 

ਉਤਰੇ ਤਹਾਂ ਪੌਰ ਪਰ ਜਾਏ ॥ ੧੧੨॥ 
ਸੀ ਗੁਰੂ ਤੇਗ ਬਹਾਦਰ ਕਾਦਰ'। 

ਮਿਲੇ ਪੌਰ ਪਰ ਆਇ ਸੁ ਸਾਦਰ'। 

ਮਾਤ ਨਾਨਕੀ ਕੇ ਪਗ ਬੰਦੇ। 
ਆਸਿਖ' ਦੀਨੀ ਮਾਤ ਬੁਲੋਦੇ” ॥ ੧੧੪ ॥ 
ਉੱਤੁ ਅੱਸੂ ਤੈ ਸਾਹਿਬਜ਼ਾਦੈ। 

ਪਾਲਕ ਧਰਮ ਸੇਤ ਮਰਯਾਦੈ'। 

ਨਿਜ ਪਿਤ ਗੁਰੁ ਕੇ ਦੌਰ ਗਹੇ ਪਗ'। 
ਗੁਰੂ ਗੋਦ ਲੈ ਮੋਦ ਰਹੇ ਪਗ' ॥ ੧੧੫॥ 
ਬਾਰ ਬਾਰ ਕਰਿ ਪਯਾਰ ਨਿਹਾਰੈਂ। 
ਫੇਰਤ ਕਰ' ਸਿਰ, ਮੁਖ ਪੁਚਕਾਰੈਂ। 
ਕੀਨ ਨਿਛਾਵਰ' ਧਨ ਦਿਯ ਦੀਨੈ। 
ਕਰੈਂ ਗਰੈਂ ਲਾ ਲਾ ਸੁਦ ਸੀਨੈ' ॥ ੧੧੬॥ 
ਸੁਤ ਮੁਖ ਸਸਿ ਦਿਸ ਚਖੁ ਚਕੋਰ ਕਰਿ'। 
ਨਿਰਖਤ ਗੋਦ ਬਿਟਾਇ ਮੋਦ ਭਰਿ। 
ਧਰਯੋ ਧਰਮ ਜਨੁ ਗਜਾਨ ਨਿਜੰਕੈਂ”। 
ਕਿਧੋਂ ਵਿਰਾਗ ਬਿਵੇਕ ਨਿਸੰਕੈਂ ॥੧੧੭॥ 


ਆਤਮ ਪਰਮਾਤਮ ਸਮ' ਸੋਹੈਂ। 
ਬਾਲ ਰਵਹਿ ਪੂਨਯੋ ਸਸਿ ਜੋਹੈਂ'। 


ਵਿੱਚ ਲਿਖਿਆ ਹੈ ਕਿ ਛੇਵੇਂ ਸਤਿਗੁਰਾਂ ਦੇ ਸਮੇਂ ਭੈਰੋਂ ਨਾਮੇ 
ਇਕ ਸਿਖ ਨੇ ਇਕ ਦੇਵੀ ਦਾ ਨੱਕ ਵੱਢ ਦਿੱਤਾ ਸੀ। ਗੁਰੂ ਜੀ 
ਨੇ ਸਿੱਖ ਦਾ ਉੱਤਰ ਸੁਣ ਕੇ ਮੁਸਕਰਾ ਛੱਡਿਆ ਸੀ। ਜਨਮ 
ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਦੇਵੀ ਝਾੜੂ ਦੇਂਦੀ 
ਲਿਖੀ ਹੈ। 


'ਫ਼ੁੱਲਾਂ ਦੀ ਬਰਖਾ ਕਰਦੇ ਹਨ। 


ਬੱਦਲਾਂ 'ਚ। “ਬਿਜਲੀਆਂ। 


'ਸਮਰੱਥ। 
ਆਦਰ ਨਾਲ। 


'ਅਸ਼ੀਰਵਾਦ। “ਬਹੁਤੀ। 


'ਧਰਮ ਦੀ ਉੱਜਲ ਮਰਯਾਦਾ ਦੇ ਪਾਲਕ। 
'ਚਰਨ। 
'ਲੀਨ। 


'ਹੱਥ। 

'ਵਾਰਨਾ। 

ਛਾਤੀ ਠੰਡੀ। 

ਪੁੱਤ੍ਰ ਦੇ ਮੁਖ ਰੂਪ ਚੰਦ ਦੀ ਤਰਫ਼ ਨੇਤ੍ਹਾਂ ਨੂੰ ਚਕੋਰ ਬਣਾ ਕੇ। 


'ਜਾਣੌ ਧਰਮ ਨੇ ਗਿਆਨ ਨੂੰ ਆਪਣੀ ਗੋਦ 'ਚ ਬਿਠਾਇਆ 
ਹੈ। 

'ਵਾਂਗ। 

'ਸਵੇਰ ਦੇ ਸੂਰਜ ਨੂੰ ਪੁੰਨਿਆ ਦਾ ਚੰਦ ਵੇਖਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1269 


ਕਿਧੌਂ ਸਾਂਤਿ ਰਸ ਬੀਰ ਭਿਲੇ ਹੈ”। 
ਸ਼ਿਵ ਵਿਸ਼ਨੂੰ ਸਮ ਗੁਰੂ ਮਿਲੇ ਹੈਂ ॥੧੧੮॥ 
ਪਟਨੇ ਤੈ ਮਗ ਕੀ ਸਬ ਬਾਤੈਂ। 
ਬੂਝੀ ਕਹੀ ਸੁਨੀ ਸਭਿ ਭਾਤੈਂ'। 
ਦੁਹੂੰ ਦਿਸਾ ਕੇ ਦਾਸ ਮਸੰਦਨਿ। 
ਕੀਨ ਉਠੈ ਗੁਰੁ ਕੇ ਪਦ ਬੰਦਨ ॥ ੧੧੯॥ 
ਅਤਿ ਉਂਤਸ਼ਾਹਿ ਤਾਂਹਿ ਦਿਨ ਹੋਵਾ। 
ਭਏ ਧੰਨ ਵਹਿ ਜਿਨ ਜਨ ਜੋਵਾ'। 
ਦੇਸ ਦੇਸ ਮੈਂ ਖਬਰ ਪਹੂੰਚੀ। 
ਫੈਲੀ ਮਨੋ ਮਾਲਤੀ ਸੂਚੀ' ॥ ੧੨੦॥ 
ਲੈ ਲੈ ਸੰਗ ਮਸੰਦ ਸੰਗਤੈਂ। 
ਆਏ ਆਨੰਦ ਪੁਰ ਉਮੰਗ ਤੈਂ। 
ਕਾਸ਼ਮੀਰ ਕਾਬਲ ਕੰਧਾਰੀ। 
ਮੁਲਤਾਨੀ ਸਿੱਖ ਪੋਠੋਹਾਰੀ ॥੧੨੧॥ 
ਸਿੰਧੁ ਮਾਲਵਾ ਦੇਸ ਪੰਜਾਬੋਂ 
ਦੱਖਨ ਹਿੰਦੁਸਤਾਨ ਸ਼ਿਤਾਬੋ”। 'ਛ਼ੇਤੀ ਨਾਲ। 
ਨਿਤ ਪੁਰਤਿ ਚਲਿ ਸਿੱਖ ਗੁਰੁ ਢਿਗ ਆਵੈਂ। 
ਅਕੋਰੈਂ ਅਨਿਕ ਬਿਧਾਵੈਂ!' ॥੧੨੨॥ 'ਅਨੇਕ ਤਰ੍ਹਾਂ ਦੀਆਂ। 
ਨੌਮ ਗੁਰੂ ਕੇ ਪਗਿ ਸਿਰ ਲਾਵੈਂ। 
ਮਨੋਂ ਕਾਮਨਾ ਗੁਰੁ ਤੈ ਪਾਵੈਂ। 
ਸਾਹਿਬਜ਼ਾਦੇ ਕੋ ਪਿਖਿ ਹਰਸੈਂ'। ਖ਼ੁਸ਼ ਹੁੰਦੇ ਹਨ। 
ਭੂਖਨ ਬਸਨ ਅਰਪਿ ਪਗ ਪਰਸੈਂ ॥। ੧੨੨ ॥ 
ਪੇਖਿ ਕਹੈਂ ਸਮ ਹੋਇ ਪਿਤਾਮੈਂ”। 'ਦਾਦੇ ਵਰਗਾ। 
ਦਿਪਤ ਤੇਜ ਪੁਤਾਪ ਲਲਾਮੈਂ'। 'ੱਥੇ 'ਤੇ ਤੇਜ ਪਰਤਾਪ ਚਮਕਦਾ ਹੈ। 
ਚਾਲ ਢਾਲ' ਲੱਖਨ ਸਥਿ ਉਨ ਸੇ। ਰੀਤੀ ਤੇ ਮਰਯਾਦਾ। 
ਹੈਂ ਪਰਿ ਪੂਰਨ ਪੁਰਖ ਸਗੁਨ ਸੇ' ॥ ੧੨੪॥ ___ 'ਸਹਿਤ ਗੁਣਾਂ ਦੇ। 
ਘਾਲ ਘਮਸਾਨ ਘਨੇ ਘਰ ਘਾਲੈਂ'। 'ਜੰਗ (ਘਾਲ) ਪਾ ਕੇ ਬਹੁਤੇ ਘਰਾਂ ਨੂੰ ਨਾਸ ਕਰਨਗੇ। 
ਸੋਜ ਓਜ ਇਨ ਮੌਜ ਬਿਸਾਲੈਂ”। 'ਇਨ੍ਹਾਂ ਪਾਸ ਸਮੱਗ੍ਰੀ, ਬਲ ਤੇ ਖ਼ੁਸ਼ੀ ਬਹੁਤੀ ਹੋਵੇਗੀ। 
ਜੋ ਸਿੱਖ ਆਯੁਧ ਅੱਸ੍ਹ ਅਰਪੈ ਹੈ'। 'ਭੇਟਾ ਕਰਦੇ ਹਨ। 
ਮਨੋ ਕਾਮਨਾ ਤਾਂਹਿ ਪੁਰੈ ਹੈਂ ॥੧੨੫॥ 





1270 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਨੰਦ ਆਨੰਦਪੁਰ ਗੁਰੁ ਥਿਰੇ। 
ਹੇਰਿ ਅੱਧਯਾਇ ਦੇਰ ਬਿਨੁ ਗਿਰੇ' ॥੧੨੬॥ __'ਸੰਪੂਰਨ ਹੋ ਗਿਆ। 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਗਸਾਨ ਸਿੰਘ ਵਿਰਚਿਤੇ 'ਦਸਮੇਂ ਗੁਰੂ ਕੋ ਆਨੰਦਪੁਰ ਆਵਨ' ਪ੍ਰਸੰਗ 
ਬਰਨਨੰ ਨਾਮ ਪੈਂਤਾਲੀਸਮੋਂ ਬਿਸਹਾਮ ॥੪੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1271 


੪੬. (ਬਾਲ ਲੀਲ੍ਹਾ, ਗੁਰਤਾ-ਗੱਦੀ ਤੇ ਸ਼ਸਤੂ ਅਭਿਆਸ) 


੫ 


ਦੋਹਰਾ: 
ਸਭ ਮੈਂ ਨਭ ਜਯੋਂ ਫਬ ਰਹਜੋ, 
ਰਵਿ ਸੋਂ ਤੇਜ ਸਰੂਪਾ। 
ਤਾਂਹਿ ਭਜੇ ਗੁਰੁ ਕੇ ਜਜੇ, 
ਪਰੇ ਨ ਸੋ ਭਵ ਕੂਪ' ॥੧॥ 
ਮਾਯਕ ਯਾ ਜਗ ਪਾਯਕ ਥੈਹੈਂ”। 


ਮਾਨਨ ਤੈ ਦਿਢ ਮਾਨ ਮਿਲੈ, 
ਜਪ ਜਾਪਨ ਤੈ ਤਿਨ ਤਾਪ ਕਪੈਂ ਹੈਂ”। 


ਭਾਉ ਕਰੇ ਪਰਭਾਉ ਭਰੇ, 
ਉਰਿ ਧਯਾਨ ਧਰੇ ਗੁਰੁ ਗਯਾਨ ਦਿਪੈ ਹੈ'। 


ਤਾਂ ਗੁਰੁ ਨਾਨਕ ਹਾਨਕ ਆਨਕ, 
ਦਾਨਕ ਗਯਾਨ ਹਰੀ ਬਿਨਵੈ ਹੈ' ॥੨॥ 


ਗਾਥ ਸੁਨੋ ਦਸਮੇਸ਼ੂਰ ਕੀ, 
ਪ੍ਰਮੇਸ਼ੂਰ ਕੀ ਕਿਰਪਾ ਅਨੁਸਾਰੀ। 

ਤੇਗ ਬਹਾਦਰ ਸਾਦਰ' ਅੱਛਤ?, 
ਸੰਮਤ ਤੀਸ ਅਸਾੜ ਮਝਾਰੀ'। 
ਬਯਾਹਿ ਕਰਯੋ ਦਸਮੇਂ ਗੁਰੁ ਕੋ, 
ਰਚਵਾਇ ਲਹੌਰ ਨਯੋ ਜਿਮ ਚਾਰੀ'। 
ਸੀਸ ਦਯੋ ਫਿਰ ਜੈਸ ਬਤੀਸ ਕਿ 
ਮੱਘਰ, ਜਾਇ ਛਿਤੀਸ ਦ੍ਰਾਰੀ' ॥੨੩॥ 


(ਜੋ ਵਾਹਿਗੁਰੂ) ਸਾਰਿਆਂ 'ਚ ਅਕਾਸ਼ ਵਾਂਗ ਫਬ ਰਿਹਾ ਹੈ 
ਜਿਸ ਦਾ ਸੂਰਜ ਵਾਂਗ ਤੇਜ ਸਰੂਪ ਹੈ। 


(ਜੋ) ਉਸ (ਵਾਹਿਗੁਰੂ) ਦਾ ਭਜਨ ਕਰਦਾ ਹੈ ਤੇ ਗੁਰੂ ਨੂੰ 
ਪੂਜਦਾ ਹੈ ਉਹ ਸੰਸਾਰ ਖੂਹ 'ਚ ਨਹੀਂ ਪੈਂਦਾ। 


'ਜਿਨ੍ਹਾਂ ਨੂੰ ਨਮਸਕਾਰ ਕਰਨ ਕਰ ਕੇ ਸੰਸਾਰ ਦੇ ਬੰਧਨ ਨਾਸ 
ਹੋਂ ਜਾਂਦੇ ਹਨ ਅਤੇ ਇਸ ਜਗਤ ਦੇ ਮਾਇਆ ਧਾਰੀ ਸੇਵਕ ਹੋ 
ਜਾਂਦੇ ਹਨ। 

'ਮੰਨਣ ਨਾਲ ਪੱਕਾ ਮਾਣ ਮਿਲਦਾ ਹੈ, ਜਾਪ ਜਪਣੇ ਕਰ ਕੇ 
ਤਿੰਨੇ ਤਾਪ ਕੱਟੇ ਜਾਂਦੇ ਹਨ। 

ਪ੍ਰੇਮ ਕਰਨ ਨਾਲ ਪ੍ਰਭਾਵ (ਅਸਰ) ਵਧਦਾ ਹੈ, ਹਿਰਦੇ 'ਚ 


ਧਿਆਨ ਧਰਨ ਨਾਲ ਪਰਤੱਖ ਗਿਆਨ ਚਮਕਦਾ ਹੈ। 


'ਅਨੇਕਤਾ ਦਾ ਨਾਸ ਕਰਨ ਵਾਲੇ, ਵਾਹਿਗੁਰੂ ਗਿਆਨ ਦੇ 
ਦਾਤੇ ਤਿਸ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਸਿੰਘ ਵਿਸ਼ੇਸ਼ 
ਨਮਸ਼ਕਾਰ ਕਰਦਾ ਹੈ। (ਗਯਾਨ ਹਰੀ ਸੁਲੇਖ ਹੈ ਜਿਸ ਦੇ ਦੋ 
ਅਰਥ ਹਨ ਹਰੀ ਦਾ ਗਿਆਨ ਤੇ ਗਿਆਨ ਸਿੰਘ। ) 


'ਬੇਪੁਵਾਹ। “ਆਪਣੇ ਹੁੰਦਿਆਂ। 
'ਸੰਮਤ ੧੭੩੦ ਬਿ. ਹਾੜ (ਮਹੀਨੇ) ਵਿੱਚ। 
'ਸੁੰਦਰ। 


'ਫੇਰ ਸੰਮਤ ੧੭੩੨ ਬਿ. ਮੱਘਰ ਦੇ ਮਹੀਨੇ (ਛਿਤੀਸ) 
ਨੁਰੰਗੇ ਦੇ ਦਰਵਾਜ਼ੇ 'ਤੇ ਜਾ ਕੇ ਸੀਸ ਦਿੱਤਾ। 





1272 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੈਸ ਪਠੀ ਗੁਰੁਤਾ' ਤਹਿ ਤੈ, 

ਪੁਨ ਸੀਸ ਅਯੋ ਉਨਿ ਕਾ ਇਨਿ ਪਾਸੈਂ। 
ਦਾਹਿ ਕ੍ਰਿਯਾ ਕਰਿ ਦੇਹੁਰਾ ਕੀਨ, 

ਛਯੋ ਕਰੁਣਾਰਸ ਜੈਸ ਅਵਾਸੈਂ”। 

ਜੱਗ ਕ੍ਰਿਯਾ ਕਰਮ ਦਾਨ ਕਰੇ ਬਹੁ, 
ਲੌਕਿਕ ਬੈਦਕ ਰੀਤਿ ਮਹਾਸੈਂ'। 

ਸੋ ਸਬਿ ਪੂਰਬ ਗਾਥ ਕਹੀ, 

ਗੁਰੁ ਨੌਮ ਕਥਾ ਮਧ ਸਾਥ ਹੁਲਾਸੈਂ ॥੪॥ 
ਯਾਂ ਹਿਤ ਨਾਂਹਿ ਲਿਖੈਂ ਅਬਿ ਸੋ ਸਬਿ, 
ਪੇਖ ਲਹੋਂ ਤਹਿ ਜੋ ਚਹੁ ਪੇਖਾ। 

ਸੰਮਤ ਸਤਰਾਂ ਸੈ ਉਨਤੀਸ, 

ਅਸੌਜ ਵਿਖੈ ਲਿਖਯੋ ਹਮ ਲੇਖਾ'। ਅੱਸੂ ਦੇ ਮਹੀਨੇ ੧੭੨੯ ਬਿ. ਨੂੰ (ਕਲਗ਼ੀਧਰ ਜੀ ਦੇ 


ਆਉਣ ਦਾ) ਅਸੀਂ ਹਿਸਾਬ ਲਿਖਿਆ ਹੈ। 
ਥੇ ਦਸਮੇਂ ਗੁਰੁ ਜੀ ਪੁਰ ਆਨੰਦ ਮਾਂਹਿ, 
ਅਏ ਯੁਤ ਮਾਤ ਬਿਸੇਖਾ। 
ਮੋਦ ਬਿਨੋਦ ਕਰੇ ਅਨਲੇਖਾ' ॥੫ ॥ 'ਅਣਗਿਣਤ ਅਨੰਦਦਾਇਕ ਕੌਤਕ ਕੀਤੇ। 
ਜੇਤਿਕ ਥੇ ਕੁਲ ਕੇ ਸੁ ਅਚਰਣ', 'ਚੰਗੇ ਆਚਰਨ ਭਾਵ ਚੰਗੇ ਇਖ਼ਲਾਕੀ ਗੁਣ। 
ਅਭਰਣ ਸਰੂਪ' ਸਬੈ ਸਿਖਰਾਏ। 'ਗਹਿਣਾ ਰੂਪ। 
ਕਾਰ ਵਿਹਾਰ ਵਿਚਾਰ ਉਦਾਰ, 
ਗੁਰਸਾਈ ਕੇ ਭੇਦ ਭਲੇ ਸਮਝਾਏ। 
ਬਿੱਦਜਾ ਬਿਬਿਧਾ ਰਿਧਿ ਸਿਧਿ ਦਿਖਾਏ। 
ਦੀਪਕ ਤੈ ਜਿਮ ਦੀਪ ਪ੍ਰਕਾਸ਼ਤ', 'ਦੀਵੇ ਤੋਂ ਜਿਵੇਂ ਦੀਵਾ ਜਗਦਾ ਹੈ। 
ਤਯੋਂ ਦਸਮੇਸ਼ ਬਿਸ਼ੇਸ਼ ਸੁਹਾਏ ॥੬॥ 
ਅਏ ਦਸਮੇਂ ਗੁਰੁ ਆਨਦ ਦਾਏ। 
ਰੌਣਕ ਭੂਰ ਭਵੈ' ਨਿਤ ਹੀ ਨਿਤ, 
ਬਾਗ ਅਮਿਤ ਲਗੇਂ ਚਹੁੰ ਘਾਏ'। 
ਲੋਗ ਬਜਾਰ ਅਗਾਰ' ਬਨਾਵਤ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1273 


ਭਾਵਤ ਪਾਵਤ ਸੰਪਤਿ' ਜਾਏ। 
ਸੰਗਤ ਦੇਸ ਬਦੇਸਨ ਤੈ, 

ਸੁਨ ਕੈ ਜਸ ਸੰਗ ਮਸੰਦਨ ਆਏ ॥੭॥ 
ਨੌਮ ਗੁਰੂ ਨਿਤ ਲਾਇ ਦਿਵਾਨ, 
ਥਿਰਾਇ' ਸਿੰਘਾਸਨ ਪੈ ਸੁਖ ਦੈਹੈਂ। 
ਬੈਠਾਇ ਦਿਖਾਵਤ ਰੀਤਿ ਸਬੈ ਹੈਂ। 
ਸੰਗਤ ਰੂਪ ਅਨੂਪਮ ਬਾਲਕ, 

ਹੇਰਿ ਬਧੇਰ ਪੁਰਮੋਦ ਬਢੈ ਹੈਂ। 

ਬੰਦਨ ਕੈ' ਜੁਗ? ਹੀ ਗੁਰੁ ਕੇ ਪਗ, 
ਸਾਨੰਦ ਚੌਗੁਨ ਭੇਟ ਸੁ ਦੈ ਹੈਂ ॥੮॥ 
ਬਾਲਕ ਸੰਗ ਲਏ ਪੁਰਿ ਕੇ ਗੁਰੁ, 
ਤਾਲਕ' ਖੇਲਨ ਸੰਗ ਰਖੈ ਹੈਂ। 

ਤੀਰ ਸਤੱਦੂਵ' ਜਾਤ ਕਬੀ, 

ਤਰ ਹੈਂ ਜਹਿਂ ਨੀਰ ਗੰਭੀਰ' ਚਲੈ ਹੈਂ। 
ਬੈਠ ਕਬੀ ਕਿਸ਼ਤੀ' ਪਰ ਪੈਰਤ”, 
ਸੈਰ ਘਨੋ ਮਨ ਭਾਵਤ ਕੈਹੈਂ। 

ਜੋ ਪੁਰਿ ਤੀਨ ਰਮਾਵਨਹਾਰ', 

ਰਮੈਂ ਬਹੁਧਾ' ਲਰਕਾਨਿ ਸੰਗੇ ਹੈਂ ॥੯॥ 
ਦੇਖਤ ਹੈਂ ਕਬਿਹੀ ਕੁਸ਼ਤੀ 

ਮ੍ਰਿਗ ਮੱਲ, ਮਹੇਂ ਗਜ ਸਾਂਢ' ਲਰੈ ਕੈ। 
ਤੀਤਰ ਲਾਲ ਬਟੇਰ ਲਵੇ', 

ਬੁਲਬੁਲ ਦੁੰਬੇ ਲਰਕੈਨ ਘੁਰੈ ਕੈ'। 
ਦੇਤ ਇਨਾਮ ਗੁਰੂ ਪਿਖ ਕੈ, 

ਖੁਸ਼ਿ ਹੋਤ ਮਹਾਂ ਇਮ ਚੋਜ ਕਰੈ ਕੈ। 
ਭਾਂਤਿ ਅਨੇਕ ਬਿਵੇਕ ਯੂਤੈਂ”, 


ਬਹੁ ਬਾਤ ਬਖਯਾਤ ਸੁਨਾਤ ਰਚੈ ਕੈ' ॥ ੧੦॥ 


ਜੋ ਜਨ ਤਾਰਨ ਹਾਰ ਭਵਾਂਬੁਧ', 
ਤੈਰਤ ਸੋ ਸਰਤਾ ਸਰਤਾਂ ਕੈ'। 


'ਸਬੰਧ। 
'ਸਤਿਲੂਜ ਦੇ ਕੰਢੇ। 
ਡੂੰਘਾ। 

'ਬੇੜੀ। “ਤਰਦੇ ਹਨ। 


'ਵਿਚਰਾਉਣ ਵਾਲੇ। 
'ਅਨੇਕ ਤਰ੍ਹਾਂ ਵਿਚਰਦੇ ਹਨ। 


'ਸਾਨ੍ਹ। 
'ਬਟੇਰੇ ਦੀ ਜਾਤੀ ਦਾ ਜਾਨਵਰ। 
'ਘੂਰ ਘੁਰ ਕਰ ਕੇ ਲੜਦੇ ਹਨ। 


'ਵਿਚਾਰ ਸਹਿਤ। 

'ਬਣਾ ਕੇ। 

'ਸੰਸਾਰ ਸਮੁੰਦਰ ਤੋਂ। 

।ਉਹ ਨਦੀ ਨੂੰ ਦਲੇਰੀ _ਕਰ _ਕੇ _ਤਰਦਾ ਹੈ। 
(ਸਰਤਾਨ=ਦਲੇਰ, ਬਹਾਦਰ।) (ਅ) ਉਹ ਤਿਸ ਨਦੀ ਦੇ 





1274 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੈਰਤ ਕੋ' ਪਿਖਿ ਹੈਰਤ? ਹੂਂ ਜਨ, 
ਧੈਰਤ ਜਾਤ ਗੰਗੈਰਿਨ ਬਾਂਕੈਂ'। 


ਭੀਰ ਸਖਾ ਯੁਤ ਖੇਲਤ ਧੀਰ, 
ਸੁ ਝੇਲਤ ਹੈਂ ਜਲ ਪੇਲਤ ਕਾਂ ਕੈ'। 


ਧਾਰ ਪਹਾਰਨ ਪੈ ਚਢਿ ਜਾਤ, 

ਮਿਦਾਨ ਕਬੀ ਬਡ ਦੌਰਤ ਬਾਂਕੈਂ' ॥੧੧॥ 
ਜਾਤ ਸ਼ਿਕਾਰ ਕਬੀ ਸਹਿ ਬੀਰਨ, 
ਤੀਰਨ ਸੋਂ ਬਨ ਜੀਵਨਿ ਮਾਰੈ] 

ਬੇਧਤ ਲੱਛ' ਬਿਲੱਛ? ਪੁਤੱਛਹਿ, 
ਤੋਮਰ' ਤੁੱਪਕ? ਬਾਨ ਪ੍ਰਹਾਰੈਂ। 

ਬਾਜ' ਧਵਾਇ ਕੁਦਾਇ ਨਚਾਇ, 
ਫਿਰਾਇ ਅਟੇਰਨ ਚੱਕੁ ਡਾਰੈਂ'। 

ਸਾਂਝ ਸਬੇਰ ਪਿਤਾ ਗੁਰੁ ਕੇ ਨਿਜ, 

ਆਇ ਪਦਾਂਬੁਜ' ਰੋਜ ਜੁਹਾਰੈਂ2 ॥੧੨॥ 
ਤੇਗ ਬਹਾਦਰ ਸਾਦਰ ਨੀਤਿ', 
ਸੁਨੀਤਿ' ਬਿਨੀਤਿ” ਪ੍ਰੀਤਿ ਸਿਥੇ ਹੈਂ। 
ਭੂੱਮ ਤਜਾਇ ਬਢਾਇ ਸੁ ਧ੍ਰੱਮ, 

ਅਕੁੱਮ' ਗਵਾਇ ਸੁਕੁੱਮ” ਦਿਢੈ ਹੈਂ। 
ਸਾਧਨ ਚਾਰ' ਕਰਾਇ ਭਲੇ, 

ਭਗਤੀ ਬ੍ਰਹਮ ਗਜਾਨ ਮਹਾਨ ਲਖੇ ਹੈਂ] 
ਜੋਗ ਅਸਟਾਂਗ ਦਰਾਜ ਬਿਧੀ', 

ਮਗ ਰਿੱਧਿਨਿ ਸਿੱਧਿਨਿ ਕੋ ਦਿਖਰੈ ਹੈਂ ॥੧੩॥ 
ਗੁਰੁ ਖੇਲ ਵਿਖੇ ਲਰਕੈਨ ਸਿੱਖੇ”, 

ਹਰਿ ਕੀ ਭਗਤੀ ਲਗਤੀ ਜੁ ਸੁਹਾਵਨ। 
ਚਾਲ ਕੁਵਾਯਦ' ਆਯੁਧ ਬਾਂਧਨ”, 
ਸਾਂਧਨ ਬਾਨ' ਨਿਸ਼ਾਨ ਲਗਾਵਨ। 


(ਸਰ) ਪਾਣੀ ਨੂੰ ਤਰਦਾ ਹੈ। 

'ਤਰਦਿਆਂ ਨੂੰ। “ਹੈਰਾਨ। 

'ਜਾਣੋ ਧੀਰਜ ਨਾਲ ਗੰਗੇਰੀ ਟੇਢੀ ਜਾਂਦੀ ਹੈ। (ਗੰਗੇਰੀ=-ਜਲ 
ਜੁਲਾਹਾ, ਮੱਕੜੀ ਜਿਹਾ ਜੀਵ ਜੋ ਜਲ ਉੱਪਰ ਬੜੀ ਤੇਜ਼ੀ 
ਨਾਲ ਫਿਰਦਾ ਹੈ। ਕਵੀ ਜੀ ਨੇ ਆਪ ਇਸ ਦਾ ਅਰਥ ਹਾਸ਼ੀਏ 
ਦੇ ਬਾਹਰਵਾਰ ਤਰਿੰਦੇ ਲਿਖਿਆ ਹੈ। ) 


!ਪਾਣੀ ਆਪ ਝਲਦੇ ਹਨ ਤੇ ਕਿਸੇ ਦੇ ਵਲ (ਪੇਲਤ) ਪਾਣੀ 
ਧਕਦੇ ਹਨ। 


'ਸੁੰਦਰ। 

'ਨਿਸ਼ਾਨੇ ਵਿੰਨ੍ਹਦੇ ਹਨ। “ਵਿਲੱਖਣ। 
'ਬਰਛੇ। “ਬੰਦੂਕਾਂ। 

'ਘੋੜੇ। 

'ਅਟੇਰਨ ਵਾਂਗ ਚੱਕਰ ਪਾਉਂਦੇ ਹਨ। 
'ਚਰਨ ਕੰਵਲ। “ਨਮਸਕਾਰ ਕਰਦੇ ਹਨ। 
'ਨਿੱਤ। 

'ਚੰਗੀਰਾਜਨੀਤੀ। 2ਨਿੰਮੁਤਾ। 


ਬੁਰੇ ਕਰਮ। “ਚੰਗੇ ਕਰਮ। 
'ਚਾਰ ਸਾਧਨ (ਬਿਬੇਕ, ਵੈਰਾਗ, ਖਟ ਸੰਪਤੀ, ਮੋਖ ਇੱਛਾ। ) 


ਜੋਗ ਦੇ ਅੱਠਾਂ ਅੰਗਾਂ ਦੀ ਲੌਮੀਰੀਤੀ। 
'ਲੜਕਿਆਂ ਨੂੰ ਸਿਖਾਉਂਦੇ ਹਨ। 


'ਫੌਜੀ ਨੇਮਾਂ ਅਨੁਸਾਰ ਕਸਰਤ ਦੀਰੀਤੀ। ਸ਼ਸਤ੍ਰ ਬੰਨ੍ਹਣੇ। 
ਤੀਰ ਸਿੰਨ੍ਹਣੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਇੰ 


ਗਾਵਨ ਗੀਤ ਪਰੇਮ ਪਗੇ' , 

ਸਬਿ ਰਾਗਨੀ ਰਾਗਨ ਰੂਪ ਸਿਖਾਵਨ। 
ਪੀਰ ਪਿਗੰਬਰ ਔ ਅਵਤਾਰਨ ਜਜਯੋ, 
ਕਰਮਾਤ ਬਿਭਾਂਤਿ' ਦਿਖਾਵਨ ॥ ੧੪॥ 
ਸਮ ਕੰਚਨ ਰੰਗ ਸਬੈ ਸੁਠ ਅੰਗ, 
ਨਿਸੰਗ ਅਨੌਗ ਗੁਮਾਨ ਛੀਏ'। 
ਅਰਬਿੰਦ ਮਨਿੰਦ ਅਨਿੰਦ ਲਸੈ ਮੁਖ', 
ਦਾਸ ਮਲਿੰਦ' ਅਨੰਦ ਪੀਏ। 

ਰਚਿ ਹਾਸ ਬਿਲਾਸ ਹੁਲਾਸ ਬਢਾਵਤ, 
ਭਾਵਤ ਜਾਂਹਿ ਸੁ ਜੈਸ ਹੀਏ'। 


ਅਸ ਕੌਨ ਅਭਾਗ ਜੁ ਮੋਹਿਤ ਨਾ, 
ਪਿਖ ਕੈ ਬਲਿਹਾਰਨ ਸਿੱਖ ਥੀਏ ॥੧੫॥ 
ਝਲਕੈਂ' ਮਕਤੂਲ? ਮੁਕੇਸ਼” ਕੰਤੂਨ'' 


ਪਠਾ ਯੂਤ' ਚੀਰ” ਸਰੀਰ ਧਰੇ। 


ਛਹਿਰੇ ਛਬਿ ਛਾਪ ਛਲਾਇਨ ਕੀ' 
ਗਹਿਰੇ ਨਗ ਕੁੰਦਨ ਹੀਰ ਜਰੇ'। 

ਮਦ ਗੰਜਨ ਖੰਜਨ ਕੰਜ ਕਰੇ'। 
ਕੁਰਬਾਨ ਜਏਂ ਮੁਸਕਾਨ ਪਹੈਂ' 

ਨਵਲੈਂ ਕਵਲੈਂ ਜਨੁ ਮਾਨ ਹਰੇ' ॥ ੧੬॥ 
ਸੂਤਿ ਕੁੰਡਲ ਡੋਲਨ ਲੋਲ ਕਪੋਲਨ, 
ਬੋਲਨ ਤੈ ਛਬਿ ਛੁੰਗ ਉਨੈ'। 

ਮਨੋ ਕੂਮਰਾ ਭੂਮ ਹੈਂ ਅਨੁਠੇ'। 


'ਤਰ੍ਹਾਂ ਤਰ੍ਹਾਂ ਦੀਆਂ। 


ਸੋਨੇ ਵਾਂਗ ਸਾਰੇ ਅੰਗਾਂ ਦਾ ਸੁੰਦਰਰੰਗ ਹੈ, ਨਿਸੰਗ ਹੋ ਕੇ ਕਾਮ 
ਦਾ ਹੰਕਾਰ ਦੂਰ ਕਰਦੇ ਹਨ। 

।'ਕੰਵਲਾਂ ਵਾਂਗ ਸੁੰਦਰ ਮੁਖ ਚਮਕਦਾ ਹੈ। 

'ਭੌਰੇ। 


'ਹਾਸੇ ਦੇ ਬਚਨ ਬਣਾ ਉਤਸ਼ਾਹ ਵਧਾਉਂਦੇ ਹਨ ਜਿਸ ਤਰ੍ਹਾਂ ਦਾ 
(ਹਾਸਾ) ਜਿਸ ਦੇ ਹਿਰਦੇ ਨੂੰ ਚੰਗਾ ਲੱਗਦਾ ਹੈ। 


'ਚਮਕਦੇ ਹਨ। “ਰੇਸ਼ਮ। “ਚਾਂਦੀ ਦੀਆਂ ਪਤਲੀਆਂ ਤੇ 
ਚਪਟੀਆਂ ਤਾਰਾਂ। ''ਸਿੰਧੀ, ਕੈਤੂਨ, ਜ਼ਰੀ ਦਾ ਬੁਣਿਆ 
ਹੋਇਆ ਫੀਤਾ ਜੋ ਬਸਤ੍ਰਾਂ ਉੱਪਰ ਸੋਭਾ ਲਈ ਲਾਈਦਾ ਹੈ। 
'ਸੰ. ਪਾਟੂ-ਇਕ ਪ੍ਰਕਾਰ ਦੇ ਰੇਸ਼ਮੀ ਧਾਰੀਦਾਰ ਬਸਤ੍ਰ ਦੇ 
ਸਹਿਤ। “ਬਸਤ੍। 

'ਛਾਪਾਂ ਤੇ ਛਲਿਆਂ ਦੀ ਸੋਭਾ (ਛਹਿਰੇ) ਫਬ ਰਹੀ ਹੈ। 
(ਕੁੰਦਨ) ਸੋਨੇ ਵਿੱਚ (ਗਹਿਰੇ) ਸੰਘਣੇ ਨਗ਼ ਤੇ ਹੀਰੇ ਜੜੇ 
ਹਨ। 


'ਸੁਰਮੇ ਤੋਂ ਬਿਨਾਂ ਅੱਖਾਂ ਮਨ ਨੂੰ ਖ਼ੁਸ਼ ਕਰਨ ਵਾਲੀਆਂ ਅਤੇ 
ਮਮੌਲੇ ਤੇ ਕੰਵਲਾਂ ਦੇ ਹੰਕਾਰ ਨੂੰ ਕੱਟਣ ਵਾਲੀਆਂ ਹਨ। 
'ਮੁਸਕ੍ਰਾਹਟ ਤੋਂ। 

ਜਾਣੋਂ ਨਵੀਨ ਕੰਵਲਾਂ ਦਾ ਹੰਕਾਰ ਦੂਰ ਕਰਦੀ ਹੈ। 


ਕੰਨਾਂ 'ਚ ਪਾਏ ਕੁੰਡਲ ਚੰਚਲ ਹੋ ਕੇ ਗਲ੍ਹਾਂ 'ਤੇ ਹਿਲਦੇ ਹਨ, 
ਬੋਲਣ ਨਾਲ (ਛੁੰਗ) ਬਹੁਤੀ ਸੋਭਾ ਉਠਦੀ ਹੈ। 


'ਚੀਕਣੇ ਤੇ ਘੁੰਘਰੂਆਂ ਵਾਲੇ ਕਾਲੇ ਕੇਸ ਜਾਣੋ ਅਨੋਖੇ ਭੌਰੇ 
ਘੁੰਮ ਰਹੇ ਹਨ। 





1276 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਸ ਕੀ ਦਿਸ ਹੇਰਤ ਹੈਂ ਕਰੁਣਾ ਕਰਿ', 
ਤਾਂ ਨਰ ਕੇ ਭਵਬੰਧ ਹੁਟੈ”। 

ਚਿਤ ਮੈਂ ਚੁਭਯੋ ਇਹ ਰੂਪ ਜਿਨੈ, 

ਜਮ ਤੇ ਨਹਿਂ ਸੋ ਨਰ ਕੈਸ ਛੁਟੇਂ” ॥੧੭॥ 
ਮਿਲ ਛੁੰਗ ਛਬੀਲਨ ਚੁੰਗ ਚਢਾਵਤ 

ਹੈਂ, ਚਢਿ ਤੁੰਗ ਅਟਾਂ ਪਰ ਸੇਂ”। 


ਗੁਨ ਜੋਰ ਬਢਾਵਤ ਪਾਵਤ ਪੇਚ, 
ਕਟੈਂ ਅਘਟੈਂ ਸੁ ਲਗਾ ਘਰਸੇਂ'। 
ਮੁਦਦਾਇ ਅਦਾਇ ਬਨਾ ਦਰਸੇ”। 


ਜਗ ਜੀਵ ਕਹਾਂ ਪਿਖ ਕੈ ਸੁਰ ਮੋਹਿਂ, 
ਚਕੈਂ ਦਿਨਨਾਥ ਨਿਸਾਕਰ ਸੇਂ' ॥੧੮॥ 


ਕਬਹੂੰ ਗਹਿ ਗੇਂਦ ਚੁਗਾਨ ਕਰੈਂ', 


ਮਧ ਚੌਕ ਚਲਾਵਤ ਚਾਇ ਭਰੇ। 
ਇਤ ਤੈ ਉਤ ਦੌਰਿ ਖਿਲਾਰਨਿ ਸੋ", 
ਮਧਿ ਤਾਰਨ ਜਜਯੋਂ ਸਸਿ ਸੈਰ ਕਰੇ'। 
ਸੂਤਿ ਕੁੰਡਲ ਪੇਚ ਹਲੈ ਪਗੀਆ, 
ਲਗੀਆ ਹਰਿ ਗਯਾਨ ਮਹਾਨ ਵਰੇ'। 
ਭੁਜ ਨੀਕੇ ਲਗੈਂ! ਸਬ ਹੀ ਕੇ ਹੀਯੇ, 
ਸੁਠ ਚੰਚਲ ਚਾਲ ਨਿਹਾਲ ਕਰੇ ॥ ੧੯ ॥ 
ਸਿਰਪੇਚ' ਜਿਗਾ ਕਲਗੀ ਝਲਕੈ?, 
ਛਲਕੈਂ ਰਵਿ ਪੈ ਜਨੁ ਜੂਥ ਛਟਾ'। 
ਕਠਲਾ ਗਰ ਲਾਲਨ ਮਾਲ ਮਨੀ, 
ਜਨੁ ਜਾਲ ਨਖੱਤ ਸਸੀ ਲਪਟਾ'। 


'ਕਿਰਪਾ ਕਰਕੇ। 
'ਸੰਸਾਰਕ ਬੰਧਨ ਨਾਸ ਹੋ ਜਾਂਦੇ ਹਨ। 


ਕਿਵੇਂ ਨਹੀਂ ਛੁਟਣਗੇ ? ਭਾਵ ਜ਼ਰੂਰ ਛੁਟ ਜਾਣਗੇ। 


'(ਛਬੀਲਨ) ਸੁੰਦਰ (ਬੱਚਿਆਂ) ਦਾ (ਛੁੰਗ) ਟੋਲਾ ਉੱਚੀਆਂ 
ਅਟਾਰੀਆਂ 'ਤੇ ਚੜ੍ਹ ਕੇ ਉਨ੍ਹਾਂ ਉਪਰੋਂ (ਚੰਗ) ਵੱਡੇ ਪਤੰਗ 
ਚਢਾਉਂਦਾ ਹੈ। 


ਡੋਰ ਦਾ ਜ਼ੋਰ ਵਧਾ ਕੇ ਪੇਚਾ ਪਾਉਂਦੇ ਹਨ ਅਤੇ (ਅਘਟੈ) 
ਲਗਾਤਾਰ (ਘਰਸੇਂ) ਰਗੜ ਲਾ ਕੇ ਕਟ ਦੇਂਦੇ ਹਨ। 


'ਝੁਕ ਜਾਂਦੇ ਹਨ, ਲਿਫ ਕੇ ਝੂਟਦੇ ਹਨ, ਬਹੁਤੇ ਹੱਸਦੇ ਹਨ, 
ਅਨੰਦ ਦੇਣ ਵਾਲਾ ਢੰਗ ਬਣਾ ਕੇ ਦੇਖਦੇ ਹਨ। 


'ਸੂਰਜ ਤੇ ਚੰਦੂਮਾ ਵਰਗੇ ਹੀ ਚੱਕ੍ਰਤ ਹੋ ਜਾਂਦੇ ਹਨ। 
'ਕਦੇ ਗੇਂਦ ਫੜ ਕੇ (ਚੁਗਾਨ) ਖੁੱਦੋ ਖੂੰਡੀ ਦੀ ਖੇਲ ਕਰਦੇ 
ਹਨ। 


!'ਖਿਡਾਰੀਆਂ ਨਾਲ। 
'ਜਿਵੇਂ ਤਾਰਿਆਂ ਵਿੱਚ ਚੰਦ ਸੈਰ ਕਰਦਾ ਹੈ। 


'ਕੰਨਾਂ ਦੇ ਕੁੰਡਲ ਤੇ ਪੱਗ ਦੇ ਪੇਚ ਹਿਲਦੇ ਹੋਏ ਗਿਆਨ ਸਿੰਘ 
(ਕਹਿੰਦਾ ਹੈ) ਬਹੁਤ ਚੰਗੇ ਲੱਗਦੇ ਹਨ। 
'ਬਾਹਾਂ ਚੰਗੀਆਂ ਲਗਦੀਆਂ ਹਨ। 


'ਦਸਤਾਰ। “ਚਮਕਦੀ ਹੈ। 
'ਜਾਣੌ ਸੂਰਜ ਦੇ ਉੱਪਰ ਬਹੁਤੀਆਂ ਬਿਜਲੀਆਂ ਹਿਲਦੀਆਂ 
ਹਨ। 


'ਗਲ ਵਿੱਚ ਲਾਲਾਂ ਦਾ ਕੰਠਾ ਤੇ ਮਣੀਆਂ ਦੀ ਮਾਲਾ, ਜਾਣੋ 
ਬਹੁਤੇ ਤਾਰੇ ਚੰਦ ਨੂੰ ਚਿੰਬੜੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਹੁੰਚੀ ਕਰ ਕੰਕਨ ਕਿੰਕਨ ਨੇਵਰ, 
ਜ਼ੇਵਰ ਕੀ ਧੁਨਿ ਕਾਮ ਲਟਾ'। 


ਹਰਿ ਗਜਾਨ ਧਰਯੋ ਉਰ ਧਯਾਨ ਜਿਨੈ, 
ਗੁਰੁ ਬਾਲ ਬਪੂ' ਤਿਹ ਬੰਧ ਕਟਾ ॥ ੨੦॥ 
ਕਬਿੱਤ: 

ਤਨਕ ਚਰਨ ਕਰ ਕਨਕ ਵਰਨ ਵਰ, 
ਤਨਕ ਧਨੁਖ ਸਰ ਧਰਿ ਬਨ ਠਨ ਕੈ'। 


ਤਨਕ ਤਨਕ ਲਰਕਨ ਸੋਂ ਰਮਤ ਤਰ, 
ਝਨਕ ਮਨਕ ਹੋਤ ਜੇਵਰਾਨ ਅਨਕੈ'। 


ਤਨਕ ਦਸਨ ਸੁਠ ਹਸਨ ਬਸਨ ਸੋਹਿ', 


ਕਲਗੀ ਜਿਗਾ ਸਿਪੇਚ ਮੋਹਿ ਮਨ ਜਨ ਕੈ। 
ਤਨਕ ਤੁਨੀਰ ਤਲਵਾਰ ਕਟਿ ਤੀਰ, 


ਪਰ ਬੁਧਿ ਮੈਂ ਗੰਭੀਰ ਬਡ, ਹੈ ਸਰੀਰ ਤਨਕੈ' 


॥੨੧॥ 

ਫੌਜ ਰਚਿ ਬਾਲਕਨ ਮੌਜ' ਦਿਖਰਾਵੈਂ ਬਹੁ, 
ਸੌਜ ਭੁਗਤਾਵੈਂ' ਨ ਜਨਾਵੈਂ ਕਾਨ ਆਨ ਹੈ?। 
ਸਤਲੁਜ ਤਟ ਪੈ ਸੁ ਭੱਟਨਿ ਗਰੱਟ ਠੱਟ', 
ਜੰਗ ਕੇ ਪੁਸੰਗ ਰੰਗ ਢੰਗ ਦਿਖਰਾਨ ਹੈ। 
ਨਗਰ ਨਿਵਾਸੀ ਨਰ ਨਾਰਿ ਯੋ ਨਿਹਾਰ ਕੈਹੈਂ, 
ਹੂੰ ਹੈਂ ਗੁਰੂ ਤੇਜਵਾਨ ਸਾਨਿ ਦੁਤਿ ਭਾਨ ਹੈ'। 
ਕਾਲ ਤੂਕਾਨ ਅਰਿ ਬਨ ਕਿਰਸਾਨ ਹੈਂ, 

ਕਿ ਮਘਵਾ ਸੁਜਾਨ ਕੇਊ ਬਿਸ਼ਨੂ ਪ੍ਰਮਾਨ ਹੈ” 
॥੨੨॥ 

ਦੋਹਰਾ: 

ਬਾਲਕ ਲੀਲ੍ਹਾ ਕਰਤ ਗੁਰੁ, 

ਬਿਬਿਧਿ ਭਾਂਤਿ ਬਖਯਾਤ। 


120 


ਹੱਥਾਂ ਦੀਆਂ ਪਹੁੰਚੀਆਂ ਤੇ ਕੜੇ, ਤੜਾਗੀ ਤੇ (ਪੈਰਾਂ ਦੀਆਂ) 
ਝਾਂਜਰਾਂ ਆਦਿ ਗਹਿਣਿਆਂ ਦੀ ਅਵਾਜ਼ ਕਾਮ ਦੀਆਂ ਲਿਟਾਂ 
(ਜ਼ੁਲਫ਼ਾਂ) ਹਨ। 


'ਬਾਲ ਸਰੂਪ। 


'ਛੋਟੇ ਛੋਟੇ ਚਰਨ ਤੇ ਹੱਥ ਸ੍ਰੇਸ਼ਟ ਸੋਨੇਰੰਗੇ ਹਨ, ਛੋਟਾ ਜਿਹਾ 
ਧਨੁਖ ਤੇ ਤੀਰ ਧਾਰ ਕੇ ਤੇ ਬਣ ਠਣ ਕੇ। 


ਛੋਟੇ ਛੋਟੇ ਲੜਕਿਆਂ ਨਾਲ ਬਹੁਤਾ ਫਿਰਦੇ ਹਨ। ਬਹੁਤੇ 
ਗਹਿਣਿਆਂ ਕਰ ਕੇ (ਝਨਕ ਮਨਕ) ਛਣਕਾਰ ਹੋ ਰਿਹਾ ਹੈ। 
'ਛੋਟੇ ਜਿਹੇ ਦੰਦਾਂ ਨਾਲ ਸੁੰਦਰ ਹੱਸਣਾ ਤੇ ਬਸਤ੍ਰ ਸੋਹ ਰਹੇ 
ਹਨ। 


'ਛੋਟਾ ਜਿਹਾ ਭੱਥਾ ਲੱਕ ਦੇ ਕੰਢੇ ਉੱਪਰ (ਬੱਧਾ ਹੋਇਆ ਹੈ) 
ਸ਼ਰੀਰ (ਭਾਵੇਂ) ਛੋਟਾ ਜਿਹਾ ਹੈ ਪਰ ਬੁੱਧੀ 'ਚ ਵੱਡੇ ਡੂੰਘੇ ਹਨ। 
'ਮਨ ਦਾ ਉਤਸ਼ਾਹ। 

'ਸਮੱਗ੍ਰੀ ਖੁਲਾਉਂਦੇ ਹਨ। “ਦੂਜੇ ਦੇ ਕੰਨ 'ਚ ਨਹੀਂ ਜਣਾਉਂਦੇ। 
'ਸਤਿਲੁਜ ਦੇ ਕੰਢੇ 'ਤੇ ਸੂਰਮਿਆਂ ਦਾ ਜੱਥਾ ਬਣਾ ਕੇ। 


'(ਦੁਤਿ) ਚਮਕਦੇ (ਭਾਨ) ਸੂਰਜ (ਸਾਨਿ) ਵਾਂਗ। 


'ਵੈਰੀਆਂ ਰੂਪ ਜੰਗਲ ਨੂੰ (ਸਾੜਨ ਲਈ) ਅੱਗ ਹਨ ਜਾਂ ਚਤੁਰ 
ਇੰਦੂ ਹਨ ਕੋਈ ਵਿਸ਼ਨੂੰ ਮੰਨਦੇ ਹਨ। 





1278 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਰਿ ਨਰ ਨਾਰਿਨ ਕਿਆ ਕਥਾ, 

ਪੇਖਿ ਬਿਬੁਧਿ ਬਿਸਮਾਤ' ॥ ੨੩॥ 

ਭਯੋ ਬਿਯਾਹਿ ਉਤਸ਼ਾਹਿ ਜਿਮ, 

ਦਸਮ ਗੁਰੂ ਕੋ ਚਾਹਿ'। 

ਸੋ ਸਬਿ ਪੂਰਬ ਬਰਨਜੋ, 

ਕਥਾ ਨੌਮ ਗੁਰੁ ਮਾਹਿ ॥੨੪॥ 

ਚੌਪਈ: 

ਅਬਿ ਪੁਸੰਗ ਦਸਮੇਂ ਗੁਰੁ ਕੇਰੇ। 

ਸੁਨੋ ਭਏ ਜੇ ਬਿਦਤ ਬਧੇਰੇ। 

ਇਕ ਦਿਨ ਸਭਾ ਵੀਚ ਗੁਰੁ ਸੋਹੇ। 

ਬਿਸ਼ਨੁ ਜਿਸ਼ਨੁ ਜਨੁ ਉਭੈ ਅਰੋਹੇ' ॥ ੨੫ ॥ 'ਜਾਣੋ ਵਿਸ਼ਨੂੰ ਤੇ ਇੰਦੂ ਦੋਵੇਂ ਬੈਠੇ ਹਨ। 
ਸੰਗਤ ਦੇਸ ਦੇਸ ਤੈ ਆਈ। 

ਕਾਰ ਭੇਟ ਬਹੁ ਬਿਬਿਧਿ' ਚਢਾਈ। ਅਨੇਕ ਤਰ੍ਹਾਂ ਦੀ। 
ਦੁਲਚਾ ਨਾਮ ਮਸੰਦ ਬੁਲੋਦੂ'। 'ਵੱਡਾ। 
ਮੁਲਤਾਨੀ ਦੈ ਭੇਟ ਸੁਛੰਦੂ' ॥੨੬॥ 'ਸੁਤੰਤਰ। 

ਬੈਠੋ ਹੁਤੋ ਪਾਸ ਅਘਕੰਦੂ'। 'ਪਾਪਾਂ ਨੂੰ ਕੱਟਣ ਵਾਲੇ। 
ਤਿਸ ਦਿਸ ਪਿਖਿ ਬੋਲੇ ਮੁਖ ਚੰਦੂ। 


ਪਠਯੋ ਸਿੱਖ ਸੋ ਕਿਉ ਨ ਦਿਖਾਯੋ ॥੨੭॥ 

ਇਹੁ ਸੁਨਿ ਸਭਾਸਦ' ਸਬਿ ਬਿਸਮੇਂ। 

ਦੁਲਚੇ ਕਹਯੋ ਐਸ ਕਿਛੁ ਰਿਸ ਮੇ”। 

ਜਿਤਿਕ ਭੇਟ ਗੁਰੁ ਸਿਖਨਿ ਪਠਾਈ। 

ਸੋ ਸਬਿ ਮੈਂ ਗੁਰੁ ਅੱਗੂ ਚਢਾਈ ॥ ੨੮॥ 

ਮੈਂ ਅਪਨੇ ਢਿਗ ਕਿਛੂ ਨਰਾਖਾ। 

ਸਾਹਿਬਜ਼ਾਦਹਿ ਜੀ ਕਯਾ ਭਾਖਾ। 

ਲੀਲ੍ਹਾ ਬਾਲ ਵੀਚ ਗੁਰੁ ਤਬੈ। 

ਪੱਗ ਉਤਾਰੀ ਤਿਹ ਕਿਹ ਢਬੈ' ॥੨੯॥ ਕਿਸੇ ਢੰਗ ਨਾਲ। 
ਕੰਚਨ ਕੰਕਨ ਉਭੈ ਜੜਾਉ'। 'ਦੋ ਸੋਨੇ ਦੇ ਜੜਾਊ ਕੜੇ। 
ਇਕ ਭਰਵੱਟਾ ਦਿਪਤ ਮਹਾਊ'। 'ਬਹੁਤ ਚਮਕਦਾ ਬਹੁਟਾ (ਬਾਜ਼ੂਬੰਦ)। 
ਨਿਕਸੇ ਬਿਗਸੇ ਪਿਖਿ ਸਿਖ ਔਰੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1279 


ਪਰਯੋ ਤਾਂਹਿ ਸਿਰ ਜਲ ਘਟ ਗੌਰੈਂ! ॥ ੩੦॥ 'ਬਹੁਤੇ ਪਾਣੀ ਦਾ ਘੜਾ ਭਾਵ ਬਹੁਤਾ ਸ਼ਰਮਿੰਦਾ ਹੋਇਆ। 

ਹਾਥ ਜੋਰਿ ਸਿੱਖਨ ਗੁਰੁ ਬੂਝੇ। 

ਲਘੁ ਆਯੂ' ਸਮੁੱਥ ਬਡ ਸੂਝੇ”। 'ਛੋਟੀ ਉਮਰ। “ਦੇਖੇ। 

ਕਿਨ ਏਹ ਪਠੇ ਕਯੋਂ ਨ ਇਨਿ ਦੀਨੇ। 

ਪਾਸ ਏਸ ਰਾਵਰ ਕਿਮ ਚੀਨੇ' ॥੨੧॥ 'ਆਪ ਨੇ ਕਿਵੇਂ ਜਾਣੇ। 

ਬੋਲੇ ਕਲਗੀਧਰ ਮੁਸਕਾਏ। 

ਚੋਰ ਏਕ ਮੁਲਤਾਨ ਰਹਾਏ। 

ਰੂਪਾ ਨਾਮ ਬਿਦਤ ਜਗ ਜਾਨਾ। 

ਤਿਹ ਨਵਾਬ ਕਾ ਲੂਟਯੋ ਖਜਾਨਾ ॥ ੩੨ ॥ 

ਚੋਰੀ ਕਰਨ ਜਬੈ ਵਹਿ ਗਯੋ। 

ਗੁਰ ਕੀ ਮੰਨਤ ਕਰਤ ਇਹ ਭਯੋ। 

ਐਸੀ ਮਾਯਾ ਹਮ ਨਿਜ ਪਾਈ"। “ਇਹ ਪੁਸੰਗ ਆਖੇਪ ਜਾਪਦਾ ਹੈ। ਗੁਰਬਾਣੀ ਅੰਦਰ ਹਜ਼ੂਰ 
ਦਾ ਫੁਰਮਾਣ ਹੈ "ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰ ਕੀਆ 
ਚੰਗਾ ਕਿਉਂ ਹੋਇ ॥" ਚੋਰ ਦੀ ਮਦਦ ਕਰਨ ਲਈ ਗੁਰੂ ਜੀ 
ਵੱਲੋਂ ਆਪਣੀ ਸ਼ਕਤੀ ਦੀ ਵਰਤੋ' ਕਰਨੀ ਗੁਰਮਤਿ ਸਿਧਾਂਤਾਂ 
ਦੇ ਵਿਰੁੱਧ ਹੈ। ਕਿਸੇ ਮਸੰਦ ਦਾ ਕਿਸੇ ਸਿੱਖ ਦੀ ਦਿੱਤੀ ਭੇਟਾ 
ਛੁਪਾ ਲੈਣੀ ਤੇ ਗੁਰੂ ਜੀ ਨੇ ਪ੍ਰਗਟ ਕਰ ਦੇਣੀ, ਇਹ ਪ੍ਰਸੰਗ 
ਠੀਕ ਹੋ ਸਕਦਾ ਹੈ। 

ਪਹਿਰੂ ਜਨ ਗਨ ਦਏ ਸੁ ਲਾਈ ॥੩੨॥ 

ਤਾਂਹਿ ਭੇਟ ਇਹੁ ਹਮ ਹਿਤ ਪਠੀ। 

ਭਾਈ ਦੁਲਚੇ ਇਹ ਮਨ ਠਟੀ। 

ਨਿਜ ਨਾਤੀ' ਕੋ ਜ਼ੇਵਰ ਏਹੂ। 

ਪਹਿਚੈਹੋਂ, ਗੁਰੁ ਲਖੈਂ ਨ ਕੇਹੂ ॥ ੩੪ ॥ 

ਇਹੀ ਬਾਤ ਦੁਲਚੇ ਦਿਢ ਮਾਨੀ। 

ਭੂਲ ਜੋਰਿ ਕਰ ਪੁਨ ਬਖਸ਼ਾਨੀ। 

ਤਬੈ ਮੇਵਰਨਿ' ਸਿੱਖਨਿ ਮਸੰਦੈਂ। 

ਲਖੇ ਦਸਮ ਗੁਰੁ ਈਸ ਸੁਛੰਦੈਂ ॥ ੨੫ ॥ 

ਨੌਮ ਗੁਰੂ ਭੀ ਦਿਢ ਉਰਿ ਧਾਰੀ। 

ਸਾਹਿਬ ਜ਼ਾਦਾ ਹੈ ਬਲਿਕਾਰੀ'। 'ਬਲੀ। 

ਗੁਰਸਿੱਖੀ ਇਹੁ ਠੀਕ ਸੰਭਾਰੇ। 

ਇਹੁ ਠਟ ਜ਼ਿਕਰ ਫਿਕਰ ਪਰਿਹਾਰੇ' ॥੩੨੬॥ __'ਇਹ ਧਾਰ ਕੇ ਫ਼ਿਕਰ ਦਾ ਜ਼ਿਕਰ ਦੂਰ ਕਰ ਦਿੱਤਾ। 





1280 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਪ੍ਰਸੰਗ ਨੁਰੰਗ ਕੋ, 
ਇਕ ਦਿਨ ਚਲਜਯੋ ਬਧੇਰ। 
ਕਰੇ ਜੁਲਮ ਆਤੁਲਮ' ਜਜੋਂ, 

ਉਨਿ ਹਿੰਦੁਨ ਪਰ ਹੇਰ' ॥੩੭॥ 
ਚੌਪਈ: 

ਸਭਾ ਸਦਨਿ' ਤਬਿ ਸਬਿਨਿ ਸਭਾ ਮੈਂ। 
ਬਾਤ ਚਲਾਈ ਦੁਖਤ ਅਭਾ ਮੈਂ'। 
ਹਿੰਦੁਨ ਕੋ ਦੁਖ ਦੀਨੇ ਭਾਰੇ। 
ਬਾਦਸ਼ਾਹ ਜ਼ਾਲਮ ਬਲਕਾਰੇ ॥ ੩੮ ॥ 
ਨੌਮ ਗੁਰੂ ਸੁਨਿ ਸਹਜਿ ਸੁਭਾਏ। 

ਬੋਲੇ ਤੁਰਕ ਤੇਜ ਤਬਿ ਜਾਏ। 

ਪੂਰਨ ਪੁਰਖ ਹੋਇ ਜੇ ਕੋਊ। 

ਹਿੰਦੁ ਧਰਮ ਹਿਤ ਸਿਰ ਦੈ ਸੋਊ ॥੩੯॥ 
ਇਹੁ ਸੁਨਿ ਪੁਨ ਗੁਰੁ ਦਸਮ ਉਚਾਰਾ। 
ਰਾਵਰ ਸਮ ਨਹਿ ਦੁਤੀ ਉਦਾਰਾ। 

ਦੇਹ ਅਨਿੱਤ', ਨਿੱਤ ਜਸ ਰੈਹੈ। 

ਧੰਨਯ ਸੁ ਪਰ ਹਿਤ ਜੋ ਸਿਰ ਦੈਹੈ ॥ ੪੦ ॥ 
ਅਰ ਕਬੂਲ ਰਾਵਰ ਦਰਗੇਹੈਂ'। 
ਮਾਨਨੀਯ' ਸੁਰ ਮੁਨਿ ਜਨ ਕੈਹੈਂ2। 
ਇਮ ਸੁਨਿ ਮੌਨ ਨੌਮ ਗੁਰੁ ਰਹੇ। 
ਮਾਨਯੋ ਮਨ ਸੁਤ ਸਾਚ ਕਹੇ ॥੪੧॥ 
ਹੋਨਹਾਰ ਇਨਿ ਸਹੀ ਬਖਾਨੀ। 

ਤੀਨ ਕਾਲ ਕੇ ਹੈਂ ਇਹੁ ਗਯਾਨੀ। 
ਲੀਲ੍ਹਾ ਬਾਲ ਦਸਮ ਗੁਰੁ ਲਾਗੇ। 
ਸਭਾਸਦ ਗੁਰੁ ਰੰਗੈਂ ਪਾਗੇ' ॥ ੪੨॥ 
ਕੋ ਕਹਿ ਬਾਲਕ ਲੀਲ੍ਹਾ ਵਾਚੀ'। 

ਕੌ ਕਹਿ ਹ੍ਹੈ ਹੈ ਏਹੀ ਸਾਚੀ। 

ਕਿਤਿਕ ਦਿਵਸ ਜਬਿ ਔਰੈਂ ਬੀਤੇ। 
ਕਸ਼ਮੀਰੀ ਦੂਜ ਅਏ ਸਭੀਤੇ' ॥ ੪੨ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਨਿ ਪੁਭੁ ਕੀ ਪੱਤ੍ਰੀ' ਦਿਖਰਾਈ। 

ਮਾਨਿ ਨੌਮ ਗੁਰੁ ਸਿਰ ਦਿਯ ਜਾਈ। 

ਸੋ ਗਾਥਾ ਹਮ ਪੂਰਬ ਗਾਈ। 

ਸੁਨੋ ਦਸਮ ਗੁਰੁ ਕੀ ਅਬਿ ਭਾਈ ॥੪੪॥ 
ਕਿਰਯਾ ਕਰਮ ਨੰਮੇ ਗੁਰੁ ਹੇਤੈਂ। 

ਜੱਗਜ ਦਾਨ ਕਰਿ ਬਿਬਿਧਿ ਸਹੇਤੈਂ”। 
ਮਾਤੁਲਾਦਿ ਸਚਵਨ' ਮਿਲਿ ਮਾਤਾ। 

ਦਿਵਸ ਮਥਯੋ ਹਿਤ ਤਿਲਕ ਬਖਯਾਤਾ ॥ ੪੫ ॥ 


ਸ੍ਰੈਯਾ: 
ਫਾਗਨ ਮਾਸ ਵਦੀ ਥਿਤਿ ਪੰਚਮਿ, 
ਆਦਿਤ ਵਾਰ' ਵਿਚਾਰ ਉਦਾਰੂ। 
ਦੇਸ ਬਿਦੇਸ ਮਸੰਦਨ ਕੋ ਲਿਖ੍ਯੋ, 

ਗੁਰ ਕੋ ਭਵ' ਹੈ ਦਸਤਾਰੂ। 

ਆਵਹੁ ਲਯਾਵਹੁ ਸੰਗਤ, ਭੇਟ 
ਦਿਲਾਵਹੁ, ਪਾਵਹੁ ਖਿੱਲਤ ਚਾਰੂ'। 
ਗਾਦੀ ਥਿਰੈਂ ਦਸਮੇ ਗੁਰੁ ਨੂਤਨ', 
ਲੇਹੁ ਦਿਦਾਰ ਯੁਤੈ' ਫਲ ਚਾਰੂ ॥ ੪੬ ॥ 
ਦੋਹਰਾ: 

ਗਏ ਹੁਕਮ ਨਾਮੇ ਜਬੈ, 

ਠੌਰ ਨੌਰ ਦਿਸ ਚਾਰ। 

ਸੁਨਿ ਸੁਨਿ ਸੰਗਤਿ ਸੰਗ ਲੈ, 

ਅਏ ਮਸੰਦ ਅਪਾਰ ॥੪੩੭॥ 


ਸੈਯਾ ਛੰਦ: 
ਚਾਰੋਂ ਕੁਲ ਕੇ ਆਏ ਹੰਸ'। 
ਵਾਰੇ', ਆਏ ਸਭੀ ਨਿਸੰਸ। 


1281 





1282 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਸਮ ਗੁਰੈਂ ਪੁਰਿ ਆਨੰਦ ਦਾਇ' ॥੪੮॥ 'ਦਿੱਤਾ। 

ਆਪ ਜਾਇ ਰਮਦਾਸ ਪੁਰੇ ਢਿਗ, 

ਨਿਜ ਤਨ ਤ੍ਰਿਨ ਜਿਵ' ਦੀਨੋ ਛੋਰ। 'ਕੱਖ ਵਾਂਗ। 

ਰਾਮ ਕੌਰ ਤਿਨ ਕੇ ਸੁਤ ਆਛੇ, 

ਪਾਛੇ ਰਹੇ ਸੁ ਗਾਛੇ ਭੋਰ'। 'ਉਹ ਸਵੇਰੇ ਚਲ ਪਏ। 

ਜਯੋਂ ਵਜ਼ੀਰ ਪਤਿਸ਼ਾਹਨ ਕੇ, ਹੈ, 

ਤੋਂ ਗੁਰੁਅਨ ਢਿੱਗ ਬੁੱਢੇ ਕੇਰ'। ਬਾਬੇ ਬੁੱਢੇ ਜੀ ਦੀ ਵੰਸ਼ ਦੇ। 

ਤਿਲਕ ਮਿਲਕ ਗੁਰੁਤਾ ਇਨਿ ਹੀ ਕਾ 

ਥਾ', ਜਿਹ ਦੇਂਹ ਸੁ ਹ੍ਹੈ ਗੁਰ ਫੇਰ ॥ ੪੯॥ 'ਗੁਰਤਾ-ਗੱਦੀ ਦਾ ਤਿਲਕ ਹੀ ਇਨ੍ਹਾਂ ਦੀ ਜਾਗੀਰ ਸੀ। 

ਯਾਂ ਤੇ ਰਾਮ ਕੌਰ ਬਾਲਕ ਬਯ, 

ਪਹੁੰਚੇ ਆਨੰਦ ਪੁਰਿ ਗੁਰੁ ਪਾਸ। 

ਸਤਿ ਨਾਮੁ ਕੇ ਸਥਿ ਉਪਦੇਸੀ, 

ਆਏ ਲਜਯਾਏ ਭੇਟਾ ਖਾਸ। 

ਡੇਰੇ ਲਗੇ ਚੁਫੇਰੇ ਪੁਰਿ ਕੇ, 

ਗੁਰ ਕੇ ਦਰਸ਼ਨ ਕੋ ਉਮਗਾਹਿ। 

ਕੀਰਤਨ ਕਰੈਂ ਰਬਾਬੀ ਰਾਗੀ, 

ਕਿਤ ਕਿਤ ਸੰਗਤ ਗਾਵਤ ਚਾਹਿ ॥੫੦॥ 

ਢਾਢੀ ਡੋਮ' ਨਕਲੀਏ ਨਟ ਭਟ, 

ਰਚੇ ਅਖਾਰੇ ਅਨਿਕ ਪੁਕਾਰ। 

ਕੌਤਕ ਨੌਰ ਨੌਰ ਬਹੁ ਹੋਵਤ 

ਬਾਦ ਨਾਦ' ਨਭ ਭਰਯੋ ਅਪਾਰ। 'ਵਾਜਿਆਂ ਦੀ ਅਵਾਜ਼ ਨਾਲ। 

ਦਾਦਰ ਮੋਰ ਪਪੀਹੇ ਕੋਕਿਲ, 

ਘਨ ਜਨੁ ਬੋਲਤ ਪਾਵਸ ਕੀਨ'। 'ਵਰਖਾਰੁੱਤ ਕਰ ਕੇ ਜਾਣੋ ਬੱਦਲ ਗਰਜਦੇ ਤੇ ਡੱਡੂ, ਮੋਰ, 
ਪਪੀਹੇ ਤੇ ਕੋਇਲਾਂ ਆਦਿ ਬੋਲ ਰਹੇ ਹਨ। 


ਲੈਗਰ ਨਿਸ ਦਿਨ ਬਹੁ ਠਾਂ ਵਰਤੈ 

ਲਗੀ ਛਬੀਲੈਂ! ਜਲ ਕੀ ਪੀਨ2 ॥੫੧॥ 'ਪਉ- ਪਾਣੀ ਪਿਆਉਣ ਦਾ ਥਾਂ। “ਬਹੁਤੀਆਂ। 
ਦਿਆਲਾ, ਬਖਤਾ, ਗੁਰੀਆ, ਲਾਲ। 

ਬੰਦੋਬਸਤ ਇਨਿ ਕਰਯੋ ਬਿਸਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1283 


ਮਨ ਭਾਵਤ ਸਬ ਕੋ ਬਰ ਮਿਲਹੀਂ, 
ਰਿੱਧੀ ਸਿੱਧੀ ਪੁਗਟੀ ਆਇ। 

ਗੁਰੁ ਪੁਤਾਪ ਤੈ ਕਿਆ ਨਹਿ ਭਵ ਹੈ', 
ਥਵ ਹੈ ਸੋਈ' ਜੋ ਗੁਰੁ ਭਾਇ ॥੫੨॥ 
ਪਾਂਚ ਦਿਵਸ ਇਮ ਮੇਲਾ ਭਾਰਾ, 
ਰਹਯੋ ਧਕੇਲਾ ਰੇਲਾ ਪੇਲ'। 

ਲੋਗਨ ਕੋ ਘਰ ਭੂਲੇ ਅਪਨੇ, 

ਸੁਨ ਹੈਂ ਭਜਨ ਕਿ ਗੁਨ ਹੈਂ ਖੇਲ'। 
ਕਬਿ ਦੇਖੈਂ ਗੁਰੁ ਕੋ ਅਭਿਖੇਕ'। 
ਦਰਸੈਂ ਗਾਦੀ ਪਰ ਪਗ ਪਰਸੈਂ', 
ਭਰਸੈਂ! ਇੱਛਯਾ ਨਿਜ ਨਿਜ ਨੇਕ ॥੫੨॥ 
ਪੁਨ ਮਾਤੁਲ ਕ੍ਰਿਪਾਲ ਕਰਾਈ, 
ਤਯਾਰੀ ਸਬ ਅਭਿਖੇਕਹਿ ਕੇਰ। 
ਫਰਸ਼ ਰੰਗੀਨ ਬਿਪੁਲ' ਬਿਛਵਾਏ, 
ਤਨੇ ਬਿਤਾਂਨੇ' ਬਹੁ ਬਿਨ ਦੇਰ। 
ਕਿਤ ਮਖਮਲੀ ਅਤਲਸੀ' ਸਾਂਟਨ”, 


ਪਸ਼ਮੀਨੇ ਕੇ ਕੀਨੇ ਕਾਰ'। 
ਝਮਕਤ, ਦਮਕਤ ਮੁਕਤਾ ਚਾਰ' ॥੫੪ ॥ 
ਵਿਚ ਵਿਚ ਲਰੀ ਲਰਕਤੀ' ਲਾਲਨਿ, 
ਹੀਰੇ ਪੰਨੇ ਜਰੇ ਸਤਾਰ। 

ਦਾਮਨਿ ਦੁਰੀ ਮਨੋ ਰਵਿ ਰਿਸ਼ਮਨ, 

ਸਾਰਦ ਰਾਂਕਾ ਕਿਤ ਨਿਰਧਾਰ'। 


ਚੋਬੈਂ ਚਾਮੀਕਰ ਕੀ ਚਿੱਤ੍ਰਤ', 

ਕਾਮ ਚਿਤੇਰੇ' ਜਨੁ ਕਿਯ ਕਾਮ। 
ਰੇਸ਼ਮ ਡੋਰੈਂ ਥਿਰੀ ਚੁਕੋਰੈਂ', 

ਦੀਹ ਦਮਦਮੇ ਊਪਰ ਆਮ' ॥੫੫॥ 


'ਚੰਦੋਏ। 

'ਰੇਸ਼ਮੀ ਚਮਕੀਲਾ ਬਸਤ੍ਰ। “ਸਾਟਨ- ਇਕ ਤਰ੍ਹਾਂ ਦਾ ਰੇਸ਼ਮੀ 
ਬਸਤ੍ਰ। 

'ਕਢਾਈ ਦਾ ਕੰਮ ਕੀਤਾ ਹੋਇਆ ਹੈ। 


ਸੁੰਦਰ ਮੋਤੀ ਚਮਕਦੇ ਹਨ। 
।'ਲੜੀਆਂ ਲਟਕਦੀਆਂ ਹਨ। 


ਜਾਣੋਂ ਬਿਜਲੀ (ਜਾਂ) ਸੂਰਜ ਦੀਆਂ ਕਿਰਨਾਂ ਲੁਕੀਆਂ 
ਹੋਈਆਂ ਹਨ ਜਾਂ ਸਰਦਰੁੱਤ ਦੀ ਪੁੰਨਿਆਂ ਦਾ ਚੰਦ ਸਮਝੋ। 
'ਸੋਨੇ ਦੀਆਂ ਚੋਬਾਂ ਚਿੱਤਰੀਆਂ ਹੋਈਆਂ ਹਨ। 

ਕਾਮ ਚਿੱਤ੍ਰਕਾਰ ਨੇ। 

'ਚਹੁੰ ਪਾਸੀਆਂ ਲੱਗੀਆਂ ਹੋਈਆਂ ਹਨ। 

'ਵੱਡੇ ਥੜੇ ਉੱਤੇ ਬਹੁਤੀਆਂ। 





1284 


ਦੁਹਿਰੇ ਤਿਹਰੇ ਠਹਿਰੇ ਆਇ। 
ਤੁੰਗ' ਬਿਛੀ ਮਸਨੰਦ” ਗੁਰੂ ਕੀ, 
ਮੀਨਾਕਾਰੀ' ਜਰੀ ਜਰਾਇ?। 


ਜਰੀਦਾਰ ਮਖਮਲੀ ਟਿਕਾਏ, 

ਉਪਧਾਨੇ ਸੋਹਾਨੇ ਚਾਰ'। 

ਰੁਚਿਰ ਰਚੀ ਫੁਲਵਾਰੀ ਇਕ ਦਿਸ, ਬਰਸਤ 
ਫੋਹਾਰੇ ਫੋਹਾਰ ॥। ੫੬॥ 

ਪਠੇ ਮੇਵਰੇ ਸੰਗਤ ਮੈਂ ਬਹੁ, 

ਆਵੈਂ ਕਹਯੋ ਦਮਦਮੇ ਓਰ। 

ਇਤ ਸੋਢੀਸ ਈਸ ਜਗ ਸਿੱਖਨਿ, 

ਕਰਿ ਇਸ਼ਨਾਨ ਸਕੇਸ ਬਹੋਰ। 


ਸੂਖਮ ਬਸਤ੍ਰ ਸਜ ਦਸਤਾਰਾ, 
ਗਜ ਮੁਕਤਾ ਗਰਿ ਮਾਲ ਬਿਸਾਲ। 


ਚੌਂਕੀ ਨਾਮੀ ਕੰਠ ਕੰਠਾ ਸੁਠ', 

ਜਟੇ ਅਤਨ ਜਨੁ ਮਨਿ ਗਨ ਲਾਲ' ॥੫੭॥ 
ਭੁਜ ਦੰਡਨ ਮੰਡਨ ਚਟਕੀਲੇ, 

ਅੰਗਦ ਜਟੇਰਤਨ ਨਵ ਜਾਤ'। 

ਜਨ ਨਵ ਗੂਹ ਗੁਰੁ ਕੋ ਨਿਜ ਪੁਭ ਲਖਿ, 
ਲਪਟੇ' ਆਇ ਭੁਜਾ ਬਖਯਾਤ। 

ਰਮਾ ਕੰਜ ਤੈ ਵਰਨ ਕਰਨ ਮੈਂ”, 

ਸੁਵਰਨ ਮੁੰਦੀ ਕੜੇ ਸੁਹਾਹਿਂ। 

ਕੁੰਡਲ ਲੋਲ ਕਪੋਲਨ ਤੋਲਨ, 

ਉਠਤ ਕਲੋਲ ਅਮੋਲ ਛਬਾਹਿਂ' ॥ ੫੮ ॥ 
ਰਾਂਕਾ-ਪਤਿ ਪਰ ਜੁਗ ਰਵਿ ਕੈਧੋਂ, 
ਕੰਜ ਮੰਜ ਪਰ ਚਪਲਾ ਸੋਹਿ”। 


ਅਮੀ ਮਧੁਰ ਅਧਰਨ ਤੈ ਚਖਬੇ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਚੌਹੀਂ ਪਾਸੀਂ ਸ਼ਸਤ੍ਰਾਂ ਸਹਿਤ ਸੂਰਮੇ। 


'ਉੱਚੀ। “ਗੱਦੀ। 
ਸੋਨੇ ਆਦਿ ਧਾਤੂ ਤੇ (ਮੀਨਾ) ਨੀਲੇ ਪੱਥਰ ਨੂੰ ਚੜ੍ਹਾਉਣ ਦਾ 
ਕੰਮ। “ਜ਼ਰੀ ਦੀ ਜੜਤ ਕੀਤੀ ਹੋਈ ਹੈ। 


ਸੁੰਦਰ ਸਰਹਾਣੇ ਸੋਭਦੇ ਹਨ। 


'ਗਲ 'ਚ ਸੁੰਦਰ ਕੰਠਾ ਚੌਕੀ ਨਾਮ ਦਾ ਭਾਵ ਚਹੁੰ ਲੜੀਆਂ ਦਾ। 
'ਜਾਣੋ ਬਹੁਤੇ ਲਾਲ ਤੇ ਮਣੀਆਂ (ਅਤਨ) ਕਾਮ ਨੇ ਜੜੀਆਂ 
ਹਨ। 


'ਡੌਲਿਆਂ ਦੇ ਸਜਾਉਣ ਲਈ ਚਮਕਦਾਰ ਬਾਜ਼ੂ ਬੰਦ ਜਿਨ੍ਹਾਂ 
ਵਿੱਚ ਨੌ ਜਾਤਾਂ ਦੇਰਤਨ ਜੜੇ ਹੋਏ ਹਨ। 

'ਚਿੰਬੜੇ ਹਨ। 

'ਲੱਛਮੀ ਤੇ ਕੰਵਲ ਤੋਂ ਸੁੰਦਰ ਹੱਥਾਂ ਵਿੱਚ। 


'ਚੰਚਲ ਕੁੰਡਲ ਗੱਲ੍ਹਾਂ 'ਤੇ ਹਿਲਦੇ ਹਨ ਤਾਂ ਅਮੋਲਕ ਛਬ 
ਦੀਆਂ ਲਹਿਰਾਂ ਉਠਦੀਆਂ ਹਨ। 


'ਪੁੰਨਿਆਂ ਦੇ ਚੰਦ ਤੇ ਦੋ ਸੂਰਜ ਹਨ ਜਾਂ ਉੱਜਲ ਕੰਵਲ ਤੇ 
(ਦੋ) ਬਿਜਲੀਆਂ ਸੋਂਹਦੀਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1285 


ਝੁਕੇ ਮਨੋ ਗਹਿ ਰਹੇ ਸੁ ਜੋਹਿਂ'। 


ਕੰਜ ਪਾਂਖੁਰੀ ਪਰ ਜਨੁ ਅਹਿ ਸੁਤ 
ਲਮਕੇ, ਝਲਕੈਂ ਅਲਕੈ ਐਸ'। 


ਖੁਸ਼ ਨਵੀਸ ਜਨੁ ਮੁਨਸ਼ੀ ਮਦਨ, 


ਸੁਠ ਲਿਖਯੋ ਕਾਚ ਪੈ ਕਾਫ ਅਤੈਸ' ॥੫੯॥ 


ਨੀਕ ਉਸਨੀਕ ਜਿਗਾ ਕਲਗੀ ਸੁਚ, 
ਝੁਲਤ ਤੁੰਗ ਸੀਸ ਮਨ ਮੋਹਿ'। 


ਮੁਸ਼ਟ ਪੁਰਟ ਜਟ ਚਟਪਟ ਹੋਹਿ'। 


ਸੂੱਛ ਗੂੱਛ ਮੁਕਤਾ ਯੁਕਤਾ ਬਡ, 

ਧਰਜਯੋ ਨਿਖੰਗ ਜੋ ਭਰਯੋ ਖਤੰਗ'। 
ਕਮਰ ਕਸੇ ਮਹਿਂ ਖੰਜਰ ਜਮਧਰ, 
ਬਿਛੂਆ ਕਸੇ ਤਮੰਚ ਨਿਸੰਗ' ॥੬੦॥ 


ਕੰਧਿ' ਕਮਾਨ ਲਹੌਰੀ ਧਰਿ ਕੈ, 
ਫਰ ਕੈ ਸਰ ਕਰ ਕੈ ਮਧ ਫੇਰ'। 
ਜੁਗ ਮਾਤਨ ਪਗ ਬੰਦਨ ਕੀਨੋ, 
ਅਭਿਨੌੰਦਨ ਕਿਯ ਨੌਦਨ ਹੇਰਿ'। 
ਦੇਤ ਅਸੀਸ ਸੀਸ ਕਰ' ਫੇਰਤ, 
ਹੋਵੋ ਸੁਜੱਸ ਪੁਤਾਪ ਬਿਸਾਲ। 
ਕੇਹਰਿ ਠਵਨ ਗਵਨ ਭਵਨੋ ਕਰਿ, 


ਆਏ ਦਰ ਪਰ ਰਵਿ ਜਨੁ ਬਾਲ' ॥੬੧॥ 


ਲੋਕ ਕੋਕ' ਉਮਡੇ? ਹਿਤ ਦਰਸ਼ਨ, 


'ਜਾਣੋ ਬੁੱਲ੍ਹਾਂ ਤੋਂ ਮਿੱਠਾ ਅੰਮ੍ਰਿਤ ਚੱਖਣ ਲਈ ਝੁਕੇ ਹੋਏ ਹਨ 
ਪਰ ਪਕੜੇ ਹੋਣ ਕਰ ਕੇ ਤੱਕ ਰਹੇ ਹਨ। 


'ਕੰਵਲ ਦੀ ਪੰਖੜੀ ਤੇ ਜਾਣੋ ਸੱਪ ਦੇ ਬੱਚੇ ਲਮਕਦੇ ਹਨ, ਇਸ 
ਤਰ੍ਹਾਂ ਮੁਖ 'ਤੇ ਲਿਟਾਂ (ਜ਼ੁਲਫ਼ਾਂ) ਚਮਕਦੀਆਂ ਹਨ। 


'ਜਾਣੋ ਚੰਗੀ ਲਿਖਤ ਲਿਖਣ ਵਾਲੇ ਮੁਨਸ਼ੀ ਕਾਮਦੇਵ ਨੇ ਕੱਚ 
ਉੱਪਰ (ਅਤੈਸ) ਬਹੁਤਾ ਸੁੰਦਰ (ਫ਼ਾਰਸੀ ਦਾ) ਕਾਫ਼ 
(ਅੱਖਰ) ਲਿਖਿਆ ਹੈ। 


'ਚੰਗੀ ਦਸਤਾਰ ਉੱਤੇ ਪਵਿੱਤਰ ਜਿਗਾ ਤੇ ਉੱਚੀ ਕਲਗ਼ੀ 
ਝੂਲਦੀ ਮਨ ਨੂੰ ਮੋਹਿਤ ਕਰ ਰਹੀ ਹੈ। 


'(ਪੁਰਟ) ਹੀਰਿਆਂ ਨਾਲ ਜੜਤ ਮੁੱਠ ਵਾਲੀ ਸੁੰਦਰ ਤੇ 
ਮਜ਼ਬੂਤ ਤਲਵਾਰ (ਚਟਪਟ ਹੋਹਿ) ਛੇਤੀ ਨਾਲ ਗਲ 'ਚ 
ਪਹਿਨੀ। 


'ਉੱਜਲ ਮੋਤੀਆਂ ਦੇ ਗੁੱਛਿਆਂ ਸਹਿਤ ਵੱਡਾ ਭੱਥਾ ਪਹਿਨਿਆ 
ਹੋਇਆ ਹੈ ਜੋ ਤੀਰਾਂ ਨਾਲ ਭਰਿਆ ਹੋਇਆ ਹੈ। 


'ਕਮਰ-ਕੱਸੇ ਵਿੱਚ ਛੋਟੀ ਕਟਾਰ, ਦੋਧਾਰੀ ਕਟਾਰ ਤੇ ਪੇਸ਼ 
ਕਬਜ਼ (ਕਰਦ ਦੇ ਅਕਾਰ ਦਾ ਸ਼ਸਤੁ) ਤੇ ਪਸਤੌਲ ਨਾਲ ਕੱਸੇ 
ਹੋਏ ਹਨ। 

ਮੋਢੇ ਤੇ। 

'ਤੀਰ ਹੱਥ ਦੇ ਵਿੱਚ ਫੜ ਕੇ ਫੇਰਦੇ ਹਨ। 


ਪੁੱਤਰ ਨੂੰ ਵੇਖ ਕੇ ਖ਼ੁਸ਼ੀ ਕੀਤੀ। 
'ਹੱਥ। 


'(ਭਵਨੋ) ਘਰ ਦੀ (ਠਵਨ) ਜਗ੍ਹਾ ਤੋਂ (ਕੇਹਿਰ ਗਵਨ) ਸ਼ੇਰ 
ਵਾਂਗ ਚਲ ਕੇ ਦਰਵਾਜ਼ੇ ਤੇ ਆਏ ਜਾਣੋ ਸਵੇਰ ਦੇ ਸੂਰਜ ਹਨ। 
'ਲੋਕਾਂ ਰੂਪ ਚਕਵੇ। “ਉੱਛਲ ਕੇ। 





1286 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੰਧੁ ਲਹਰ ਜਿੰਮ ਇੰਦੁ ਨਿਹਾਰਿ'। 
ਏਕਹਿ ਵਾਰ ਹਜਾਰੋਂ ਝੁਕਹੀਂ 
ਜੈਸ ਨਿਵਾਜੀ ਈਦ ਕਤਾਰ'। 


ਨਭ ਧਰ ਸੁਰ ਨਰ ਕੇਰ ਬਿਸਾਲ'। 
ਬਾਜੇ ਬਜੇ ਅਨਿਕਧਾ ਉੱਛਵ' 

ਜਨੁ ਘਨ ਗਰਜਤ ਤੜਤਾ ਜਾਲ' ॥੬੨॥ 
ਜੀਨ ਜਰਾਵ ਜਰਤ ਕੰਚਨ', 

ਹਯ ਬਲੀ ਚਪਲ ਪਰ ਭਏ ਸਵਾਰ'। 
ਕੰਚਨ ਦੰਡੀ' ਚਲੇ ਅਗਾਰੀ 

ਭੱਟ ਨਕੀਬ' ਕਬਿੱਤ ਉਚਾਰ। 

ਨਗਰ ਸਗਰ ਮੈਂ ਭਯੋ ਕੁਲਾਹਲ' , 
ਦਰਸ਼ਨ ਹਿਤ ਉਮਗੇ ਨਰ ਨਾਰਿ। 
ਸਨੇ ਸਨੇ ਹੈਂ ਗੁਰੁ ਆਗਜਾ ਮੈਂ 
ਚਾਲਤ ਗਨ ਜਨ' ਮਨ ਅਨੁਸਾਰ ॥ ੬੨ ॥ 
ਹੋਤ ਨਿਹਾਲ ਨਿਹਾਲ' ਗੁਰੂ ਕੋ, 

ਦੁਹ ਦਿਸ ਤੈ ਸਿਖ ਰਹੇ ਜੁਹਾਰ'। 
ਜਾਇ ਦਮਦਮੇ ਢਿਗ ਇਮ ਉਤਰੇ, 
ਗਏ ਸਭਾ ਮੈ ਮਾਤੁਲ ਨਾਰ'। 

ਠਾਢੇ ਭਏ ਸਭਾਸਦ ਗਾਢੇ', 

ਬਾਢੇ ਸਿੰਧੁ ਲਹਰ ਜਜੋਂ ਮੋਦ'। 

ਗਾਵਤ ਪਿਕ ਬੈਨੀ' ਮਿਗ ਨੈਨੀ, 
ਮੰਗਲ ਚਾਰ ਉਚਾਰ ਬਿਨੋਦਿ' ॥੬੪॥ 
ਚਾਰੋਂ ਬੰਸ ਹੰਸ ਤਹਿਂ ਥੇ ਥਿਰ, 

ਤਿਨ ਆਗਜਾ ਲੈ ਸੋਢਿ ਅਵਤੰਸ'। 
ਕਰਿ ਪਰਣਾਮ ਤਖਤ ਪਰ ਬੈਠੇ, 
ਕੱਸਪ ਅੰਸ ਨਿਸੰਸ ਦਿਨੰਸਾ'। 


'ਜਿਵੇਂ ਚੰਦ ਨੂੰ ਦੇਖ ਕੇ ਸਮੁੰਦਰ ਦੀ ਲਹਿਰ (ਉਛਲਦੀ) ਹੈ। 


'ਜਿਵੇਂ ਈਦ ਦੀ ਨਿਮਾਜ਼ ਸਮੇਂ ਨਿਮਾਜ਼ੀਆਂ ਦੀ ਕਤਾਰ 


(ਝੁਕਦੀ ਹੈ)। 


'ਦੇਵਤਿਆਂ ਤੇ ਮਨੁੱਖਾਂ ਦੀ ਕੀਤੀ ਹੋਈ ਧੰਨ ਸਤਿਗੁਰ ਧੰਨ 
ਸਤਿਗੁਰ ਦੀ ਬਹੁਤੀ ਧੁਨੀ ਅਕਾਸ਼ ਤੇ ਧਰਤੀ 'ਚ ਫੈਲ ਗਈ। 


'ਉਤਸ਼ਾਹ ਦੇ। 
ਜਾਣੋ ਬੱਦਲ ਤੇ ਬਹੁਤੀਆਂ ਬਿਜਲੀਆਂ ਗੱਜਦੀਆਂ ਹਨ। 
'ਸੋਨੇ ਦੀ ਜੜਾਊ ਜੜੀ ਕਾਠੀ ਵਾਲੇ। 
'ਬਲੀ ਤੇ ਚੰਚਲ ਘੋੜੇ ਤੇ ਅਸਵਾਰ ਹੋਏ। 
ਸੋਨੇ ਦੀਆਂ ਚੇਬਾਂ ਵਾਲੇ (ਚੋਬਦਾਰ)। 
'ਬੁਲਾਰੇ। 

'ਉਤਸ਼ਾਹ ਦਾ ਡੰਡਰੌਲਾ। 


ਬਹੁਤੇ ਲੋਕ। 
'ਦੇਖ ਕੇ। 
ਨਮਸਕਾਰ ਕਰ ਰਹੇ ਹਨ। 


'ਨਾਲ। 

'ਵੱਡੇ ਦਰਬਾਰੀ। 

'ਸਮੁੰਦਰ ਦੀਆਂ ਲਹਿਰਾਂ ਵਾਂਗ ਅਨੰਦ ਵਧਿਆ। 
।ਕੋਇਲ ਵਰਗੇ ਬੋਲਾਂ ਵਾਲੀਆਂ। 

'ਅਨੌਦ ਨਾਲ। 


'ਮੁਕਟ ਰੂਪ, ਸ਼੍ਰੋਮਣੀ। 


'ਕਸ਼ੱਪ ਵੰਸ਼ੀਆਂ, ਚੰਦੂ ਵੰਸ਼ੀਆਂ ਤੇ ਸੂਰਜ ਵੰਸ਼ੀਆਂ ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1287 


ਯੁਤ ਮਕਰੰਦ ਅਨੰਦ ਮਹਾਨ'। 


ਮੁਖ ਸਸਿ ਦਿਸ ਇਕ ਟਕ ਚਕੋਰ ਜਿਮ, 
ਚਿਤੈਂ! ਪਿਯੈਂ ਜਨੁ ਸੁਧਾ ਸੁਜਾਨ? ॥੬੫॥ 
ਕਰ ਸਰ ਫੇਰਤ' ਹੇਤ ਸਬ ਦਿਸ, 
ਪਰਖਤ ਮਨ ਕਰਖਤ' ਨਿਜ ਓਰ। 

ਚਵਰ ਚਾਰ ਮੁੱਠੇ ਯੁਤ ਢੁਰ ਹੈਂ", 

ਉਡ ਹੈਂ ਹੰਸ ਮਨੋ ਮਿਲਿ ਮੋਰ। 

ਪੁਰਟਨ ਜਟਿਤ ਮੁਕਟ ਸੁਠ ਕੰਚਨ, 
ਲੁਕਟ ਛੁਕਟ ਛਬਿ ਛੁੰਗ ਦਿਖਾਹਿ”। 


ਸੂਰਜ ਮੁਖੀ ਚਲਤ ਦੁਤਿ ਦਮਕਤਿ, 
ਜਨੁ ਰਵਿ ਸਸੀ ਸਖਯਾਤ ਫਿਰਾਹਿਂ' ॥੬੬॥ 


ਰਾਮ ਕੁਇਰ ਆਗਜਯਾ ਲੈ ਸਬ ਕੀ, 


ਖਰੇ ਹੋਇ ਇਕ ਕਰਿ ਅਰਦਾਸ। 

ਕੇਸਰ ਤਿਲਕ ਭਾਲ' ਗੁਰੁ ਕੇ ਕਿਯ, 
ਤਬਿ ਸਬਿ ਕੇ ਉਰਿ ਬਢਜੋ ਹੁਲਾਸ। 
ਪਾਈ ਬਡਿਆਈ ਸਹੀ ਆਨਿ। 
ਦੁੰਦਭਿ' ਸ਼ਧਯਾਨੇ? ਬਹੁ ਬਾਜੇ, 

ਜੈ ਜੈ ਧੁਨਿ ਭਈ ਮੰਗਲ ਜਾਨਿ ॥੬੭॥ 
ਸਿਖ ਸਮੁਦਾਇ ਫੂਲ ਬਰਸਾਨ। 
ਦੇਵੰਗਨ' ਨਭ ਨ੍ਰਿਤਤ? ਗਾਵਤ, 
ਸੰਗਤ ਰਾਗੀ ਇਤ ਮੰਗਲੀਕ'। 

ਆਜ ਹਮਾਰੇ ਮੰਗਲ ਚਾਰ, 

ਸੁ ਗਾਵਤ ਸ਼ਬਦ ਇਤਯਾਦਿ ਅਲੀਕ' ॥ ੬੮॥ 


ਸੰਗਤਾਂ ਦੀਆਂ ਪੰਗਤਾਂ ਮਾਨੋ ਬਹੁਤੇ ਅਨੰਦ ਦੀ ਧੂੜੀ ਸਹਿਤ 
ਕੰਵਲ ਖਿੜੇ ਹੋਏ ਹਨ। 

'ਦੇਖਦੇ ਹਨ। “ਜਾਣੋ ਚਤੁਰ ਅੰਮ੍ਰਿਤ ਪੀਂਦੇ ਹਨ। 

'ਹੱਥ 'ਚ ਤੀਰ ਫੇਰਦੇ ਹਨ। 


'ਖਿਚਦੇ ਹਨ। 
'ਮੋਰ ਦੇ ਖੰਭਾਂ ਦੇ ਸੁੰਦਰ ਚੌਰ ਝੁਲਦੇ ਹਨ। 


(ਪੂਰਟਨ) ਹੀਰਿਆਂ ਨਾਲ ਜੜਿਆ ਸੁੰਦਰ ਸੋਨੇ ਦਾ ਮੁਕਟ 
(ਲੁਕਟ) ਲੋਕਾਂ ਨੂੰ (ਛੁਕਟ) ਮੁਕਤ ਕਰਨ ਲਈ ਸਮੂੰਹ ਸੋਭਾ 
ਦਿਖਾ ਰਿਹਾ ਹੈ। 


'ਸੂਰਜ ਮੁਖੀ (ਪੱਖੇ) ਚਲਦਿਆਂ ਦੀ ਸੋਭਾ ਚਮਕਦੀ ਹੈ ਜਾਣੋ 
ਸੂਰਜ ਤੇ ਚੰਦ ਪ੍ਰਤੱਖ ਫਿਰਦੇ ਹਨ। 


ਮੱਥੇ ਤੇ। 


'ਧੈਂਸੇ। ਘੁਸ਼ੀ ਦੇ ਵਾਜੇ। 
'ਫੁੱਲ। “ਦੇਵਤੇ ਖ਼ੁਸ਼ੀਆਂ ਸਹਿਤ। 


'ਅਪੱਛਰਾਂ। “ਨੱਚਦੀਆਂ ਹਨ। 
।ਏਧਰ (ਧਰਤੀ ਤੇ)। ਸੰਗਤ ਤੇਰਾਗੀ ਮੰਗਲ ਕਰਦੇ ਹਨ। 


'ਪਵਿੱਤ੍ਰ ਸ਼ਬਦ। “ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ 
੬੯੬ 'ਤੇ ਇਸ ੬੮ ਨੰ: ਅੰਕ ਦੀਆਂ ਤਿੰਨ ਹੀ ਤੁਕਾਂ ਹਨ। 
ਪਹਿਲੀ ਜਾਂ ਦੂਜੀ ਤੁਕ ਗੁੰਮ ਹੈ ਜੋ ਛਪਣ ਸਮੇਂ ਹੀ ਰਹਿ ਗਈ 
ਜਾਪਦੀ ਹੈ। 





1288 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਹੁ ਰਹੱਸ' ਸੁਜੱਸ ਅਵੱਸਹਿ”, 'ਗੁਪਤ ਭਾਵ। “ਬਿਨਾ ਸੰਸੇ ਤੋਂ। 
ਜਾਨਯੋ ਗੁਰੁ ਅਰ ਸਿਖ ਭਿ ਕਾਹਿ। 

ਚਾਰੇ ਬੰਸਨ ਕੇ ਦਸਤਾਰੇ, 

ਲੈ ਮਾਤੁਲ ਪੁਨ ਨਿਜ ਮੇਲਾਹਿ'। 'ਆਪਣਾ ਦਸਤਾਰਾ (ਨਾਲ) ਮਿਲਾ ਕੇ। 
ਰਾਮ ਕੌਰ ਕਰ ਤੈ ਬੰਧਵਾਏ, 

ਸੀਸ ਗੁਰੈਂ ਜਗਦੀਸ਼ ਮਨਾਇ। 

ਭੂਸ਼ਨ ਬਸਨ ਅਮੋਲਕ ਬਹੁ ਪੁਨ, 

ਨਿਜ ਭਗਨੀ ਹਿਤ' ਦਏ ਦਿਖਾਇ ॥੬੯॥ 'ਆਪਣੀ ਭੈਣ (ਮਾਤਾ ਗੂਜਰੀ ਜੀ) ਵਾਸਤੇ। 
ਜਗਤ ਰੀਤਿ ਸਬ ਕਰੀ ਕ੍ਰਿਪਾਲ। 

ਬ੍ਰਿੱਧ ਅੰਸ' ਪੁਨ ਸੇਲੀ ਟੋਪੀ, ਬਾਬਾ ਬੁੱਢਾ ਜੀ ਦੀ ਬੰਸ ਨੇ। 
ਸ਼ੱਸਤੁ ਅੱਸਤੁ' ਮੁਕਤਾ ਮਾਲ। ਹੱਥੋਂ ਛੱਡ ਕੇ ਚਲਾਉਣ ਵਾਲੇ ਤੀਰ ਚੱਕਰ ਆਦਿ। 
ਕਲਗੀ ਜਿਗਾ ਜਰਾਉਂ ਜਰੀ ਬਡ, 

ਜੀਨ ਸਜੇ ਵਰ ਘੋੜਾ ਸਾਥ। 

ਧਰਿ ਦੀਨਾਰ' ਦਸਤਾਰ ਪਰੈ? ਫਿਰ, 'ਮੁਹਰਾਂ। “ਉੱਤੇ। 

ਗੁਰੂ ਅੱਗੂ ਉਨਿ ਟੇਕਯੋ ਮਾਥ ॥ ੭੦॥ 

ਪੁਨ ਚਾਰੋਂ ਸਾਹਿਬਜ਼ਾਦਜੋਂ ਨੇ, 

ਦਈ ਭੇਟ ਲਖਿ ਨਾਨਕ ਰੂਪ। 

ਪੁਨ ਮਸੰਦ ਦਰਜੇ ਬਾ ਦਰਜੇ 

ਅਰਪਤ ਭਏ ਅਕੋਰ' ਅਨੂਪ। 

ਮੇਵਰ' ਕਰਿ ਅਰਦਾਸ ਸੁਨਾਹਿ। 

ਦਿਵਸ ਵਰੇ ਤੇ ਬੈਠੇ ਥੇ ਗੁਰੁ, 

ਭਈ ਸਾਂਝ ਕੁਛ ਅੰਤ ਨ ਆਹਿ ॥ ੭੧॥ 

ਲਗੇ ਅੰਬਾਰ ਅਪਾਰ ਅਯੋ ਧਨ, 

ਜਿਨਸ ਅਨਿਕਧਾ' ਕੌਨ ਗਿਨਾਹਿ। 

ਕਈ ਹਜਾਰੋਂ ਕਾ ਪੰਚਾਮ੍ਿਤ', 

ਬਰਤਜਯੋ ਪੁਨਾ ਮਿਲਯੋ ਸਬਿ ਕਾਹਿ। 

ਦੁਤੀ ਦਿਵਸ ਸਿੱਖਨ ਤੈ ਭੇਟਾ, 

ਬੈਠ ਲਈ ਗੁਰ ਦਿਨ ਭਰ ਚਾਹਿ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1289 


ਦੈ ਦਰਸ਼ਨ ਹਰਸਨ' ਕਿਯ ਸਭ ਕੋ, 
ਬਿਬਿਧਾ ਭਰੀ ਕਾਮਨਾ ਤਾਹਿ' ॥ ੭੨॥ 


ਭਿੱਛਕ' ਜਿਤਕ ਇੱਛ ਕਰਿ ਆਏ, 
ਜਥਾ ਜੋਗ ਸਬਿ ਕੋ ਦਿਯ ਦਾਨ। 
ਮਾਂਗਨ ਜੋਗ ਨ ਮਾਂਗਨਿ ਛੋਡੇ, 

ਦਾਰਦ ਕੀਨੋ ਸਬਿ ਕਾ ਹਾਨ। 

ਕਿਯ ਸਿਤਕਾਰ ਚਾਰ ਕੁਲ ਕਾ ਪੁਨ, 
ਸੰਤ ਮਹੰਤ ਮਸੰਦਨਿ ਬ੍ਰਿੰਦ। 

ਸਾਨੰਦ ਸਿਰੇਪਾਉ ਜਥ ਜੋਗਹਿ, 

ਦਏ ਮੁਕੰਦ ਬੁਲੌਦ ਅਨਿੰਦ' ॥ ੭੩ ॥ 
ਬਿਦਾ ਹੋਇ ਨਿਜ ਨਿਜ ਪੁਰ ਦਿਸ ਸਬਿ, 
ਚਲੇ ਹਰਖਿ ਗੁਨ ਗਨ ਗੁਰ ਗਾਤ। 
ਪਟ ਪਤਾਕ ਗਾਡੀ ਪੈ ਚਿੱਤ੍ਰਾ', 

ਤਯੋਂ ਮਨ ਗੁਰੁ ਦਿਸ ਤਨ ਤੁਰਿ ਜਾਤ। 
ਉਠੀ ਸਭਾ ਗੁਰੁ ਸਦਨ ਸਧਾਰੇ, 


ਮਦਨ ਕਦਨ ਮਦ ਬਦਨ ਜਿ ਆਹਿ'। 
ਮਾਤ ਨਾਨਕੀ ਕੇ ਪਗ ਬੰਦੇ, 


ਪਿਖਿ ਪੌਤ੍ਰ ਛਬਿ ਯੂਤ ਉਤਸ਼ਾਹਿ ॥ ੭੪॥ 


ਅਤਿ ਅਨੰਦ ਯੂਤ ਪਾਸ ਬਿਠਾਇ। 
ਭਾਲ ਸੂੰਘ ਸਿਰਿ ਧਰਿ ਕਰ ਫੇਰਯੋ, 
ਦਰਬ ਨਿਛਾਵਰ' ਕੀਨ ਮਹਾਇ। 
ਚਿਤਵਤ ਭਈ ਬਾਕ ਨਿਜ ਪਤਿ ਕੇ 
ਭਏ ਸਾਚ ਸਬਿ ਲਏ ਨਿਹਾਰ। 

ਪੁਨ ਗੁਜਰੀ ਜੀ ਕੇ ਪਗ ਬੰਦੇ, 


ਉਨਿ ਮਨ ਤਨ ਸਬਿ ਡਾਰਯੋ ਵਾਰ ॥ ੭੫॥ 


ਜਯੋਂ ਜੋਗੀ ਪਾਵਤ ਪੁਮਾਰਥ', 
ਤਯੋਂ ਕ੍ਰਿਤਾਰਥ ਭਈ ਅਤੀਵ'। 
ਉਰ ਸੋ ਲਾਇ ਸੀਤ' ਕੀ ਛਾਤੀ, 


'ਪੁਸੰਨ। 
'ਤਿਨਾਂ ਦੀਆਂ ਅਨੇਕ ਤਰ੍ਹਾਂ ਦੀਆਂ ਕਾਮਨਾ ਪੂਰੀਆਂ 
ਕੀਤੀਆਂ। 
'ਮੰਗਤੇ। 


'ਬਹੁਤੀ ਉਸਤਤ ਯੋਗ। 


'ਜਿਵੇਂ ਗੱਡੀ ਉੱਪਰ ਲੱਗੀ ਝੰਡੀ ਦਾ ਫਰਰਾ ਤੇ ਚਿੱਤਰਕਾਰ 
(ਦਾ ਮਨ ਪਿੱਛੇ ਨੂੰ ਜਾਂਦਾ ਹੈ)। 


'ਜਿਨ੍ਹਾਂ ਦਾ ਮੁਖ ਕਾਮ ਦੇ ਹੰਕਾਰ ਨੂੰ ਕੱਟਣ ਵਾਲਾ ਹੈ। 





1290 


ਥਾਤੀ' ਵਾਰ ਜਾਚਕਨਿ ਦੀਵ। 

ਸ੍ਰੀ ਜੀਤੋ ਜੀ ਚੋਰ ਚਖਨ ਤੈ, 

ਚਿਤਵਿ ਚੌਪ ਚਿੱਤ ਚਢਯੋ ਚਾਵ'। 

ਸਰਸ ਸਨੇਹ ਸਕੁਚ ਸਾਨੀ ਸੁਚ, 

ਪਿਯ ਦਿਸ ਤਿਰਛੀ ਦ੍ਰਿਸ਼ਟਿ ਚਲਾਇ' ॥ ੭੬॥ 


ਪਰਮ ਪ੍ਰੀਤਿ ਪੁਤੀਤ ਪੁਨੀਤ ਸੁ, 
ਪਿਯ ਪਦ ਪਦਮ ਪ੍ਰੋਮਹਿ ਪਾਲਿ'। 


ਧਾਰਸ ਓਟ ਸੁਧਾਰਸ ਨਿਰਖਤ, 
ਸਾਰਸ ਨੈਨੀ ਆਰਸ ਟਾਲਿ'। 


ਸ਼ਸਤ੍ਰ ਬਸਤਰ ਪੁਨ ਬਧਾਇ' ਗੁਰੁ, 
ਚਢੇ ਮਹਲ ਪੈ ਧਾਇ ਸੁ ਜਾਇ। 

ਸੀ ਜੀਤੋ ਭੀ ਝਟਤ' ਗਈ ਤਹਿ, 
ਖੇਨੂ' ਹਾਥ ਲੀਏ ਹੁਲਸਾਇ? ॥ ੭੭॥ 
ਖੇਲਤ ਭਏ ਬਾਮ ਪਤਿ' ਸਾਨੰਦ, 
ਖੇਨੂ ਡਾਰ ਉਛਾਰ ਉਤੰਗ'। 

ਦੌਰਤ ਇਤ ਉਤ ਚਪਲ' ਚਾਲ ਯੁਤ, 
ਗਹਿਤ ਏਕ ਸੈਂ ਏਕ ਨਿਸੰਗ। 

ਹਸ ਹਸ ਪਰਤ ਕਰਤ ਸਿਸ ਲੀਲਾ', 
ਭਾਂਤਿ ਅਨੇਕ ਸੁ ਬਾਤ ਬਨਾਇ। 

ਝਟਾ ਪਟਾ ਪੁਨ ਚਢੇ ਅਟਾਂ ਪੈ' 
ਉਮਡੀ ਘਟਾ ਛਟਾ ਦਰਸਾਇ' ॥ ੭੮ ॥ 
ਧੌਲ ਧਰਮ ਜੁਗ ਥਿਰੇ ਸੌਧ ਪਰ, 
ਚਾਰ੍ਹਤ ਚੰਗ ਸੁਧਾਰਤ ਡੋਰ'। 


ਝਝਕਤ' ਝੁਕਤ ਲਿਫਤ? ਲਚਕਤ” ਕਿਤ, 
ਦਾਇ ਅਦਾਇ' ਬਨਾਇ ਬਹੋਰ”। 
ਪਾਵਤ ਪੇਚੇ ਪੇਚ ਲਗਾਵਤ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬੈਲੀ। 


'ਜੀਤੋ ਜੀ ਨੂੰ ਚੋਰ ਅੱਖਾਂ ਨਾਲ ਦੇਖ ਕੇ ਚਿੱਤ ਵਿੱਚ ਸ਼ੌਕ ਤੇ 
ਚਾਅ ਚੜ੍ਹ ਗਿਆ। 


'ਬਹੁਤੇ ਪਿਆਰ, ਸੰਕੋਚ ਤੇ ਪਵਿੱਤਰਤਾ ਨਾਲ ਮਿਲੀ ਹੋਈ 
ਤਿੱਖੀ ਦ੍ਰਿਸ਼ਟੀ ਪਤੀ (ਗੁਰਾਂ) ਦੀ ਤਰਫ਼ ਚਲਾਉਂਦੇ ਹਨ। 


'ਬਹੁਤੀ ਪ੍ਰੀਤੀ ਤੇ ਪਵਿੱਤਰ ਭਰੋਸੇ ਨਾਲ ਪਤੀ ਦੇ ਚਰਨ- 
ਕੰਵਲਾਂ ਦੇ ਪ੍ਰੇਮ ਨੂੰ ਪਾਲਦੇ ਹਨ। 


'ਸਾਰਸ ਵਰਗੇ ਨੇਤ੍ਰਾਂ ਵਾਲੇ (ਮਾਤਾ ਜੀਤੋ ਜੀ) ਆਲਸ ਛੱਡ ਕੇ 
(ਗੁਰਾਂ ਦੇ ਚਰਨਾਂ ਦੀ) ਓਟ ਧਾਰ ਕੇ ਅੰਮ੍ਰਿਤਰਸ ਰੂਪ 
(ਸਤਿਗੁਰਾਂ) ਵੱਲ ਦੇਖਦੇ ਹਨ। 

'ਲਾਹ ਕੇ। 


ਛੇਤੀ। 

'ੁੱਦੋਂ। “ਖ਼ੁਸ਼ ਹੋ ਕੇ। 
'ਇਸਤ੍ਰੀ ਪਤੀ। 
।ਉੱਚਾ। 


'ਚੰਚਲ। 
'ਬਾਲ ਲੀਲ੍ਹਾ। 


'ਅਟਾਰੀਆਂ ਤੇ। 
'ਉਛਲੀ ਹੋਈ ਘਟਾ ਤੇ ਬਿਜਲੀ ਦਿੱਸਦੀ ਹੈ। 


ਜਾਣੋ ਧੌਲ ਤੇ ਧਰਮ ਦੋਨੋਂ (ਸੌਧ) ਮੰਦਰ 'ਤੇ ਖੜ੍ਹੇ ਹਨ, 
ਚਾੜ੍ਹਦੇ ਹਨ (ਚੰਗ) ਪਤੰਗ ਤੇ ਡੋਰ ਪਕੜਦੇ ਹਨ। 

'ਡਰਦੇ ਹਨ। ਲਿਫਦੇ ਹਨ। 'ਝੂਟਦੇ ਹਨ। 

'ਦਾਅ ਤੇ ਢੰਗ। “ਫੇਰ ਬਣਾ ਕੇ। 

'ਡੋਰ ਨੂੰ ਪੇਚਾ ਲਗਾ ਕੇ (ਪੇਚੇ) ਵੱਲ ਪਾਉਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1291 


ਅਹੁ ਕਾਟੀ ਕਹਿ ਕਟਤ ਝਟਾਕ'। 'ਛੇਤੀ। 

ਔਰ ਚਢਾਇ ਬਢਾਇ ਕਟੈ ਤਿਹ, 

ਅਹਾ ਅਹਾ ਅਹੁ ਅਹੁ ਰਟਿ ਬਾਕ' ॥ ੭੯ ॥ 'ਬਚਨ ਕਹਿ ਕੇ। 
ਉਝਕ ਉਝਕ' ਕਿਤ ਲਪਟ ਝਪਟ ਕਰਿ”, 'ਉੱਛਲ ਉੱਛਲ ਕੇ। “(ਝਪਟ) ਛੇਤੀ (ਲਪਟ) ਚਿੰਬੜ ਕੇ। 
ਛੋਰਤਿ ਸਪਟ ਖੈਂਚ ਕਿਤ ਲਯਾਤ। 

ਯਾ ਬਿਧਿ ਖੇਲਤ ਮੇਲਤ ਬਾਤੈ', 

ਝੇਲਤ' ਆਨੰਦ ਅਤਿ ਬਿਗਸਾਤ। ਮਾਣਦੇ ਹਨ। 

ਪਰਮ ਪਰੇਮ ਪਗੇ' ਪ੍ਰਿਯ ਪਯਾਰੀ:, 'ਲੀਨ ਹੋਏ। ?ਪਤੀ ਪਤਨੀ। 
ਪ੍ਰਸਪਰ' ਪਯਾਰ ਪ੍ਰਤੀਤ ਬਢਾਤ। 'ਆਪਸ ਵਿੱਚ। 

ਉਤ ਦਿਸ ਮਾਤ ਭਾਂਤਿ ਬਹੁ ਚਿਤਵਤ, 

ਸੁਤ ਕੇ ਸੁਤ' ਪੇਖਨ ਚਾਹਾਤ ॥੮੦॥ 'ਪੁੱਤਰ ਦੇ (ਘਰ) ਪੁੱਤਰ। 
ਮੱਤੇ' ਖੇਲ ਰਸ ਆਪ ਨ ਆਵਹਿ, 'ਮਸਤ ਹੋਏ। 

ਬਾਰਹਿ ਬਾਰ ਬੁਲਾਵਹਿ ਮਾਤ। 

ਭੋਜਨ ਖਟਰਸ ਥਾਲ ਲਗਜਯੋ ਜਬਿ, 

ਸਾਂਝ ਸਮੇਂ ਦਾਸੀ ਲੇ ਆਤ। 

ਛਕਿ ਪ੍ਰਸ਼ਾਦ ਪੌਢਤ ਪ੍ਰਯੰਕਹਿ', 

ਪਰਹੇਲੀ' ਪੁਸਪਰੈ ਸੁਨਾਹਿਂ। 

ਪੁਨ ਪਰਮਾਨੰਦ ਲੇਤ ਸਖੋਪਤ', 

ਸਵਾ ਪਹਿਰ ਨਿਸ ਰਹੀ ਜਗਾਹਿਂ ॥੮੧॥ 

ਨਿੱਤ ਕ੍ਰਿਯਾ ਕਰਿ ਧਯਾਨ ਪ੍ਰਭੂ ਧਰਿ, 

ਪੁਨ ਪਰ੍ਭ ਬਸਤ੍ਰ ਸ਼ਸਤ੍ਰ ਧਾਰਿ। 

ਦਿਵਸ ਚਢੇ ਦੀਵਾਨ ਵੀਚ ਥਿਰਿ, 


'ਮਾਰਦੇ ਹਨ। 


ਭਾਸ਼ਤ' ਬੋਲੀ ਬਿਬਿਧ ਸੁਧਾਰਿ” ॥੮੨॥ 'ਬੋਲਦੇ ਹਨ। “ਅਨੇਕ ਤਰ੍ਹਾਂ ਦੀ ਸੁਧਾਰ ਕੇ। 
ਪਢਿਤ ਗੁਰਮੁਖੀ ਔਰ ਫਾਰਸੀ, 

ਸੰਸਕ੍ਰਿਤ ਕੋ ਰਖਤ ਪੁਚਾਰ। 

ਇਸ ਪੁਕਾਰ ਕਲਗੀ ਧਰ ਪੁਤਿ ਦਿਨ, 





1292 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਵਤ' ਬ੍ਰਿਧਾਵਤ ਨਿਜ ਕਾਰ। 
ਸੰਗਤ ਲੈ ਮਸੰਦ ਨਿਤ ਆਵਤ, 
ਜਾਵਤ ਸਿੱਖ ਪਾਇ ਫਲ ਚਾਰੁ। 


ਮਾਸ ਬਰਸ ਕੇਤਕ ਸਿਖ ਰਹਿ ਤਹਿ, 
ਸ਼ਰਧਾ ਧਰਿ ਨਿਤ ਕਰੈਂ ਦਿਦਾਰ ॥੮੩॥ 


ਰੌਣਕ ਹੋਤ ਦਿਨੋਂ ਦਿਨ ਪੁਰਿ ਕੀ, 
ਗੁਰੁ ਕੀ ਬਿੱਦਯਾ ਦੁਧਾ ਪ੍ਰਕਾਰ'। 
ਸਥਿ ਦੇਸਨ ਮੈਂ ਭਏ ਬਖਯਾਤ। 
ਰਹੈ ਭੀਰ ਸੰਗਤ ਕੀ ਗੁਰੁ ਦਰ, 
ਇਕ ਆਵਤ ਇਕ ਖ਼ੁਸ਼ ਹੈ ਜਾਤ। 
ਬੰਦਿ ਦੁੰਦ ਕਰ' ਬੰਦਨ ਧਾਰੈਂ, 


ਬ੍ਰਿੰਦ ਅਕੋਰੈਂ' ਅਰਪਤ ਆਇ ॥੮੪॥ 


ਦੋ ਵਕਤੈਂ ਜੇਤੋ ਮਨ ਭਾਇ। 


ਸਿਮਰਿ ਸਿਮਰਿ ਗੁਰੁ ਨੌਮ ਚਰਿੱਤਰ, 
ਰਹਿਤ ਬਚਿੱਤਰ ਚਿੱਤੁ ਸੇ ਹੋਇ'। 
ਅਸ ਕਰਨੀ ਕਰਨੀ ਕਿਨਿ ਬਰਨੀ, 
ਜਰਨੀ ਸ਼ਕਤਿ ਅਜਰਨੀ ਜੋਇ'। 


ਧੀਰਜ ਧਰਨੀ ਕੇ ਸਮ ਧਰਨੀ, 
ਬਰਨੀ ਬਾਨੀ ਤਰਨੀ ਜੈਸ' ॥ ੮੫॥ 


ਅਰਨੀ ਗਯਾਨ ਵਿਰਾਗ ਉਪਰਨੀ', 


ਕਰਨੀ ਹਰਨੀ ਜਗ ਬਨ ਤੈਸ'। 
ਤੇਜ ਪੁੰਜ ਨੌਦਨ' ਜਿਨ ਕੇਰੋ, 
ਲਘੁ ਬਯ ਮੈਂ' ਪੁਤਾਪ ਬੁਲਿੰਦ। 
ਜਰ ਤੁਰਕਿੰਦ ਬਾਟਕਾ ਪੁਟ ਹੈਂ”, 


ਜਾਨੋਂ ਨਿਸਚੈ ਰਖ ਹੈਂ ਹਿੰਦੁਂ ॥੮੬॥ 


'ਕੌਤਕ। 
'ਹੈਰਾਨ ਹੋ ਕੇ ਤਸਵੀਰ ਵਰਗੇ ਹੋ ਜਾਂਦੇ ਹਨ। 


'ਜੋ ਅਜਰ ਸ਼ਕਤੀ ਜਰਨੀ (ਬਰਨੀ) ਕਹੀ ਹੈ ਐਸੀ ਕਰਨੀ 
ਕਿਸ ਨੇ ਕਰਨੀ ਹੈ। 


'ਧੀਰਜ ਧਰਤੀ ਵਾਂਗ ਧਾਰੀ ਹੈ ਤੇ ਬੇੜੀ (ਜੈਸ) ਵਾਂਗ ਸੰਸਾਰ 
ਸਮੁੰਦਰ ਤੋਂ ਪਾਰ ਕਰਨ ਵਾਲੀ ਬਾਣੀ ਉਚਾਰੀ ਹੈ। 

'ਗਿਆਨ ਤੇ ਵੈਰਾਗ ਦੀ ਅੱਗ ਪੈਦਾ ਕਰਨ ਵਾਲੀ ਅਰਨੀ ਹੈ। 
(ਅਰਨੀ- ਇਕ ਕਾਠ ਯੰਤਰ ਜਿਸ ਨਾਲ ਯੱਗ ਲਈ ਅੱਗ 
ਪੈਦਾ ਕੀਤੀ ਜਾਂਦੀ ਸੀ।) 

ਤਿਵੇਂ ਜਗਤ ਬਣ ਨੂੰ ਨਾਸ਼ ਕਰਨ ਵਾਲੀ ਹੱਥਣੀ ਹੈ। 

'ਵੱਡੇ ਤੇਜ ਵਾਲਾ ਪੁੱਤਰ। 

ਛੋਟੀ ਉਮਰ ਵਿੱਚ। 

'ਤੁਰਕਾਂ ਦੇਰਾਜ ਰੂਪ ਬਗ਼ੀਚੀ ਨੂੰ ਜੜ੍ਹਾਂ ਤੋਂ ਪੁੱਟ ਦੇਣਗੇ। 

%ਅੰਕ ਨੰ. ੮੪ ਦੀਆਂ ਤਿੰਨ ਹੀ ਤੁਕਾਂ ਹਨ ਇਕ ਤੁਕ ਲਾਹੌਰ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1293 


ਐਡੀਸ਼ਨ ਦੇ ਛਾਪਾ ਪੱਥਰ 'ਚ ਛਪਣ ਸਮੇਂ ਹੀ ਕਿਤੇ ਰਹਿ 
ਗਈ ਹੈ। ਪਿਛਲੇ ਪੰਨੇ ਉੱਪਰ ਗ਼ਲਤੀ ਨਾਲ ਅੰਕ ਨੰ. ੮੫ 
ਦੀ ਇਕ ਤੁਕ ਅੰਕ ਨੰ. ੮੪ ਵਿੱਚ ਅਤੇ ਅੰਕ ਨੰ. ੮੬ ਵਿੱਚ 
ਅਤੇ ਅੰਕ ਨੰ. ੮੬ ਦੀ ਇਕ ਤੁਕ ਅੰਕ ਨੰ. ੮੫ 'ਚ ਛਪ 
ਗਈ ਹੈ ਇਸੇ ਲਈ ਅੰਕ ਨੰ. ੮੬ ਦੀਆਂ ਸਿਰਫ਼ ਤਿੰਨ ਹੀ 
ਤੁਕਾਂ ਰਹਿ ਗਈਆਂ ਹਨ। 

ਇੰਦੁ ਰਤਿੰਦ ਮਨਿੰਦ ਰੂਪ ਸਿੰਧੂ, 

ਤੇਜ ਦਨਿੰਦ ਸੁਰਿੰਦ ਪੁਤਾਪ'। 'ਚੰਦ ਤੇ ਕਾਮਦੇਵ ਵਾਂਗ ਰੂਪ ਦੇ ਸਮੁੰਦਰ ਹਨ ਅਤੇ ਸੂਰਜ 
ਵਾਂਗ ਤੇਜ ਤੇ ਇੰਦਰ ਵਾਂਗ ਪ੍ਰਤਾਪ ਹੈ। 

ਕਰੈਂ ਸਿੱਖ ਗੁਰੁ ਬਾਨੀ ਜਾਪ। 

ਦਿੱਲੀ ਕੀ ਸੰਗਤ ਥੀ ਆਈ, 

ਬਨਜਾਰਾ ਲੱਖੀ ਤਿਨ ਸਾਥ। 

ਗੁਰੂ ਪਾਇਨ ਢਿਗ ਅਰਪ ਉਪਾਇਨ', 

ਪਦ ਅਰਬਿੰਦ ਬੰਦੇ ਬੰਦਿ ਹਾਥ ॥੮੭॥ 

ਪੁਛਯੋ ਮੁਰਾਰੇ ਕਹੁ ਗੁਰੁ ਪਯਾਰੇ, 

ਬਨਜਾਰੇ ਲੱਖੀ ਸਬਿ ਬਾਤ। 

ਕਿਮ ਸਿਸਕਾਰੇ ਗੁਰੂ ਉਦਾਰੇ, 

ਰੱਖੀ ਸਿੱਖੀ ਤਿੱਖੀ ਤਾਤ'। 

ਰਖੀ ਨ ਰਾਖ ਗਡੀ' ਭਰਿ ਗਾਗਰ, 

ਇਹੁ ਸੁਨਿ ਅਚਰਜ ਹੋਯੋ ਵਾਹਿ। 

ਕਿਮ ਜਾਨਯੋ ਮਮ ਨਾਮ ਕਾਮ ਗੁਰੁ, 

ਅਜ਼ਮਤ ਸਿੰਧੁ ਗੁਰੂ ਹੈਂ ਯਾਹਿ ॥੮੮॥ 

ਬੰਦਨ ਕਰਿ ਪਦਾਰਬਿੰਦ ਗੁਰੁ ਕੇ, 

ਕਥਾ ਜਥਾਰਥ ਭਾਖੀ ਓਨਿ'। 'ਉਸ ਨੇ ਸੱਚੀ ਕਥਾ ਕਹੀ। 

ਸੁਨਿ ਬ੍ਰਿਤਾਂਤ ਸਬਿ ਪੁਨ ਗੁਰੁ ਬੋਲੇ, 

ਗਰ ਹੈ ਤੁਰਕ ਤੇਜ ਸਮ ਲੋਨ। 

ਗਏ ਹਲਾਇ ਤੁਰਕ ਜਰ ਸਤਿਗੁਰੁ, 

ਗਿਰ ਹੈ ਉਖਰ ਅਬੈ ਲਿਹੁ ਦੇਖੁ। 

ਪੰਥ ਪ੍ਰਚਾਰੈਂ' ਅਸ ਬਲਕਾਰੀ, 

ਮਾਰੋਂ ਤੁਰਕਨ ਕੇ ਸਿਰ ਮੇਖ ॥੮੯॥ 





1294 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਮ ਸਿਖ ਕਰ ਤੈ' ਚਵਕੱਤਨ ਕੀ? 'ਹੱਥੋਂ। “ਮੁਗ਼ਲਾਂ ਦੀ। 
ਸੰਤਤਿ ਹੂ ਹੈ ਕਤਲ ਅਪਾਰ। 

ਜਹਿ ਠਾਂ ਸੀਸ ਲਗਯੋ ਸਤਿਗੁਰੁ ਕਾ, 

ਝੁਲ ਹੈ ਝੰਡਾ ਤਹਿ ਗੁਰੁਦ੍ਹਾਰ। 

ਮੁਗਲਾਨੀ ਮਜ੍ਹਬੀ ਸਿਖ ਮੇਰੇ, 

ਮਜ੍ਹਬਾਨੀ' ਕਰਿ ਹੈਂ ਘਰ ਲਯਾਇ। 

ਜਿਸ ਬਸਤੀ ਮੈ ਗੁਰੁ ਸਿਰ ਲਾਗਾ, 

ਇਟ ਇਟ ਹੈ ਹੈ ਕਤਲ ਲੁਟਾਇ ॥ ੯੦॥ 

ਇਹੁ ਗੁਰੁ ਵਾਕ ਭਵਿਖਤ ਦੇਖੋ, 

ਗੁਰੁਸਿੱਖ, ਸਾਚ ਭਏ ਸਬ ਠੀਕ। 

ਸੰਮਤ ਉੱਨੀਂ ਸੌ ਚੌਦਾ ਸੈਂ, 

ਕਵਿ ਨੇ ਪੇਖੇ ਨਿਜ ਚਖੁ ਨੀਕ'। 'ਆਪਣੀਆਂ ਅੱਖਾਂ ਨਾਲ ਚੰਗੀ ਤਰ੍ਹਾਂ ਦੇਖਿਆ ਹੈ। 
ਸੁਨੋ ਪ੍ਰਸੰਗ ਕਥਾ ਗੁਰੁ ਸਿੱਖੋ, 

ਲੱਖੀ ਔਰ ਜੋ ਗਾਈ ਗਾਥ। 

ਜਿਸ ਦਿਨ ਤੈ ਗੁਰੁ ਸੀਸ ਦਯੋ ਤਹਿਂ, 

ਦੁਖੀ ਰਹਿਤ ਤੁਰਕਨ ਕਾ ਨਾਥ' ॥੯੧॥ 

ਰੋਗ ਦਮਕਸੀ ਜੋਰ ਫਰਯੋ ਅਤਿ, 

ਉਲਟ ਜਾਤਿ ਤੁਰਤਹਿ ਜੋ ਖਾਤ। 

ਤਰਫ ਤਰਫ ਉਠ ਹੈ ਜਬਿ ਸੋਵਤ, 

ਤ੍ਰਾਸ ਦੇਤ ਸ਼ਾਹੀਦ ਬਖਯਾਤ। 

ਜਤਨ ਅਨੇਕ ਮੁਲਾਨੇ ਸਿਆਨੇ, 

ਕਰਿ ਹਾਰੇ ਨਹਿ ਹੋਤ ਰਮਾਨ'। 

ਅਬਿ ਤੋਂ ਜਮ ਤਿਸ ਓਰ ਪਧਾਰਾ, 

ਉਠਸੋ ਉਪੱਦੂਵ ਤਿਸ ਪਰ ਆਨ ॥੯੨॥ 

ਦੇਸ ਦਬਾਵਤ ਜਾਤ ਮਰ੍ਹੱਟੇ 

ਬਿਗਰ ਬਹੇ ਸਬਿ ਮੁਲਕੀ ਲੋਕ। 

ਪਤਸ਼ਾਹੀ ਹਾਕਮ ਬਹੁ ਮਾਰੇ, 

ਡਾਰੇ ਤੁਰਕਨ ਘਰ ਬਡ ਸੋਕ। 

ਤਾੰਨੇ ਸ਼ਾਹਿ' ਹੈਦਰਾ ਬਾਦੀ, 'ਕੁਤਬ ਸ਼ਾਹੀ ਵੰਸ਼ ਦਾ ਅੰਤਮ ਬਾਦਸ਼ਾਹ। 
ਬਿਗਰ ਰਹਜੋ ਹੈ ਨੌਰੰਗ ਸੰਗ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1295 


ਕਈ ਵਾਰ ਲਸ਼ਕਰ ਨੌਰੰਗ ਕਾ, 

ਹਾਰ ਅਯੋਂ ਤਿਸ ਸੋਂ ਕਰਿ ਜੰਗ ॥੯੩॥ 

ਆਖਰ ਅਮਰ ਲਚਾਰੀ ਪਿਖਿ' ਅਬਿ, 

ਆਪ ਗਯੋ ਉਤ ਨੌਰੰਗ ਸ਼ਾਹਿ। 

ਬੂਝਯੋ ਗੁਰੁ ਯਹ ਤੁਰਕ ਤੁਰਕ ਕ੍ਯੋਂ, 

ਬਿਗਰ ਪਰੇ ਹੈਂ ਆਪਸ ਮਾਹਿਂ। 

ਲੱਖੀ ਕਹੇ ਸਤਿਗੁਰੋ ਸੁਨੀਏ, 

ਅਧਿਭੁਤ ਮਾਯਾ ਸਤਿਗੁਰੁ ਕੇਰ। 

ਬਿਨਾ ਸੰਤੋਖ ਨ ਤ੍ਰਿਸ਼ਨਾ ਭਰਿ ਹੈ। 

ਚਾਹੋ ਪ੍ਰਾਪਤਿ ਹੋਇ ਸੁਮੇਰ ॥ ੯੪॥ 

ਤਾਨੇ ਸ਼ਾਹਿ ਪਾਸ ਇਕ ਹੀਰਾ, 

ਹੈ ਦ੍ਰਾਦਸ ਦ੍ਰਿਮ ਸੋ ਪਰਿਮਾਣ'। ਉਹ ਤੋਲ 'ਚ ਬਾਰਾਂ ਦਿਰਮ ਸੀ। (ਦਿਰਸ-ਸਾਢੇ ਤਿੰਨ ਮਾਸ਼ੇ 
ਤੋਲ ਦਾ ਵੱਟਾ।) 

ਰੰਗ ਗੁਲਾਬੀ ਸਭਾ ਕੇਰ ਹੂ, 

ਪਰਤ ਦਮਕ' ਜਹਿਂ ਲੌ ਤਿਹਿ ਆਣ। 'ਚਮਕ। 

ਉਨਿ ਨਹਿੰ ਦੀਓ ਬਢਜਯੋ ਬਖੇਰ। 

ਲੋਗ ਹਜਾਰੋਂ ਮਰ ਚੁੱਕੇ ਹੈ, 

ਅਬਿ ਬਾਰੀ ਹੈ ਨੌਰੰਗ ਕੇਰ ॥ ੯੫॥ 

ਜੋਰੂ' ਜ਼ਰ” ਜ਼ਮੀਨ ਇਹ ਤੀਨੌ, 

ਕਾਰਣ ਪੁੰਜ ਉਪੱਦੂਵ ਕੇਰ। 

ਰਾਵਣ ਰਾਮ ਲਰੇ ਜੋਰੂ ਹਿਤ, 

ਜਰ ਪਰ ਘਰ ਘਰ ਲਰਤ ਬਧੇਰ। 

ਕੌਰਵਿ ਪਾਂਡਵ ਛੂਹਣਿ ਅਠ ਦਸ', 

ਲਰ ਕਰਿ ਮਰੇ ਜ਼ਮੀਨ ਸੁ ਹੇਤ। 

ਇਨਿ ਤੀਨੋ ਪਰ ਮੋਹਿਤ ਨਹਿ ਜੋ, 

ਸੋ ਜਨ ਸਦਾ ਅਥੈ' ਸੁਖ ਲੇਤ ॥ ੯੬॥ 

ਕਹਸੋ ਗੁਰੂ ਤੈਂ ਸਾਚ ਬਖਾਨੀ, 

ਤੂੰ ਤੋਂ ਗਜਾਨੀ ਗੁਰੁ ਸਿਖ ਆਹਿ। 

ਅਬਿ ਨੌਰੰਗ ਉਤ ਹੀ ਦਿਸ ਮਰ ਹੈ, 





1296 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਹੈ ਦੋਜ਼ਖ ਦੂਖ ਸਹਾਇ। 
ਸੋਈ ਭਈ ਮਰਜਯੋ ਵਹਿ ਤਿਤਹੀ, 
ਮਧ ਨੌਰੰਗਾ ਵਾਦ ਪਛਾਨ। 

ਗੁਰੁ ਕੇ ਬਚਨ ਭਏ ਸਬ ਸਾਚੇ, 


ਪਿਖੀ ਨ ਦਿੱਲੀ ਫਿਰ ਉਨਿ ਆਨ ॥੯੭॥ 


ਸਤਿਗੁਰੁ ਲੱਖੀ ਪਰ ਅਤਿ ਖੁਸ਼ ਹੂ, 
ਚਾਰ ਪਦਾਰਥ ਬਖਸ਼ੇ ਤਾਂਹਿ। 
ਦਿਲਵਾਲੀ ਸੰਗਤਿ ਕੀ ਪੂਰੀ, 

ਮਨੋਂ ਕਾਮਨਾ ਜਸ ਜਿਹ ਚਾਹਿ। 

ਗਏ ਬਿਦਾ ਹੈ ਇਮ, ਨਿਤ ਗੁਰੁ ਢਿਗ 
ਆਵਤ ਜਾਵਤ ਸੰਗਤਿ ਭੂਰ'। 


ਬਰਧਾਵੈਂ ਨਿਤ ਓਜ' ਜਰੂਰ ॥ ੯੮॥ 
ਤਾਨ ਕਾਨ ਲਗ ਬਾਨ ਚਲਾਵੈਂ, 

ਗਹੈਂ! ਕਮਾਨ ਮਹਾਨ ਕਠੋਰ। 

ਬਾਰ ਬਾਰ ਬਰ ਵਰਜ਼ਸ਼' ਕਰਹੀਂ, 
ਖੈਂਚ ਕਵਾਦਾ ਪੈਂਚ ਸਜੋਰ'। 


ਚਿੱ ਵੈ ਲੱਛ' ਵੱ, 
ਲੈਸ ਪੁਵੇਸਹਿਂ ਓਜ ਲਗਾਇ'। 


ਕਰੈਂ ਖਾਕ ਤੋਦੇ ਮਿਲਿ ਜੋਧੇ', 

ਜਿਦ ਜਿਦ ਤੁੱਪਕ ਤੀਰ ਚਲਾਇ ॥ ੯੯॥ 
ਬੀਬੀ ਬੀਰੋ ਕੇ ਪਾਂਚੋ ਸੁਤ, 

ਸੂਰਜ ਮਲ ਕੇ ਨਾਤੀ' ਦੋਇ। 

ਮਾਤੁਲ', ਦਯਾਰਾਮ, ਸਾਹਿਬ ਸਸਿ, 
ਗੰਡਾ, ਚੰਦਨ, ਕਰਮਾ ਜੋਇ। 


'ਬਹੁਤੀ। 

“ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੰਨਾ ੬੨੧ ਤੇ ਇਥੇ ਪਾਠ 
ਬਸਤ੍ਰ ਛਪਿਆ ਹੋਇਆ ਹੈ, ਜੋ ਅਸ਼ੁੱਧ ਹੈ। ਅਸਾਂ ਅਸਤ 
ਪਾਠ ਸ਼ੁੱਧ ਕਰ ਦਿੱਤਾ ਹੈ। 

'ਬਲ। 


'ਖਿੱਚ ਕੇ। 

'ਚੰਗੀ ਕਸਰਤ। 

'(ਕਵਾਦਾ) ਨਰਮ ਕਮਾਣ ਦਾ (ਪੈਂਚ) ਚਿੱਲਾ ਜ਼ੋਰ ਨਾਲ 
ਖਿੱਚਦੇ ਹਨ। 

ਨਿਸ਼ਾਨੇ ਤੇ। 

'ਬਲ ਲਾ ਕੇ (ਲੈਸ) ਤੀਰ (ਮਿੱਟੀ ਦੇ ਢੇਰ) ਵਿੱਚ ਵਾੜ ਦੇਂਦੇ 
ਹਨ। (ਲੈਸ- ਇਕ ਪ੍ਰਕਾਰ ਦਾ ਤੀਰ ਜਿਸ ਦੀ ਮੁਖੀ ਬਹੁਤ 
ਭਾਰੀ ਹੁੰਦੀ ਹੈ। ਇਹ ਵੈਰੀ ਤੇ ਨਹੀਂ ਚਲਾਈਦਾ ਸਿਰਫ਼ 
ਅਭਿਆਸ ਲਈ ਖਾਕ ਤੋਂਦੇ ਤੇ ਵਰਤੀਦਾ ਹੈ। ) 

'ਸੂਰਮੇ ਮਿਲ ਕੇ ਮਿੱਟੀ ਦੇ ਢੇਰ ਬਣਾਉਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1297 


ਦੌਲਾ, ਰਾਮ ਕੌਰ, ਸੇ ਬੀਰ ਅਪਾਰ। 

ਹਿਲ ਮਿਲ ਖੇਲਤ ਕਸਰਤ ਕਰਹੀਂ, 

ਪੈਰਤ' ਜਲ ਕਬਿ ਕਰਤ ਸ਼ਿਕਾਰ ॥੧੦੦॥ __ 'ਤਰਦੇ ਹਨ। 

ਤੋਮਰ' ਚੱਕ ਭੁਮਾਇ ਚਲਾਵੈਂ', 'ਬਰਛੇ। 

ਛੋਰਤ ਬਰਛੀ ਤੁਪਕ' ਤੀਰ। 'ਬੰਦੂਕ। 

ਲਕਰੀ ਬਾਜੀ' ਬਾਜੀ ਬਾਜੀ”, 'ਲਕੜੀ ਦੀ ਖੇਲ। “ਘੋੜੇ ਦੀ ਖੇਲ। 

ਬਾਜ ਚਲਾਵਨ ਸੀਖਤ ਬੀਰ'। 'ਬਾਜ਼ (ਸ਼ਿਕਾਰੀ ਜਾਨਵਰ) ਚਲਾਉਣਾ (ਉਡਾਉਣਾ) ਸੂਰਮੇ 


ਸਿੱਖਦੇ ਹਨ। 
ਨਿਤ ਪੁਤਿ ਸੰਗਤਿ ਦੇਸ ਦੇਸ ਤੈ, 
ਅਰਪਤ ਆਇ ਅਕੋਰ' ਉਦਾਰ। 'ਭੇਟਾ। 
ਬਾਜ' ਹੱਥਜਾਰ ਨੀਕ ਜੋ ਲਜਾਵਤ, 
ਤਿਸ ਪਰ ਗੁਰ ਖੁਸ਼ਿ ਹੋਤ ਅਪਾਰ ॥੧੦੧॥ 
ਸੂਰ ਬੀਰ ਸ਼ਸਤ੍ਰੀ ਸੁਨਿ ਗੁਰੁ ਜਸ, 
ਆਵਤ ਹਿਤ ਰੁਜ਼ਗਾਰ ਅਨੇਕ। 
ਸਾਦਰ ਰਖਤ ਤਲਬ' ਦੈ ਤਿਨ ਕੋ, 
ਸਤਿਗੁਰੁ ਨਾਦਰ ਸਿੰਧੁ ਬਿਵੇਕ' ॥੧੦੧॥ 
ਦਿਨ ਪ੍ਰਤਿ ਨਿਜ ਦਲ ਪੁਰਿ ਬ੍ਰਿਧਾਵਤ, 
ਖਰਚਤ ਦੌਲਤ ਰਚਿਤ ਮੁਕਾਨ। 
ਰੋਪੜ, ਪੁਰ ਹੁਸ਼ਿਆਰ, ਜਲੈਧਰ, 
ਸਰਹੰਦ ਲੌ ਕੇ ਬਨਕ ਕਿਤਾਨ' ॥ ੧੦੨ ॥ 
ਅਨਿਕ ਵਸਤ ਕੀ ਲਾਇ ਦੁਕਾਨ। 
ਰੌਣਕ ਦਿਨ ਦਿਨ ਭਵੈ ਸਵਾਈ, 
ਹੋਤ ਵਪਾਰ ਨਫਾ ਬਹੁ ਜਾਨ। 
ਯਾ ਬਿਧਿ ਸਮਾਂ ਬਿਤਿਤ ਯੁਤ ਆਨੰਦ, 
ਆਨੰਦ ਪੁਰਿ ਮੈਂ ਗੁਰੂਰਹਾਇਂ। 
ਗਾਦੀ ਹੋਨ ਗਾਥ ਕਹਿ, ਗੁਰੁ ਪਗ 
ਬੰਦਨ ਕਰਿ, ਇਤਿ ਭਯੋ ਅਧਯਾਇ ॥੧੦੩॥ 





1298 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਗਾਦੀ ਹੋਵਨ ਸ਼ਸਤ੍ਰਾਭਯਾਸ' 
ਪ੍ਰਸੰਗ ਬਰਨਨੰ ਨਾਮ ਛਿਤਾਲੀਸਮੇਂ ਬਿਸੁਮ ॥੪੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


1299 


੪੭. (ਗੁਲਾਬਰਾਇ ਨੂੰ ਵਰ, ਰਿੱਛ ਦੀ ਕਲਿਆਣ, ਕਾਬਲੋਂ ਤੰਬੂ ਆਉਣਾ, ਗੁਰਾਂ ਦਾ ਦੂਜਾ ਵਿਆਹ) 


ਦੋਹਰਾ: 
ਚਿੰਦ ਕੁਨਿੰਦ ਬੁਲਿਦਾ। 


ਦੁੰਦ ਬੰਦਿ ਕਰ ਬੰਦ ਹੋਂ, 

ਕਰਿ ਅਦੁੰਦ ਗੁਰੁ ਦੁੰਦ' ॥੧॥ 
ਕਬਿੱਤ: 

ਅਜਰ ਜਰਨ ਅਤਿ ਧਰਨ ਧਰਨਿ ਸਮ, 
ਅਸਰਨ ਸਰਨ ਕਰਨ ਸੁਖ ਤਰ ਹੈੱ”। 


ਤਰ ਹੈਂ ਸੁ ਭਵਨਿਧਿ, ਚਰਨ ਸਰਨ ਜਨ 
ਫਰਨ ਜੁ, ਇਤਰਨ ਮਤ ਪਰਹਰ ਹੈਂ”। 


ਹਰਿ ਹੈਂ ਸੁ ਲਹਿਤ, ਦਹਿਤ ਦੁਖ ਅਘ ਜਗ, 
ਜਨਮ ਮਰਨ ਕਟਿ ਝਟਤ ਉਬਰ ਹੈ”। 


ਬਰ ਹੈਂ ਮੁਕਤਿ ਤੀਯ ਬੀਯ ਗੁਰੁ ਉਰਿ ਧਰਿ, 
ਇਸ ਲੀਯ ਕਵਿ ਪੁਨ ਪੁਨਹਿ ਜੁਹਰ ਹੈ' ॥੨॥ 


੫ 


ਦੋਹਰਾ: 
ਬਰ ਹ੍ੈਰਾਇ ਗੁਲਾਬ ਕੋ, 

ਕਰਿ ਹੈਂ ਰੀਛ ਕਲਯਾਨ। 
ਖੇਮਾ' ਕਾਬਲ ਤੈ ਅਵੈ, 

ਦੁਤੀ ਬਯਾਹਿ ਹੈ ਗਾਨ' ॥੨॥ 
ਚੌਪਈ: 

ਏਕ ਰੋਜ ਸ੍ਰੀ ਸਤਿਗੁਰੁ ਸ੍ਹਾਮੀ। 
ਜਲ ਕ੍ਰੀੜਤ ਥੇ' ਪੂਰਨ ਕਾਮੀ”। 


ਚੰਦਰਮਾ ਤੇ ਮਰਤਬਾਨ ਦੇ ਫੁੱਲ ਵਰਗੀ ਜਿਨ੍ਹਾਂ ਦੀ ਸੋਭਾ ਹੈ 
(ਵਾਹਿਗੁਰੂ ਦਾ) (ਬੁਲਿੰਦ) ਬਹੁਤ (ਚਿੰਦ) ਚਿੰਤਨ (ਕੁਨਿੰਦ) 
ਕਰਦੇ ਹਨ। 


'ਹੇ ਦੂਜੇ ਸਤਿਗੁਰੂ ! (ਮੈਂ) ਦੋਨੋਂ ਹੱਥ ਬੰਨ੍ਹ ਕੇ ਨਮਸਕਾਰ 
ਕਰਦਾ ਹਾਂ, ਮੈਨੂੰ (ਅਦੁੰਦ) ਦ੍ਰੈਤ-ਰਹਿਤ ਕਰ ਦਿਉ। 


'ਅਜਰ ਨੂੰ ਜਰਨ ਦੀ ਬਹੁਤੀ ਸ਼ਕਤੀ ਧਰਤੀ ਵਾਂਗ ਧਾਰਦੇ 
ਹਨ ਜਿਨ੍ਹਾਂ ਨੂੰ ਕੋਈ ਸ਼ਰਨ ਨ ਦੇਵੇ ਉਨ੍ਹਾਂ ਨੂੰ ਸ਼ਰਨ (ਪਨਾਹ) 
ਦੇਣ ਵਾਲੇ ਅਤੇ ਬਹੁਤਾ ਸੁਖ ਕਰਨ ਵਾਲੇ ਹਨ। 


'ਜਿਹੜੇ ਪੁਰਸ਼ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਫੜਦੇ ਹਨ 
ਅਤੇ ਹੋਰਨਾਂ ਮੱਤਾਂ ਦਾ ਤਿਆਗ ਕਰਦੇ ਹਨ ਉਹ ਸੰਸਾਰ 
ਸਮੁੰਦਰ ਤੋਂ ਤਰ ਜਾਂਦੇ ਹਨ। 


'ਉਹ ਹਰੀ ਨੂੰ ਪ੍ਰਾਪਤ ਕਰ ਲੈਂਦੇ ਹਨ, ਜਗਤ ਦੇ ਪਾਪ ਤੇ ਦੁਖ 
ਸਾੜ ਲੈਂਦੇ ਹਨ, ਜੰਮਣ ਮਰਨ ਕੱਟ ਕੇ ਛੇਤੀ ਬਚ ਜਾਂਦੇ ਹਨ। 


'ਦੂਜੇ ਗੁਰਾਂ ਨੂੰ ਹਿਰਦੇ 'ਚ ਧਾਰ ਕੇ ਮੁਕਤੀ ਰੂਪ ਇਸਤਰੀ ਨੂੰ 


ਵਰ ਲੈਂਦੇ ਹਨ, ਇਸ ਕਰ ਕੇ ਕਵੀ ਬਾਰ ਬਾਰ ਨਮਸਕਾਰ 
ਕਰਦਾ ਹੈ। 


ਪਾਣੀ 'ਚ ਖੇਲਦੇ ਸਨ। “ਕਾਮਨਾ ਪੂਰਨ ਕਰਨ ਵਾਲੇ। 





1300 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਗੋ ਆਦਿ ਪਾਂਚ ਹੀ ਭ੍ਰਾਤਾ। 

ਰਾਮ ਕੌਰ ਜੀ ਲੌ ਬਖਯਾਤਾ ॥ ੪॥ 

ਨੰਦ ਚੰਦ ਤੈ ਆਦਿ ਮਸੰਦੂ। 

ਦਯਾਰਾਮ ਪ੍ਰੋਹਤ ਸੁਖ ਕੰਦੂ। 

ਸੂਰਜ ਮਲ ਕੇ ਪੌਤ੍ਰ ਦੋਈ। 

ਰਾਇ ਗੁਲਾਬ ਸਜਾਮ ਸਸਿ ਜੋਈ ॥੫॥ 

ਸਿਦਕੀ ਸਿੱਖ ਪ੍ਰੇਮੀ ਔਰੈਂ। 

ਗੁਰੁ ਹਮ ਜੋਲੀ ਕੇ ਸਬਿ ਗੌਰੈਂ”। 'ਇਹ ਸਾਰੇ ਗੁਰਾਂ ਦੇ ਵੱਡੇ (ਹਮਜੋਲੀ) ਸਾਥੀ ਸਨ। 
ਜਲ ਸਤਲੁਜ ਮੈਂ ਪੈਰਤ' ਆਛੇ। 'ਤਰਦੇ ਹਨ। 

ਖੁਸ਼ੀ ਹਸੀ ਸੈਂ ਖੇਲਤ ਸਾਛੇ' ॥੬॥ ਅੱਛੀ ਤਰ੍ਹਾਂ 

ਹਾਥਨ ਸਾਥ ਪਾਥ ਓਛਾਰੈ”। 'ਜਲ ਉਛਾਲਦੇ ਹਨ। 

ਡੋਲੈ' ਬੋਲੈਂ ਅਨਿਕ ਪ੍ਰਕਾਰੈਂ। 'ਫਿਰਦੇ ਹਨ। 

ਰਾਇ ਗੁਲਾਬ ਭਯੋ ਦਿਸ ਏਕੂ। 

ਭਏ ਦੁਤੀ ਦਿਸ ਜਲਧ ਬਿਵੇਕੂ' ॥ ੭॥ 'ਗਿਆਨ ਦੇ ਸਮੁੰਦਰ (ਕਲਗ਼ੀਧਰ ਜੀ)। 
ਜੁਥ ਜੁਥ' ਜੁਗ ਦਿਸ? ਭਏ ਖਲੇ। 'ਸਾਰੇ ਜੱਥੇ। (ਅ) ਜੁੜ ਜੁੜ ਕੇ। “ਦੋਹੀਂ ਤਰਫ਼ੀਂ। 
ਜਲ ਸੋਂ ਲਗੇ ਲਰਨ ਇਮ ਭਲੇ। 

ਕਰੈਂ ਕਲੋਲ ਕਲਾਲ ਉਛਾਰੈਂ। 

ਇਕ ਦੂਸਰ ਦਿਸ ਛੀਟੇਂ ਮਾਰੈਂ ॥੮॥ 

ਧਕਾ ਧਕੀ ਰੌਰਾ ਕਰਿ ਗੌਰਾ। 

ਹਾਰੈ ਜੋ ਭਾਗੈ ਹ੍ਹੈ ਹੌਰਾ'। 

ਸਕੈਂ ਨ ਝਾਕ ਆਂਖ ਬੰਦ ਰਹੀ। 

ਏਕ ਘਟੀ ਲੌ ਲਰੇ ਸੁ ਸਹੀ ॥੯॥ 

ਛਿਟਕਨਿ ਛੀਂਟਨ ਛਬਿ ਜੁ ਛਈ ਛਿਨ'। 'ਛਿੱਟਾਂ ਦੇ ਛਿੜਕਣ ਨਾਲ ਉਸ ਛਿਨ ਜੋ ਸੋਭਾ ਹੋਈ। 
ਜਨੁ ਜੁਗ ਮੇਘ ਲਰਤ ਡਾਰਤ ਕਿਨ'। 'ਕਣੀਆਂ। 

ਸੋਹਿਤ ਗੁਰੁ ਮੁਖ ਪਰ ਕਿਲਾਲ ਕਿਨ'। 'ਪਾਣੀ ਦੇ ਕਿਣਕੇ। 

ਐੱਚ ਸੁਧਾਕਰ ਸੁਧਾ ਪਿਯਤ ਜਨੁ' ॥੧੦॥ 'ਜਾਣੋਂ ਚੰਦ੍ਰਮਾ, ਖਿੱਚ ਕੇ ਅੰਮ੍ਰਿਤ ਪੀ ਰਿਹਾ ਹੈ। 
ਰਾਇ ਗੁਲਾਬ ਹਾਰ ਉਠਿ ਭਾਗਾ। 

ਪਾਛੇ ਲਰਕਨਿ ਕਾ ਗਨ' ਲਾਗਾ। 'ਲੜਕਿਆਂ ਦਾ ਟੋਲਾ। 

ਬਾਹਰ ਆਇ ਸ਼ੀਘੂਤਾ ਸਾਥੈਂ। 

ਗੁਰੁ ਕੀ ਪਾਗ ਧਰੀ ਨਿਜ ਮਾਥੈਂ ॥੧੧॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1301 


ਬਿਨਾ ਪਛਾਨੇ ਧਰਿ ਸਿਰ ਦੌਰਾ। 

ਪਾਛੇ ਸਬਿਹਨਿ ਪਾਯੋ ਰੌਰਾ। 

ਕਹਾਂ ਕੀਨ ਤੈਂ ਗੁਰੁ ਦਸਤਾਰਾ। 

ਲੀਆ ਧਾਰ ਕੀਯਾ ਅਨੁਚਿਤ' ਭਾਰਾ ॥੧੨॥ __ 'ਅਯੋਗ। 
ਸੁਨਿ ਉਨਿ ਪੁਨ ਉਤਾਰਨੀ ਚਾਹੀ। 
ਪੇਖਿ ਕਹਜੋ ਗੁਰੁ ਰਖੋ ਇਹਾਂ ਹੀ। 

ਅਬਿ ਮਮ ਜੋਗ ਰਹੀ ਨਹਿਂ ਏਹੈ। 

ਔਰ ਮੰਗਾਇ ਬਾਂਧ ਹਮ ਲੇਹੈਂ ॥੧੩॥ 
ਕਬੀ ਗੁਰਯਾਈ ਤੂੰ ਭੀ ਪੈ ਹੈਂ। 

ਪੱਗ ਧਰਬੇ ਕੋ ਫਲ ਮਿਲ ਜੈ ਹੈ। 

ਕਰਿ ਇਸ਼ਨਾਨ ਖੇਲ ਬਹੁ ਭਾਤੈਂ। 

ਪੁਰਿ ਮੈਂ ਅਏ ਪੁਨਾ ਬਖਯਾਤੈਂ ॥੧੪॥ 
ਜਬਿ ਗੁਰੁ ਪੁਰਿ ਆਨੰਦ ਫਿਰ ਛੋਰਾ। 
ਤਨ ਦੱਖਨ ਦਿਸ ਤਜਜੋ ਬਹੋਰਾ। 

ਪਾਛੇ ਇਕ ਗੁਰੁਬਖਸ਼ ਫਕੀਰ। 

ਪੁਰਿ ਅਨੰਦ ਸੇਵਤ ਰਹਯੋ ਧੀਰ ॥ ੧੫॥ 
ਧੂਪ ਦੀਪ ਦੇਹਰੇ ਮੈਂ ਕਰੈ। 

ਪੂਜਾ ਲੇਵੈ ਜੋ ਤਹਿਂ ਚਰ੍ਹੇ'। 

ਰਾਇ ਗੁਲਾਬ ਲੋਭ ਵਸ ਪਰ ਕੈ। 

ਦਯੋ ਨਿਕਾਰ ਸਾਧ ਕੋ ਹਰ ਕੈ' ॥੧੬॥ 
ਗੁਰੁ ਗਾਦੀ ਕੀ ਨੌਰ ਸੁਗਨ ਕੈ'। 

ਮੰਜੀ ਪਰ ਬੈਠਯੋ ਗੁਰੁ ਬਨ ਕੈ। 

ਪੂਜਤ ਮੰਨਤ ਰਹੇ ਸਿੱਖ ਤਾਂ ਕੋ। 

ਆਵਣ ਲਗੇ ਰਜਤਪਣ' ਲਾਖੋਂ ॥੧੭॥ 
ਜਬਿ ਲੌ ਜੀਵਯੋ ਕਰੀ ਗੁਰਜਾਈ। 
ਲੈਗਰ ਦੇਤ ਰਹਜੋ ਬਹੁ ਭਾਈ'। 

ਸਾਧ ਸਾਪ' ਤੈ ਸੰਤਤਿ? ਨਾਸੀ। 

ਮੰਜੀ ਰਹੀ ਸੋਢੀਅਨਿ ਪਾਸੀ ॥੧੮॥ 
ਯਾਹੀਂ ਤੈ ਸੰਗਤ ਅਬਿ ਤਾਈਂ। 

ਮਨਤ ਸੋਢੀਅਨ ਕੋ ਤਹਿਂ ਜਾਈ ॥੧੯॥ 





1302 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
ਦੋਹਰਾ: 

ਸਾਖੀ ਰਾਇ ਗੁਲਾਬ ਕੀ, 

ਕਹੀ ਸੁਨੋ ਅਬਿ ਔਰ। 

ਕੀਰਤੀਏ ਸਿਖ ਕਾ ਭਯੋ, 

ਬਾਪ ਰੀਛ ਜਿਸ ਤੌਰ ॥ ੨੦॥ 

ਚੌਪਈ: 

ਇਕ ਦਿਨ ਗੁਰੁ ਢਿਗ ਅਏ ਕਲੈਦਰ'। 'ਰਿੱਛਾਂ ਤੇ ਬਾਂਦਰਾਂ ਨੂੰ ਨਚਾਉਣ ਵਾਲੇ। 
ਰੀਛ ਨਚਾਇ ਦਿਖਾਏ ਬੰਦਰ। 

ਭਾਲਕ' ਬਡੋ ਏਕ ਭਬਕਾਰੇ। 'ਚਿੱਛ। 

ਕੌਤਕ ਬਹੁਧਾ ਤਾਹਿਂ ਦਿਖਾਰੇ ॥੨੧॥ 

ਬਢਯੋ ਹਾਸ ਰਸ ਗੁਰੁ ਮੁਸਕਾਏ। 

ਇਕ ਲਰਕਾ ਗੁਰੁ ਚੌਰ ਝੁਲਾਏ। 

ਕੀਰਤੀਆ ਥਾ ਨਾਮ ਸੁ ਵਾਹੂ। 

ਕਹਸੋ ਗੁਰੂ, ਪਿਖਿ ਰੀਛ ਜੁ ਯਾਹੂ ॥ ੨੨ ॥ 

ਪੂਰਬ ਜਨਮ ਪਿਤਾ ਹੈ ਤੇਰਾ। 

ਸੁਨਿ ਉਨਿ ਪੁਨ ਗੁਰੁ ਪ੍ਰਤਿ ਇਮ ਟੇਰਾ। 

ਰਾਵਰ ਪਿਤਾ ਨੌਮ ਗੁਰੁਦੇਵਾ। 

ਸੇਵ ਉਨੈ ਮੇਵਾ ਲਿਯ ਏਵਾ ॥੨੨॥ 

ਆਪ ਪੂਤ ਉਨਿ, ਸਮੰ ਪੁਰੰਦਰ'। 'ਇੰਦ੍ਹ ਵਾਂਗ। 

ਮੈਂ ਤੁਮ ਸੇਵ ਭਵੋਂਗੇ ਬੰਦਰ। 

ਪਿਤਾ ਰੀਛ, ਸੁਤ ਬੰਦਰ ਭਵੈ। 

ਗੁਰੁ ਸੇਵਾ ਫਲ, ਪਸੁ ਤਨ ਥਵੈ' ॥੨੪॥ 'ਪਸ਼ੂ ਦਾ ਸਰੀਰ ਹੋਵੇਗਾ। 
ਤੌ ਗੁਰਦੇਵ ਸੇਵ ਜੇ ਅਰਥੈਂ'। 'ਜਿਹੜੇ (ਅਰਥੈਂ) ਅਪਣੇ ਭਲੇ ਵਾਸਤੇ (ਕਰਦੇ ਹਨ)। 
ਠੌਰ ਪਰਮਾਰਥ ਹੋਤ ਅਨਰਥੈਂ'। 'ਮੁਕਤੀ ਦੀ ਥਾਂ ਉਪੱਦ੍ਵ ਹੁੰਦਾ ਹੈ। 
ਕਰਤ ਗੁਰੂ ਮਾਨਸ ਤੇ ਦੇਵਾ। 

ਕਹਯੋ ਆਦਿ ਗੁਰੁ ਕੂਰ ਸੁ ਏਵਾ ॥੨੫॥ 

ਸੁਨਿ ਗੁਰੁ ਬੋਲੇ ਸੰਸੇਹਾਰੀ'। 

ਕਾਰਜ ਹੂੈ ਕਾਰਨ ਅਨੁਸਾਰੀ। 

ਆਦਿ ਮੁਯਾਦ ਪ੍ਰਭੂ ਇਹ ਰਾਖੀ। 

ਬੇਦ ਸੰਤ ਸਬ ਦੇਵਤ ਸਾਖੀ' ॥ ੨੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਥਾ ਕਰਮ ਫਲ ਤਥਾ ਭੁਗਾਏ। 

ਭਗਤਨ ਕੇ ਗ੍ਰੰਥਨ ਮੈਂ ਗਾਏ। 

ਸੰਤ ਭਗਤ ਜਿਹ ਦੇਤ ਸਾਪ' ਵਰ। 
ਮੇਟਤ ਸੋ ਭੀ ਨਾਹਿਂ ਆਪ ਹਰਿ ॥੨੭॥ 
ਪੈ ਸੂਲੀ ਤੈ ਸੂਲ' ਬਨੈ ਹੈਂ। 

ਜਾਗੂਤ ਸੂਪਨੇ ਮੱਧ ਭੁਗੈ ਹੈਂ। 

ਤੈਸ ਤੁਮਾਰਾ ਥਾ ਜੋ ਪਿਤਾ। 

ਥਾ ਪੁਸ਼ਾਦ ਬਰਤਾਵਤ ਨਿਤਾ ॥ ੨੮ ॥ 
ਇਕ ਦਿਨ ਇਕ ਗੁਰਮੁਖਿ ਸਿਖ ਆਯੋ। 
ਗਾਡੀ ਭਰਿ ਗੁਰੁ' ਭੇਟਾ ਲਯਾਯੋ। 'ਗੁੜ। (ਅ) ਗੁਰਾਂ ਦੀ। 
ਥਾ ਪ੍ਰਸ਼ਾਦ ਬਰਤ ਤਬਿ ਰਹਜੋ। 

ਤੁਵ ਪਿਤ ਤੈ ਉਨਿ ਲੈਨਾ ਚਹਯੋ ॥ ੨੯॥ 
ਧੂਰ ਭਰਯੋ ਪਿਖਿ ਪਿਤਾ ਤੁਮਾਰੇ। 

ਦਯੋ ਨ ਕੁਣਕਾ ਝਿੜਕਜੋ ਭਾਰੇ। 
ਬਲਿਕੈ ਕਹਯੋ ਅਰੇ ਜਟ ਭੂਛ'। 


ਭਰਯੋ ਧੂਰ ਤਨ ਦਾੜੀ ਮੂਛ ॥ ੨੦ ॥ 


ਬਨਜਯੋ ਰੀਛ ਸੋ ਆਗੈ ਐਹੈਂ। 


ਹਟ ਪਾਛੇ ਕਿ ਨ ਦੂਰ ਬਿਰੈ ਹੈਂ'। 
ਵਹਿ ਸੁਨਿ ਲੱਜਤ ਹੈ ਮਨ ਭੰਗ। 
ਪ੍ਰੇਮ ਸਿਦਕ ਗਾਢੋ ਜਿਹ ਰੰਗ ॥ ੩੧॥ 
ਬ੍ਰੀੜਤ' ਧਰਨੀ ਓਰ ਨਿਹਾਰਾ। 
ਕੁਣਕਾ ਕਿਣਕਾ ਪਰਯੋ ਉਠਾਰਾ। 
ਮੁਖ ਪਾਵਨ ਤੈ ਪਾਵਨ' ਭਯੋ। 

ਤੁਵ ਪਿਤ ਕੋ ਸਰਾਪ ਇਮ ਦਯੋ ॥੩੨॥ 
ਸ਼ਰਧਾ ਧਰਿ ਸਿੱਖ ਕੁਣਕਾ ਚੈਹੈ। 

ਤੂੰ ਭਾਲੂ ਜਯੋਂ ਭਵਕਿ ਡਰੈ ਹੈਂ। 

ਗੁਰੁ ਸਿੱਖੀ ਕਾ ਲੇਸ ਨ ਤੋਂ ਕੋ। 

ਹੋਹੁ ਰੀਛ ਤੂੰ ਕਹਯੋ ਜੁ ਮੋ ਕੋ ॥੨੩॥ 
ਮੋ ਪਿਖਿ ਨਾਕ ਚਢਾਇ ਨਚਜੋ ਜਜੋਂ। 
ਫਟੈ ਨਾਕ ਘਰ ਘਰੈਂ ਨਚੈਂ ਤ੍ਯੋਂ। 


1303 





1304 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਪ ਸਿੱਖ ਕਾ ਬਜਰਥ ਨ ਗਯੋ। 

ਤਨ ਤਜਿ ਪਿਤਾ ਤੋਰ ਰਿਛ ਭਯੋ ॥ ੩੪ ॥ 

ਉੱਤਰ-ਕਾਂਸੀ ਕੇ ਗਿਰ ਮੇਸੈਂ'। 

ਪਕਰਿ ਕਲੌਦਰ ਲਯਾਏ ਏਸੈਂ। 

ਸੁਨਤ ਕਲੌਦਰ ਸਹੀ ਬਖਾਨਾ। 

ਕੀਰਤੀਆ ਗੁਰੁ ਪੈ ਘਿਗਜਾਨਾ' ॥ ੩੫ ॥ 

ਬਿਰਦ ਸੰਭਾਰੋਂ ਯਾਂਹਿ ਉਧਾਰੋ। 

ਸਾਪ ਭਯੋ ਸਚ ਅਬਿ ਛੁਟਕਾਰੋਂ। 

ਕਰੁਣਾਕਰ' ਗੁਰੁ ਕਰੁਨਾ? ਕਰਿ ਕੈ। 'ਕਿਰਪਾ ਦੀ ਖਾਣ। “ਕਿਰਪਾ। 
ਛਿਨਵਾਯੋ ਰਿਛ ਤਿਨ ਤੈ ਬਰ ਕੈ' ॥ ੩੬॥ 'ਜ਼ੋਰ ਨਾਲ ਉਨ੍ਹਾਂ ਤੋਂ ਰਿੱਛ ਖੋਹ ਲਿਆ। 
ਸੀਤ ਦਯੋ ਨਿਜ ਕੁਣਕਾ ਰਿੱਛੈਂ। 

ਖਾਵਤ ਹੀ ਤਨ ਤਜਜੋ ਸੁਇੱਛੈਂ”। ।ਆਪਣੀ ਇੱਛਾ ਨਾਲ। 

ਬਨ ਕੈ ਸੁਰ' ਗੁਰੁ ਸੁਜਸ ਉਚਰ ਕੈ। 'ਦੇਵਤਾ। 

ਗਯੋਂ ਦੇਵਪੁਰਿ ਜਾਨ ਸੁ ਚਰ੍ਹ ਕੈ' ॥੩੭॥ 'ਅਸਵਾਰੀ 'ਤੇ ਚੜ੍ਹ ਕੇ। 

ਪਰ ਜਨ ਪੁਰ ਜਨ ਗੁਰ ਜਨ ਜੇਤੇ'। 'ਜਿਤਨੇ ਪਰਾਏ ਲੋਕ, ਸ਼ਹਿਰ ਦੇ ਲੋਕ ਤੇ ਗੁਰਾਂ ਦੇ ਸੇਵਕ 


ਓਥੇ ਸਨ। 

ਥੇ ਤਹਿਂ, ਪਿਖਿ ਬਿਸਮੇਂ ਭਏ ਤੇਤੇ। 

ਸਹੀ ਸੁਢੇਸ' ਪ੍ਰਮੇਸ ਪਛਾਨਾ। 'ਸੋਢੀਆਂ ਦੇ ਈਸ਼ਰ (ਕਲਗ਼ੀਧਰ) ਜੀ ਨੂੰ। 

ਧੰਨ ਧੰਨ ਗੁਰੁ ਸਬਿਨਿ ਬਖਾਨਾ ॥ ੩੮॥ 

ਬਿੱਤ ਕਲੰਦਰ ਕੋ ਦਿਲਵਯੋ। 

ਵਹਿ ਭੀ ਧਰਿ ਸ਼ਰਧਾ ਸਿੱਖ ਭਯੋ" ॥ ੩੯ ॥ “ਧੱਕੇ ਨਾਲ ਕਲੰਦਰ ਪਾਸੋਂ ਰਿੱਛ ਖੋਹ ਲੈਣਾ ਗੁਰਾਂ ਦੇ ਸੁਭਾਵ 
ਦੇ ਅਨਕੂਲ ਨਹੀਂ ਹੈ। ਸਤਿਗੁਰਾਂ ਨੇ ਰਿੱਛ ਕਲੰਦਰ ਨੂੰ ਉਸ 
ਦੇ ਮੁੱਲ ਤੋਂ ਵੀ ਵੱਧ ਰੁਪਏ ਦੇ ਕੇ ਮੁੱਲ ਖਰੀਦ ਕੇ ਫਿਰ ਉਸ 
ਦਾ ਨਿਸਤਾਰਾ ਕੀਤਾ ਹੈ। ਇਹ ਗੱਲ ਅੱਗੇ ਆ ਕੇ ਸਪੱਸ਼ਟ ਹੋ 
ਜਾਂਦੀ ਹੈ ਜਿੱਥੇ ਕਵੀ ਜੀ ਲਿਖਦੇ ਹਨ-'ਬਿਤ ਕਲੰਦਰ ਕੋ 
ਦਿਲਵਜਯੋ। ਵਹਿ ਭੀ ਧਰਿ ਸ਼ਰਧਾ ਸਿਖ ਭਯੋ'। 

ਦੋਹਰਾ : 

ਕੋਊ ਉਦਾਰ ਨ ਗੁਰੂ ਸਮ, 

ਕਰਨਿ ਸਿੱਖਨਿ ਕਲਯਾਨ। 

ਯਾਂਹੀ ਤੈ ਨਿਤ ਗੁਰੂ ਕੋ, 

ਧਰੈ ਧਜਾਨ ਹਰਿ ਗਿਆਨ ॥੪੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1305 


ਮਰਹਟਾ ਛੰਦ : 

ਯਾ ਬਿਧਿ ਤਾਰਤ ਸਿੱਖਨ ਕੋ ਗੁਰ, 
ਪਾਰਤ ਅਨਿਕ ਪ੍ਰਕਾਰੈਂ। 

ਕੰਦ ਅਨੰਦ' ਚੰਦ ਆਨਿੰਦ”, 
ਜਿਨ ਕੇ ਨਾਮ ਲੀਏ ਤੈ ਛੂਟਤ, 
ਭਵ ਬੰਧਨ ਜਮ ਭਾਰੀ। 

ਕਰਤ ਕਲੋਲ' ਅਮੋਲ ਅਤੋਲੈ, 
ਪਿਖਿ ਸਿਖ ਹੂਂ ਬਲਿਹਾਰੀ ॥੪੧॥ 
ਨਿਤ ਪ੍ਰਤਿ ਸ਼ਸਤ੍ਹ ਬਹੁ ਬਨਵਾਵੈਂ, 
ਸੰਗੂਹਿ' ਕਰਹਿਂ ਅਪਾਰੀ। 
ਕਾਰੀਗਰ ਬਹੁ ਲਜਾਵਤ ਆਯੁਧ, 
ਪਾਵਤ ਧਨ ਵਹਿ ਭਾਰੀ। 

ਸੇਲ, ਸੈਹਥੀ', ਤੋਮਰ?, ਤੁੱਪਕ”, 
ਤੀਰ ਤਰਵਾਵਨ ਜਾਤੈਂ”। 


ਖਪਰੇ ਲੌ' ਅਪਰੇ ਬਹੁ ਭਾਂਤੈਂ?, 
ਪਰਖਤ ਸਬਿ ਬਖਯਾਤੈਂ ॥੪੨॥ 
ਕਰਤ ਅਖੇਰ' ਫੇਰ ਚਢਿ ਕਬਹੀ, 
ਘੇਰ ਘੇਰ ਮਿਗ ਮਾਰੈਂ। 

ਅੱਸੂ ਧਵਾਇ ਘ੍ਿਘਾਇ' ਹਰਾਇ ਸੁ, 


ਮਾਰ ਤਰਵਾਰ ਸੰਘਾਰੈਂ। 

ਲਘਰ' ਝਗਰ ਕੁਰਰੇ ਜੁਰਰੇ ਸਗ”, 
ਸ਼ਿਕਰੇ ਬਾਜ਼ ਅਪਾਰੈਂ। 
ਤਿਨਹਿੰ ਪ੍ੇਰ ਅਖੇਰ ਕਰਾਵੈਂ, 
ਸੀਖੈਂ ਜੈਸ ਸ਼ਿਕਾਰੈਂ ॥੪੩॥ 

ਹਯ ਅਰੂਢ ਬਹੁ ਬਿੱਦਯਾ ਬਿਬਿਧਾ', 


ਸਾਧੈਂ ਸਿਧ ਕਰਾਵੈਂ”। 
ਦੌਰਾਵਨ ਕੋਦਾਵਨ, ਕੁੰਡਲੀ 


'ਅਨੰਦ ਦੇ ਬੱਦਲ। “ਉਸਤਤ ਯੋਗ ਚੰਦੂਮਾ। 
'ਸੁਤੰਤਰ। 


'ਬਰਛੀ। “ਬਰਛਾ। “ਬੰਦੂਕ। 
।ਕਈ ਕਿਸਮਾਂ ਦੀਆਂ। 
ਤੀਰਾਂ ਤੱਕ। “ਹੋਰ ਬਹੁਤ ਤਰ੍ਹਾਂ ਦੇ (ਸ਼ਸਤ੍ਰ )। 


'ਸ਼ਿਕਾਰ। 


'ਜਦ ਉਹ ਘਰਕਣ ਲਗ ਪੈਣ (ਘਰਕਣਾ-ਦਮ ਨਾਲ ਦਮ 
ਨਰਲਣਾ। ) 


'ਬਾਜ ਦੀ ਕਿਸਮ ਦੇ ਸ਼ਿਕਾਰੀ ਪੰਛੀ। 'ਕੁੱਤੇ। 


'ਘੌੜੇ 'ਤੇ ਚੜ੍ਹਨ ਆਦਿ ਅਨੇਕ ਤਰ੍ਹਾਂ ਦੀਆਂ ਬਹੁਤ 
ਵਿੱਦਿਆ। 
।ਆਪ ਕਰਦੇ ਹਨ ਤੇ ਹੋਰਾਂ ਤੋਂ ਕਰਵਾਉਂਦੇ ਹਨ। 





1306 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਵਾਵਨ, ਫੰਧਾਵੈਂ'। 

ਛਾਲ ਬਿਸਾਲ ਅਲਪ ਬੈਠਾਵਨ, 

ਪਾਵਨ ਪੋਈਏ ਚਾਲੈਂ। 

ਫਿਰ ਫਿਰ ਫੇਰਨ ਪ੍ੇਰਨ ਘੇਰਨ, 

ਆਟੇਰਨ ਪਰ ਡਾਲੈਂ! ॥੪੪॥ 'ਅਟੇਰਨ ਉਪਰ ਪਾਉਂਦੇ ਹਨ ਭਾਵ ਅਟੇਰਨ ਵਾਂਗ ਚਲਾਉਂਦੇ 


ਹਨ। 
ਖਰੇ ਹੋਇ ਦੌਰਾਵੈਂ ਉਤਰੈ, 
ਚ਼ਢੈਂ ਸੁ ਕਢੈਂ ਕੁਵਾਇਦ'। 'ਕਵਾਇਦ ਕਰਦੇ ਹਨ (ਕਵਾਇਦ-ਫੌਜੀ ਢੰਗ ਨਾਲ ਕੀਤੀ 
ਜਾਣ ਵਾਲੀ ਕਸਰਤ। ) 
ਫੇਰਤ ਮੁੰਗਲੀ ਮੁਦਗਰ ਦੀਰਘ, 
ਲਕੜੀ ਬਾਜੀ ਜਾਇਦਾ'। ਬਹੁਤੀ ਲਕੜੀ ਦੀ ਖੇਲ। 
ਕੁਸ਼ਤੀ ਮਾਰਤ' ਚੁਸਤੀ ਸੋਂ ਨਿਤ, 'ਘੋਲ ਕਰਦੇ ਹਨ। 
ਸੁਸਤੀ ਸਬਹ ਨਿਕਾਰੈਂ। 
ਕਸਰਤ ਕਰਤ ਕਰਾਵਤ ਸਬਸੈਂ, 
ਸਿਖਰਾਵਤ ਬਿਧਿ ਸਾਰੈਂ ॥੪੫॥ 
ਅਰਿ ਗਣ ਕੌ' ਰਨ ਮੈਂ ਜਿਮ ਜੀਤੈ', 
ਬਿੱਦਯਾ ਸੋ ਬ੍ਰਿਧਾਵੈਂ। 
ਆਪਸ ਮੈਂ ਇਮ ਗਾਵੈਂ। 
ਰੀਤਿ ਪਿਤਾਮੇ ਕੀ' ਗੁਰੁ ਧਾਰੀ, 'ਦਾਦੇ ਦੀ। 
ਘਤੈਂ ਘੋਰ ਘਮਸਾਨੈਂ”। 'ਭਿਆਨਕ ਜੰਗ ਪਾਉਣਗੇ। 
ਫਿਰ ਕਹਿੰ ਸਰਬ ਸ਼ਕਤਿ ਮਤ' ਪ੍ਰਭ ਇਹੁ, 'ਸਾਰੀਆਂ ਸ਼ਕਤੀਆਂ ਵਾਲੇ। 
ਕਿਆ ਕਰਿ ਹੈਂ ਕੋ ਜਾਨੈ ॥੪੬॥ 
ਰੀਝ ਖੀਝ ਆਮੋਘ ਜਿਨੋਂ ਕੀ', ਖ਼ੁਸ਼ੀ ਤੇ ਗੁੱਸਾ ਜਿਨ੍ਹਾਂ ਦਾ ਸਫਲ ਹੈ। 
ਅਘਨ ਬਿਘਨ ਗਨ ਹਾਰੀ'। 'ਬਹੁਤੇ ਪਾਪਾਂ ਤੇ ਬਿਘਨਾਂ ਨੂੰ ਨਾਸ ਕਰਨ ਵਾਲੇ ਹਨ। 
ਰਾਮ ਕ੍ਰਿਸ਼ਨ ਸੇ ਚਰਿਤ ਕਰਤ ਨਿਤ, 
ਗਤਿ ਸਭ ਇਨ ਕੀ ਨਯਾਰੀ। 
ਰੂਪ ਅਨੂਪਮ ਕਾਮ ਕੋਟ ਤੈ', ਕਰੋੜਾਂ ਕਾਮਦੇਵਾਂ ਤੋਂ। 
ਸੁੰਦਰ ਤਨ ਸਭਿ ਭਾਤੈਂ। 
ਅਰੁਨ ਬਰਨ ਜੁਗ ਚਰਨ' ਕਮਲ ਸੇ, 'ਲਾਲਰੰਗ ਦੇ ਦੋਨੋਂ ਚਰਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1307 


ਸਿੱਖਨ ਬਾਂਛਿਤ ਦਾਤੈਂ' ॥੪੭॥ 
ਅੰਗੁਰੀ ਫੂਲ ਪੰਖਰੀ ਪਰ ਨਖ, 
ਹੀਰ ਚੀਰ ਜਨੁ ਰਾਖੇ'। 


ਲਾਲ ਚਰਨ ਕਿਤ ਇੰਦ ਬਧੂਟੀ, 
ਚਾਂਦ ਟੂਕ ਸੇ ਲਾਖੇ'। 

ਪਾਕੇ ਫਲ ਕਰੀਰ ਸਮ ਏਡੀ, 
ਲਾਲ ਬ੍ਰਤਲਾਕਾਰੂ'। 

ਕੋਮਲ ਕੰਜ ਅਰੁਨ ਪੰਖਰੀ ਸੀ, 
ਪੱਬ ਪਾ ਤਰੀ ਚਾਰੂ' ॥੪੮॥ 
ਗੁਲਫ ਸੁਲੱਛਨ ਸਾਰੀ'। 

ਜਾਨੂ ਜੰਘ ਸੁਮਿਲਿ ਕਦਲੀ ਸੀ, 
ਖੰਭੇ ਓਜ ਕਿ ਭਾਰੀ'। 

ਕੇਹਰਿ ਸੀ ਕਟਿ ਉਦਰ ਤ੍ਰਿਵਲੀ, 
ਨਾਭਿ ਗੰਭੀਰ ਉਦਾਰੂ'। 


ਕਠਨ ਕਪਾਟ ਬੱਜੁ ਜਨੁ ਗਾਢੇ, 
ਆਯੁਤ ਛਾਤੀ ਚਾਰੂ' ॥ ੪੯॥ 


ਕੰਬੁ ਕਪੋਤ ਗ੍ਰੀਵ ਸੀਵ ਸੁਖ, 
ਕੰਧ ਕੋਲ ਸੇ ਉੱਨਤ'। 


ਫਲ ਰਸਾਲ ਨੂਤਨ ਤੈ ਚਾਰੂ, 
ਚਿਬੁਕ ਚੁਗਿਰਦੀ ਗੁੱਨਤ'। 


ਬਾਹੁ ਪੁਲੋਬ ਅਲੌਬ ਓਜ ਕੋ, 
ਕਰੀ ਕਰਭ ਕਰ ਕੈਸੀ'। 


'ਮਨ ਇੱਛਤ ਫਲ ਦੇਣ ਵਾਲੇ। 
ਵੀ ਲੀ 
ਜਾਣੋਂ ਹੀਰੇ ਚੀਰ ਕੇਰੱਖੇ ਹਨ। 


'ਲਾਲ ਚਰਨ ਹਨ ਜਾਂ ਚੀਚ ਵਹੁਟੀਆਂ ਹਨ ਜਾਂ ਚੰਦ ਦੇ ਟੁਕੜੇ 
ਲਗਦੇ ਹਨ। 


'ਅੱਡੀ ਕਰੀਰ ਦੇ ਪੱਕੇ ਫਲ ਵਾਂਗ ਲਾਲ ਤੇ ਗੋਲ ਹੈ। 


'ਕੰਵਲ ਦੀ ਕੋਮਲ, ਲਾਲ ਪੰਖੜੀ ਵਰਗੀ ਸੁੰਦਰ ਪੱਬ ਤੇ ਪੈਰ 
ਦੀ ਤਲੀ ਹੈ। 

ਪੈਰ ਦਾ ਉੱਪਰਲਾ ਹਿੱਸਾ ਕੱਛੂ ਦੀ ਪਿੱਠ ਵਰਗਾ ਮਜ਼ਬੂਤ ਹੈ 
ਅਤੇ ਗਿੱਟੇ ਸਾਰੇ ਚੰਗੇ ਲੱਛਣਾਂ ਵਾਲੇ ਹਨ। 

ਗੋਡੇ ਤੇ ਲੱਤਾਂ ਕੇਲੇ ਵਾਂਗ ਮਿਲਵੀਆਂ ਹਨ ਜਾਂ ਬਹੁਤੇ ਬਲ ਦੇ 
ਥੰਮ੍ਹ ਹਨ। 

'ਸ਼ੇਰ ਵਰਗੀ ਲੱਕ, ਪੇਟ 'ਚ ਤਿੰਨ ਵਲ, ਧੁੰਨੀ ਬਹੁਤੀ ਡੂੰਘੀ 
ਹੈ। 


'ਚੌੜੀ ਤੇ ਸੁੰਦਰ ਛਾਤੀ ਜਾਣੋ ਸਖ਼ਤ ਬੱਜਰ ਦੇ ਮਜ਼ਬੂਤ ਤਖ਼ਤੇ 
ਹਨ। 


ਸੰਖ ਤੇ ਕਬੂਤਰ ਵਰਗੀ ਧੌਣ ਸੁਖਾਂ ਦੀ ਹੱਦ ਹੈ ਅਤੇ ਮੋਢੇ 
ਸੂਰ ਵਾਂਗ ਉੱਚੇ ਹਨ। 

ਅੰਬ ਦੇ ਨਵੇਂ ਫਲ ਤੋਂ ਸੁੰਦਰ ਤੇ ਚਹੁੰ ਪਾਸਿਆਂ ਤੋਂ ਗੁੰਦੀ 
ਹੋਈ ਠੋਡੀ ਹੈ। 

'ਬਾਹਾਂ ਬਹੁਤੀਆਂ ਲੰਬੀਆਂ ਹਾਥੀ ਦੇ ਬੱਚੇ ਦੀ ਸੁੰਡ ਵਰਗੀਆਂ 
ਬਲ ਦਾ ਆਸਰਾ ਹਨ। 





1308 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਿਪਤ ਪੁਚੰਡ ਅਖੰਡ ਦੰਡ ਭੁਜ, 
ਬੱਜੂ ਖੰਡ ਜਨੁ ਜੈਸੀ' ॥੫੦॥ 
ਰਮਾ ਕੰਜ ਤੈ ਮੰਜ ਕਮਲ ਕਰ, 
ਦਾਨ ਮਾਨ ਦਾ ਰੱਖਕ'। 

ਅਧਰ ਅਰੁਨ ਰਦ ਹੀਰ ਪਾਂਤ ਜਨ, 
ਸੰਪੁਟ ਬਿੰਦੂਮ ਲੱਖਕ'। 
ਮੁਸਕਾਵਤ ਦਮਕਤ' ਦਿਖਰਾਵਤ, 
ਬਿੰਬਨ ਮੈਂ ਜਨੁ ਕਲੀਆਂ'। 

ਤਿਲ ਪਰਸੂਨ ਕੀਰਨ ਤੈ ਅਧਿਕੈ, 
ਸੋਂਹਿ ਨਾਸਕਾਂ ਭਲੀਆਂ' ॥੫੧॥ 
ਸੁਠ ਕਪੋਲ ਜਨੁ ਮੁਕਰ ਮਦਨ ਕੇ, 
ਕੁੰਡਲ ਕਲਿਤ ਸੁ ਝਲਕੈਂ”। 


ਡੋਲਤ ਰਤਨ ਜਰਾਵ ਜਰੇ ਬਡ, 
ਸਸਿ ਪਰ ਰਵਿ ਜਨੁ ਢਲਕੈਂ”। 


ਕਮਲ ਪ੍ਰਫੁੱਲਤ ਦੁਤਿ ਮੁਖ ਮੰਡਲ, 
ਚੰਦ ਅਮੰਦ ਕਿ ਆਹੀ'। 


ਮਧੁਰ ਮਧੁਰ ਧੁਨਿ ਘਨ ਸੀ ਬਾਨੀ, 
ਦਾਨੀ ਸੁਖਦ ਮਹਾਂਹੀਂ' ॥੫੨ ॥ 


ਕਰੁਨਾ ਭਰੇ ਕਮਲ ਪਖਰੀ ਸੇ, 
ਦ੍ਰਿਗ ਕਟਾਛ ਬਿਨ ਅੰਜਨ'। 


ਕਾਰੀਗਰ ਕਟਾਰ ਜਨੁ ਮਾਂਜੇ, 
ਖੰਜਨ ਮ੍ਰਿਗ ਮਦ ਭੰਜਨਾ। 


ਲਾਜ ਜਹਾਜ ਰਸੀਲੇ ਚੰਚਲ, 


'ਜਾਣੋ ਬੱਜਰ ਦੇ ਟੁਕੜਿਆਂ ਵਰਗੇ ਡੌਲੇ ਲਗਾਤਾਰ ਤਿੱਖੇ 
ਚਮਕਦੇ ਹਨ। 


'ਲੱਛਮੀ ਤੇ ਕੰਵਲ ਤੋਂ ਉੱਜਲ ਹੱਥ ਕੰਵਲ, ਦਾਨ ਤੇ ਮਾਣ 
ਦੇਣ ਵਾਲੇ ਤੇ ਰਾਖੇ ਹਨ। 


'ਬੁੱਲ੍ਹ ਲਾਲ ਤੇ ਦੰਦ ਜਾਣੋ ਹੀਰਿਆਂ ਦੀ ਪੰਗਤੀ ਹੈ (ਮੁਖ) 
ਮੂੰਗਿਆਂ ਦਾ ਡੱਬਾ ਜਾਣੀਦਾ ਹੈ। 

'ਚਮਕਦੇ। 

ਜਾਣੋ ਕੁੰਦਰ ਫਲਾਂ ਵਿੱਚ ਕਲੀਆਂ ਹਨ (ਬਿੰਬ-ਰਕਤ ਫਲ, 
ਕੁੰਦਰ ਫਲ, ਜੋ ਲਾਲਰੰਗ ਦਾ ਹੁੰਦਾ ਹੈ। ) 


'ਤਿਲਾਂ ਦੇ ਫੁੱਲ ਤੇ ਤੋਤੇ ਨਾਲੋਂ ਵੀ ਨਾਸਾਂ ਬਹੁਤੀਆਂ ਚੰਗੀਆਂ 
ਸੋਂਹਦੀਆਂ ਹਨ। 


'ਸੁੰਦਰ ਗੱਲ੍ਹਾਂ ਜਾਣੋ ਕਾਮ ਦੇ ਸ਼ੀਸ਼ੇ ਹਨ (ਜਿਨ੍ਹਾਂ ਉੱਪਰ) 
ਸੁੰਦਰ ਕੁੰਡਲ ਚਮਕਦੇ ਹਨ। 


'ਵੱਡੇਰਤਨਾਂ ਨਾਲ ਜੜਾਊ ਜੜੇ (ਕੁੰਡਲ ਗੱਲ੍ਹਾਂ ਤੇ ਐਉਂ 
ਹਿਲਦੇ ਹਨ) ਜਾਣੋ ਚੰਦ ਉੱਤੇ (ਦੋ) ਸੂਰਜ ਲਟਕ ਰਹੇ ਹਨ। 
'ਗੋਲ ਮੁਖ ਦੀ ਸੋਭਾ ਖਿੜੇ ਹੋਏ ਕੰਵਲ ਵਰਗੀ ਹੈ ਜਾਂ ਉੱਜਲ 
ਚੰਦ੍ਰਮਾ ਹੈ। 

ਮਿੱਠੀ ਮਿੱਠੀ ਬਾਣੀ ਦੀ ਧੁਨੀ ਬੱਦਲ ਵਰਗੀ ਹੈ ਜੋ ਬਹੁਤੇ 
ਸੁਖ ਦੇਣ ਵਾਲੀ ਹੈ। 


'ਸੁਰਮੇ ਤੋਂ ਬਿਨਾਂ ਕਿਰਪਾ ਭਰੇ ਨੇਤ੍ਰਾਂ ਦੇ ਕਟਾਖ ਕੰਵਲ ਦੀਆਂ 
ਪੰਖੜੀਆਂ ਵਰਗੇ ਹਨ। 


'ਜਾਣੌ ਕਾਰੀਗਰ ਦੇ ਕਟਾਰ ਮਾਂਜੇ ਹੋਏ ਹਨ ਜਿਹੜੇ ਮਮੋਲੇ ਤੇ 
ਹਰਨ ਦੇ ਹੰਕਾਰ ਨੂੰ ਭੰਨਣ ਵਾਲੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1309 


ਦ੍ਰਿਗ-ਅੰਚਲਰਸ ਬਰਸਤ'। 


ਭ੍ਹਿਕੁਟੀ ਕੁਟਿਲ ਕਮਾਲ ਕਾਮ ਕਿਤ, 
ਜਿਸ ਪਰ ਤਨਤ ਸੁ ਝਰਸਤ' ॥ ੫੨॥ 


ਭਾਲ ਬਿਸਾਲ ਭਰਯੋ ਭਲ ਭਾਗੈ, 
ਮੇਚਕ ਕਚ ਚਮਕੀਲੇ'। 


ਸੀਸ ਨੀਕ ਉਸਨੀਕ' ਸੁਹਾਵਤ, 
ਕਲਗੀ ਜਿਗਾ ਸਮੀਲੇ'। 
ਜਬਰ ਜੋਤਿ ਜਗਮਗਤ ਜਵਾਹਰ, 


ਐਸੋ ਕੋ ਨਰ ਨਾਰਿ ਅਭਾਗੀ, 

ਜੋ ਪਿਖਿ ਕਰ ਨਹਿ ਮੋਹੈਂ ॥੫੪॥ 
ਬਸਤ੍ਰ ਸ਼ਸਤੁ ਸਜੇ ਸਮੀਲੇ', 

ਕੰਧ ਧਨੁਖ ਸਰ ਕਰ ਹੈੱ”। 

ਥਿਰੇ ਸਿੰਘਾਸਨ ਬੀਰਾਸਨ ਗੁਰੁ, 
ਦਾਸਨਿ ਆਸਨ ਭਰ ਹੈਂ”। 

ਉਕਤ' ਸਰੂਪ ਭੂਪ ਭੂਪਨ ਗੁਰੁ, 
ਸੁੰਦਰ ਰੂਪ ਅਤਨ ਤੈ'। 

ਹਰਿ ਗਯਾਨ ਧਰਿ ਧਯਾਨ ਰਿਦੈ, 

ਭਵ ਪਰ ਹੈਂ! ਬਿਨਾ ਜਤਨ ਤੈ ॥੫੫॥ 


ਤੈ ਉਮਗਾਈ'। 
ਕਿਛ ਬਲਖ ਬੁਖਾਰੇ ਵਾਰੀ। 
ਕਾਗਾਨੀ' ਅਰ ਕੰਧਾਰੀ ॥੫੬॥ 
ਬਹੁ ਸਿੰਧੀ ਕੱਛੀ ਆਨੀ'। 
ਬਾਲੂਚੇ ਰੇਗਸਤਾਨੀ'। 
ਜਿਨ ਸੰਗ ਮਸੰਦ ਦਿਆਲਾ। 


'ਬਹੁਤ ਸ਼ਰਮੀਲੇਰਸ ਵਾਲੇ ਤੇ ਚੰਚਲ ਨੇਤ੍ਰਾਂ ਦੀਆਂ ਪਲਕਾਂ 
ਪਿਆਰ ਦੀ ਬਰਖਾ ਕਰਦੀਆਂ ਹਨ। 


ਟੇਢੇ ਭ੍ੁਵੱਟੇ ਕਿਤੇ ਕਾਮ ਦੀਆਂ ਕਮਾਣਾਂ ਹਨ ਜਿਸ ਉੱਪਰ 
ਤਣਦੇ ਹਨ ਉਹ ਝੜ ਜਾਂਦਾ ਹੈ। 


ਚੌੜਾ ਮੱਥਾ ਚੰਗੇ ਭਾਗਾਂ ਨਾਲ ਭਰਿਆ ਹੋਇਆ ਹੈ, ਕਾਲੇ ਤੇ 


ਚਮਕੀਲੇ ਕੇਸ ਹਨ। 
'ਦਸਤਾਰ। 


'ਮਿਲੀ ਹੋਈ। 


'ਜਵਾਹਰਾਤਾਂ ਦੀ ਭਾਰੀ ਜੋਤ ਪ੍ਰਕਾਸ਼ ਰਹੀ ਹੈ, ਸਜੇ ਹੋਏ 
ਗਹਿਣੇ ਸੋਂਹਦੇ ਹਨ। 


'ਮਿਲਵੇਂ। 

ਮੋਢੇ ਤੇ ਧਨੁਖ ਤੇ ਹੱਥ 'ਚ ਤੀਰ ਹਨ। 
'ਆਸਾਂ ਪੂਰੀਆਂ ਕਰਦੇ ਹਨ। 

'ਉੱਪਰ ਕਿਹਾ ਹੋਇਆ। 

ਕਾਮ ਤੋਂ। 


'ਸੰਸਾਰ (ਸਮੁੰਦਰ) ਤੋਂ ਪਾਰ ਹੋ ਜਾਵੇਂਗਾ। 


'ਉੱਛਲ ਕੇ। 


'ਕਾਗਾਨ ਸ਼ਹਿਰ ਦੀ। 
'ਕੱਛ ਦੇਸ਼ ਦੀ ਆਈ। 
'ਬਿਲੋਚਸਤਾਨ ਦੇ ਰੇਤਲੇ ਇਲਾਕੇ ਦੀ। 





1310 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਤਿ ਪ੍ਰੇਮੀ ਸਿਦਕੀ ਲਾਲਾ' ॥੫੭॥ 
ਨਿਜ ਭਾਲ ਗੁਰੱਗੂ ਰਗਰਾ'। 

ਧਰਿ ਭੇਟਾ ਮੇਟਾ ਝਗਰਾ। 

ਗੁਰੁ ਦਰਸ਼ਨ ਸਬ ਨੇ ਪਾਏ। 
ਅੰਬਾਰ ਅਕੋਰਨਿ' ਲਾਏ ॥੫੮॥ 
ਕਾਗਾਨੀ ਦਏ ਗਲੀਚੇ। 

ਤੋਫੇ ਆਮੋਲਕ ਸੀਚੇ'। 

ਥੀ ਇੱਛਾ ਜਿਸ ਕੀ ਜੈਸੀ। 

ਗੁਰੁ ਪੂਰੀ ਕੀਨੀ ਤੈਸੀ ॥੫੯॥ 
ਨਿਤ ਸਭਾ ਬੀਚ ਚਲਿ ਆਵੈਂ। 
ਲੈਗਰ ਤੈ ਭੋਜਨ ਪਾਵੈਂ। 

ਇਕ ਦਿਵਸ ਦਿਆਲਾ ਬੋਲਾ। 
ਇਕ ਡੇਰਾ' ਪਿਖਯੋ ਅਮੋਲਾ ॥੬੦॥ 
ਪੁਭ ਜੀ ਪਸ਼ਮੀਨੇ ਕੇਰਾ। 

ਹਿਤ ਨੌਰੰਗ ਬਨਯੋ ਬਡੇਰਾ। 

ਅਸ ਬੀਰ ਧੀਰ ਜਗਿ ਕੋ ਹੈ। 

ਜੋ ਪੇਖ ਨ ਤਿਸ ਕੋ ਮੋਹੈ ॥੬੧॥ 
ਢਾਈ ਲਖ ਲਗਜੋ ਰੁਪੱਯਾ। 

ਮੈਂ ਚੈਹੋਂ ਵੈਸੋ ਕੱਯਾ'। 

ਜੇ ਆਗਜਾ ਹੂ ਬਨਵਾਵੋਂ। 

ਲੈ ਕਾਰ ਭੇਟ ਖਰਚਾਵੋਂ ॥ ੬੨ ॥ 
ਕਾਰੀਗਰ ਕਾਬਲ ਭਾਰੇ। 
ਕਸਬੀ' ਇਸ ਇਲਮ ਮਝਾਰੇ। 
ਸੋਢੀਸ' ਕਹਯੋ ਤਬਿ ਐਸੇ। 
ਤੁਮਹੂੰ ਬਨਵਾਵੋ ਵੈਸੇ ॥੬੨॥ 
ਗੁਰੁ ਘਰ ਮੈਂ ਕਜਾ ਪਰਵਾਹੈ। 
ਤਿਸ ਤੈ ਭੀ ਨੀਕ ਬਨਾਹੈਂ। 

ਯੁਤ ਸੰਗਤਿ ਲਈ ਬਿਦਾਈ। 
ਦਸਤਾਰ ਗੁਰੂ ਤੈ ਪਾਈ ॥੬੪॥ 
ਜਬ ਕਾਬਲ ਜਾਇ ਪਹੂਚਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਗਜਯੋ ਬਨਵਾਵਨ ਸੂਚਾ'। 
ਇਕ ਸਾਲ ਵੀਚ ਕਰ ਤਯਾਰੈਂ। 


ਲਯਾਯੋ ਪੁਰਿ ਅਨੰਦ ਮਝਾਰੈਂ ॥੬੫॥ 


ਸੰਗਤ ਤਿਸ ਸੰਗੇ ਔਰੈਂ। 

ਉਨਿ ਦੇਸਨ ਕੀ ਅਤਿ ਗੋਰੈਂ। 
ਗੁਰੁ ਦਰਸ਼ਨ ਕਰਿ ਧਰਿ ਭੇਟਾ। 
ਉਨਿ ਪਰਮਾਨੰਦ ਸਮੇਟਾ' ॥੬੬॥ 
ਸੋ ਤੰਬੂ ਗੁਰ ਲਗਵਾਯੋ। 

ਸਕਨਾਤ ਬਿਤਾਨ' ਤਨਾਯੋ। 
ਕਾਲੀਚਨਿ' ਫਰਸ਼ ਕਰਾਏ। 

ਜੋ ਉਸ ਹੀ ਦਿਸ ਤੇ ਆਏ ॥੬੭॥ 
ਬਡ ਉੱਛਵ ਮੇਲਾ ਹੋਵਾ। 

ਜਬਿ ਜਾਇ ਗੁਰੂ ਸੋ ਜੋਵਾ'। 

ਗੁਰੁ ਸ਼ਲਕ' ਕਰਾਈ ਭਾਰੇ। 
ਬੁਤਯੋ ਪੰਚਾਮ੍ਰਿਤ' ਸਾਰੇ ॥੬੮॥ 
ਤਿਸ ਮੈਂ ਗੁਰੁ ਸਭਾ ਲਗਾਈ। 
ਪਿਖਿ ਸਬ ਕੀ ਬੁਧਿ ਬਿਸਮਾਈ। 
ਗੁਲਕਾਰੀ ਬਾਗ ਮਨਿੰਦੈ”। 

ਫਲ ਫੂਲਰਚੇ ਦਲ ਬ੍ਰਿੰਦੈਂ' ॥੬੯॥ 
ਝਾਲਰ ਝਿਲਮਿਲ ਝੁਲਕੰਤੀ'। 
ਵਿਚ ਮੁਕਤਾ ਲਰੀ' ਸੁਹੰਤੀ। 
ਚਾਮੀਕਰ ਚਾਂਦੀ ਕੇਰੀ'। 

ਬਡ ਚੋਬੈਂ ਚਿੱਤ੍ਰਤ ਹੇਰੀ' ॥। ੭੦॥ 
ਕਲਧੌਤ' ਕਲਸ ਬਹੁ ਲਸ਼ਕੈ। 
ਚਪਲਾ ਜਨੁ ਚਹੁੰਘਾ ਚਮਕੈ'। 
ਧਨ ਲਾਗਯੋ ਲਾਖ ਅਢਾਈ। 


ਜਿਹ ਸਮ ਨਹਿਂ ਅਨਤ ਕਿਥਾਈ' ॥ ੭੧॥ 


ਪਿਖਿ ਸਤਿਗੁਰੁ ਅਤਿ ਖੁਸ਼ ਹੋਏ। 
ਸੰਗਤ ਕੇ ਦੁਖ ਸਭਿ ਖੋਏ। 
ਜਿਨ ਜਿਨ ਕਾ ਧਨ ਬਹੁ ਲਾਗਾ। 


(ਸੂਈ ਨਾਲ) ਬਾਗ਼ ਵਾਂਗ ਫੁੱਲ ਕੱਢੇ ਹਨ। 
'ਬਹੁਤੇ ਫਲ ਫੁਲ ਤੇ ਪੱਤੇ ਬਣਾਏ ਹੋਏ ਹਨ। 
'ਝਾਲਰ ਚਮਕ ਦਮਕ ਨਾਲ ਝੂਲ ਰਹੀ ਹੈ। 
'ਮੋਤੀਆਂ ਦੀ ਲੜੀ। 

'ਸੋਨੇ ਤੇ ਚਾਂਦੀ ਦੀਆਂ। 
'ਚਿਤ੍ਰੀਆਂ ਹੋਈਆਂ ਦੇਖੀਆਂ। 

'ਸੋਨੇ ਦਾ। 

'ਜਾਣੋ ਬਿਜਲੀ ਚਹੁੰ ਪਾਸੀਂ ਚਮਕਦੀ ਹੈ। 


'ਹੋਰ ਕਿਸੇ ਥਾਂ। 


1311 





1312 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਕਿਯ ਤਿਨ ਕੋ ਬਡ ਭਾਗਾ ॥ ੭੨ ॥ 

ਦੈ ਖੁਸ਼ੀ ਨਿਹਾਲ ਸੁ ਕੀਨੇ। 

ਬਖਸ਼ੇ ਫਲ ਚਾਰੁ ਰੰਗੀਨੇ'। 

ਇਹੁ ਖਬਰ ਗਿਰੀਸੈਂ! ਪਾਏ। 

ਹਿਤ ਪੇਖਨ ਸਚਵ' ਪਠਾਏ ॥ ੭੩ ॥ 

ਸੁਨਿ ਮਹਿਮਾ ਡੇਰੇ ਕੇਰੀ'। 

ਸਬਿ ਤੱਜਬ ਹੋਹਿਂ ਬਧੇਰੀ। 

ਜਸ ਦੇਸ ਦੇਸ ਮੈਂ ਫੈਲਾ। 

ਸਮ ਗੰਗਾ ਜਲੈਂ ਅਮੈਲਾ' ॥ ੭੪॥ 

ਦੋਹਰਾ: 

ਇਕ ਦਿਨ ਬਡ ਸੰਗਤਿ ਅਈ, 

ਭੇਟਾ ਦਈ ਅਪਾਰ। 

ਜਾਤਿ ਸਰੀਣ ਉਦਾਰ ॥ ੭੫॥ 

ਚੌਪਈ: 

ਪਰਯੋ ਪਗਨ ਪਾਵਨ ਪਰ' ਆਏ। 

ਪਰਮ ਪਰੀਤਿ ਪਗਯੋ' ਇਮ ਗਾਏ। 

ਸੀ ਸਤਿਗੁਰੁ ਸਾਚੇ ਅਵਤਾਰੀ। 

ਪਤਿਤਨਿ ਪਾਵਨ ਕਰਤ ਮੁਰਾਰੀ । ੭੬ ॥ 

ਦੀਨ ਬੰਧ ਮਮ ਕੰਨਯਾ ਧੰਨਯਾ'। 'ਧੰਨਤਾ ਜੋਗ। 

ਸੀਲ ਰੁਪ ਗੁਨ ਨਿਧਿ ਆਨੰਨਯਾ'। 'ਸੁਭਾਊ ਰੂਪ ਤੇ ਗੁਣਾਂ ਦੀ ਨਿਧੀ ਹੈ ਜਿਸ ਵਰਗੀ ਹੋਰ ਕੋਈ 
ਲੂ ਨਹੀਂ। 

ਜਬਿ ਤੇ ਜਨਮੀ ਮੈਂ ਦਿਢ ਲਾਖੀ'। 'ਚੰਗੀ ਤਰ੍ਹਾਂ ਜਾਣੀ ਹੈ। 

ਦੇਵੀ ਰੂਪ ਜੋਗ ਤੁਵ ਰਾਖੀ ॥ ੭੭॥ 

ਨਹ ਧਨ ਮਮ ਘਰ ਤੁਮ ਸਥਿ ਗਯਾਨੀ'। 'ਜਾਣਦੇ ਹੋ। 

ਲਯਾਯੋ ਇਹਾਂ ਇਹੀ ਦਿਢ ਜਾਨੀ। 

ਨਿਜ ਸੇਵਾ ਹਿਤ ਦਾਸੀ ਕੀਜੈ। 

ਸਰਨ ਪਰੇ ਕੀ ਲਾਜ ਰਖੀਜੈ ॥ ੭੮ ॥ 

ਕੁਲ ਲੋਗਨ ਕੀ ਲਾਜ ਲਪੇਟਯੋ'। 

ਆਇ ਪਦਮ ਪਦਰਾਵਰ ਭੇਟਸੋ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ] 


ਸੁਨਿ ਸਤਿਗੁਰੁ ਤਿਹ ਧੀਰ ਧਰਾਯੋ। 
ਡੇਰਾ ਭਲੀ ਨੌਰ ਕਰਵਾਯੋ ॥ ੭੯ ॥ 
ਸੁਧ ਸੀ ਮਾਤਾ ਪਾਸ ਪਠਾਈ। 
ਮਾਤ ਹਰਖ ਹਿਯ ਬਟੀ ਬਧਾਈ'। 
ਸਾਹਾ ਤੁਰਤਹਿ ਲਯੋ ਸੁਧਾਈ'"। 


ਸਥੈ ਸਮੱਗਰੀ ਤਜਾਰ ਕਰਾਈ ॥ ੮੦॥ 
ਰੀਤ ਬੇਦ ਕੁਲ ਕਰਿ ਸਬਿ ਭਾਏ। 
ਸਤਿਗੁਰੁ ਕੋ ਫੇਰੇ ਫਿਰਵਾਏ। 

ਬਜੇ ਸ਼ਧਾਨੇ' ਮੰਗਲ ਗਾਏ। 

ਆਨੰਦ ਰਹਾ ਅਨੌਦ ਪੁਰਿ ਛਾਏ ॥੮੧॥ 
ਸਸਿ ਬਦਨੀ ਪਿਕ ਬੈਨੀ ਭਾਮਨਿ'। 
ਮ੍ਰਿਗ ਨੈਨੀ ਗਜ ਗਾਮਨ ਗਾਵਨਿ'। 
ਮ੍ਰਿਦੁਲ ਮਧੁਰ ਸੂਰ ਮਦਨ ਜਗਾਵਨਿ'। 
ਜੋ ਸੁਨਿ ਸਾਵਨ ਮੇਘ ਲਜਾਵਨਿ ॥੮੨॥ 
ਲੈ ਦੁਲਹਨਿ ਦੁਲਹਾ' ਜਬਿ ਆਏ। 

ਜੁਰੀ ਦ੍ਰਾਰ ਪਰ ਤਿਯ ਸਮੁਦਾਏ। 

ਰੋਕੋ ਗੁਰੂ ਪੌਰ ਪਰ' ਘਰ ਕੀ। 

ਕਰੀ ਆਰਤੀ ਆਰਤ ਹਰ ਕੀ' ॥੮੩॥ 
ਵਾਰੀ ਵਾਰ' ਮਾਤ ਤਬਿ ਪੀਓ। 

ਆਨੰਦ ਉਮਕ ਚਲਜੋ' ਭਰਿ ਹੀਓ। 

ਅਤੀ ਸੁੰਦੀ ਨਾਮ ਸੁੰਦੀ। 

ਜਨੁ ਗੁਨ ਮਨ ਯੂਤ ਕੁੰਦਨ ਮੁੰਦੀ' ॥੮੪॥ 
ਖਾਨਰੂਪ ਗੁਨ ਨੁਖਾ ਨਿਹਾਰੀ'। 

ਰਮਾ ਦੁਤੀ ਸੁਤ ਸਹੀ ਮੁਰਾਰੀ'। 


ਜੋਰੀ ਜੁਰੀ ਉਦਾਰ ਅਪਾਰੀ। 
ਹੇਰ ਨਾਰਿ ਨਰ ਹੂੈਂ ਬਲਿਹਾਰੀ ॥। ੮੫॥ 
ਬਦਨ ਸਦਨ ਸੁਖ ਕਦਨ ਮਦਨ ਮਦ'। 


ਮਾਤਾ ਜੀ ਨੇ ਹਿਰਦੇ 'ਚ ਖ਼ੁਸ਼ ਹੋ ਕੇ ਵਧਾਈ ਵੰਡੀ। 

'ਸਾਹੇ ਦਾ ਦਿਨ ਵਿਚਾਰ ਕੇ ਮੁਕੱਰਰ ਕਰ ਲਿਆ। “ਸਾਹਾ 
ਸੁਧਾਉਣ ਬਾਰੇ ਦੇਖੋ ਬਿਸ੍ਰਾਮ ੧੨ ਦੇ ਅੰਕ ੯ ਦੇ " ਨਿਸ਼ਾਨ 
ਦੀ ਪੈਰ ਟੂਕ। 


'ਖ਼ੁਸ਼ੀ ਦੇ ਵਾਜੇ। 


ਚੰਦ ਮੁਖੀ ਤੇ ਕੋਇਲ ਕੰਠੀ ਇਸਤ੍ਰੀਆਂ। 
'ਹਰਨ ਅੱਖੀਆਂ ਤੇ ਹਾਥੀ ਚਾਲ ਵਾਲੀਆਂ ਗਾਉਂਦੀਆਂ ਹਨ। 
'ਕੋਮਲ ਤੇ ਮਿੱਠੀ ਆਵਾਜ਼ ਨਾਲ ਕਾਮ ਜਗਾਉਂਦੀਆਂ ਹਨ। 


'ਲਾੜੀ ਨੂੰ ਲਾੜਾ ਲੈ ਕੇ। 


'ਦਰਵਾਜ਼ੇ ਉੱਪਰ। 

ਦੁਖਾਂ ਨੂੰ ਮੇਟਣ ਵਾਲੇ (ਗੁਰਾਂ) ਦੀ। 

ਪਾਣੀ ਵਾਰ ਕੇ। 

'ਉੱਛਲ ਚੱਲਿਆ। 

'ਜਾਣੌ ਗੁਣਾਂ ਰੂਪ ਮਣੀਆਂ ਸਹਿਤ ਸੋਨੇ ਦੀ ਮੁੰਦੀ ਹੈ। 
'ਰੂਪ ਤੇ ਗੁਣਾਂ ਦੀ ਖਾਣ ਨੂੰਹ ਵੇਖੀ। 


'ਮਾਤਾ ਸੁੰਦਰੀ ਦੂਜੀ ਲਛਮੀ ਹੈ ਤੇ ਪੁੱਤਰ ਕਲਗ਼ੀਧਰ ਠੀਕ 
ਵਿਸ਼ਨੂੰ ਹੈ। 


'ਮੁਖ ਸੁਖਾਂ ਦਾ ਘਰ ਤੇ ਕਾਮ ਦੇ ਹੰਕਾਰ ਨੂੰ ਕੱਟਣ ਵਾਲਾ ਹੈ। 





1314 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਿਖਿ ਲਹਿੰ ਮੁਦ ਜਿਮ ਸੰਤ ਪਰਮ ਪਦ'। 


ਕਰ ਸੁ ਸਗਨ' ਇਕਠੇ ਬੈਠਾਏ। 
ਸਚੀ' ਇੰਦੂ ਸਮ ਸੋਹਿਂ ਮਹਾਏ ॥੮੬॥ 
ਪੁਨ ਕੰਗਨਾ ਮਿਲਿ ਸਬਿਨਿ ਖਿਲਾਏ”। 


ਹਾਸ ਬਿਲਾਸ ਕੀਨ ਮਨ ਭਾਏ। 

ਅਤਿ ਉਤਸ਼ਾਹਿ ਬਯਾਹਿ ਮੈਂ ਥਾਵਾ'। 

ਵਾਹਿ ਵਾਹਿ ਸਬ ਕਾਂਹਿ ਅਲਾਵਾ' ॥੮੭॥ 
ਸੀ ਜੀਤੋ ਜੀ ਬਡੀ ਸਮਾਨੀ'। 


ਉਭੈ ਸਨੁਖਾ' ਪੂਤ ਸਮੁੱਥੈਂ। 

ਹੇਰਿ ਮਾਤ ਮੁਦ ਲਹਿਤ ਅਕੱਥੈਂ' ॥੮੮ ॥ 
ਚਹਿਲ ਪਹਿਲ ਰਹਿ ਸਹਿਲੈਂ ਮਹਿਲੈ”। 
ਅਹਿਲ ਗੁਰੂ ਗੁਨ ਗਹਿਲ ਅਕਹਿ ਲੈਂ'। 


ਕਰਤਾ ਭਰਤਾ ਹਰਤਾ ਭਰਤੈ'। 


ਲਖਿ ਦਿਢ ਉਭੈ ਸ਼ੁਭੈ ਬਿਨ ਬਰਤੈਂ' ॥੮੯॥ 
ਅਤਿ ਸ਼ਰਧਾ ਯੁਤ ਸੇਵ ਕਮੈ ਹੈਂ। 

ਆਨ ਤਿਯਨ ਸਮਰਸ਼ਕ ਨ ਕੈਹੈਂ”। 

ਅਤਿ ਉੱਤਮ ਪ੍ਰਤਿਬ੍ਰਤਾ ਕੇਰੇ। 

ਧਾਰੇ ਧਰਮ ਸੁ ਦੁਹਿਨ ਬਧੇਰੇ ॥ ੯੦॥ 
ਧਰੇ ਪਸਾਰ ਅਤਿ ਦੁਹੂੰ ਬਹਿਨ ਕੇ'। 

ਮਨ ਏਕੈ ਤਨ ਉਭੈ ਕਹਨ ਕੇ'। 

ਜਬਿ ਸਤਿਗੁਰ ਫਿਰ ਘਰ ਮੈਂ ਆਵੈਂ। 

ਉਰਿ ਭਰਿ ਮੁਦ ਉਠਿ ਅੱਗੂ ਥਿਰਾਵੈਂ ॥ ੯੧॥ 
ਮਾਥ ਨਾਇ ਪੁਕੂਮਾ ਲੇਵੈਂ'। 

ਜਥਾ ਜੋਗ ਸਬਿ ਬਿਧਿ ਖੁਦ ਸੇਵੈਂ। 

ਸਮ ਦਰਸੀ' ਗੁਰੁ ਸਮ ਹੀ ਬਰਤੈਂ। 


(ਜਿਸ ਨੂੰ) ਵੇਖ ਕੇ ਜਿਵੇਂ ਸੰਤ ਪਰਮ ਪਦਵੀ ਦਾ ਅਨੰਦ 
ਲੈਂਦੇ ਹਨ। 
'ਚੰਗੇ ਸ਼ਗਨ। 


ਇੰਦੂ ਦੀ ਇਸਤ੍ਰੀ। 
“ਕੰਗਨਾ ਖਿਡਾਉਣ ਬਾਰੇ ਦੇਖੋ ਬਿਸ੍ਰਾਮ ੩੮ ਦੇ ਅੰਕ ੭੨ 
ਅਤੇ ੧੫੮ ਦੇ " ਨਿਸ਼ਾਨ ਦੀਆਂ ਪੈਰ ਟੂਕਾਂ। 


'ਹੋਇਆ। 

'ਕਿਹਾ। 

'ਗੁਰਾਂ ਦੇ ਵੱਡੇ ਮਹਿਲ। 

'ਛੋਟੇ ਮਹਿਲ ਮਾਤਾ ਸੁੰਦਰੀ ਜੀ ਮੁੰਦੀ ਵਾਂਗ ਗੁਣਾਂ ਦੀ ਖਾਣ 
ਹਨ। 

'ਦੋਵੇਂ ਨੂੰਹਾਂ। 

'ਅਕਹਿ ਅਨੰਦ ਲੈਂਦੇ ਹਨ। 

'ਮਹਿਲਾਂ 'ਚ ਸੁਖੱਲੀ ਹੀਰੌਣਕ ਰਹਿੰਦੀ ਹੈ। 

(ਗੁਰੂ ਕੇ ਦੋਵੇਂ ਮਹਿਲ) ਗੁਰਾਂ ਵਾਲੇ ਅਕਹਿ ਗੁਣ ਗ੍ੁਹਣ 
ਕਰਦੇ ਹਨ। 

(ਕਰਤਾ) ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, (ਭਰਤਾ) ਪਾਲਣਾ 
ਕਰਨ ਵਾਲੇ ਤੇ (ਹਰਤਾ) ਨਾਸ ਕਰਨ ਵਾਲੇ (ਭਰਤੈਂ) ਪਤੀ 
(ਗੁਰਾਂ) ਨੂੰ। 

ਪੱਕੀ ਤਰ੍ਹਾਂ ਜਾਣ ਕੇ ਦੋਵੇਂ ਬਿਨਾਂ ਸ਼ੱਕ ਤੋਂ ਵਰਤਦੀਆਂ ਹਨ। 


'ਰੀਸ ਨਹੀਂ ਕਰਦੀਆਂ। 
'ਭੈਣਾਂ ਵਾਂਗ। 


'ਮਨ ਇਕ ਹੈ, ਸ਼ਰੀਰ ਕਹਿਣ ਨੂੰ ਦੋ ਹਨ। 


'ਇੱਕੋ ਜਿਹਾ ਦੇਖਣ ਵਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ੬1 ਮਿ 


ਮੋਦ ਪ੍ਰਮੋਦ ਦਾਇ ਕਰਿ ਚਰਿਤੈਂ' ॥ ੯੨॥ 


ਖੇਲ ਕੇਲ' ਬਹੁ ਹਾਸ ਬਿਲਾਸਾ। 
ਕਰੈਂ ਮੇਦ ਮੁਦ ਝੇਲ ਹੁਲਾਸਾ'। 

ਨਵ ਗੁਰੁ ਗਾਥ ਬਿਬਿਧਿ ਬਖਯਾਤੀ। 
ਸੁਨੈਂ ਸੁਨਾਹਿਂ ਚਾਰ ਫਲ ਦਾਤੀ ॥੯੨॥ 
ਛਕਿ ਪ੍ਰਸ਼ਾਦ ਨਿਸ ਜਬਿ ਸੁਪਤਾਵੈਂ। 
ਪ੍ਰਹੇਲੀ ਪੁਸਪਰੈਂ ਸੁਨਾਵੈਂ' ॥ ੯੪॥ 
ਤਥਾਹੀ ਪ੍ਰਹੇਲਕਾ', 

ਛਪੈ: 

ਏਕ ਤੁੰਡ, ਮੁਖ ਖਸ਼ਟ, ਦੋਇ ਧੜ, 
ਸੁਵਨ ਚਤੁਰ ਦਸ'। 

ਸਪਤ ਜੀਹ, ਰਵ ਦੁਧਾ ਜਾਤਿ, 
ਸਿਰ ਕਲਗੀ ਇਕ ਬਸ'। 


ਜੁਗ ਰੰਧੂ, ਖਟ ਨਾਕ, 
ਚਾਰ ਪਗ, ਭੁਜਾ ਦੋਇ ਕਰ'। 
ਜੀਵ ਉਭੈ, ਧੜ ਪੰਖ ਦੋਇ, 
ਇਕ ਪੁੰਛ ਸੋਹਿ ਤਰ'। 
ਬਹੁ ਰੰਗ ਸਰਸ ਸੋਭਤ ਅਤੀ, 
ਧਰਤਿ ਦੇਵ ਨ੍ਰਿਪ ਸੰਤ ਬਹੁ'। 


ਰਸ ਬੀਰ ਸ਼ਿੰਗਾਰਨ ਅਧਿਭੁਤੈਂ, 
ਜਗ ਪੂਜ ਬੂਝ ਮਨਿ ਸੋ ਰਮਹੁ' ॥ ੯੫॥ 


੨੩੩ 


ਰਹਿ ਕੂਪ ਤਟੈ, ਨਹਿ ਦਾਦਰ ਹੈ, 
ਬਰਸੈ ਜਲ, ਬਾਦਰ ਨਾਂਹਿ ਵਹੀ'। 


ਯੂਤ ਚੱਕਰ ਗਦਾ, ਸੁਤ ਨਾ ਜਸੁਧਾ, 
ਬ੍ਰਿਖ ਬਾਹਨ, ਸੰਭੁ ਨ ਥੀਵ ਕਹੀ'। 


'ਬਹੁਤ ਤੋਂ ਬਹੁਤ ਅਨੰਦ ਦੇਣ ਵਾਲੇ ਕੌਤਕ ਕਰਦੇ ਹਨ। 
'ਅਨੰਦ ਦੀ ਖੇਡ। 
'ਉਤਸ਼ਾਹ ਨਾਲ ਮੇਲ ਕਰ ਕੇ ਅਨੰਦ (ਝੇਲ) ਮਾਣਦੇ ਹਨ। 


।ਆਪਸ ਵਿੱਚ ਬੁਝਾਰਤਾਂ ਸੁਣਾਉਂਦੇ ਹਨ। 
'ਇਵੇਂ ਹੀ ਬੁਝਾਰਤਾਂ। 
'ਇਕ ਚੁੰਝ, ਛੇ ਮੂੰਹ, ਦੋ ਧੜ ਤੇ ਚੌਦਾਂ ਕੰਨ ਹਨ। 


'ਸੱਤ ਜੀਭਾਂ ਤੇ ਬੋਲੀ ਦੋ ਤਰ੍ਹਾਂ ਦੀ ਹੈ ਸਿਰ ਤੇ (ਬਸ) ਕੇਵਲ 
ਇਕ ਕਲਗ਼ੀ ਹੈ। 


'ਛੇਕ ਦੋਂ, ਨੱਕ ਛੇ, ਪੈਰ ਚਾਰ, ਬਾਹਾਂ ਤੇ ਹੱਥ ਦੋ ਦੋ ਹਨ। 
'ਜੀਵ, ਧੜਾਂ ਤੇ ਖੰਭ ਦੋ ਦੋ ਹਨ ਇਕ ਪੂਛ ਬਹੁਤ ਸੋਂਹਦੀ ਹੈ। 


(ਪੂਛ ਦੇ) ਬਹੁਤੇਰੰਗ ਅਨੰਦ ਦੇਣ ਵਾਲੇ ਬਹੁਤੇ ਸੋਭਦੇ ਹਨ 
(ਜਿਸ ਨੂੰ) ਦੇਵਤੇ, ਰਾਜੇ ਤੇ ਸੰਤ ਬਹੁਤਾ ਧਾਰਦੇ ਹਨ। 


'ਅਸਚਰਜ ਬੀਰਰਸ ਤੇ ਸ਼ਿੰਗਾਰਰਸ ਵਾਲੇ ਜਗਤ ਪੂਜ ਨੂੰ 
ਮਨ ਤੋਂ ਪੁੱਛ ਕੇ (ਰਮਹੁ) ਕਹੋ, (ਦਸੋ) (ਸੋ) ਉਹ (ਕੌਣ ਹੈ)। 
(ਉੱਤ੍ਰ ਮੋਰ ਦੀ ਸਵਾਰੀ ਸਣੇ, ਸ੍ਰਾਮੀ ਕਾਰਤਕ ਹੈ)। 


'ਖੂਹ ਦੇ ਕਿਨਾਰੇ ਰਹਿੰਦਾ ਹੈ ਪਰ ਡੱਡੂ ਨਹੀਂ, ਪਾਣੀ 
ਵਰ੍ਹਾਉਂਦਾ ਹੈ ਪਰ ਉਹ ਬੱਦਲ ਨਹੀਂ। 


ਚੱਕ ਤੇ ਗਦਾ ਦੇ ਸਹਿਤ ਹੈ ਪਰ ਕ੍ਰਿਸ਼ਨ ਨਹੀਂ, ਬਲਦ ਦੀ 
ਸਵਾਰੀ ਕਰਦਾ ਹੈ ਪਰ ਸ਼ਿਵ ਜੀ ਕਿਸੇ ਤਰ੍ਹਾਂ ਵੀ ਨਹੀਂ ਹੋ 





1316 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਲਤਾ ਜਨ ਹੈ ਪੁਨ ਸਿੰਧੁ ਨਹੀ'। 


ਉਚਰੈ ਬਹੁ ਰਾਗ ਨ ਦੇਵ ਰਿਖੀ, 
ਬੁਧਵਾਨ ਕਹੋ ਵਹਿ ਕੌਨ ਸਹੀ' ॥ ੯੬॥ 


ਪਗ ਚਾਰ ਨਹੀ ਪਸੁ, ਦੋ ਭੁਜ ਨਾ ਨਰ, 
ਖੋੜਸ ਨੈਨ, ਨਹੀਂ ਅਜ ਜਾਨੋ'। 
ਤਨ ਉੱਜਲ ਸੰਭੁ ਨ ਗੋਲ ਦਿਵਾਕਰ, 
ਮੋਹਿਤ ਹੈ ਜਗ, ਮੈਨ ਨ ਮਾਨੋ'। 


ਫਿਰ ਹੈ ਘਰ ਹੀ ਘਰ ਸ੍ਹਾਨ ਨਹੀਂ, 
ਨ੍ਰਿਪ ਮਾਨ ਦਲੈ, ਨਹਿੰ ਸੱਤ੍ਹ ਠਾਨੋ'। 


ਤਿਹ ਰੋਦਨ ਨਾਮ ਲਭੈ ਹਸ ਹੈ ਨਰ, 
ਕੌਨ ਵਹੇ ਬੁਧਿਵਾਨ ਬਖਾਨੋ' ॥ ੯੭॥ 


ਜਤ ਧਾਰ ਰਹੇ ਸਦ ਸੰਗ ਤੀਯਾ, 

ਚਲ ਹੈ ਸਮ ਪੌਨ, ਨ ਗੌਨ ਕਰੈ'। 

ਸਭ ਹੀ ਜਗ ਕੋ ਪਹਰਾਵਤ ਚੀਰ, 
ਉਘਾਰੋ ਰਹੇ ਖੁਦ ਨਾਹਿ ਧਰੈ'। 

ਸਿਰ ਪਾਂਚ, ਉੱਭੈ ਸੂਤਿ, ਹਾਥ ਇਕੋ ਮੁਖ, 
ਖੋੜਸ ਪਾਂਖ ਧੁਨੀ ਸੁਰਰੈ'। 

ਬਿਨ ਜੱਗਯੋਪਵੀਤ ਅਚੈ ਨ ਕਛੂ, 

ਰਦ ਏਕ, ਵਹੈ ਨਰ ਕੌਨ ਵਰੈ' ॥ ੯੮॥ 


ਗਉਨ ਕਰੈ ਸਮ ਪੌਨ, ਨ ਹਯ ਮਿਰਗ, 
ਰੰਗ ਸਯਾਮ, ਨ ਭੌਰ ਲਖੀਜੈ'। 


ਸਕਦਾ। 


'ਮਾਲਾ ਫੇਰਦਾ ਹੈ ਪਰ ਜਪੀ ਤਪੀ ਨਹੀਂ, ਨਦੀ ਪੈਦਾ ਕਰਦਾ 
ਹੈ ਪਰ ਸਮੁੰਦਰ ਨਹੀਂ। 

'ਬਹੁਤੇਰਾਗ ਉਚਾਰਦਾ ਹੈ ਪਰ ਦੇਵਤਾ ਜਾਂ ਰਿਖੀ ਨਹੀਂ ਹੈ, ਹੇ 
ਬੁਧੀਵਾਨੋ _! ਠੀਕ ਤਰ੍ਹਾਂ ਕਹੋ ਉਹ ਕੌਣ ਹੈ ? 
(ਉੱਤ੍ੁ -ਹਰਟ)। 


'ਚਾਰ ਪੈਰ ਹਨ ਪਰ ਪਸੂ ਨਹੀਂ, ਦੋ ਬਾਹਾਂ ਹਨ ਪਰ ਮਨੁੱਖ 
ਨਹੀਂ, ਸੋਲ੍ਹਾਂ ਅੱਖਾਂ ਹਨ ਪਰ ਬ੍ਰਹਮਾ ਨ ਜਾਣੋ। 


'ਸਰੀਰ ਚਿੱਟਾ ਹੈ ਪਰ ਸ਼ਿਵ ਜੀ ਨਹੀਂ, ਗੋਲ ਹੈ ਪਰ ਸੂਰਜ 
ਨਹੀਂ, ਜਗਤ ਨੂੰ ਮੋਹਿਤ ਕਰਦਾ ਹੈ ਪਰ ਕਾਮ ਨ ਜਾਣੋ। 


'ਘਰ ਹੀ ਘਰ ਫਿਰਦਾ ਹੈ ਪਰ ਕੁੱਤਾ ਨਹੀਂ, ਰਾਜਿਆਂ ਦਾ 
ਮਾਣ ਨਾਸ ਕਰ ਦੇਂਦਾ ਹੈ ਪਰ ਵੈਰੀ ਨ ਜਾਣੋਂ। 


'ਤਿਸਦਾ ਨਾਮਰੋਣਾ ਹੈ ਜੇ ਲੱਭ ਪਵੇ ਤਾਂ ਆਦਮੀ ਹੱਸ ਪੈਂਦਾ 
ਹੈ, ਬੁਧੀਵਾਨੋ ਕਹੋ ਉਹ ਕੌਣ ਹੈ ? (ਉੱਤਰ -ਰੁਪੱਯਾ ਹੈ)। 


'ਰਹਿੰਦਾ ਸਦਾ ਇਸਤ੍ਰੀ ਨਾਲ ਹੈ ਪਰ ਜਤ ਧਾਰਿਆ ਹੋਇਆ 
ਹੈ, ਚਲਦਾ ਹਵਾ ਵਾਂਗ ਹੈ ਪਰ ਤੁਰਦਾ ਨਹੀਂ। 


'ਸਾਰੇ ਜਗਤ ਨੂੰ ਬਸਤ੍ਰ ਪਹਿਨਾਉਂਦਾ ਹੈ ਪਰ ਆਪ ਨੰਗਾ 
ਰਹਿੰਦਾ ਹੈ (ਬਸਤ੍ਰ) ਨਹੀਂ ਪਾਉਂਦਾ। 


ਪੰਜ ਸਿਰ, ਦੋ ਕੰਨ, ਇਕ ਹੱਥ ਤੇ ਇਕ ਮੁੱਖ ਹੈ, ਖੰਭ ਸੋਲ੍ਹਾਂ 
ਹਨ, ਬੋਲੀ ਬੋਲਦਾ ਹੈ। 


'ਜਨੇਊ ਬਿਨਾ ਕੁਝ ਨਹੀਂ ਛਕਦਾ, ਇਕ ਦੰਦ ਹੈ, ਉਹ ਕੌਣ 
ਸ੍ਰੇਸ਼ਟ ਪੁਰਸ਼ ਹੈ ? (ਉੱਤ੍ -ਚਰਖਾ)। 


'ਹਵਾ ਵਾਂਗ ਚਲਦਾ ਹੈ ਪਰ ਘੋੜਾ ਤੇ ਹਰਨ ਨਹੀਂ, ਰੰਗ ਕਾਲਾ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖੋਦਤ ਹੈ ਧਰ, ਸੂਕਰ ਨਾ ਵਹਿ, 
ਪੂੰਛ ਉੱਚੀ, ਨਹਿਂ ਕੂਕਰ ਥੀਜੈ'। 


ਪਗ ਚਾਰ ਬਿੜਾਲ-ਮੁਖਾ, ਨਹਿ ਸਿੰਘ, 
ਕਟੀ ਅਤਿ ਝੀਨ, ਚਿਤਾ ਨਹਿ ਲੀਜੈ'। 


ਤ੍ਰਿਣ ਤੁੱਛ ਪਰੈ ਤਰ ਜਾਤਿ ਨਦੀ, ਵਹਿ ਕੌਣ ਅਹੇ 
ਕਹਿ ਸ਼ੀਘੁ ਦੀਜੈ' ॥੯੯॥ 


ਛੰਦ: 
ਨੀਵੀਂ ਪੀਠ ਦੋਇ ਸਿਰ ਊਚੇ, 

ਚਾਰ ਕੰਨ ਰਹਿ ਕੜਿਆ'। 

ਖਾਵਤ ਲਕੜੀ ਉਗਲਤ ਬੂਰਾ, 

ਤੁਰ ਹੈ ਦੁਹਿਂ ਦਾ ਫੜਿਆ'। 

ਮਾਰ ਖਾਇ ਬਹੁ ਜਨਮਜੋ ਅੱਗ ਤੈ, 

ਸਾਢ ਤਿਹੱਥੇ ਘੜਿਆ'। 

ਕਹੋ ਕੌਨ ਇਹੁ ਅੜਿਆ' ॥੧੦੦॥ 

ਚੌਪਈ: 

ਇਤਯਾਦਿਕ ਕਹਿ ਸੁਨਿ ਪਰਹੇਲੀ'। 

ਸੁਪਤੇ ਸਤਿਗੁਰੁ ਸਹਿਤ ਸੁਹੇਲੀ'। 

ਭਏ ਸੁਖਾਸਨ ਗੁਰਹਿਂ ਨਿਹਰ ਕੈ'। 

ਥਿਰਯੋ ਧਯਾਇ ਗੁਰੁ ਚਰਨ ਜੁਹਰ ਕੈ” 
॥੧੦੧॥ 


[1 
ਹੈ ਪਰ ਭੌਰ ਨਾ ਜਾਣੋ। 


'ਧਰਤੀ ਪੁੱਟਦਾ ਹੈ ਪਰ ਉਹ ਸੂਰ ਨਹੀਂ, ਉੱਚੀ ਪੂਛ ਹੈ ਪਰ 
ਕੁੱਤਾ ਨਹੀਂ ਹੋ ਸਕਦਾ। 


ਪੈਰ ਚਾਰ ਤੇ ਬਿੱਲੇ ਵਰਗਾ ਮੂੰਹ ਹੈ ਪਰ ਸ਼ੇਰ ਨਹੀਂ, ਲੱਕ 
ਬਹੁਤ ਪਤਲਾ ਹੈ ਪਰ ਚਿਤ੍ਰਾ ਨ ਜਾਣੋ। 
/ਨਿੱਕੇ ਜਿਹੇ ਕੱਖ ਤੇ ਨਦੀ ਤਰ ਜਾਂਦਾ ਹੈ, ਉਹ ਕੌਣ ਹੈ ਛੇਤੀ 
ਕਹਿ ਦਿਉ ? (ਉਤ -ਕੀੜਾ ਮਕੌੜਾ)। 


ਪਿੱਠ ਨੀਵੀਂ ਦੋਵੇਂ ਸਿਰ ਉੱਚੇ, ਚਾਰ ਕੰਨ ਹਨ ਤੇ ਬੱਝਾ 
ਰਹਿੰਦਾ ਹੈ। 


'ਖਾਂਦਾ ਹੈ ਲੱਕੜ ਤੇ ਉਗਲਦਾ ਹੈ ਬੂਰਾ, ਦੋਹਾਂ ਦਾ ਫੜਿਆ 
ਹੋਇਆ ਤੁਰਦਾ ਹੈ। 


'ਬਹੁਤੀ ਮਾਰ ਖਾ ਕੇ ਅੱਗ ਚੋਂ ਜੰਮਿਆ ਹੈ, ਸਾਢੇ ਤਿੰਨ ਹੱਥੇ 
(ਮਨੁੱਖ) ਨੇ ਘੜਿਆ ਹੈ। 


'ਛੇੜੇ ਬਿਨਾਂ ਕਿਸੇ ਨੂੰ ਨਹੀਂ ਕਟਦਾ, ਹੇ ਅੜਿਆ ਕਹੋ ਉਹ 
ਕੌਣ ਹੈ ? (ਉੱਤੂ -ਆਰਾ ਹੈ)। 


'ਬੁਝਾਰਤਾਂ। 

'ਸੁਖ ਸਹਿਤ। 

'ਦੇਖ ਕੇ। 
'ਨਮਸਕਾਰ ਕਰ ਕੇ। 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਗਸਾਨ ਸਿੰਘ ਵਿਰਚਿਤੇ 'ਦਸਮ ਗੁਰੂ ਕੋ ਦੁਤੀ ਬਿਵਾਹ ਆਦਿ ਕਥਾ, 


ਪ੍ਰਸੰਗ ਬਰਨਨੰ ਨਾਮ ਸੈਂਤਾਲੀਸਮੋਂ ਬਿਸੁਾਮ ॥੪੭॥ 





1318 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੪੮. (ਆਸਾਮ ਦੇ ਰਾਜੇ ਰਤਨਰਾਇ ਦਾ ਆਉਣਾ ਤੇ ਗੁਰੂ ਜੀ ਨੇ ਰਣਜੀਤ ਨਗਾਰਾ ਬਣਵਾਇਆ) 
ਦੋਹਰਾ: 
ਸਤਿ ਚਿਤ ਆਨੰਦ ਗਯਾਨ ਘਨ, 
ਕਰਤਾ ਪਰਖ ਅਕਾਲ'। 'ਸਤਿ ਚੇਤਨ ਅਨੰਦ ਤੇ ਗਿਆਨ ਦੇ ਸਮੂੰਹ ਹੇ ਕਰਤਾ ਪੁਰਖ 

ਰਾ ਅਕਾਲ ਕਰਤਾਰ। 
ਸੁਖਦ ਸਰਬਦਾ ਸਰਬ ਕੋ, 
ਸਿਮਰਿ ਕਟੋ ਭਵ ਜਾਲ' ॥੧॥ 'ਆਪ ਹਮੇਸ਼ਾਂ ਸਾਚਿਆਂ ਨੂੰ ਸੁਖ ਦੇਣ ਵਾਲੇ ਹੋ (ਇਸ ਬਿਰਦ 
ਨੂੰ) (ਸਿਮਰਿ) ਯਾਦ ਕਰ ਕੇ (ਮੇਰਾ) ਜੰਮਣ ਮਰਣ ਰੂਪ ਜਾਲ 
ਕੱਟ ਦਿਉ। 


ਜਿਹ ਬਿਧਿ ਆਇ ਅਸਾਮ ਪਤਿ, 

ਦੁੰਦਭਿ ਗੁਰੁ ਘਰਵਾਹਿਂ'। 'ਗੁਰੂ ਜੀ ਧੈਂਸਾ ਘੜਵਾਉਣਗੇ। 
ਸੋ ਗਾਥਾ ਇਸ ਧਯਾਇ ਮੈਂ, 

ਦੇਹੁ ਗਾਇ ਮੈ ਚਾਹਿ ॥੨॥ 

ਚੌਪਈ: 

ਜਬ ਸੀ ਸਤਿਗੁਰੁ ਤੇਗ ਬਹਾਦਰ। 

ਕਾਮਰੂਪ ਮੈਂ ਪਹੁੰਚੇ ਸਾਦਰ'। 'ਆਦਰ ਸਹਿਤ। 


ਉਨਹਿੰ ਗਾਥ ਮੈਂ ਸੋ ਸਭ ਗਾਥਾ'। 'ਉਨ੍ਹਾਂ ਦੀ ਕਥਾ ਵਿੱਚ ਉਹ ਸਾਰੀ ਕਥਾ। 
ਪੁਰਾ' ਕਹੀ ਪੇਖਹੁ ਹਿਤ ਸਾਥਾ ॥੨॥ 'ਪਹਿਲਾਂ। 
ਰਾਮਰਾਇ ਨ੍ਰਿਪ ਤਾਂਹਿ ਦੇਸ ਕੋ। 

ਪੁੱਤੁ ਹੋਨ ਬਰ ਦਯੋ ਬੇਸ ਥੋ'। ਸ੍ਰੇਸ਼ਟ ਵਰ ਦਿੱਤਾ ਸੀ। 
ਅਏ ਪੰਜਾਬ ਗੁਰੂ ਜਬਿ ਆਛੇ। 

ਨ੍ਿਪ ਘਰ ਸੁਤ ਉਪਜਜਯੋ ਪੁਨ ਪਾਛੇ ॥ ੪॥ 

ਮੁਹਿਰ ਨਿਸ਼ਾਨ ਕਾਨ ਢਿਗ ਹੇਰਾ। 

ਮਾਨਿ ਗੁਰਹਿਂ ਦਿਯ ਦਾਨ ਬਡੇਰਾ। 

ਰਤਨਰਾਇ ਤਿਹ ਨਾਮ ਧਰੀਓ। 

ਸਾਨੰਦ ਲਾਲਨ' ਪਾਲਨ ਕੀਓ ॥੫॥ 

ਸਾਤ ਬਰਸ ਕਾ ਵਹਿ ਜਬਿ ਹੋਵਾ। 

ਪਿਤਾ ਤਾਂਹਿ ਕੇ ਸੁਰਪੁਰ ਜੋਵਾ'। 

ਗਰਜਤ ਕਾਲ ਸੀਸ ਸਬਿ ਕੈ ਹੈ। 

ਸੁਰ ਨਰ ਮੁਨਿ ਜਨ ਕੋ ਨਰਹੈ ਹੈ ॥੬॥ 

ਗਾਦੀ ਨਿਜ ਪਿਤ ਕੀ ਉਨਿ ਪਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1319 


ਦ੍ਰਾਦਸ ਬਰਸ ਜਵਾਂ ਦਮਕਾਈ'। 


ਜੋਬਨ ਭੂਪ' ਆਇ ਕਿਯ ਡੇਰਾ। 
ਅਮਲਾ' ਉਠਜੋ ਬਾਲਪਨ ਕੇਰਾ ॥ ੭ ॥ 
ਦੁੰਦਭਿ ਦੀਹ ਮਦਨ ਮਦ ਗਰਜਾ'। 
ਜੀਤਨ ਚਹਿਤ ਤੀਆ ਤਨ ਪਰਜਾ'। 


ਤ੍ਰਿਛੀ ਚਿਤਨਿ ਚਖਨਿ ਚਿਤ ਚਈ'। 
ਚਾਲ ਢਾਲ ਤਨ ਔਰਹਿਂ ਠਈ' ॥੮॥ 
ਚਮਕ ਦਮਕ ਚਪਲਾ ਸੀ' ਚਮਕੀ। 
ਚਿਣਗ ਇਸ਼ਕ ਕੀ' ਤਨ ਮੈਂ ਰਮਕੀ?। 
ਨਿਿਪ ਸੁਤ ਸੁੰਦੁ ਸਹਿਜ ਸਲੌਨਾ'। 

ਹੇਰਤ ਜਿਸੈ ਹਰਤ ਮਨ ਤੌਨਾ' ॥ ੯॥ 
ਇਕ ਦਿਨ ਮੱਜਨ ਕਰਿ ਦ੍ਰਿਗਿ ਅੰਜਨ'। 
ਮ੍ਰਿਗ ਮੀਨਨਿ ਖੰਜਨਿ ਮਦ" ਭੰਜਨਾ। 


ਲੈ ਕਰਿ ਮੁਕਰ ਸੁ ਕਰਿ ਸ਼ੁਕਰਾਨਾ'। 
ਨ੍ਹਿਖ ਰੂਪ ਨਿਜ ਮਨਿ ਮਗਨਾਨਾ' ॥੧੦॥ 
ਪੁਨ ਜਬਿ ਨਿਜ ਮਾਥੇ ਦਿਸ ਹੇਰਾ। 

ਚਿੰਨ੍ਹ ਮੁਹਿਰ ਬਿਸਮੇ ਹੂੰ ਫੇਰਾ। 

ਨਿਜ ਜਨਨੀ ਤੈ ਕਾਰਣ ਬੂਝਯੋ'। 
ਮਾਤਹਿ ਤਬੈ ਬਤਾਵਨ ਸੂਝਯੋ ॥੧੧॥ 
ਤਾਤ' ਤਾਤ ਤੁਵ? ਥਾ ਅਤਿ ਸਯਾਨਾ। 
ਧਰਿ ਹਿਤ ਗੁਰੁ ਕੋ ਸੇਵਿ ਮਹਾਨਾ। 

ਖੁਸ਼ ਹੂ ਗੁਰੂ ਉਦਰ ਪਰ' ਤਾਂ ਕੇ। 


ਮੁਹਿਰ ਲਗਾਈ ਐਸ ਸੁਨਾ ਕੇ ॥੧੨॥ 
ਤੁਵ ਸੁਤ ਮਾਬੇ ਪਰ ਇਹ ਹੋਈ। 
ਚਿੰਨ੍ਹ ਮੁਹਿਰ ਹਮਰੀ ਕਾ ਜੋਈ'। 
ਬਾਨੀ ਭਈ ਸਾਚ ਗੁਰ ਵਰ ਕੀ। 


'ਬਾਰ੍ਹਾਂ ਵਰ੍ਹਿਆਂ (ਬਾਦ ਭਾਵ ਉੱਨੀ ਵਰ੍ਹਿਆਂ ਦੀ ਉਮਰ 
ਵਿੱਚ) ਜਵਾਨੀ ਚਮਕ ਪਈ। 

'ਜੋਬਨ ਰੂਪ ਰਾਜੇ ਨੇ। 

'ਸਟਾਫ਼- ਕੰਮ ਕਰਨ ਵਾਲਾ ਟੋਲਾ। 

'ਕਾਮ ਦਾ ਮਦ ਰੂਪ ਵੱਡਾ ਧੌਂਸਾ ਗੱਜਿਆ। 

'ਇਸਤ੍ਰੀਆਂ ਦੇ (ਤਨ) ਸ਼ਰੀਰ ਰੂਪ ਪਰਜਾ ਨੂੰ ਜਿੱਤਣਾ 
ਚਾਹੁੰਦਾ ਹੈ। 

'ਚਿੱਤ ਦੇ ਚਾਅ ਨਾਲ ਅੱਖਾਂ ਦੀ ਦੇਖਣੀ ਤਿੱਖੀ (ਹੋ ਗਈ)। 
ਹੋ ਗਈ। 

'ਬਿਜਲੀ ਵਾਂਗ। 

(ਪਿਆਰ ਦੀ ਚਿਣੰਗ। “ਸਹਿਜੇ ਸਹਿਜੇ ਚਲ ਪਈ। 

'ਸੁਤੇ ਹੀ ਸੁਨੱਖਾ ਹੈ। 

'ਜਿਸ ਵਲ ਵੇਖਦਾ ਹੈ ਤਿਸ ਦਾ ਮਨ ਚੁਰਾ ਲੈਂਦਾ ਹੈ। 

ਨੇਤ੍ਰਾਂ 'ਚ ਸੁਰਮਾ (ਪਾਇਆ)। 

(ਜੋ ਨੇਤ) ਹਰਨਾਂ, ਮੱਛੀਆਂ ਤੇ ਮਮੋਲਿਆਂ ਦਾ (ਮਦ) 
ਹੰਕਾਰ ਭੰਨਣ (ਵਾਲੇ ਹਨ)। “ਛਾਪਾ ਪੱਥਰ 'ਚ ਏਥੇ ਪਾਠ 
'ਭਵ' ਛਪਿਆ ਹੋਇਆ ਹੈ ਜਾਪਦਾ ਹੈ ਕਿ ਮਦ ਦਾ ਹੀ 


ਗ਼ਲਤੀ ਨਾਲ ਭਵ ਬਣ ਗਿਆ ਹੈ ਜੋ ਅਸ਼ੁੱਧ ਹੈ। 
'ਸ਼ੀਸ਼ਾ ਲੈ ਕੇ ਉਸ ਨੇ ਸ਼ੁਕਰ ਕੀਤਾ। 


'ਮਨ ਵਿੱਚ ਮਗਨ ਹੋ ਗਿਆ। 
ਹੈਰਾਨ ਹੋ ਕੇ ਫੇਰ ਆਪਣੇ ਮਾਤਾ ਤੋ' ਕਾਰਨ ਪੁੱਛਿਆ। 
'ਹੇ ਪੁੱਤੂ। “ਤੇਰਾ ਪਿਤਾ। 


'ਪੇਟ ਉਪਰ। 





1320 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਹਿਰ ਏਹੁ ਸਾਚੇ ਗੁਰੁ ਕਰ ਕੀ ॥੧੩॥ 


ਤਿਨ ਕੋ ਦਰਸ਼ਨ ਦਰਸਨ ਚਾਹੀਏ' ॥ ੧੪॥ 


ਮਾਤ ਕਹਯੋ ਸੁਨ ਤਾਤ ਪਯਾਰੇ। 

ਵਹਿ ਤੋ ਆਪ ਬੈਕੁੰਠ ਪਧਾਰੇ। 

ਅਬਿ ਹੈਂ ਉਨਿ ਕੇ ਸਾਹਿਬਜ਼ਾਦੇ। 

ਉਮਰ ਮਾਸ ਦਸ' ਤੁਮ ਤੈ ਜ਼ਜਾਦੇ ॥੧੫॥ 
ਪੁਰ ਅਨੌਦ ਨਗਰੀ ਮਹਿ ਰਹਿ ਹੈਂ। 
ਜਗਮਗ ਜੋਤਿ ਉਜਗਰੀ ਜਹਿ ਹੈ'। 

ਰਾਜੇ ਜੋਗੀ ਜਨਕ ਮਨਿੰਦੈਂ”। 

ਰਾਮ ਕ੍ਰਿਸ਼ਨ ਤੇ ਅਧਿਕ ਅਨਿੰਦੈਂ' ॥੧੬॥ 
ਜਾਨੀ ਜਾਨ ਜਨਨ ਕੇ ਜੀ ਕੀ'। 

ਹੇਰਤ ਹਰਤ ਪੀਰ ਸਬਿ ਹੀ ਕੀ। 

ਕਟਿ ਤੁਨੀਰ ਧਨੁ ਕੰਧ ਧਰਾਇਵ'। 

ਸੀ ਸਾਹਿਬ ਗੁਰ ਵਰ ਸੀ ਸਾਹਿਬ' ॥ ੧੭॥ 
ਕਲਗੀ ਸੀਸ ਉਤੰਗ ਝੁਲਾਰੀ'। 

ਸੀ ਸਤਿਗੁਰੁ ਕੀ ਛਬਿ ਸਬਿ ਨਯਾਰੀ। 
ਭੁਗਤਿ ਮੁਕਤਿ ਹੈਂ ਕਰ ਤਲ ਜਾਂ ਕੇ'। 

ਸੋ ਪਾਵਤ ਜੋ ਦਰਸਤ ਜਾ ਕੇ ॥੧੮॥ 
ਤਾਤ' ਸੁਨੋ ਮੈਂ ਉਨਿ ਗੁਨ ਲੱਖਨ। 

ਲਖਨ' ਚਹਿਤ ਹੋਂ ਮੈਂ ਭੀ ਅੱਖਨਿ”। 

ਸੁਨਿ ਤਿਹ ਚੌਂਪ ਚਿਣੰਗ' ਚਿਤ ਬਾਢੀ। 
ਹਰਖ ਹੀਏ ਧਰਿ ਪ੍ਰੀਤਿ ਸੁ ਗਾਢੀ' ॥੧੯॥ 
ਤੂਰਨ' ਤੁਰਨ ਤਯਾਰੀ ਕੀਨੀ। 

ਭੇਟਾ ਭਾਂਤਿ ਭਾਂਤਿ ਸੰਗ ਲੀਨੀ। 

ਤੋਫੇ ਅਧਭੁਤ ਲੈ ਨਿਜ ਦੇਸੀ। 

ਗੁਰੈਂ ਰਿਝਾਵਨ ਹੇਤ ਬਿਸੇਸੀ' ॥ ੨੦॥ 
ਦਯੋ ਦੇਸ ਮੈਂ ਹੁਕਮ ਬਿਸਾਲੇ। 


'ਦਸ ਮਹੀਨੇ। 


'ਜਿੱਥੇ ਪ੍ਰਗਟ ਜੋਤਿ ਪ੍ਰਕਾਸ਼ ਰਹੀ ਹੈ। 
'ਵਾਂਗ। 

ਉਸਤਤ ਕਰਨ ਜੋਗ। 

'ਦਾਸਾਂ ਦੇ ਦਿਲਾਂ ਦੇ ਜਾਣੀ-ਜਾਣ ਹਨ। 


'ਲੱਕ ਵਿੱਚ ਭੱਥਾ ਤੇ ਮੋਢੇ ਤੇ ਧਨੁਖਰਖਿਆ ਹੋਇਆ ਹੈ। 
'ਸੀ ਸਤਿਗੁਰੂ ਸਾਹਿਬ ਦੇ ਗਲ 'ਚ ਚੰਗੀ ਤਲਵਾਰ ਹੈ। 
'ਉੱਚੀ ਝੂਲ ਰਹੀ ਹੈ। 


'ਜਿਨ੍ਹਾਂ ਦੀ ਹੱਥ ਦੀ ਤਲੀ 'ਤੇ ਭੋਗ ਤੇ ਮੋਖ ਹਨ। 


'ਹੇ ਪੁੱਤਰ। 

'ਦੇਖਣਾ। “ਅੱਖਾਂ ਨਾਲ। 
'ਉਤਸ਼ਾਹ ਦੀ ਚਿੰਗਾਰੀ। 

'ਖੁਸ਼ ਹੋ ਕੇ ਹਿਰਦੇ 'ਚ ਬਹੁਤੀ ਪ੍ਰੀਤੀ ਧਾਰੀ। 
ਛੇਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਗੁਰੁ ਦਰਸ਼ਨ ਚਹਿ ਸੋ ਚਾਲੇ। 
ਨਿਰਧਨ ਕੋ ਖਰਚਾ ਹਮ ਦੈਹੈਂ। 

ਤੀਰਥ ਮਗ ਮੈਂ ਬਹੁ ਪਰਸੈਂ ਹੈਂ ॥੨੧॥ 
ਸੁਨ ਕੈ ਭਏ ਸਿੱਖ ਬਹੁ ਸੰਗੀ। 

ਮਨ ਮੈਂ ਸਬਿਨਿ ਵਿਚਾਰੀ ਚੰਗੀ। 
ਹਰਿਦ੍ਰਾਰ ਲੌ ਤੀਰਥ ਸਾਰੇ। 

ਪਰਸੈਂ ਦਰਸੈਂ ਗੁਰੈਂ ਉਦਾਰੇ ॥ ੨੨ ॥ 
ਏਕ ਕਾਮ ਮੈਂ ਦੋਇ ਕਾਜ ਹੈ। 

ਲਾਭ ਹਮੈਂ ਸਭਿ ਬਿਧਿ ਦਰਾਜ ਹ੍ਹੈ। 
ਕਿਛਕ ਬਾਹਨੀ' ਯੁਤ ਨਿਜ ਮਾਤੈਂ। 
ਗਮਨ ਕੀਨ ਨ੍ਰਿਪ ਤਬੈ ਬਖਯਾਤੈਂ ॥ ੨੩ ॥ 
ਸੰਗ ਮਸੰਦ ਬੁਲਾਕੀ ਚਾਲਾ। 

ਢਾਕੇ ਤੈ ਲੈ ਸਿੱਖ ਬਿਸਾਲਾ। 

ਪਟਨੇ ਆਇ ਪੁਸ਼ਾਦ ਕਰਾਯੋ। 

ਜਨਮ ਥਾਨ ਗੁਰੁ ਮਾਨਿ ਮਨਾਯੋ' ॥੨੪॥ 
ਕਾਂਸੀ ਤੇ ਪੁਯਾਗ ਅਯੁੱਧਯਾ। 

ਬ੍ਰਿੰਦਾ ਬਨ ਹਰਿਦ੍ਰਾਰ ਬਿਸੁੱਧਯਾ'। 
ਆਨੰਦਪੁਰ ਸਾਨੰਦ ਚਲਿ ਆਏ। 

ਤਟ ਸਤਲੁਜ ਤੰਬੂ ਲਗਵਾਏ ॥ ੨੫ ॥ 
ਗੁਰੁ ਦ੍ਰਾਰ ਪੈ ਸਾਰ ਪਠਨਾਈ'। 

ਪੌਰ ਪਾਲਿ' ਗੁਰੁ ਪਾਸ ਜਨਾਈ। 

ਹੁਕਮ ਦਯੋਂ ਗੁਰੁ ਨੰਦ ਚੰਦ ਕੋ। 

ਦੇਹੁ ਰਸਤ ਸਬਿ ਨ੍ਰਿਪ ਨੰਦ' ਕੋ ॥੨੬॥ 
ਤ੍ਰਿਣ' ਦਾਣਾ ਆਰਦ£? ਘਿ੍‌ਰਤ ਸਿੱਤਾ”। 
ਗਜ ਬਾਜਨ ਹਿਤ' ਦੈਹੁ ਅਮਿੱਤਾ। 

ਗਏ ਮਸੰਦ ਮੇਵਰੇ ਤਬੈ। 
ਬਾਂਛਿਤ ਵਸਤ ਪੁਚਾਈ ਸਬੈ ॥੨੭॥ 
ਖਾਨ ਪਾਨ ਕਰਿ ਸਬ ਸੁਪਤਾਏ। 

ਗੁਰੁ ਜਸ ਕਰਤ ਭੋਰ ਉਠਿ ਨ੍ਰਾਏ। 
ਸਤਿਗੁਰੁ ਇਮ ਕਹਿ ਪਠਯੋ ਤਦਾਈ। 


'ਸਤਿਕਾਰ ਨਾਲ ਪੂਜਿਆ। 
'ਬਹੁਤ ਪਵਿੱਤ੍। 

'ਖਬਰ ਭੇਜੀ। 

'ਦਰਬਾਰ ਨੇ। 
'ਰਾਜੇ ਦੇ ਪੁੱਤਰ ਨੂੰ। 


'ਘਾਹ। ਆਆਟਾ। “ਖੰਡ। 
'ਹਾਥੀਆਂ ਤੇ ਘੋੜਿਆਂ ਵਾਸਤੇ। 


1321 





1322 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਹਿਰ ਤੀਸਰੇ ਦਰਸਯੋ ਆਈ ॥ ੨੮॥ 
ਸੁਨਿ ਮੁਖ ਪੰਕਜ ਨ੍ਰਿਪ ਕਾ ਖਿਰਾ। 
ਲਗਯੋ ਕਰਾਵਨ ਤਯਾਰੀ ਫਿਰਾ। 

ਮਲਿ ਮਲਿ ਮਲਿ ਹਸਤੀ ਅੱਸ੍ਹ ਨੁਲ੍ਹਾਏ। 
ਕਰੇ ਸ਼ਿੰਗਾਰਨ ਅੰਗ ਲਗਾਏ ॥ ੨੯ ॥ 
ਝੁਲ ਮਖਮਲੀ ਜਰਜੋ ਜਰੀ ਸੋਂ'। 

ਫੂਲ ਸੁਨਹਿਰੀ ਮੁਕਤਿ ਲਰੀ ਸੋਂ। 
ਝਾਲਰ ਝੂਲਤ ਝੁਕੀ ਸੁ ਝਲਕਤ'। 
ਮੇਚਕਤਾ ਯੂਤ' ਤਨ ਅਤਿ ਚਮਕਤ ॥ ੩੦ ॥ 
ਭਾਲ ਸੇਤ ਰਾਂਕਾਪਤਿ ਸ਼ਕਲੌ'। 

ਲੀਕ ਸੁਫੈਦ ਦੁੰਮ ਤੈ ਨੱਕ ਲੌ'। 

ਮਧਰੋ ਕੱਦ ਹੱਦ ਸੁਠਤਾ ਕੋ'। 

ਨਾਹਿੰ ਕਿਸ ਨੌਰ ਐਸ ਗਜ ਬਾਂਕੋ' ॥ ੩੧॥ 
ਕੰਚਨ ਚੂੜੇ ਦਸਨ' ਚੜ੍ਹਾਏ। 

ਸ੍ਰਿੰਖਲ ਰਜਤ ਚਾਰੁ ਪਗ ਪਾਏ'। 

ਤਿਮ ਹੀ ਪਾਂਚ ਤੁਰੰਗ ਸੁਰੰਗੇ। 

ਕਰੇ ਸ਼ਿੰਗਾਰਨ ਚੰਗ ਉਮੰਗੇ ॥ ੩੨ ॥ 
ਹਾਟਕ ਜ਼ੇਵਰ' ਜੀਨ ਜਰਾਊ। 
ਪਹਿਰਾਏ ਬਹੁ ਭਾਏ ਰਾਊ'। 

ਸ਼ਸਤ੍ਰ ਪੰਚ ਕਲਾ ਯੁਤ ਚੈਂਕੀ। 

ਜਾਮ ਕਟੋਰਾ' ਜਾਨਤ ਸ਼ੌਕੀ ॥ ੩੨ ॥ 


ਕੰਕਨ ਕੰਚਨ ਬੱਜੂ ਖਚਾਏ'। 

ਅੰਗਦ ਜੁਗ ਨਵਰਤਨ ਜਰਾਏ'। 

ਮੁਕਤਾ ਗੋਲ ਅਮੋਲਕ ਮਾਲਾ। 

ਕਲਗੀ ਜਿਗਾ ਜਰਾਉ ਬਿਸਾਲਾ' ॥ ੩੪ ॥ 
ਬਿਬਿਧਿ ਬਨਾਵਟ ਬਸਤ੍ਰ ਬਨਾਏ। 

ਰੇਸ਼ਮ ਜੋੜੇ' ਰੰਗ ਰੰਗਾਏ। 

ਢਾਕੇ ਕੀ ਮਲਮਲ ਇਕ ਤਾਰੀ। 

ਬੈ ਬਹੁ ਕੀ ਬਹੁਧਾ ਪੁਕਾਰੀ' ॥ ੩੫॥ 


'ਜਰੀ ਨਾਲ ਜੜੇ ਹੋਏ। 
'ਮੋਤੀਆਂ ਦੀਆਂ ਲੜੀਆਂ ਸਹਿਤ। 

'ਚਮਕਦੀ ਹੈ। 

'ਕਾਲੱਤਣ ਸਹਿਤ। 

ਮੱਥਾ ਚਿੱਟਾ ਹੈ ਪੁੰਨਿਆਂ ਦੇ ਚੰਦ ਦੀ ਸ਼ਕਲ ਦਾ। 
'ਪੂਛ ਤੋਂ ਨੱਕ ਤੱਕ। 

ਸੁੰਦਰਤਾ ਦੀ ਹੱਦ। 

'ਸੁੰਦਰ ਹਾਥੀ। 

'ਦੰਦਾਂ ਤੇ। 

'ਚਾਂਦੀ ਦੇ ਸੁੰਦਰ ਸੰਗਲ ਪੈਰਾਂ 'ਚ ਪਾਏ ਹੋਏ ਹਨ। 


ਸੋਨੇ ਦੇ ਗਹਿਣੇ। 
ਰਾਜੇ ਨੇ ਬਹੁਤ ਤਰ੍ਹਾਂ ਦੇ ਪਹਿਨਾਏ। 


'ਚਾਂਦੀ ਦਾ ਪਿਆਲਾ। (ਜਾਮ ਅਰਬੀ ਦਾ ਲਫਜ਼ ਹੈ ਜਿਸ ਦੇ 


ਅਰਥ ਹਨ ਚਾਂਦੀ ਦਾ ਪਿਆਲਾ)। 

ਸੋਨੇ ਦੇ ਕੜਿਆਂ ਵਿੱਚ ਹੀਰੇ ਜੜੇ ਹੋਏ ਹਨ। 

'ਦੋ ਬਹੁਟੇ (ਬਾਜ਼ੂ ਬੰਦ) ਜਿਨ੍ਹਾਂ 'ਚ ਨੌਰਤਨ ਜੜੇ ਹੋਏ ਹਨ। 
'ਬਹੁਤੇ। 

'ਪੁਸ਼ਾਕੇ। 


ਬਹੁਤੇ ਮੁੱਲ ਦੀ ਤੇ ਬਹੁਤੀਆਂ ਕਿਸਮਾਂ ਦੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਹਿਤ ਅਨਿਕ ਅਕੋਰ ਬਟੋਰੀ'। 
ਖੁਸ਼ੀ ਗੁਰੂ ਕੀ ਮਨ ਮੈਂ ਲੋਰੀ'। 

ਸ਼ਸਤ੍‌ ਬਸਤ੍ਰ ਭੂਖਨ ਪਹਿਰੇ। 

ਤਯਾਰ ਭਯੋ ਸੈਨਾ ਸਹਿ ਗਹਿਰੇ' ॥੩੬॥ 
ਢਰੇ ਵਿਵਸ ਗੁਰੁ ਸਭਾ ਲਗਾਈ। 

ਸਿੱਖ ਮਸੰਦ ਸੁਭਟ ਸਮੁਦਾਈ। 
ਆਯੂਧ' ਜ਼ੇਵਰ ਬਸਨ ਸਜੈ ਕੈ। 

ਬੈਠੇ ਸਭਾ ਵੀਚ ਗੁਰ ਐ ਕੈ ॥੩੭॥ 
ਸਿੰਘਾਸਨ ਪਰ ਕਰਿ ਬੀਰਾਸਨ। 

ਸਿੱਖ ਗਨ ਉਡਗਨ ਮੈਂ ਸਸਿ ਭਾਸਨ'। 
ਕਰ ਸਤ ਫੇਰਤ' ਹੇਰਤ ਸਥਿ ਦਿਸ। 
ਪੂਰਨ ਤੂਰਨ ਕਰਤ ਆਸ ਬਿਸ' ॥ ੨੮ ॥ 
ਗਏ ਮੇਵਰੇ ਨ੍ਰਿਪ ਕੋ ਕਹਸੋ। 

ਕਰੋ ਦਰਸ ਗੁਰੁ, ਬਾਂਛਿਤ ਲਹਜੋ। 

ਬਸਨ ਬਿਭੂਖਨ ਗਨ ਦੀਨਾਰੈਂ'। 

ਭਰੇ ਥਾਰ ਨਰ ਕਰੈਂ ਅਗਾਰੈਂ ॥੩੯॥ 
ਪਾਂਚ ਅੱਸੂ ਸਜ ਗਜ ਪ੍ਰਸਾਦੀ'। 

ਕਰੇ ਅਗਾਰੀ ਯੂਤ ਅਹਿਲਾਦੀ। 

ਨ੍ਿਪ ਸਸੈਨ ਅਮਾਤਨ ਚਾਲਾ'। 

ਨਗਨ ਪਗਨ' ਮਨਿ ਮਗਨ ਬਿਸਾਲਾ ॥੪੦॥ 
ਦ੍ਰਾਰ ਅਗਾਰ ਬਜਾਰ ਮਝਾਰੈਂ। 

ਕੋਠਨ ਪਰ ਨਰ ਨਾਰਿ ਨਿਹਾਰੈਂ। 

ਸ਼ਰਧਾ ਭੇਟਾ ਨ੍ਰਿਪੈ ਨਿਹਰ ਕੈ। 
ਬਲਿਹਾਰੈ ਹੋਵਤ ਮੁਦ ਭਰਿ ਕੈ ॥੪੧॥ 
ਸਭਾ ਸਮੀਪ ਆਇ ਸਿਰ ਨਾਏ। 

ਗੁਰੂ ਸਿੰਘਾਸਨ ਪਰ ਦਰਸਾਏ। 

ਮਨੋਂ ਬਿਸ਼ਨ ਦੇਵਨ ਮੈਂ ਸੋਹੈ। 

ਕਲਗੀ ਤੁੰਗ ਝੁਲਤ ਮਨਿ ਮੋਹੈ ॥੪੨॥ 
ਜਬਰ ਜਵਾਹਰ ਜਿਗਾ ਜਰਾਊ'। 

ਜਗਮਗ ਜੋਤਿ ਮਨੋ ਦਿਨਰਾਊ'। 


ਬਹੁਤੇ ਸਿੱਖਾਂ ਰੂਪ ਤਾਰਿਆਂ ਵਿੱਚ ਚੰਦ ਭਾਸਦੇ ਹਨ। 
'ਹੱਥ ਵਿੱਚ ਤੀਰ ਫੇਰਦੇ ਹਨ। 

'ਸਮੂੰਹ ਆਸਾਂ ਛੇਤੀ ਪੂਰੀਆਂ ਕਰਦੇ ਹਨ। 

ਬਹੁਤੀਆਂ ਮੁਹਰਾਂ। 

ਪਰਸਾਦੀ ਨਾਮ ਦਾ ਹਾਥੀ। 


'ਰਾਜਾ ਫੌਜ ਤੇ ਵਜ਼ੀਰਾਂ ਸਮੇਤ ਚਲਿਆ। 
ਨੰਗੇ ਪੈਰੀਂ। 


'ਜਵਾਹਰਾਤ ਜਿਗ੍ਹਾ 'ਚ ਜੜੇ ਹੋਏ ਹਨ। 
'ਸੂਰਜ ਵਾਂਗ। 


1322 





1324 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਆਗਯਾ ਤੈ ਉਠਿ ਨੰਦ ਚੰਦੈਂ। 

ਜਾਇ ਅੱਗੂ ਸਿਤਕਾਰ ਨਰਿੰਦੈਂ ॥੪੨॥ 
ਲਯਾਇ ਟਿਕਾਇ ਮਾਥ ਗੁਰੁ ਚਰਨੀ। 
ਕਰੀ ਦੰਡਵਤ ਨ੍ਰਿਪ ਪਰ ਧਰਨੀ। 

ਪੁਨ ਪੁਨ ਗੁਰੁ ਪਗ ਚੂੰਮਤ ਰਾਜਾ। 

ਉਠ ਨ ਸਕੈ ਲੁਠ ਰਹਯੋ ਦਰਾਜਾ' ॥ ੪੪॥ 
ਨਿਜ ਕਰ' ਗੁਰੁ ਨ੍ਰਿਪ ਸਿਰ ਧਰਿ ਗਾਯੋ। 
ਤੈਂ ਨਿਜ ਹਲਤ ਪਲਤ ਸਫਲਾਯੋ। 
ਸਾਸਟਾਂਗ' ਪੁਨ ਕਰੀ ਸੰਗੀਅਨ। 

ਸਾਥ ਉਮੰਗ ਪ੍ਰੇਮ ਰੰਗੀਅਨ ॥ ੪੫ ॥ 

ਦਯਾ ਦ੍ਰਿਸ਼ਿਟ ਗੁਰੁ ਸ੍ਰਿਸ਼ਟ ਬ੍ਰਿਸ਼ਿਟ ਕਰਿ'। 
ਤੋਖੇ ਸਬੈ ਕਾਮਨਾ ਉਰਿ ਭਰਿ'। 

ਸਮੁਖ ਖਰੇ ਹੂੰ ਨ੍ਰਿਪ ਯੁਤ ਹਰਖੈਂ। 
ਪੁਸ਼ਪਾਂਜਲ ਭਰਿ ਭਰਿ ਭਰ ਬਰਖੈਂ! ॥। ੪੬॥ 
ਹਾਥ ਜੋਰਿ ਸਨਮੁਖ ਸਬਿ ਥਿਰੇ। 

ਫਰਕੈਂ ਚੱਖਨਿ ਪ੍ਰੇਮ ਅਤਿ ਘਿਰੇ'। 

ਚਖ ਚਕੋਰ ਸਬਿ ਕੇ ਗੁਰੁ ਸਸਿ ਦਿਸ। 
ਰਹੇ ਲਾਗ ਨਹਿ ਟਰੈਂ ਏਕ ਚਿਸ' ॥੪੭॥ 
ਗੁਰੁ ਪਗਰਜੁ' ਮੁਖ ਦ੍ਰਿਗਨਿ ਪਾਈ। 
ਜਨਮ ਜਨਮ ਕੀ ਮੈਲ ਗਵਾਈ। 

ਕਹਿ ਨ੍ਰਿਪ ਜਸ ਮਮ ਮਾਤਹਿ ਭਾਖਾ। 
ਦਹਿ ਗੁਨ ਲਖ' ਪੂਰੀ ਅਭਿਲਾਖਾ ॥ ੪੮ ॥ 
ਕੁਸ਼ਲ ਪ੍ਰਸਨ ਬੂਝਯੋ ਸਤਿਗੁਰੁ ਜਬਿ। 

ਕਹਿ ਨ੍ਰਿਪ ਕ੍ਰਿਪਾ ਆਪ ਤੇ ਭਲ ਸਬਿ। 
ਮੰਤ੍ਰੀ ਜੋਰਿ ਹਾਥ ਪੁਨ ਕਹਾ। 

ਬਡੇ ਗੁਰੂ ਪਹੁੰਚੇ ਜਬਿ ਵਹਾਂ ॥ ੪੯॥ 
ਰਾਜੇ ਰਾਮਰਾਇ ਕਰਿ ਸੇਵਾ। 

ਗੁਰੈਂ ਰਿਝਾਇ' ਲਯੋ ਸੁਤ ਮੇਵਾ। 
ਅਧਿਭੁਤ ਉਨ ਕੀ ਸ਼ਕਤਿ ਨਿਹਾਰੀ। 
ਤੀਰ ਮਹੀਰੁਹ ਦਯੋ ਨਿਕਾਰੀ' ॥੫੦॥ 


(ਚਰਨਾਂ ਤੇ) ਬਹੁਤਾ ਲੇਟ ਰਿਹਾ। 
!'ਆਪਣਾ ਹੱਥ। 


'ਨਮਸਕਾਰ। 


'ਚੰਗੀ ਵਰਖਾ ਕਰਕੇ। 
'ਹਿਰਦੇ ਦੀਆਂ ਕਾਮਨਾ ਪੂਰੀਆਂ ਕਰ ਕੇ ਸਾਰੇ ਪ੍ਰਸੰਨ ਕੀਤੇ। 


'ਫ਼ੁੱਲਾਂ ਦੇ ਬੁੱਕ ਭਰ ਭਰ ਕੇ ਬਹੁਤੀ ਵਰਖਾ ਕਰਦੇ ਹਨ। 
ਬਹੁਤੇ ਪ੍ਰੇਮ ਵਿੱਚ ਘਿਰੇ ਹੋਏ ਨੇੜ੍ਹ ਫਰਕਦੇ ਹਨ। 
ਇਕ ਚਸਾ। 


'ਚਰਨ ਧੂੜ। 


'ਦਸ ਗੁਣਾ (ਵੱਧ) ਦੇਖ ਕੇ। 


'ਪੁਸੰਨ ਕਰਕੇ। 


'ਤੀਰ, ਦਰੱਖ਼ਤ ਵਿੱਚ ਦੀ ਕੱਢ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) | ਇਨ! 


ਇਕ ਦਿਸ ਬਾਗੜ' ਇਕ ਦਿਸ ਮੁਖੀ। 

ਪਿਖਿ ਪਰਜਾ ਅਬਿ ਲਗ ਹੂ ਸੁਖੀ। 

ਨ੍ਰਿਪ ਉਰਿ' ਗੁਰ ਨਿਜ ਮੁਹਿਰ ਲਗਾਈ। 

ਜੋ ਸੁਤ ਕੇ ਮਾਥੇ ਪਰ ਆਈ ॥੫੧॥ 

ਮਸਤਕ ਨੰਗਾ ਕਰਿ ਦਿਖਰਾਯੋ। 

ਪਢਿ ਗੁਰੁ ਖੁਸ਼ ਹੈ ਸਬਿਨਿ ਸੁਨਾਯੋ। 

ਸ੍ਰੀ ਗੁਰੁ ਨਾਨਕ ਨੌਮੇ ਥਾਈਂ। 

ਵਾਹਿਗੁਰੁ ਸਦ ਭਵੈ ਸਹਾਈ ॥ ੫੨ ॥ 

ਇਹੁ ਅੱਛਰ ਥੇ ਮੁਹਿਰ ਮਝਾਰੇ। 

ਪਿਖਿ ਸਥਿ ਨੇ ਗੁਰੁ ਧੰਨਯ ਉਚਾਰੇ। 

ਭੇਟਾ ਭੂਪ ਧਰੀ ਜੋ ਖਰੀ'। 'ਚੰਗੀ। 

ਖਰੀ' ਗੁਰੂ ਮਨਜ਼ੂਰ ਸੁ ਕਰੀ ॥ ੫੩ ॥ 'ਚੰਗੀ ਤਰ੍ਹਾਂ। 

ਕਰੀ ਅਰਦਾਸ ਮੇਵਰੇ ਭਰੀ'। 'ਭੁਲੀ ਤਰ੍ਹਾਂ। 

ਭਰੀ' ਆਸ ਨ੍ਰਿਪ ਕੀ ਗੁਰੁ ਵਰੀ?। ਪੂਰੀ ਕੀਤੀ। ਸ੍ਰੇਸ਼ਟ। 

ਵਰੀ ਗਾਥ ਗੁਨ ਤੋਫਨ ਵਾਰੀ'। 'ਤੁਹਫਿਆਂ ਦੇ ਗੁਣਾਂ ਵਾਲੀ ਕਥਾ ਵਰਣਨ ਕੀਤੀ। 

ਵਾਰੀ ਵਾਰੀ' ਭੂਪ ਉਚਾਰੀ ॥ ੫੪॥ 'ਨੰਬਰ ਵਾਰ। 

ਚਾਰੀ' ਚੌਂਕੀ ਆਗੇ ਧਰੀ। 'ਸੂੰਦਰ। 

ਧਰੀ' ਕਲਾ ਪੁਤਲੀ ਨਿਕਸਰੀ। 'ਦੱਬੀ। 

ਸੁੰਦੂ ਚਾਰੁ ਨਾਰਿ ਮ੍ਰਿਗ ਨੈਨੀ। 

ਰੰਗ ਢੰਗ ਸਬਥਿ ਅੰਗ ਸੁਹੈਨੀ' ॥ ੫੫ ॥ 'ਸੋਹਣੇ। 

ਦਾਪ ਕਲਾ ਕਿਯ ਕਲਾ ਅਦਾਪੈ'। 'ਕਲਾ ਨੂੰ ਦਬਾ ਕੇ ਫੇਰ ਕਲਾ ਨੂੰ (ਅਦਾਪ ਕਿਯ) ਖੁਲ੍ਹਾ ਛੱਡ 
ਦਿੱਤਾ। 

ਚੌਪੜ ਖੇਲਨ ਲਗੀ ਬਿਛਾਪੈ'। 'ਚੌਪੜ ਵਿਛਾ ਕੇ। 

ਡਾਲੈ ਡਲ ਭਲ ਚਾਲੈ ਚਾਲੈਂ'। 'ਡਾਲਣੇ ਸੁਟ ਕੇ ਚੰਗੀਆਂ ਚਾਲਾਂ ਚਲਦੀ ਹੈ। 

ਪੁਨ ਗੁਨ ਔਰੈਂ ਦਿਖਯੋ ਬਿਸਾਲੈਂ ॥੫੬॥ 

ਤਿਸ ਚੌਂਕੀ ਮੈਂ ਜਲ ਭਰਵਾਯੋ। 

ਤਿਸ ਪਰ ਵਰ ਨਰ ਏਕ ਬਿਠਾਯੋ। 

ਦਬੀ ਕਲਾ ਵਹਿ ਪੁਤਲੀ ਚਾਰੈਂ। 

ਨਿਕਸੀ ਬਰਸਨ ਲਗੀ ਫੁਹਾਰੈਂ ॥੫੭॥ 

ਕੰਜ ਮੁਖੀ ਕਰ ਕੋਮਲ ਸੰਗੈਂ”। ਕੰਵਲ ਵਰਗੇ ਮੁਖ ਵਾਲੀਆਂ ਕੋਮਲ ਹੱਥਾਂ ਨਾਲ। 





1326 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਰਦਨ ਕਰੈਂ ਭਰੈਂ ਸਥਿ ਅੰਗੇਂ”। 

ਪੰਚ ਕਲਾ ਪੁਨ ਸ਼ਸਤ੍ਰ ਲੀਓ। 

ਕਸਯੋ ਤਮੰਚਾ' ਪੁਥਮ ਚਲੀਓ ॥ ੫੮ ॥ 
ਕਲਾ ਦਬੀ ਪੁਨ ਕਲਾ ਦਿਖਾਈ। 

ਥਈ' ਸੁ ਤੇਗ ਬੇਗ ਗਰ ਪਾਈ। 

ਕਬਜਾ ਗਹਿ ਪੇਖਯੋ ਕਰ ਧਰ ਪੈ'। 

ਖਰ ਧਾਰਾ ਆਰਾ ਬਨ ਅਰਿ ਪੈ' ॥੫੯॥ 


ਕਲਾ ਕਲਾ-ਬਾਜੀ ਪੁਨ ਖਾਈ। 

ਬਰਛੀ ਤ੍ਰਿਛੀ' ਭਈ ਦਬਾਈ। 
ਲਹਿ-ਲਹਾਤ ਜਨ ਸਾਂਪਨਿ ਕਾਰੀ'। 
ਖਾਇ ਸੱਤਰ ਗਨ ਕੋ ਬਿਨ ਬਾਰੀ' ॥੬੦॥ 
ਚਤੁਰਥ ਕਲ ਚਤੁਰਨ ਚਤੁਰਾਈ। 

ਦਾਬੀ ਕਲਾ ਕਲਾ ਬਰਤਾਈ। 

ਤੀਖਨ ਭੀਖਨ ਜਮਧਰ ਬਨੀ'। 

ਅਤਿ ਖਰ ਅਨੀ, ਹਤੈ ਅਰਿ ਅਨੀ' ॥੬੧॥ 
ਗੁਰੁ ਜਬਿ ਹੈ ਕਲ ਪੰਚਮ ਦਾਬੀ। 

ਪਟੇ ਬਾਜ ਨਰ ਕੇ ਕਰ ਫਾਬੀ'। 

ਅਰਿ ਸਿਰ ਪਰੇ ਘਰੇ ਜਿਮ ਫੋਰੈ'। 
ਚੂਰਣ ਕਰ ਧਰ ਪਰ ਭਰਰੋਰੈ' ॥ ੬੨ ॥ 
ਪਰਖਤ ਕਲਾ ਗੁਰੂ ਅਤਿ ਹਰਖਤ। 
ਕ੍ਰਿਪਾ ਬ੍ਰਿਸ਼ਟਿ' ਸਿੱਖਨ ਪਰ ਬਰਖਤ। 
ਪਾਂਚ ਤੁਰੰਗ ਪੁਨਾ ਅਨਵਾਏ'। 

ਭੂਖਨ ਕੰਚਨ ਜੀਨ ਸਜਾਏ ॥ ੬੨॥ 
ਕੂਦਤ ਨਚਤ ਕੁਰੰਗਨ ਨਟ ਸੇ'। 

ਗੌਨ ਪੌਨ ਚਾਲੈਂ ਚਟਪਟ ਸੇ'। 

ਜਾਤਿ ਭੇਦ ਗੁਰੁ ਤਿਨੈ ਉਚਾਰਜੋ। 

ਫੀਲ' ਸ਼ਿੰਗਾਰਯੋ ਪੁਨਾ ਨਿਹਾਰਯੋ ॥ ੬੪॥ 
ਝੁਲਤ ਮਦਨ ਮਦਜੋ ਜਨੁ ਆਯੋ'। 

ਅਤਿ ਅਭਿਰਾਮ ਕਾਮ' ਦਿਖਰਾਯੋ। 


'ਸਾਰੇ ਅੰਗਾਂ ਨੂੰ ਭਲੀ ਤਰ੍ਹਾਂ ਮਲਦੀਆਂ ਹਨ। 
'ਪਿਸਤੌਲ। 


'ਹੋ ਗਈ। 
'ਮੁਠ ਫੜ ਕੇ ਹੱਥ ਤੇਰੱਖ ਕੇ (ਗੁਰਾਂ ਨੇ) ਦੇਖੀ। 


'ਤਿੱਖੀ ਧਾਰ ਵੈਰੀ ਉੱਪਰ ਆਰੇ ਵਾਂਗ ਚੀਰਨ ਵਾਲੀ ਬਣ 


ਗਈ। 


'ਤਿੱਖੀ ਤੇ ਭਿਆਨਕ ਕਟਾਰ ਬਣ ਗਈ। 
ਬਹੁਤੀ ਤਿੱਖੀ ਨੌਕ ਜੋ ਵੈਰੀਆਂ ਦੀ ਫੌਜ ਨੂੰ ਨਾਸ ਕਰੇਗੀ। 


'ਗਤਕੇ ਬਾਜ਼ ਆਦਮੀ ਦੇ ਹੱਥ 'ਚ ਜਾ ਫਬੀ। 
'ਵੈਰੀ ਦੇ ਸਿਰ ਤੇ ਪੈ ਕੇ ਘੜੇ ਵਾਂਗ ਭੰਨੇਗੀ। 
'ਚੂਰਨ ਕਰ ਕੇ ਧਰਤੀ ਉੱਪਰ ਭਲੀ ਤਰ੍ਹਾਂ ਰੋਲੇਗੀ। 


'ਵਰਖਾ। 
'ਮੰਗਵਾਏ। 


'ਹਰਨਾਂ ਤੇ ਨਟਾਂ ਵਾਂਗ। 
!ਹਵਾ ਦੇ ਚਲਣ ਵਾਂਗ ਛੇਤੀ ਚਲਦੇ ਹਨ। 
'ਹਾਥੀ। 


ਜਾਣੋਂ ਕਾਮ ਮਸਤ ਹੋ ਕੇ ਝੂਲਦਾ ਆਇਆ ਹੈ। 
'ਸੁੰਦਰ ਕੰਮ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [127 


ਕਦਮ ਪਦਮ ਸੁਖ ਸਦਮ ਸਪਰਸੇ'। 
ਸੁੰਡ ਪੇਲ ਕੋਮਲ ਭਲ ਕਰ ਸੇ' ॥੬੫॥ 


ਪੁਨ ਪਨਹੀ' ਗੁਰੁ ਕੀ ਗਹਿ ਝਾਰੀ। 
ਧਰੀ ਬਨਾਇ ਟਿਕਾਇ ਅਗਾਰੀ। 
ਤਾਨ ਕਮਾਨ ਬਾਨ ਗੁਰੁ ਛੋਰੇ। 

ਹੇਰਤ ਰਹਯੋ ਗਯੋ ਜਿਤ ਓਰੇ ॥ ੬੬ ॥ 
ਪ੍ਰੇਰਸੋ, ਪਵਨ ਗਵਨ ਕਰਿ ਧਾਯੋ'। 
ਬੀਨ ਬੀਨ ਬੀਨੀ ਸੈਂ ਲਯਾਯੋ'। 


ਚਲਤਿ ਚਾਲ ਚੰਚਲ ਚਿਤ ਚੋਰੈ'। 

ਫਿਰਤ ਦੂਤ' ਇਤ ਉਤ ਯੁਤ ਜੋਰੈ ॥੬੭॥ 
ਛੁਦ੍-ਘੰਟਕਾ' ਪਗ ਮੈਂ ਬਾਜੈਂ। 

ਬਡ ਘੰਟੇ ਤੜਤਾ ਘਨ ਲਾਜੈਂ”। 

ਝੁਲ ਝੁਲਾਵਤ ਝੁਲ ਝੁਲ ਕੈਹੈ'। 

ਰਵਿ ਸਸਿ ਮਿਲੇ ਮੇਘ ਜਨ ਐਹੈਂ!' ॥੬੮॥ 


ਇੰਦੂ ਧਨੁਖ ਸਬਜਾ ਗਿਰਿ ਕਾਰਾ। 
ਫਿਰਤ ਲੀਏ ਜਨੁ ਹਿਯੇ ਹੁਲਾਰਾ'। 


ਚ਼ਲਿ ਜਲ ਪੈ ਭਲ ਸੁੰਡ ਪਖਾਰੀ'। 
ਗਹਿ ਝਾਰੀ ਵਾਰੀ ਕੀ ਚਾਰੀ' ॥੬੯॥ 
ਨਿਜ ਪਗ ਪਰ ਪਗ ਗੁਰੁ ਕਾ ਧੁਾਵੈ'। 
ਦਾਸਨ ਜਜੋਂ ਜਲ ਪਾਇ ਧੁਵਾਵੈ। 
ਪੁਨ ਗਹਿ ਚਵਰ ਨਿਕਟ ਹੈ ਖਰੇ। 
ਸਾਬ ਅਦਬ ਢੋਰਾਵਨ ਕਰੇ ॥ ੭੦॥ 
ਕਰੀ' ਕਰੀ ਕ੍ਰਿਤ ਇਤਿਕ ਸੁਹਾਈ। 
ਔਰ ਕਿਤਿਕ ਨ੍ਰਿਪ ਭਾਖ ਸੁਨਾਈ। 
ਨਿਸ ਕੋ ਗਹਿ ਮਸਾਲ ਭਲ ਚਾਲੈ। 
ਚਾਂਪ ਚਰਨ', ਪਰ ਪਲੰਘ ਸਵਾਲੈ ॥ ੭੧॥ 
ਅਰਿ ਸੌਂ ਗਹਿ ਤਰਵਾਰ ਲਰੈ ਹੈ। 
ਚੌਕਸ' ਚੌਕੀ ਪਹਰਾ ਦੈਹੈ। 


'ਸੁਖਾਂ ਦੇ ਘਰ ਗੁਰਾਂ ਦੇ ਚਰਨ ਕਮਲ ਛੋਹੇ। 
'ਗੁਰਾਂ ਨੇ ਆਪਣੇ ਕੋਮਲ ਹੱਥ ਨਾਲ ਸੁੰਡ ਨੂੰ ਚੰਗੀ ਤਰ੍ਹਾਂ 


/(ਗੁਰਾਂ ਦਾ) ਪੇਰਿਆ ਹੋਇਆ ਹਵਾ ਵਾਂਗ ਦੌੜ ਕੇ ਗਿਆ। 
'ਸੁੰਡ ਨਾਲ ਚੁਣ ਚੁਣ ਕੇ ਲਿਆਇਆ (ਬੀਨੀ-ਵੀਣੀ, ਬਾਂਹ 
ਤੇ ਹੱਥ ਦਾ ਵਿਚਲਾ ਹਿੱਸਾ ਭਾਵ ਸੁੰਡ। ) 

'ਚਿੱਤ ਨੂੰ ਚੁਰਾਉਂਦਾ ਹੈ। 

'ਛੇਤੀ। 

'ਛੋਟੀਆਂ ਟੱਲੀਆਂ। 

'ਬਿਜਲੀ ਤੇ ਬੱਦਲ ਨੂੰ ਸ਼ਰਮਿੰਦਾ ਕਰਦੇ ਹਨ। 

'ਝੁਲ ਝੁਲ ਕਰਦੇ ਹੋਏ ਝੁੱਲ ਚਮਕਦੇ ਹਨ। 

'ਸੂਰਜ, ਚੰਦ ਤੇ ਬੱਦਲ ਜਾਣੋ ਮਿਲ ਕੇ ਆ ਰਹੇ ਹਨ। 


ਜਾਣੋਂ ਕਾਲਾ ਪਹਾੜ, ਇੰਦੁ ਦਾ ਹਰਾ ਧਨੁਖ ਲਈ ਫਿਰਦਾ ਹੈ 
ਹਿਰਦੇ 'ਚ ਉਤਸ਼ਾਹ ਧਾਰ ਕੇ। 

'ਧੋਤੀ। 

/ਪਾਣੀ ਦੀ ਚੰਗੀ ਝੱਜਰ ਪਕੜ ਕੇ। 

'ਧਰਾ ਕੇ, ਰਖਾ ਕੇ। 





1328 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨੌਕਾ ਸਮ ਜਲ ਸੈਲ ਕਰਾਵੈ। 


ਬਨਿ ਮਨਿ ਇੱਛਿਤ ਸ਼ਿਕਾਰ ਖਿਲਾਵੈ ॥ ੭੨ ॥ 


ਮ੍ਰਿਗ ਸਸ ਮਾਰ ਚਿੰਘਾਰ ਨਿਕਾਰੈ'। 

ਸੈਫ ਸੰਗ ਸਿੰਘ ਤਈਂ ਬਿਦਾਰੈ'। 

ਔਰ ਅਨਿਕ ਕ੍ਰਿਤ ਕਰਤ ਕਹੇ ਪਰ'। 
ਮਾਨਵ ਸੀ ਮਤਿ ਵਤ ਮਤੰਗ ਵਰ' ॥ ੭੩॥ 
ਰੰਗ ਢੰਗ ਗੁਨ ਮੈਂ ਗਜ ਐਸੋ। 

ਦੂਸਰ ਨੌਰ ਨਹੀ ਕਿਤ ਹੈ ਸੋ। 

ਇੰਦੂ ਗਜਿੰਦੂ ਬਦਲਿ ਤਨ ਮਾਨੋ'। 


ਪ੍ਰਭ ਅਵਤਾਰ ਤੁਮੈਂ ਪਹਿਚਾਨੋ ॥ ੭੪॥ 
ਲਘੁ ਤਨ ਬਨਿ ਮਮ ਆਯੋ ਦ੍ਹਾਰੇ'। 

ਹੇਤ ਰਿਝਾਵਨ ਸਤਿਗੁਰੁ ਭਾਰੇ। 

ਛੋਟ ਕੱਦ, ਗੁਨ ਮੱਧ ਬਿਹੱਦਾ'। 

ਆਕਰ ਰਤਨ ਹੋਤ ਜਿਮ ਅੱਦਾ' ॥ ੭੫ ॥ 


ਪੀਰ ਫਕੀਰ ਅਮੀਰਨਿ ਬੀਰਨਿ'। 
ਧੀਰਨਿ ਮੀਰਨਿ' ਗੁਨੀ ਗਹੀਰਨਿ”। 
ਸਬਿ ਕੇ ਸ਼ਿਰੋਮਣੀ ਤੁਮ ਜੈਸੇ। 

ਵਸਤੁ ਅਮੋਲ ਆਪ ਢਿਗ ਤੈਸੇ ॥ ੭੬ ॥ 
ਦੀਨ ਦਯਾਲ ਦੀਨ ਪੁਤਿਪਾਰੀ'। 

ਤਾਹਿ ਤ੍ਰਾਹਿ' ਮੈਂ ਸਰਣਿ ਤੁਮਾਰੀ। 

ਕਰੋ ਸਿੱਖ ਨਿਜ ਸਿੱਖ ਕੋ ਪਿਖਿ ਸੁਤ'। 
ਮੈਹੁੰ ਮੁਕਤਿ ਜਿਮ ਲੈਹੁਂ ਕੁਲੈ ਯੂਤ' ॥ ੭੭॥ 
ਸੁਨ ਕੈ ਅਰਜ਼ ਫਰਜ਼ ਨਿਜ ਲਖਿ ਗੁਰੁ। 
ਪਗ ਪਾਹੁਲ ਉਪਦੇਸ਼ ਦਯੋ ਫੁਰ'। 
ਵਾਹਿਗੁਰੂ ਗੁਰੁ ਮੰਤ੍ਰ ਉਦਾਰੂ। 

ਦਯੋ ਚਾਰ ਵੇਦਨ ਕੋ ਸਾਰੂ' ॥ ੭੮ ॥ 
ਭਗਤਿ ਅਵਿਰਲ ਗਯਾਨ' ਬਿਗਯਾਨਾ”। 


'ਹਰਨਾਂ ਤੇ ਸਹਿਆਂ ਦੀਆਂ ਮਾਰ ਕੇ ਚੀਕਾਂ ਕਢਾ ਦਿੰਦਾ ਹੈ। 
'ਤਲਵਾਰ ਨਾਲ ਸ਼ੇਰ ਨੂੰ ਮਾਰ ਦੇਂਦਾ ਹੈ। 

'ਕਹੇ ਅਨੁਸਾਰ। 

'ਮਨੁਖ ਵਰਗੀ ਮੱਤ ਵਾਲਾ ਸੂਸ਼ਟ ਹਾਥੀ ਹੈ। 


ਜਾਣੋਂ ਇੰਦੂ ਦੇ ਐਰਾਪਤ ਹਾਥੀ ਨੇ ਹੀ ਸਰੀਰ ਬਦਲ ਲਿਆ 
ਹੈ। 


'ਛੋਟਾ ਸਰੀਰ ਬਣ ਕੇ ਮੇਰੇ ਰਾਹੀਂ ਆਇਆ ਹੈ। 


'ਗੁਣਾਂ ਵਿੱਚ ਬਹੁਤ ਵੱਡਾ ਹੈ। 

'ਜਿਵੇਂ (ਅੱਦਾ) ਕੱਟਿਆ ਹੋਇਆਰਤਨ (ਆਕਰ) ਸ੍ਰੇਸ਼ਟ ਹੋ 
ਜਾਂਦਾ ਹੈ (ਭਾਵ ਕੱਦ ਦਾ ਛੋਟਾ ਹੁੰਦਿਆਂ ਕੀਮਤ ਵਿੱਚ ਵੱਡਾ 
ਹੁੰਦਾ ਹੈ)। 

ਸੂਰਮਿਆਂ ਵਿੱਚੋਂ। 

ਪਾਤਸ਼ਾਹਾਂ ਵਿੱਚੋਂ। “ਬਹੁਤੇ ਗੁਣਾਂ ਵਾਲਿਆਂ ਵਿੱਚੋਂ। 


(ਗ਼ਰੀਬਾਂ ਦੀ ਪਾਲਣਾ ਕਰਨ ਵਾਲੇ ਹੋ। 
'ਰੱਖਿਆ ਕਰੋ, ਰੱਖਿਆ ਕਰੋ। 
'ਆਪਣੇ ਸਿੱਖ ਦਾ ਪੁੱਤਰ ਵੇਖ ਕੇ। 
'ਜਿਵੇਂ ਮੈਂ ਕੁਲ ਸਣੇ ਮੁਕਤੀ ਲੈ ਸਕਾਂ। 


'ਛੇਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1329 


ਦੁਰਲਭ ਪਦ ਜੋ ਮੁਨੀਅਨ ਮਾਨਾ। 

ਗੁਰੁ ਸਮ ਦਾਤਾ ਅਵਰੁ ਨ ਬੀਓ'। 

ਸੋ ਖੁਸ਼ ਹੂ ਗੁਰੁ ਨ੍ਰਿਪ ਕੋ ਦੀਓ ॥ ੭੯॥ 
ਯਾਹੀ ਤੈ ਗੁਰੁ ਕੀ ਬਡਸਾਈ। 

ਹੈ ਪ੍ਰਮੇਸ਼ਰ ਤੇ ਅਧਿਕਾਈ। 

ਦੇਤ ਕਰਮ ਫਲ ਈਸ ਚੁਰਾਸੀ। 

ਕਟੈਂ ਚੁਰਾਸੀ ਗੁਰੁ ਜਮ ਫਾਸੀ ॥੮੦॥ 
ਨਿਗਮਾਗਮ! ਇਹੁ ਦੇਵਤ ਸਾਖੀ?। 

ਹਰਿ ਗਯਾਨ ਨਿਜ ਨੈਨਹਿਂ ਲਾਖੀ'। 
ਸਚਵ' ਸਯਾਨੇ ਨਰ ਨ੍ਰਿਪ ਕੇਰੇ। 

ਭਏ ਸਿੱਖ ਬਹੁ ਭਾਗ ਭਲੇਰੇ ॥੮੧॥ 
ਦੁਤੀ ਦਿਵਸ ਮਾਤਾ ਨ੍ਰਿਪ ਕੇਰੀ। 

ਗੁਰੁ ਪਗ ਦਰਸੇ ਆਇ ਸਵੇਰੀ। 

ਦੈ ਬਹੁ ਭੇਟ ਮਹਿਲ ਮੈਂ ਗਈ। 

ਸੀ ਗੁਜਰੀ ਜੀ ਕੇ ਪਗ ਪਈ ॥੮੨॥ 
ਉਭੈ ਸਮਾਣੀ ਪੁਨਾ ਜੁਹਾਰੀ'। 'ਫੇਰ ਗੁਰਾਂ ਦੇ ਦੋਹਾਂ ਮਹਿਲਾਂ ਨੂੰ ਨਮਸਕਾਰ ਕੀਤੀ। 
ਲਈ ਅਸੀਸ ਸਰਬ ਸੁਖਕਾਰੀ। 

ਭੂਸ਼ਨ ਬਸਨ ਬਚਿੱਤ੍ਰ ਭਾਰੇ। 

ਅਰਪੇ ਤੋਫੇ ਬਡ ਬੈ ਵਾਰੇ' ॥੮੨॥ 'ਮੁੱਲ ਵਾਲੇ। 
ਕਿਤਿਕ ਦਿਵਸ ਪੁਰਿ ਅਨੰਦ ਰਹਾਏ। 
ਸੈਰ ਸ਼ਿਕਾਰ ਕਰੇ ਮਨ ਭਾਏ। 

ਡੇਰਾ! ਅਯੋ ਕਾਬਲੌਂ ਜੋਈ। 

ਨ੍ਰਿਪ ਕੋ ਗੁਰੁ ਦਿਖਰਾਯੋ ਸੋਈ ॥੮੪॥ 
ਤੋਫੇ ਔਰ ਗੁਰੂ ਘਰ ਕੇਰੇ। 

ਪੇਖਿ ਰਹਜੋ ਨ੍ਰਿਪ ਤੱਜਬ ਵਧੇਰੇ। 

ਕਰਿ ਸਤਿ ਸੰਗਤਿ ਸਾਰੇ ਗੁਰੁ ਕੀ'। 

ਨਸੀ ਅਵਿਦਯਾ ਦੁਬਿਧਾ ਉਰ ਕੀ ॥੮੫॥ 
ਆਯੂਧ ਬਿੱਦਜਾ ਲੌ ਬਹੁ ਬਿੱਦਯਾ। 

ਸੀਖੀ ਗੁਰੁ ਤੇ ਨ੍ਰਿਪ ਪੁਸਿੱਧਜਾ'। 

ਨ੍ਰਿਪ ਗੁਰੁਰਾਣੀ', ਗੁਜਰੀ ਮਾਤਾ। 





1330 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਬੀ ਮਹਿਲਿ ਮਿਲਿ ਕਰਹੀਂ ਬਾਤਾ ॥੮੬॥ 

ਪ੍ਰਮਾਰਥ' ਸ੍ਰਾਰਥ” ਪੁਰਖਾਰਥ”। 'ਮੁਕਤੀ ਦਾ ਮਾਰਗ। “ਆਪਣਾ ਪੁਯੋਜਨ। “ਉੱਦਮ। 

ਕਹਿੰ ਗੁਰੁ ਨਿਰਿਪਹਿਂ ਕ੍ਰਿਸ਼ਨ ਸਮ ਪਾਰਥ'। 'ਜਿਵੇਂ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਸੀ। 

ਰਾਜਨੀਤਿ ਕੀ ਨੀਤਿ ਅਨਿਕਧਾ'। ਅਨੇਕ ਤਰ੍ਹਾਂ ਦੀ। 

ਰਾਜ ਜੋਗ ਦ੍ਰਿੜਾਹਿੰ ਜਨਕਧਾ' ॥੮੭॥ 'ਜਨਕ ਵਾਂਗ। 

ਰਤਨਰਾਇ ਕੋ ਰਤਨ ਬਨਾਯੋ। 

ਨਿਰ-ਸੰਦੇਹ ਬਿਦੇਹ ਜਥਾਯੋ'। 'ਜਿਵੇਂ (ਉਹ ਜਨਕ) ਬਿਨਾ ਸੰਸੇ ਤੋਂ ਵਿਦੇਹ ਸੀ। 

ਬਿੱਦਜਾ ਅਨਿਕ ਬੀਚ ਕਿਯ ਨਿਪੁਨਾ'। 'ਚਤੁਰ, ਮਾਹਰ। 

ਜਗਤ ਦਿਢਾਯੋ ਦਿਢ' ਸਮ ਸੁਪਨਾ ॥੮੮॥ 'ਪੱਕੀ ਤਰ੍ਹਾਂ। 

ਨਿਤ ਪੁਤਿ ਗੁਰੁ ਢਿਗ ਸੰਗਤਿ ਆਵੈ। 

ਅਰਪ ਅਕੋਰ' ਅਨਿਕਧਾ ਜਾਵੈ। 'ਭੇਟਾ। 

ਆਨੰਦਪੁਰਿ ਆਨੰਦ ਬੁਲੈਦੈ। 

ਰਹੈ ਰੈਨ ਦਿਨ ਅਧਿਕ ਅਮੰਦੈ' ॥੮੯॥ 'ਉੱਜਲ। 

ਫਿਰੈ ਬਜ਼ਾਰ ਵੀਚ ਪ੍ਸਾਦੀ'। 

ਛਕੈ ਸੂਇੱਛਤ ਯੁਤ ਅਹਿਲਾਦੀ। 

ਜੋ ਨੁਕਸਾਨ ਜਾਂਹਿ ਕਾ ਹੋਈ। 

ਬਨਕਨ ਕੌ' ਦਿਵਾਹਿਂ ਗੁਰ ਸੋਈ ॥ ੯੦॥ 

ਔਰ ਤਿਹਾਵਲ ਰਾਤਬ' ਖਾਵੈ। 

ਲੀਲ੍ਹਾ ਗੁਰੁ ਕੋ ਅਨਿਕ ਦਿਖਾਵੈ। 

ਦੂਰ ਦੂਰ ਲੌ ਨ੍ਰਿਪਨ ਕੇਰੇ। 

ਆਵਤ ਹੇਰਨ ਲੋਕ ਬਧੇਰੇ ॥੯੧॥ 

ਵਸਤੂ ਹੇਰਿ ਗੁਰੂ ਘਰ ਕੇਰੀ। 

ਕਰੈਂ ਬਾਤ ਘਰ ਜਾਇ ਬਧੇਰੀ। 

ਚਾਰ ਮਾਸ ਨਿਿਪਰਹਿ ਅਸਾਮ ਪਤਿ। 

ਬਿਦਾ ਲੇਤ ਉਰ ਭਿਦਾ ਖਿਦਾ ਅਤਿ' ॥ ੯੨॥ __'ਬਹੁਤੇ ਦੁੱਖ ਨਾਲ ਹਿਰਦਾ ਵਿੰਨ੍ਹਿਆ ਗਿਆ। 

ਗਦ ਗਦ ਗਿਰਾ' ਨੈਨ ਜਲ ਧਾਰੈਂ। 'ਕੰਠਰੁਕ ਗਿਆ। 

ਵਹੀ ਸਹੀ, ਗੁਰੁ ਚਰਨ ਪਖਾਰੈ”। 'ਨੇਤ੍ਰਾਂ ਚੋਂ ਜਲ ਦੀਆਂ ਧਾਰਾਂ (ਸਹੀ) ਠੀਕ ਭਾਵ ਬਹੁਤੀਆਂ 
(ਵਹੀ) ਵਗੀਆਂ (ਜਿਨ੍ਹਾਂ ਨਾਲ) ਗੁਰਾਂ ਦੇ ਚਰਨ ਧੋ ਦਿੱਤੇ। 

ਸਿਰੋਪਾਉ ਗੁਰੁ ਦਯੋ ਅਮੋਲਾ। 


ਕਿਯ ਸਨਾਥ' ਦੈ ਗਜਾਨ ਅਡੋਲਾ ॥ ੯੨॥ 'ਸਫ਼ਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1331 


ਮਨ ਗੁਰੁ ਢਿਗ ਤਨ ਘਰ ਦਿਸ ਜਾਹੀ। 

ਜਯੋਂ ਚੀਤਾ ਪਟ ਧੂਜ ਪਰ ਛਾਂਹੀ'। ਜਿਵੇਂ ਚਿਤ੍ਰੇ ਹੋਏ ਬਸਤ ਦਾ ਫਰਰਾ (ਤਾਂ ਖੰਭੇ ਦੇ ਨਾਲ ਲਗਾ 
ਰਹਿੰਦਾ ਹੈ) ਪਰਛਾਵਾਂ (ਦੂਰ ਚਲਿਆ ਜਾਂਦਾ ਹੈ)। (ਅ) 
ਜਿਵੇਂ ਫਰਰੇ ਉੱਪਰ ਚਿੱਤ੍ਰੇ ਦੀ ਤਸਵੀਰ (ਹੁੰਦੀ ਹੈ)। 

ਗੁਨ ਗਨ ਗੁਰੁ ਕੇ ਜਾਤ ਸਰਾਹਿਤ। 

ਐਹੈਂ ਫੇਰ ਕਬੀ ਸਭਿ ਚਾਹਿਤ ॥ ੯੪॥ 

ਸਨੇ ਸਨੇ ਨਿਜ ਧਾਮ ਪਧਾਰੇ। 

ਸਿਮਰਤ ਵਾਹਿਗੁਰੂ ਸੁਖਕਾਰੇ ॥। ੯੫॥ 

ਦੋਹਰਾ: 

ਅਤਿ ਉਦਾਰ ਦਾਤਾਰ ਸੁਖ, 

ਸਬਿ ਪੁਕਾਰ ਨਿਰਧਾਰ'। 

ਹਿੰਦੁਵਾਨ ਰਖਵਾਨ ਹਿਤ, ਪੁਭੁ ਧਾਰਜੋ ਅਵਤਾਰ 

॥੯੬॥ 

ਦੇਸ ਦੇਸ ਤੈ ਸੁਭਟ ਗਨ, ਸੁਨਿ ਗੁਰੂ ਕਾ ਜਸ 

ਭੂਰ । 

ਆਵਤ ਪਾਵਤ ਮਾਨ ਧਨ, ਮਨ ਭਾਵਤ ਸੁਖਰੂਰ' 

॥੯੭॥ 

ਚੌਪਈ: 

ਸਿੱਖ ਅਸੰਖ' ਆਇ ਢਿਗ ਰੈਹੈਂ। 

ਪੁਰ ਆਨੰਦ ਮੈਂ ਆਨੰਦ ਲੈਹੈਂ। 

ਜਿਨ ਮਨ ਤਨ ਧਨ ਅਰਪਜੋ ਗੁਰੁ ਕੋ। 

ਸਿਦਕ ਭਰੋਸ ਹੋਸ਼ ਧਰ ਉਰ ਕੋ ॥੯੮॥ 

ਸੇਵਤ ਸਦਾ ਸਬਿਧਾ ਗੁਰੈਂ ਸੇ'। ਸਹਿਤ ਬਿਧੀ ਦੇ ਗੁਰਾਂ ਨੂੰ। 

ਸੁਰਤਰੁ ਸੁਰਪਤਿ ਗੁਰੈਂ ਸੁਰੈਂ ਸੇ'। '(ਜੋ) ਕਲਪ ਬ੍ਰਿੱਛ, ਇੰਦੂ ਤੇ ਦੇਵਤਿਆਂ ਤੋਂ (ਗੁਰੈਂ) ਵੱਡੇ 
ਹਨ। 


ਸ਼ਸਤ੍ਰ ਸ਼ਾਸਤ੍ਹ ਬਹੁ ਅਭਯਾਸੈਂ। 

ਕਰਹੀਂ ਤਥਾ ਜਥਾ ਗੁਰੁ ਆਸ਼ੈਂ ॥੯੯॥ 

ਸ਼ਹਿਨ-ਸ਼ਾਹਿ ਸਮ ਸੋਹਿ ਸਮਾਜਾ। 

ਗੁਰੁ ਦਰ ਪਰਰਹਿ ਭੀਰ ਦਰਾਜਾ। 

ਕਬੀ ਕਬੀ ਗੁਰੁ ਚਢੈਂ ਸ਼ਿਕਾਰੈਂ। 

ਬਾਘ' ਰੀਝ? ਝਿੰਗਾਰ” ਸੰਘਾਰੈਂ ॥੧੦੦॥ 'ਸ਼ੇਰ। “ਰਿੱਛ। (ਅ) ਰੋਝ। “ਝੰਖਾਰ-ਬਾਰਾਂ ਸਿੰਗਾ। 





1332 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਕ ਦਿਨ ਸੁਭਟਨ ਸਿਮਟ' ਅਰਜ਼ ਕੀ। 
ਲਰਜ਼ ਗਰਜ਼ ਯੁਤ ਥੀ ਜੁ ਫਰਜ਼ ਕੀ'। 
ਬਨੀ ਅਨੀ ਜਿਮ ਘਨੀ ਸਜੀਲੀ'। 
ਚਟਕੀਲੀ ਰੰਗੀਲ ਸਮੀਲੀ' ॥ ੧੦੧॥ 
ਦੁੰਦਭਿ ਬਨੈ ਦੀਹ' ਤਜੋਂ ਬਜ ਹੈ। 

ਬਿਨ ਦੁੰਦਭਿ ਨਹਿ ਸੈਨਾ ਸਜ ਹੈ। 

ਸੁਨਿ ਮਨਿ ਮਾਨਿ ਪਾਤਿਸ਼ਾਹਿ ਸਾਚੇ। 

ਨੰਦ ਚੰਦ ਪੁਤਿ ਬੈਨ ਉਬਾਚੇ' ॥ ੧੦੨॥ 
ਬਨੈ ਦਮਾਮਾ' ਦੀਹ ਅਬੈ ਹੈ। 

ਜਾਂਹਿ ਧੁੰਕਾਰ' ਦੂਰ ਲੌ ਜੈ ਹੈ। 
ਕਾਰੀਗਰ ਬਡ ਤੁਰਤ ਬੁਲਾਏ। 

ਦੈ ਜਰ' ਘਰਨ ਕਰਨ ਬਹੁ ਲਾਏ ॥ ੧੦੨॥ 
ਸੋ ਪਿਖਿ ਮੰਦ ਮਸੰਦ ਡਰਾਏ। 

ਨਹਿ ਜਯੋਂ ਬਨੈ ਭਨੈਂ ਤਿਸ ਭਾਏ। 

ਬਾਨੀ ਤਿਨ ਕੀ ਗੁਰੂ ਨ ਮਾਨੀ। 

ਗਏ ਮਾਤ ਢਿਗ ਮਿਲ ਅਗਯਾਨੀ ॥੧੦੪॥ 
ਬੰਦਨ ਕਰਿ ਇਮ ਅਰਜ਼ ਬਖਾਨੀ। 

ਅਹੋ ਮਾਤ ਸਾਹਿਬ ਤੂੰ ਸਜਾਨੀ। 

ਉਮਰ ਨਵੀਨ ਚੀਨ' ਗੁਰੁ ਵਰੁ ਹੈਂ। 

ਮਨ ਭਾਵਤ ਯਾਵਤ' ਕੰਮ ਕਰਿ ਹੈਂ ॥੧੦੫॥ 
ਅਨੀ ਬਟੋਰ' ਘਨੀ ਢਿਗ ਰਾਖੈਂ। 

ਚਾਹਿ ਸਿਪਾਹਿ ਬਿੱਤ ਨਿੱਤ ਲਾਖੈਂ”। 
ਮੇਖਜ਼ੀਨ' ਕੋ ਕੀਨ ਖਰਚ ਬਡ। 

ਦੇਗ' ਦਿਨੋ ਦਿਨ ਬੇਗ ਰਹੀ ਬਢ ॥ ੧੦੬ ॥ 
ਖਰਚ ਵਰਚ ਇਮ ਤੋਂ ਨ੍ਰਿਪ ਕੈਹੈਂ”। 

ਕੋਸ਼' ਵਿਸ਼ੇਸ਼ ਦੇਸ ਜਿਨਿ ਪੈ ਹੈ। 

ਗਾਦੀ ਏਹੁ ਫਕੀਰਨ ਕੇਰੀ। 

ਫੌਜੈਂ ਸੌਜੈਂ ਨਾਹਿ ਬਧੇਰੀ' ॥੧੦੭॥ 

ਇਨਿ ਬਾਤੋਂ ਮੈਂ ਬਢਤ ਬਖੇਰੇ। 


ਸੂਰਮਿਆਂ ਸੰਕੋਚ ਕੇ। 

।ਕੰਬ ਕੇ ਇੱਛਾ ਸਹਿਤ ਜੋ ਫ਼ਰਜ਼ (ਅਦਾ ਕਰਨ) ਦੀ ਸੀ। 
'ਜਿਵੇਂ ਬਹੁਤੀ ਸਜਾਵਟ ਵਾਲੀ ਫ਼ੌਜ ਬਣੀ ਹੋਈ ਹੈ। 
'ਚਮਕ ਦਮਕ ਵਾਲੀ, ਰੰਗ-ਬਰੰਗੀ ਤੇ ਮਿਲਵੀਂ। 

'ਵੱਡਾ ਧੈਂਸਾ ਬਣੇ। 


'ਜਾਣੋਂ। 

'ਜਿਤਨੇ। 

'ਬਹੁਤੀ ਫ਼ੌਜ ਇਕੱਠੀ ਕਰਕੇ। 

'ਫ਼ੌਜ ਨਿੱਤ ਲੱਖਾਂ ਰੁਪਏ ਚਾਹੁੰਦੀ ਹੈ। 
'ਬਰੂਦ ਗੋਲੀ ਆਦਿ ਦਾ ਗੋਦਾਮ। 
'ਲੈਗਰ। 

'ਰਾਜੇ ਕਰਦੇ ਹਨ। 

'ਖ਼ਜ਼ਾਨਾ। 


'ਫ਼ੌਜਾਂ ਤੇ ਸਮੱਗ੍ਰੀ ਬਹੁਤੀ ਨਹੀਂ (ਚਾਹੀਦੀ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਗੁਬਿੰਦ ਸਾਹਿਬ ਜਿਮ ਹੇਰੇ। 

ਤਜਨੇ ਪਰੇ ਦੇਸ ਪੁਰਿ ਘਰਿ ਹੈਂ। 

ਲਗੇ ਰਹੇ ਪੀਛੇ ਤਿਨਿ ਅਰਿ' ਹੈਂ ॥੧੦੮॥ 

ਸੁਭਟ ਹਜਾਰੋਂ ਦੁਹਿ ਦਿਸ ਮਰੇ। 

ਆਖਰ ਆਇ ਪਹਾਰਨ ਬਰੇ। 

ਨਿਜ ਨੁਕਸਾਨ ਉਠਾਯੋ ਭਾਰੇ। 

ਭਯੋ ਨ ਤੂਕਨਿ ਕਛੂ ਵਿਗਾਰੇ ॥ ੧੦੯ ॥ 

ਇਨਿ ਭੀ ਰੀਤਿ ਪਿਤਾਮੇ ਕੇਰੀ'। 'ਦਾਦੇ ਦੀ। 
ਗਹੀ ਸਹੀ ਹੂ ਅੰਤ ਉਖੇਰੀ'। 'ਠੀਕ ਪਕੜ ਲਈ ਹੈ ਅੰਤ ਨੂੰ ਔਖਿਆਈ ਹੋਵੇਗੀ। 
ਜਜਯੋਂ ਤਯੇਂ ਬਰਜੋ ਸਾਹਿਬ ਜ਼ਾਦੈਂ। 

ਕਰੈ ਨ ਤਯੋਂ ਜਯੋਂ ਬਢੈ ਫਸਾਦੈਂ ॥ ੧੧੦॥ 

ਠਾਨ ਬਾਲ ਹਠ ਨਠਟਤ' ਨਗਾਰਾ। 'ਬਣਾਉਂਦੇ ਹਨ। 
ਬਜਵੈ ਹੈਂ ਜੈ ਹੈਂ ਜੁ ਸ਼ਿਕਾਰਾ। 

ਸੁਨੈ ਭੀਮ ਸਸਿ ਜਬਿ ਕਹਲੂਰੀ। 

ਕਰੈ ਬਿਵਾਦ ਧਰੈ ਰਿਸ ਭੂਰੀ' ॥ ੧੧੧॥ 'ਬਹੁਤਾ ਗ਼ੁੱਸਾ। 
ਕੌਨ ਭੂਪ ਨਿਜ ਰਾਜ ਮਝਾਰਾ। 

ਬਜਨ ਦੇਤ ਹੈ ਦੁਤੀ ਨਗਾਰਾ। 

ਮਤ ਕਿਤ ਰਾਰ ਬਢਤ ਬਢ ਜਾਵੈ। 

ਬਸਨੋ ਮੁਸ਼ਕਲ ਇਹਾਂ ਬਨਾਵੈ ॥ ੧੧੨॥ 

ਐਸੇ ਜ਼ਿਕਰ' ਫਿਕਰ ਕੇ ਸੁਨਿ ਕੈ। 

ਮਾਤ ਬਾਤ ਮਨਿ ਨਿਕਰ ਸੁ ਗੁਨ ਕੈ'। 

ਸਸਿ ਕ੍ਰਿਪਾਲ ਨਿਜ ਪਾਸ ਬੁਲਾਯੋ। 

ਕਹਯੋ ਕਾਹਿ ਦੁੰਦਭਿ ਘਰਵਾਯੋ ॥ ੧੧੨॥ 
ਸਾਹਿਬਜ਼ਾਦੇ ਕੋ ਇਮ ਰਾਖੋਂ। 

ਜਿਮ ਨ ਜੰਗ ਰਸ ਤੁਮ ਭੀ ਚਾਖੋ। 

ਪੁਨ ਕ੍ਰਿਪਾਲ ਨਿਜ ਸੁਸਹਿ' ਸੁਨਾਈ। 

ਹਟੈਂ ਨ ਸੋ ਜੋ ਠਟੈਂ! ਗੁਸਾਈ ॥ ੧੧੪॥ 

ਤੀਨ ਕਾਲ ਕੀ ਗਤਿ ਗੁਰੁ ਜਾਨੈ। 

ਸਬ ਕੋ ਸੀਖ ਨੀਕ' ਸੁ ਬਖਾਨੈਂ। 

ਤੁਮ ਤੈ ਫਿਰੈਂ ਤੁ ਲੇਹੁ ਫਿਰਾਈ'। 


1 





1334 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰ ਕਿਸੀ ਮੈਂ ਸ਼ਕਤਿ ਨ ਕਾਈ ॥ ੧੧੫॥ 
ਡਰ ਧਰਿ ਥਰ ਥਰ ਕਾਂਪਤ ਰਹਿਹੀਂ। 

ਮਤ ਕਿਤ ਰਿਸ ਕਿਸ ਹਿਤ ਕਿਤ ਕਹਿਹੀਂ। 
ਜੋ ਵਹਿ ਰਟਤ' ਝਟਤ ਸੋ ਹੋ ਹੈ। 

ਫੇਰਨ ਹਾਰ ਫੇਰ ਤਿਸ ਕੋ ਹੈ ॥ ੧੧੬॥ 
ਸੋਰਠਾ: 

ਸਜੀ ਮੌਨ' ਸ੍ਰੀ ਗੂਜਰੀ। 

ਪੁਨ ਜਬਿ ਗੁਰੁ ਨਿਜ ਐਨ', 

ਆਏ ਬੰਦਨ ਮਾਤ ਕੈ ॥੧੧੭॥ 

ਚੌਪਈ: 

ਪਿਖਿ ਸਪੂਤ ਕੋ ਅਤਿ ਹਰਖਾਈ। 

ਦੈ ਆਸਿਖ' ਸਿਖ? ਦੈਨ ਨਰਾਈ। 

ਇਕ ਪੁੱਤਰਾ ਉਰਿ ਪੀਤਿ ਮਹਾਨਾ। 


ਦਗਾ, ਉਆ 


ਬੋਲੀ ਅਹੋਂ ਪੁੱਤ ਪ੍ਰਿਅ ਪ੍ਰਾਨਾ ! ॥ ੧੧੮॥ 


ਤੁਮ ਜਗ ਗੁਰੁ, ਬਪੁ' ਆਦਿ ਗੁਰੂ ਕੋ। 'ਸਰੂਪ। 

ਕਰੋ ਨ ਐਸਾ ਕਾਮ ਸ਼ੁਰੂ ਕੋ। 

ਜਾਂ ਤੈ ਜਨ ਨਹਿ' ਦੁਖ ਕੋ ਮਾਨੈ। 'ਬਹੁਤੇ ਲੋਕ। 

ਉਠੈ ਰਾਰਿ ਦੁਖਦਾਰਿ' ਮਹਾਨੈਂ ॥ ੧੧੯॥ ਦੁਖਦਾਈ ਝਗੜਾ। 

ਫੌਜ ਸੌਜ ਜਸ ਮੌਜ ਰਖੋ ਤਸ'। ਤਪ 
ਰਖ | 


ਕਰੋਂ ਤੈਸ ਜਗ ਜੈਸ ਬਢੈ ਜਸ। 

ਨੌਬਤ ਨਿਜ ਦਰ ਪਰ ਬਜਵਾਵੋ। 

ਧੌਂਸਾ ਮਾਰ ਸ਼ਿਕਾਰ ਨਾ ਜਾਵੋ ॥੧੨੦॥ 

ਸੁਨੈ ਭੀਮ-ਸਸਿ ਸਹਿ ਨ ਸਕੈ ਹੈ। 

ਨਾਹਕ ਚਾਹਕ ਜੰਗ ਬਨੈ ਹੈ'। ਐਵੇਂ (ਬਿਨਾ ਪੁਯੋਜਨ) ਹੀ ਜੰਗ ਦਾ ਚਾਹਕ ਬਣ ਜਾਵੇਗਾ। 
ਗੁਰੂ ਪਿਤਾਮਾ ਤੁਮਰੇ ਜੈਸੇ। 

ਜੰਗ ਠਾਂਨ ਫਿਰ ਸੁਖੀ ਨ ਬੈਸੇ ॥ ੧੨੧॥ 

ਜੋ ਦੇਸਨ ਕੇ ਏਸ' ਬਿਸਾਲੇ। 

ਤਿਨ ਸੋ ਪੇਸ਼ ਬਿਸ਼ੇਸ਼ ਨ ਚਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1335 


ਸੁਨਿ ਜਨਨੀ ਪ੍ਰਤਿ' ਪੁਨ ਗੁਰੁ ਰਰਾ”। 
ਹਮੈ ਨ ਭੈ ਕਿਛੁ ਕਿਸ ਤੇ ਜਰਾ ॥੧੨੨॥ 
ਰੱਖਕ ਏਕ ਅਕਾਲ ਹਮਾਰੇ। 

ਆਨ ਆਨ ਕੀ ਕਾਂਨ ਨ ਧਾਰੇ”। 


ਜਯੋਂ ਅਕਾਲ ਪ੍ਰੇਰਤ ਤਯੋਂ ਕਰਿ ਹੋਂ। 

ਦੁਤੀ ਭਾਂਤਿ ਨਹਿ ਬਾਤ ਨਿਹਰ ਹੈਂ ॥੧੨੩॥ 
ਦੁੰਦਭਿ ਬਜੈ ਖਿਝੈ ਜੇ ਰਾਜਾ। 

ਤੌ ਤਿਹ ਹੋਇ ਅਕਾਜ ਦਰਾਜਾ'। 

ਹਮ ਨਹਿ ਕੋਸ਼ ਦੇਸ ਤਿਸ ਚੈਹੈਂ। 

ਕਾਂਨਨ ਮੈਂ ਅਖੇਰ ਚਰ੍ਹ ਕੈਹੈਂ' ॥ ੧੨੪ ॥ 
ਬੈਰ ਅਕਾਰਨ ਜੇ ਨ੍ਰਿਪ ਕਰਿ ਹੈ। 

ਤੌ ਹਮ ਤੀਯਾ ਨਹੀ ਜੋ ਡਰ ਹੈਂ। 

ਹਮ ਰਹਿੰ ਤਿਮ, ਜਿਮ ਵਹਿ ਰਹਿ ਹਮ ਸੋਂ। 
ਬਿਖਮ ਬਿਖਮ ਸੋਂ, ਸਮ ਹੂ ਸਮ ਸੋਂ' ॥੧੨੫॥ 
ਭੀਮ ਚੰਦ ਹਊਆ ਜੁ ਦਿਖੈ ਹੈਂ। 

ਮੈਂ ਵਹਿ ਬਾਲਕ ਨਹਿ ਜੁ ਡਰੇ ਹੈਂ। 

ਅਸ ਹਊਅਨ ਕੋ ਮੈਂ ਪਰਹਰਹੋਂ। 

ਮਿਲੈ ਤ ਮੇਲੌਂ ਲਰੈ ਤੁ ਲਰਿਹੌਂ ॥੧੨੬॥ 
ਐਨਾ ਐਨ ਸੁੱਧ' ਗੁਰੁ ਘਰ ਹੈ। 

ਜਥਾ ਪਿਖੈ ਕੋ ਤਥਾ ਦਿਖਰ ਹੈ। 

ਇਮ ਕਹਿ ਕਰਿ ਮਾਤਾ ਕੌ ਬੰਦਨ। 
ਬਾਹਿਰ ਆਏ ਅਸੁਰ ਨਿਕੰਦਨ' ॥ ੧੨੭॥ 
ਚਪਲ' ਚਾਲ ਜ਼ਲਿ ਚਿੱਤ ਚੁਰੈ ਹੈਂ। 

ਨੂਰ ਸੂਰ ਸਮ ਭੂਰ ਦਿਪੈ ਹੈਂ'। 

ਕਲਗੀ ਕਲਿਤ ਲਲਿਤ ਭਲ ਝੂਲੈ'। 

ਰੂਪ ਨਿਹਾਰ ਰਮਾ' ਰਤਿ? ਭੂਲੈ ॥੧੨੮॥ 
ਸੁਭਟ ਸਿੱਖ ਜਹਿਂ ਥੇ ਥਿਰ ਅਤਿਸੇ। 

ਬੈਠੇ ਆਇ ਤਹਾਂ ਸੁਰਪਤਿ ਸੇ'। 

ਮਾਤੁਲ ਪ੍ਰਤਿ ਪ੍ਰਭ ਕਹਯੋ ਸੁਨਾਈ। 


'ਮਾਤਾ ਜੀ ਨੂੰ। 2ਕਿਹਾ। 


'ਹੋਰਨਾਂ ਦੀ (ਆਨ) ਅਧੀਨਗੀ ਤੇ (ਕਾਂਨ) ਕਨੌਡ 


ਨਹੀਂਰਖਦੇ। 


ਤਾਂ ਤਿਸ ਦਾ ਬਹੁਤਾ ਖੋਟਾ ਕੰਮ ਹੋਵੇਗਾ। 


'ਜੰਗਲ ਵਿੱਚ ਚੜ੍ਹਕੇ ਸ਼ਿਕਾਰ ਕਰਾਂਗੇ। 


ਕਰੜੇ ਨਾਲ ਕਰੜੇ ਤੇ ਨਰਮ ਨਾਲ ਨਰਮ (ਵਰਤਾਂਗੇ)। 


(ਐਨ) ਠੀਕ ਸਾਫ (ਐਨਾ) ਸ਼ੀਸ਼ਾ ਹੈ। 


'ਦੈੱਤਾਂ ਨੂੰ ਕੱਟਣ ਵਾਲੇ। 

'ਚੰਚਲ। 

ਸੂਰਜ ਵਾਂਗ ਬਹੁਤਾ ਨੂਰ ਚਮਕਦਾ ਹੈ। 

'ਕਲਗੀ ਸਜਾਈ ਹੋਈ ਸੁੰਦਰ ਚੰਗੀ ਤਰ੍ਹਾਂ ਝੂਲ ਰਹੀ ਹੈ। 
'ਲੱਛਮੀ। “ਕਾਮ ਦੀ ਇਸਤ੍ਹੀ। 


'ਇੰਦੂ ਵਰਗੇ। 





1336 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦੁੰਦਭਿ ਤਯਾਰ ਭਯੋ ਕੇ ਨਾਹੀ ॥ ੧੨੯॥ 

ਖਰੀ ਸੁਰਾ ਮਧ' ਮੇਲਿ ਮਸਾਲੇ। 

ਕਰੋਂ ਰਚਾਵਨ ਬਜੈ ਬਿਸਾਲੇ। 

ਹਾਥ ਜੋਰਿ ਕ੍ਰਿਪਾਲ ਬਖਾਨੋ। 

ਭੂਤ ਭਵਿੱਖ ਆਪ ਸਬਿ ਜਾਨੋ ॥੧੩੦॥ 

ਪੈ ਇਕ ਅਰਜ਼ ਫਰਜ਼ ਲਖਿ ਕਰਿਹੌਂ। 

ਮਰਜ਼ ਕਰਜ਼ ਜਿਮ ਗਰਜ਼ ਪ੍ਰਹਰਹੌਂ'। 'ਕਰਜ਼ੇ (ਤੇ) ਬੀਮਾਰੀ ਵਾਂਗ ਆਪਣੀ ਇੱਛਾ ਦੂਰ ਕਰਨੀ 
ਚਾਹੁਦਾ ਹਾ। 

ਨੀਤਿ ਨਿਪੁਨ' ਜੇ ਧਰਮ ਸਿਆਨੇ। ਨੀਤੀ 'ਚ ਚਤੁਰ। 

ਤੇ ਜਨ ਯਾ ਬਿਧਿ ਨੀਤਿ ਬਖਾਨੇ ॥ ੧੩੧॥ 

ਏਕ ਦੇਸ ਜੁਗ ਨ੍ਰਿਪ' ਜੁਰੈ ਹੈਂ। 'ਦੋਰਾਜੇ। 

ਸਹੀ ਸੱਤ੍ਰਤਾ ਵਹੀ ਗਹੈ ਹੈਂ'। ਪੱਕੀ ਦੁਸ਼ਮਣੀ ਉਹੀ ਪਕੜਨਗੇ ਭਾਵ ਕਰਨਗੇ। 

ਤਿਸ ਤੈ ਪਰੈ ਦੁਤੀ ਨ੍ਰਿਪ ਜੋ ਹੈ। 

ਰਹੈ ਮਿਤ੍ਰ ਬਨਯੋ ਸਦ' ਸੋ ਹੈ ॥ ੧੩੨॥ 'ਹਮੇਸ਼ਾਂ। 

ਤਾਂ ਤੇ ਪਰੈ ਤ੍ਰਿਤੀ ਭੂਪਾਲਾ। 

ਉਦਾਸੀਨ ਰਹਿ ਕਹਿ ਬੁਧਿ-ਸ਼ਾਲਾ'। 'ਬਹੁਤ ਬੁਧੀਵਾਨ। 

ਮਿਤ੍ਰ ਸੱਤ੍ਹ ਕਾ ਸੱਤ ਭਵੈ ਹੈ'। 'ਵੈਰੀ ਦਾ ਮਿੱਤਰ ਵੀ ਵੈਰੀ ਹੋ ਜਾਵੇਗਾ। 

ਸੱਤ ਸੱਤੂ ਕਾ ਮੀਤ ਥਵੈ ਹੈ' ॥੧੩੩ ॥ 'ਵੈਰੀ ਦਾ ਵੈਰੀ ਮਿੱਤਰ ਹੋ ਜਾਵੇਗਾ। 

ਤੁਵ ਸਮੀਪ ਨ੍ਰਿਪ ਬਡ ਕਹਿਲੂਰੀ। 

ਸੁਨਿ ਧੁਨਿ ਦੁੰਦਭਿ ਰਿਸ ਹੈ ਭੂਰੀ। 

ਸਹਿ ਨਹਿ ਸਕੈ ਪੁਤਾਪ ਤੁਮਾਰੋ। 

ਪਰੈਂ ਜੰਗ ਭਟ ਮਰੈਂ ਹਜਾਰੋਂ ॥ ੧੩੪॥ 

ਤਾਂ ਕੇ ਮਿੱਤ੍ਰ, ਸੱਤ ਸਭਿ ਬਨ ਹੈਂ। 

ਜੰਗ ਚੰਗ ਨਹਿ ਬੁਧਿ ਜਨ ਗਨ ਹੈਂ। 

ਜੌਨ ਵਸਤੁ ਤੈ ਉਠੈ ਉਪਾਧੀ। 

ਚਹੀਏ ਨਹੀਏ ਵਹੀਏ ਸਾਧੀ' ॥ ੧੩੫ ॥ 

ਸਿੱਖ ਮਸੰਦ ਬੁਲੰਦ ਸਿਆਨੇ। 

ਸੀ ਗੁਜਰੀ ਪੁਤਿ ਇਹੀ ਬਖਾਨੇ। 

ਉਨਿ ਭੀ ਤੁਮ ਪੈ ਹੋਵਗ ਭਾਖਾ। 

ਭਵ ਹੈ ਸੋ, ਜੋ ਤੁਮ ਰਚਿ ਰਾਖਾ ॥ ੧੩੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 7 


ਇਮ ਸੁਨਿ ਢਿਗ ਤੈ ਸੰਗੋ' ਬੋਲਾ। 

ਗੁਰੁ ਪ੍ਰਤਾਪ ਸਿੰਧੁ ਲਗੈ ਅਡੋਲਾ'। 

ਅਚਲੇ ਮਨ ਤੇ ਕਹਾਂ ਡਰੈ' ਹੈਂ। 

ਸਬਿ ਬਿਧਿ ਸੱਮੁਥ ਗੁਰੁ ਘਰ ਮੈਂ ਹੈਂ ॥੧੩੭॥ 
ਇਮ ਸੁਨਿ ਪੁਨਾ ਮਸੰਦ ਉਚਾਰੀ। 

ਬਾਤ ਸਭਾ ਮੈਂ ਕਹੋ ਵਿਚਾਰੀ। 

ਅਪਨੋ ਬਲ ਰਿਪੁ ਕੋ ਬਲ ਹਾੜੋ'। 

ਜੇ ਸਮ ਹੂੈ ਬਧ ਬਿਸ਼ੱਕ ਬਿਗਾੜੋ' ॥ ੧੩੮ ॥ 


ਕੋਹੀ ਨ੍ਰਿਪ' ਤੁਰਕ, 'ਤਿਸ ਕੇਰੇ। 

ਹੂ ਹੈਂ ਮੇੱਦਦਗਾਰ ਵਧੇਰੇ'। 

ਸੰਗੋ ਤਮਕ ਭਮਕ ਪੁਨ ਭਾਨਾ'। 
ਗੁਰੂ ਪਿਤਾਮੇ ਹਮਰੇ ਨਾਨਾ ॥ ੧੩੯ ॥ 
ਠਟੇ ਤ੍ਰਕੇਸਨ ਸੋਂ ਰਣ ਭਾਰੇ। 

ਕਟਿ ਭਟ ਲਾਖੋਂ ਸੁਟੇ ਕਿਨਾਰੇ। 


ਤਿਨ ਹੀ ਕੇ ਪੌਤ੍ਹ ਇਹੁ ਭਾਰੀ। 

ਸਕਲ ਕਲਾ ਸਮਰਥ ਬਲਕਾਰੀ ॥ ੧੪੦ ॥ 
ਪਗੇ ਬੀਰਰਸ ਬੀਰ ਉਬਾਚੇ'। 

ਸੁਨਿ ਪੁਸੰਨ ਹੋਏ ਗੁਰੁ ਸਾਚੇ। 

ਮਾਤੁਲ ਪਤਿ ਗੁਰੁ ਪੁਨਾ ਉਚਾਰਾ। 

ਤਯਾਰ ਕਰਾਵਹੁ ਜਲਦਿ ਨਗਾਰਾ ॥ ੧੪੧॥ 
ਹਮਰੀ ਦੁੰਦਭਿ ਬਿਨਾ ਚਢਾਈ। 

ਦੇਤ ਨ ਛਬਿ' ਅਬਿ ਇਹੈ ਸੁਹਾਈ। 
ਪਰਲੈ ਸੈਲ' ਸੈਲ” ਚਲਿ ਕਰਿ ਹੈਂ। 
ਕਾਂਨਨ ਪੰਚਾਨਨ ਬਹੁ ਹਰ ਹੈਂ! ॥ ੧੪੨ ॥ 
ਕਹਿਲੂਰੀ ਨ੍ਰਿਪ ਜੋ ਅਹੰਕਾਰੀ। 

ਪ੍ਰਥਮ ਬਜਾਵੈਂ ਚਲਿ ਤਿਸ ਦ੍ਰਾਰੀ। 

ਜੇ ਰਿਸ ਧਰਿ ਲਰਬੇ ਕੋ ਐਹੈ। 

ਤੌ ਹਮ ਧਾਰਾ ਖੜਗ ਦਿਖੈ ਹੈਂ ॥੧੪੨॥ 
ਇਹੁ ਸੁਨਿ ਮੂਜੀ' ਮਨ ਮੁਰਝਾਏ। 


'ਬੀਬੀ ਵੀਰੋ ਦਾ ਪੁੱਤਰ। 
'ਗੁਰਾਂ ਦਾ ਪੁਤਾਪ ਸਮੁੰਦਰ ਵਾਂਗ ਅਡੋਲ ਲਗਦਾ ਹੈ। 
'ਅਚੱਲ ਮਨ ਵਾਲੇ ਸਤਿਗੁਰੂ ਕਿਵੇਂ ਡਰ ਸਕਦੇ ਹਨ। 


੮੦ 


'ਤੋਲੋ। 

'ਜੇ ਬਰਾਬਰ ਹੋਵੇ ਜਾਂ (ਆਪਣਾ ਬਾਲ) ਵੱਧ ਹੋਵੇ ਤਾਂ ਬੇਸ਼ਕ 
ਵਿਗਾੜ ਲਵੋਂ। 

'ਪਹਾੜੀ ਰਾਜੇ। 


'ਸੰਗੋ ਨੇ ਗੁੱਸੇ 'ਚ ਭਬਕ ਮਾਰ ਕੇ ਕਿਹਾ। 


'ਸੂਰਮੇ ਨੇ ਬੀਰਰਸ ਵਿਚਰੰਗੇ ਹੋਏ (ਬਚਨ) ਕਹੇ। 





1338 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੀਰ ਬੀਰਰਸ ਯੁਤ ਹੁਲਸਾਏ। 
ਦੁੰਦਭਿ ਤਯਾਰ ਹੋਇ ਤਬਿ ਆਯੋ। 
ਗੁਰੂ ਤਿਹਾਵਲ ਬਹੁ ਕਰਵਾਯੋ ॥ ੧੪੪॥ 
ਸ਼ੀ ਨਾਨਕ ਗੁਰੁ ਆਦਿ ਮਨੈ ਕੈ। 
ਖੁਸ਼ੀ ਭਏ ਦੰਦਭਿ ਵਜਵੈ ਕੈ। 
ਕਾਰੀਗਰਨਿ ਇਨਾਮ ਦਏ ਬਹੁ। 
ਅਤਿ ਉਤਸ਼ਵ ਕੀਨੋ ਤਿਸ ਦਿਨ ਮਹੁੰ ॥੧੪੫॥ 
ਲੈਗਰ ਤਯਾਰ ਭਯੋ ਪੁਨ ਤਬੈ। 
ਛਕਿ ਸੁਖ-ਆਸਨ ਹੋਏ ਸਬੈ। 
ਗੁਰੁ ਨਿਜ ਮਹਿਲਨ ਵਿਖੇ ਸਧਾਏ। 
ਗਯਾਨ ਹਰੀ ਸਦ ਬਲਿ ਬਲਿ ਜਾਏ ॥੧੪੬॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਆਸਾਮ ਪਤਿ ਆਵਨ, ਨਗਾਰਾ 
ਘਰਾਵਨ, ਬਰਨਨੰ ਨਾਮ ਅਠਤਾਲੀਸਮੋਂ ਬਿਸਹਾਮ ॥ ੪੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


1339 


੪੯. [ਰਣਜੀਤ ਨਗਾਰਾ ਸੁਣ ਕੇ ਪਹਿਲਾਂ ਵਜ਼ੀਰ ਫਿਰ ਭੀਮ ਚੰਦ 
ਤੇ ਬਾਦ ਵਿਚ ਚਤੁਰ ਵਕੀਲ ਚੀਜ਼ਾਂ ਮੰਗਣ ਆਇਆ) 


ਦੋਹਰਾ: 

ਦ੍ਰਿਗ ਪਲਕ ਜਿਹ ਝਲਕ ਤੈ, 

ਖਲਕ ਪਲਕ ਮੈਂ ਹੋਇ'। 
ਪਾਲਕ ਘਾਲਕ ਮਾਲਕਹਿ, 

ਬੰਦਿ ਬੰਦਿ ਕਰ ਦੋਇ' ॥੧॥ 
ਦਰਤਾ ਦੁਖ ਦੋਖਨਿ ਓਘ ਅਘੈਂ, 
ਹਰਤਾ ਅਰਿ ਆਸੁਰਿ ਰੋਖਨ ਕੋ'। 
ਕਰਤਾ ਹਰ ਹਾਲ ਵਿਖੈ ਚਰਿਤਾਰਥ, 
ਦਾਸਨ ਵਾਸਨ ਪੋਖਨ ਕੋ'। 


ਸਰਿਤਾ ਸਬਿ ਜੋਖਨ ਤੋਖਨ ਕੀ, 
ਭਰਤਾ ਜਢ ਚੇਤਨ ਧੋਖਨ ਕੋ'। 


ਪਰ ਤਾਰਹੁ ਨੇਤ ਗਜਾਨ ਹਰੀ, 
ਸੁਖ ਲਾਭ ਜਥਾ ਸਮ ਮੋਖਨ ਕੋ' ॥੨॥ 


(2 


ਮਹਰਟਾ ਛੰਦੁ: 
ਹਿੰਦੁ ਪਨਾਹ ਦਨਿੰਦ ਮਨਿੰਦਹਿ 
ਚਿੰਦ-ਭਵਨ ਤੈ ਨਿਕਸੇ'। 

ਲ੍ਰਿੰਦ ਅਰਬਿੰਦੁ ਸੇ ਬਿਕਸੇ'। 


ਥਿਰੇ ਆਇ ਸਾਨੌਦ ਚੰਦ ਸਮ, ਦਾਇ ਆਨੰਦ 
ਦਿਵਾਨੰ'। 


'ਜਿਨ੍ਹਾਂ ਦੇ ਨੇੜ੍ਰਾਂ ਦੀ ਪਲਕ ਦੇ ਝਮਕਣ ਨਾਲ ਪਲ ਵਿੱਚ ਹੀ 
ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ। 

'ਪਾਲਣਾ ਕਰਨ ਤੇ ਨਾਸ ਕਰਨ ਦੇ ਮਾਲਕ ਨੂੰ ਦੋਨੋਂ ਹੱਥ ਬੰਨ੍ਹ 
ਕੇ (ਮੈਂ) ਨਮਸਕਾਰ ਕਰਦਾ ਹਾਂ। 


'ਸਮੂੰਹ ਦੁਖਾਂ, ਦੋਸ਼ਾਂ ਤੇ ਪਾਪਾਂ ਨੂੰ ਦਲਣ ਵਾਲੇ, ਵੈਰੀਆਂ ਤੇ 
ਦੈਂਤਾਂ ਦੇ ਗੁੱਸਿਆਂ ਨੂੰ ਨਾਸ ਕਰਨ ਵਾਲੇ। 


'ਹਰ ਸਮੇਂ ਵਿੱਚ (ਚਰਿਤਾ) ਕੌਤਿਕ ਦਾਸਾਂ ਦੇ (ਅਰਥ) 
ਮਤਲਬ ਤੇ ਇੱਛਾਵਾਂ ਪੂਰੀਆਂ ਕਰਨ ਨੂੰ ਹੀ (ਕਰਤਾ) ਕਰਦੇ 
ਹਨ। 


'ਸਾਰੇ (ਜੋਖਨ) ਮਾਲ ਧਨ ਤੇ (ਤੋਖਨ) ਪ੍ਰਸੰਨਤਾ ਦੀ ਨਦੀ 
ਹਨ ਅਤੇ ਜੜ੍ਹ ਤੇ ਚੇਤਨ ਦੇ (ਧੋਖਨ) ਸੰਸਿਆਂ ਨੂੰ (ਭਰਤਾ) 
ਭਰਨ ਵਾਲੇ ਭਾਵ ਮੇਟਣ ਵਾਲੇ ਹਨ। 


'ਗਿਆਨ ਸਿੰਘ (ਕਹਿੰਦਾ ਹੈ ਕਿ) ਸਾਨੂੰ (ਨੇਤ) ਬੇਅੰਤ 
(ਸੰਸਾਰ ਸਮੁੰਦਰ) ਤੋਂ (ਪਰ) ਵਿਸ਼ੇਸ਼ ਕਰ ਕੇ ਤਾਰੋ ਜਿਵੇਂ 
ਮੁਕਤੀ ਵਾਲਿਆਂ ਦੇ ਵਾਂਗ ਸੁਖ ਤੇ ਲਾਭ ਹੋਵੇ। 


'ਹਿੰਦ ਦੇਰਾਖੇ (ਕਲਗੀਧਰ) ਸੂਰਜ ਵਾਂਗ (ਚਿੰਦ ਭਵਨ) 
ਰਾਜ ਮਹਲ 'ਚੋਂ ਨਿਕਲੇ। 


'ਅਨੰਦ ਦੇ ਬੱਦਲ ਤੇ ਮੁਕਤੀ ਦਾਤਾ ਜੀ ਨੂੰ ਦੇਖ ਕੇ ਬਹੁਤੇ 
ਸਿਖ ਕੰਵਲਾਂ ਵਾਂਗ ਖਿੜ ਗਏ। 

'ਚੰਦ ਵਾਂਗ ਅਨੰਦ ਸਹਿਤ ਆ ਕੇ ਬੈਠ ਗਏ ਜੋ ਸਭਾ ਨੂੰ 
ਅਨੰਦ ਦੇਣ ਵਾਲੇ ਹਨ। 





1340 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨੰਦ ਚੰਦ ਮਾਸੰਦ, ਬੰਦਿ ਕਰ 

ਦੁੰਦ, ਬੁਲੰਦ ਮਹਾਨੰ' ॥੨॥ 
ਕੀਨੀ ਅਰਜ਼ ਫਰਜ਼ ਨਿਜ ਲਖ ਕੈ, 
ਦੁੰਦਭਿ ਭਯੋ ਤਿਆਰੀ। 

ਸੁਨਿ ਗੁਰੁ ਹੇਤ ਸ਼ਿਕਾਰ ਤਯਾਰ ਹ੍ਹੈ, 
ਭੇ ਅਸਵਾਰ ਵਿਚਾਰੀ। 

ਕਰਿ ਅਰਦਾਸ ਕਸਾਇ ਸ਼ੱਸਤ੍ਰ ਪੈ' 
ਧੌਸਾਂ ਗੁਰੁ ਬਜਵਾਯੋ। 

ਗਰਜਿਓ ਪਰਲੈ ਘਨ ਜਿਮ ਤਰਜਜੋ, 
ਅਰਿ ਗਨ ਸੁਨਿ ਖੁਨਸਾਯੋ' ॥੪॥ 


ਕਰ ਪਰ ਬਾਜ ਬਾਜ ਪਰ ਸਤਿਗੁਰੁ, 
ਬਾਜ ਬਜਾਇ ਬਿਸਾਲੇ'। 


ਸਾਜ ਸਮਾਜ ਸ਼ਿਕਾਰ' ਚਢੇ ਗੁਰੁ, 
ਸੰਗ ਸੁਭਟ ਗਨ ਚਾਲੇ। 

ਚਪਲ ਚਲਾਕ ਚਲਤ ਹਯ' ਉਛਰਤ, 
ਨਰ ਇਵ ਸੁਨਿ ਪੁਨ ਧੌਸੈਂ। 

ਬਢਤ ਬੀਰਰਸ ਬੀਰਨ' ਕੇ ਮਨਿ, 
ਉਠਤ ਜੰਗ ਕੀ ਹੌਂਸੈਂ' ॥੫॥ 
ਕਰਤਿ ਅਖੇਰ' ਬਿਲਾਸ ਬਿਲਾਸੀ?, 
ਢਿਗ ਬਿਲਾਸ ਪੁਰ ਢੁਕ ਕੈ। 

ਗੁਰੁ ਰੁਖ ਪਿਖਿ ਨਗਾਰਚੀ ਦੀਨੀ, 
ਦੁਹਿਰੀ ਚੋਬ ਅਚੁਕ' ਕੈ। 
ਗਿਰ-ਗਿਰਾਟ' ਗਿਰ ਕੰਦੂਨ ਅੰਦਰ, 
ਸਪਤ ਧਾਰਿ ਮੈਂ ਪਰਿਯੋ। 

ਅੰਚਕ ਗਰਜ ਤਰਜ ਸਾਗਰ ਸੀ', 
ਸੁਨਿ ਉਰ ਸਬਿਨਿ ਥਰਰਯੋ' ॥੬॥ 
ਦਹਿਲਯੋ ਦਿਲ ਸਸਿ ਭੀਮ ਭੀਮ ਕੈ', 


ਨੈਦ ਚੰਦ ਮਸੰਦ ਨੇ ਮਹਾਨ (ਉੱਚੇ ਸਤਿਗੁਰਾਂ ਨੂੰ) ਦੋਨੋਂ ਹੱਥ 
ਜੋੜ ਕੇ ਨਮਸਕਾਰ ਕੀਤੀ। 


।ਐਉਂ ਗੱਜਿਆ ਜਿਵੇਂ ਪੁਲੋ ਦੋ ਬੱਦਲ ਨੂੰ ਤਾੜ ਰਿਹਾ ਹੋਵੇ, 
ਬਹੁਤੇ ਵੈਰੀ ਸੁਣ ਕੇ ਗੁੱਸੇ ਹੋਏ। 


'ਹੱਥ ਉਪਰ ਬਾਜ਼ ਤੇ ਘੋੜੇ 'ਤੇ ਸਵਾਰ ਹੋ ਕੇ ਸਤਿਗੁਰਾਂ ਬਹੁਤ 
ਵਾਜੇ ਵਜਵਾਏ। 
'ਸ਼ਿਕਾਰ ਦਾ ਸਾਰਾ ਸਾਮਾਨ ਤਿਆਰ ਕਰਕੇ। 


'ਘ੍ੜਾ। 


'ਸੂਰਮਿਆਂ। 
'ਇੱਛਾਵਾਂ। 
'ਸ਼ਿਕਾਰ। “ਹਾਸੇ ਦੇ ਬਚਨ। 


'ਨ ਖੁੰਝਣ ਵਾਲੀ। 
'ਗੜਗੜਾਹਟ=ਧੌਂਸੇ ਦੇ ਵਜਣ ਨਾਲ ਪਹਾੜਾਂ ਤੇ ਕੰਦਰਾਂ 'ਚੋਂ 
ਨਿਕਲੀ ਧੁਨੀ। 


'ਅਚਾਨਕ ਸਮੁੰਦਰ ਦੇ ਢੰਗ ਦੀ ਗੂੰਜ ਪਈ। 
'ਕੰਬ ਗਿਆ। 
ਭਿਆਨਕ (ਅਵਾਜ਼) ਕਰਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1341 


ਦੁਹਿਰੀ ਚੋਬ ਦਮਾਮੀ। 

ਬੂਝੇ ਸਚਵਿ' ਦੁੰਦਭਿ ਕਿਸ ਕਾ ਹੈ, 
ਬਾਜਤ ਇਹੁ ਅਭਿਰਾਮੀ'। 

ਕਿਸੀ ਗਿਰੇਸ਼ੂਰ ਢਿਗ ਨ ਨਗਾਰਾ, 
ਐਸੋ ਜੋ ਗਰਜੈ ਹੈ। 

ਧੁਨੀ ਗੰਭੀਰ ਡਰਾਰੀ' ਭਾਰੀ, 
ਦੂਰੋਂ ਨਿਕਟਿ ਸੁਨੈ ਹੈ ॥ ੭॥ 
ਕਹਸੋ ਵਜੀਰ ਸ੍ਰੀ ਗੁਰੁ ਨਾਨਕ, 
ਜਗਤ ਗੁਰੂ ਬਿਦਤਾਨੇ'। 

ਬਡ ਕਰਮਾਤੀ ਬਖਯਾਤੀ ਜਗ, 
ਹਿੰਦੁ ਤੁਰਕ ਸਬਿ ਮਾਨੇ। 

ਤਸ ਗਾਦੀ ਪਰ ਅਬਿ ਦਸਮੇਂ ਗੁਰੁ, 
ਹੈ ਸੋਢੀ ਕੁਲ ਟੀਕਾ। 

ਜ਼ਰ ਖਰੀਦ' ਪੁਰਿ ਆਨੌਦ ਜਿਸ ਕੇ, 
ਪਿਤਾ ਬਸਾਯੋ ਨੀਕਾ ॥੮॥ 
ਗੋਬਿੰਦਰਾਇ ਅਬੈ ਬਯ' ਬਾਲਕ, 
ਬੀਰ ਧੀਰ ਬਡ ਭਾਰੀ। 

ਜੋ ਕੁਛ ਕਹਤ ਮੁਖੋਂ ਸੋ ਹੋਵਤ, 
ਮਾਨਤ ਸਬਿ ਸੰਸਾਰੀ। 
ਬਨਵਾਯੋ ਤਿਨ ਨਯੋ ਅਮੋਲਕ, 
ਇਹੁ ਰਣਜੀਤ ਨਗਾਰਾ। 

ਇਤ ਕਿਤ ਹੋਵਗ ਅਯੋ ਖੇਲਬੇ, 
ਹੇਤ ਸ਼ਿਕਾਰ ਉਦਾਰਾ ॥ ੯॥ 
ਉਮਰ ਕਿਸ਼ੋਰ' ਚੋਰ ਚਿਤ” ਸੁਠ ਅਤਿ”, 


ਦੀਪਤਿ' ਜੋਤਿ ਇਲਾਹੀ। 

ਰਾਮ ਕ੍ਰਿਸ਼ਨ ਸਮ ਕਰਤ ਚੇਸ਼ਟਾ, 
ਸੁਨਯੋ ਸੁਜਸ ਬਹੁ ਤਾਂਹੀ। 

ਸੁੰਦੂ ਬਦਨ ਮਦਨ ਦੁਤਿ ਛਬਿ ਸਬਿ, 
ਕਦਨ ਮਦਨ ਮਦ ਇੰਦੈਂ”। 


'ਗਿਆਰਾਂ ਤੋਂ ਪੰਦਰਾਂ ਵਰ੍ਹਿਆਂ ਦੀ ਉਮਰ। “ਚਿੱਤ 
ਚੁਰਾਉਣ ਵਾਲੇ। “ਬਹੁਤ ਸੋਹਣੇ। 
'ਚਮਕਦੀ ਹੈ। 


ਸੁੰਦਰ ਚੇਹਰੇ ਦੀ ਸਾਰੀ ਸੋਭਾ ਕਾਮ ਦੀ ਸੋਭਾ ਵਰਗੀ ਹੈ ਜੋ 
ਕਾਮ ਤੇ ਚੰਦੂਮਾ ਦੇ ਹੰਕਾਰ ਨੂੰ ਕੱਟਦੀ ਹੈ। 





1342 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਰਤੰਡ ਮਾਨਿੰਦੈਂ' ॥੧੦॥ 'ਤੇਜ ਤਿੱਖਾ ਤੇ ਇਕਰਸ, ਇੰਦੁ ਤੇ ਸੂਰਜ ਵਾਂਗ ਹੈਂ। 

ਬਲੀ ਬਿਸਾਲ ਬੁਧਿ ਲਘੁ ਬੈ ਹੈਂ, 

ਬਿਬਿਧਾ ਬਿੱਦਯਾ ਪੁਰਨ'। ਬਲੀ, ਵੱਡੀ ਬੁੱਧ ਵਾਲੇ, ਉਮਰ ਦੇ ਛੋਟੇ ਹਨ ਪਰ ਅਨੇਕ 
ਦੇ ਤਰ੍ਹਾਂ ਦੀਆਂ ਵਿੱਦਿਆ 'ਚ ਪੂਰਨ ਹਨ। 

ਭੀਰ ਗੰਭੀਰ ਬੀਰ ਧੀਰਨ ਕੀ, 

ਤੀਰ ਰਹਿਤ ਸਦ ਸੁਰਨ'। ਗੰਭੀਰ ਬਹਾਦਰ ਤੇ ਧੀਰਜਵਾਨ ਸੂਰਮਿਆਂ ਦੀ ਭੀੜ ਸਦਾ 
ਰਜ ਕੋਲ ਰਹਿੰਦੀ ਹੈ। 

ਲਾਖੋਂ ਨਰ ਦਰ ਪਰ ਕਰਿ ਮੰਨਤ, 

ਆਵਤ ਭਾਵਤ' ਪਾਵਤ। 'ਮਨ ਭਾਉਂਦੇ ਪਦਾਰਥ। 

ਲੈਗਰ ਦੇਤ ਅਤੋਟ ਛੋਟ ਬਡ, 

ਜੋ ਜਾਵਤ ਸੋ ਖਾਵਤ ॥੧੧॥ 

ਸੁਨਯੋ ਅਸਾਮ ਦੇਸ ਕਾ ਰਾਜਾ, 

ਜੋ ਗੁਰੁ ਬਚਨੋ ਜਰਮਾ'। 

ਅਯੋਂ ਦਰਸਬੇ ਲੈ ਬਡ ਤੋਫੇ, 

ਜੇ ਦੁਰਲਭ ਸਬਿ ਧਰਮਾ। 

ਡੇਰਾ! ਐਸਾ ਸੁਨਜੋ ਨ ਹੇਰਾ, 

ਜੋ ਕਾਬੁਲ ਤੈਂ ਆਯੋ। 

ਸੁਨਿ ਮਹਿਮਾ ਸਹਿਮਾ' ਨ੍ਰਿਪ ਲਹਿਮਾ:, 

ਪੁਨਿ ਚਹਿਆ ਦਰਸਾਯੋ ॥੧੨॥ 

ਪਠਯੋਂ ਵਜੀਰ ਸੰਧਿ ਕਰਬੇ ਹਿਤ', 

ਗੁਰੁ ਪੁਰਿ ਸੋ ਜਬਿ ਆਯੋ। 

ਪਿਖਿ ਸੋਭਾ ਲੋਭਾ ਮਨ ਤਾਂ ਕੋ, 

ਗੋਭਾ ਮੁਦ ਜਨ ਪਾਯੋ'। 'ਜਾਣੋ ਅਨੰਦ ਦਾ ਅੰਗੂਰ ਪਾ ਲਿਆ। 

ਇਤ ਗੁਰੁ ਨਿਤ ਚਿਤ ਹਿਤ ਅਖੇਰ ਕਰਿ, 

ਐਹੈਂ ਧੌਂਸ ਬਜੈ ਹੈਂ। 

ਉਦਿਤ ਮੁਦਤ ਹ੍ੈ' ਆਯੁਧ ਬਿੱਦਯਾ, 'ਅਨੰਦ 'ਚ ਤਿਆਰ ਹੋ ਕੇ। 

ਸੁਭਟਨਿ ਸਿੱਖਨਿ ਸਿਖੇ ਹੈਂ ॥੧੩॥ 

ਆਵਤ ਖੇਲ ਧੂਰਿ ਨਭ ਛਾਵਤ, 

ਹੁਲਸਾਵਤ ਨਰ ਨਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1343 


ਦ੍ਰਾਰ ਦਰੀਚਨਿ ਵਚਨ' ਬਿਰਹੀਂ, 
ਪੇਖਨ ਹਿਤ ਅਸਵਾਰੀ। 

ਪੇਖਿ ਸਰੂਪ ਅਨੂਪ ਤੇਜ ਅਤਿ, 
ਚਢਤ ਅਨੂਠੀ' ਸੋਭਾ। 

ਹੋਇ ਪਿਤਾਮੇ ਸਮ ਕਹਿ ਸਯਾਨੇ, 
ਬੀਰ ਸਧੀਰ ਅਛੋਭਾ' ॥ ੧੪ ॥ 
ਸੁਨਿ ਰਹਿਰਾਸ ਖਾਸ ਨਿਜ ਡੇਰਨਿ', 
ਸੁਪਤੈਂ ਛਕਿ ਪਰਸ਼ਾਦੈ'। 

ਜਾਮ ਜਾਮਨੀ ਰਹੇ ਜਗੈਂ ਫਿਰ, 
ਪਗੈਂ ਨਾਮ ਅਹਿਲਾਦੈ'। 'ਨਾਮ ਦੇ ਅਨੰਦ 'ਚ ਲੀਨ ਹੁੰਦੇ ਹਨ। 
ਨੌਬਤ ਝਰੈ' ਦੁਆਰ ਗੁਰੁ ਸੁਨ ਕਰਿ, 'ਵਜਦੀ ਹੈ। 
ਆਇ ਰਬਾਬੀ ਗਾਵੈਂ। 
ਆਸਾਵਾਰ ਸਬਦ ਸੁਰ ਭਰਿ ਸੁਨ, 
ਸੁਨਿ ਸੰਗਤਿ ਹੁਲਸਾਵੈ ॥੧੫॥ 
ਬਸਤੁ ਸ਼ਸਤੁ ਸਜ ਕੈ। 

ਵਾਸਨ ਰਾਸਿਨ ਤਜ ਕੈ'। 

ਮਨੋ ਬਿਸ਼ਨ ਗਨ ਸੁਰਨ ਮਝਾਰੀ, 
ਗੁਰੂ ਸਭਾ ਮੈਂ ਸੋਹੈਂ। 

ਭਾਟ ਨਕੀਬ ਸੁਜਸ ਕਵਿ ਰਟਹੀਂ' 
ਗੁਰੁ ਮਨ ਜਨ ਗਨ ਮੋਹੈਂ ॥੧੬॥ 
ਨੰਦ ਚੰਦ ਸੰਗੋ ਆਦਿਕ ਭਟ, 

ਕਰਿ ਕਰਿ ਬੰਦਨ ਬੈਸੇ। 

ਆਵਤ ਸੰਗਤ ਅਰਪ ਅਕੋਰੈ', 
ਪਾਵਤ ਭਾਵਤ' ਜੈਸੇ। 

ਤਬੈ ਵਜੀਰ ਬੁਲਾਯੋ ਨ੍ਰਿਪ ਕੋ, 

ਆਇ ਬੰਦਿ ਪਗ ਬਿਰਯੋ। 

ਤੇਜ ਪਰਤਾਪ ਸਭਾ ਬੈਭਵ' ਪਿਖਿ, 
ਮਨ ਤਿਹ ਫਿਕਰਨ ਘਿਰਯੋ ॥੧੭॥ 





1344 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੂਝੀ ਕੁਸਲ ਗੁਰੂ ਉਨਿ ਭਾਖੀ, 
ਦਯਾ ਆਪ ਕੀ ਸਬ ਹੈ। 

ਪ੍ਰਭ ਜੀ ਤੁਮਰੋ ਸੁਨਯੋ ਨਗਾਰਾ, 
ਬੂਝਯੋ ਨ੍ਰਿਪ ਮੁਹਿ ਤਬਿ ਹੈ। 

ਮੈਂ ਬ੍ਰਿਤੰਤ ਰਾਵਰੋ ਜਸ ਜੁਤ, 

ਭਨਯੋ ਸੁਨਸੋ ਨ੍ਰਿਪ ਮੁਦ ਹੂੈ। 

ਮੇਲ ਦਰਸ ਰਾਵਰ ਕੋ ਚਾਹਿਤ, 
ਪਠਯੋ ਮੋਹਿ ਹਿਤ ਸੁਧ' ਹੈ ॥੧੮॥ 
ਵਹਿ ਨ੍ਰਿਪ ਤੁਮ ਗੁਰੁ ਪੂਜ ਜਗਤ ਕੇ, 
ਛੇਮ ਜਿ ਪ੍ਰੇਮ ਰਖੈ ਹੈਂ 

ਕਾਰਜ ਪਰੈ ਦੁਹਿਨ ਦਿਸ ਜੇ ਕਿਛੁ, 
ਸੋ ਮਿਲਿ ਸਿੱਧ ਕਰੈ ਹੈਂ। 


ਗੁਰੁ ਰੁਖ ਲਖਿ ਪੁਨ ਮਾਤੁਲ ਬੋਲਯੋ, 


ਹੈ ਗੁਰੁ ਘਰੁ ਸੁਰਤਰੁ ਸੋ'। 
ਜੇ ਨ੍ਰਿਪ ਪੇਮ ਮੇਲ ਦਿਢ ਰਖ ਹੈ, 


ਤੌ ਚਖ ਹੈ ਸੁਖ ਤਰੁ ਸੋ' ॥੧੯॥ 
ਗੁਰੁ ਤੋ ਰਾਵ ਰੰਕ ਪਰ ਕਿਰਪਾ 
ਕਰਿ, ਸਦ ਭਰ ਹੈਂ ਇੱਛਯਾ'। 
ਮੇਲ ਰਖਨ ਸਮ ਲਾਭ ਨ ਦੂਜੋ, 
ਬੇਦ ਬਿਦਤ ਇਹੁ ਸਿਛੱਜਾ'। 

ਪੁਨ ਮੁਸਕਾਇ ਭਨਯੋ ਕਲਗੀਧਰ, 
ਸੁਖਦ ਸੁਧਾ ਤੈ ਮੀਠੋ। 

ਛਬਿ ਕੇ ਉਠਤ ਕਲੋਲ ਕਪੋਲਨਿ', 
ਬੋਲ ਅਮੋਲਕ ਡੀਠੋ' ॥ ੨੦॥ 
ਕੈਸ ਗਿਰੇਸ ਬਿਸੇਸ ਅਭਯਾਸਤ, 
ਤੀਰ ਤੁਫੰਗ ਚਲਾਵਨ। 

ਗੁਨੀ ਅਨੀ ਬਿਰਧਾਵਨ'। 

ਕਹਸੋ ਵਜੀਰ ਜੋਰਿ ਕਰ ਨ੍ਰਿਪ ਮਮ, 
ਨਿਪੁਨ' ਬਿੱਦਯਾ ਸਾਰੀ। 


'ਖ਼ਬਰ (ਲੈਣ) ਵਾਸਤੇ। 


'ਜੇ ਪ੍ਰੇਮ ਰੱਖੋਗੇ ਤਾਂ ਸੁਖ ਰਹੇਗਾ। 


'ਕਲਪ ਬ੍ਰਿੱਛ ਵਾਂਗ। 


'ਤਾਂ ਉਹ ਬਹੁਤਾ ਸੁਖਰੱਖੇਗਾ। 


'ਸਦਾ ਇੱਛਾ ਪੂਰੀਆਂ ਕਰਦੇ ਹਨ। 


'ਇਹ ਵੇਦ ਦੀ ਸਿੱਖਿਆ ਪ੍ਰਗਟ ਹੈ। 


'ਗੱਲ੍ਹਾਂ ਤੋਂ ਸੋਭਾ ਦੀਆਂ ਲਹਿਰਾਂ ਉਠਦੀਆਂ ਹਨ। 
'ਦੇਖੇ। 


'ਗੁਣਾਂ ਵਾਲੀ ਫ਼ੌਜ ਦੇ ਵਧਾਉਣ ਦਾ। 


'ਚਤੁਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1345 


ਗਹਿਤ ਮਤੀ ਗਿਰ ਪਤੀ ਸਬੈ ਤਿਸ', 


ਰਹਿਤ ਸਦਾ ਅਨੁਸਾਰੀ ॥੨੧॥ 
ਤੁਵ ਦੁੰਦਭਿ ਧੁਨਿ ਮਧੁਰ ਮੇਘ ਸੀ, 
ਸੁਨਿ ਗੁਨਿ ਮਨ ਬਨਿ ਮੋਰੈ”। 


ਚਹਿਤ ਉਮਹਿਤ ਦਰਸ ਪਗ ਪਰਸਨ, 


ਕਹੋ ਲਿਐਹੋਂ ਭੋਰੈਂ'। 
ਸਿਰੇਪਾਉ ਬਡ ਦਯੋ ਬਿਦਾਈ, 
ਗਯੋਂ ਸਚਵ ਕਰਿ ਬੰਦਨ। 

ਭੀਮ ਚੰਦ ਨ੍ਿਪਿੰਦ ਗਰਿੰਦਹਿ', 
ਲਯਾਯੋ ਕਰਿ ਅਭਿਨੰਦਨ' ॥ ੨੨ ॥ 
ਸਚਵ ਸੈਨ ਭਟ ਸੱਜ ਕੈ। 

ਨੰਦ ਚੰਦ ਗੁਰੁ ਅੱਗੂ ਪਠਾਯੋ, 
ਲਯਾਯੋ ਪਰਮੁਦ ਭਜ ਕੈ'। 

ਭੇਰੀ', ਦੁੰਦਭਿ, ਤੁਰਮ” ਨਫੀਰੀ”, 


ਆਦਿ ਬਾਦ' ਬਹੁ ਬਾਜੈਂ। 

ਚਲਤ ਢਲੈਤ', ਨਕੀਬ? ਅੱਗੂ ਤਿਹ 
ਬੋਲਤ, ਹੈ ਗੈ ਗਾਜੈਂ! ॥ ੨੩॥ 
ਭਯੋ ਕੁਲਾਹਲ' ਬਗਰ? ਬਜਾਰਨ, 
ਦ੍ਰਾਰਨ ਨਰ ਤਿਯ ਹੇਰੈਂ। 

ਨਗਰ ਨਿਵੇਸ' ਵਿਸ਼ੇਸ਼ ਠਿਕਾਨੇ, 
ਕਰਵਾਏ ਉਨਿ ਡੇਰੈਂ। 

ਭੂਪਨ ਹੂੰ ਹੈ ਜੈਸੀ। 
ਭੁਨਸਾਰੈਂ! ਗੁਰੂ ਸਭਾ ਅਗਾਰੈਂ, 
ਭਏ ਫਰਸ਼ ਅਤਿਲੈਸੀ' ॥੨੪॥ 
ਤਨੇ ਬਿਤਾਨ' ਮਖਮਲੀ ਤਾਸੀ:, 
ਕਮਖਾਬੀ' ਸਾਟਨੀਆਂ”। 
ਨੁਕਰੀ ਸੀਮ ਚੋਬ ਬਹੁ, ਜਰੀਆਂ 


'ਸਾਰੇ ਪਹਾੜੀ ਰਾਜੇ ਤਿਸ ਦੀ ਸਲਾਹ ਲੈਂਦੇ ਹਨ। 


(ਰਾਜੇ ਦਾ) ਮਨ ਮੋਰ ਬਣ ਗਿਆ ਹੈ। 


'ਕਹੋ ਤਾਂ ਸਵੇਰੇ (ਰਾਜੇ ਨੂੰ) ਲੈ ਆਵਾਂ। 


'ਪਹਾੜੀ ਰਾਜਿਆਂ ਵਿਚੋਂ ਸ਼੍ਰੋਮਣੀ ਰਾਜੇ ਨੂੰ। 
'ਬੇਨਤੀ। (ਅ) ਉਸਤਤ। 


'ਬਹੁਤ ਖ਼ੁਸ਼ ਕਰਕੇ। 

'ਨਫੀਰੀ ਨਾਲ _ਵਜਾਉਣ ਵਾਲਾ _ਨਗਾਰਾ। “ਤੁਰ੍ਹੀ। 
'ਸ਼ਹਨਾਈ-ਫੂਕ ਨਾਲ ਵਜਾਉਣ ਦਾ ਇਕ ਵਾਜਾ। 

'ਵਾਜੇ। 

'ਢਾਲਰੱਖਣ ਵਾਲੇ ਸਿਪਾਹੀ। ਅੱਗੇ ਅੱਗੇ ਬੋਲਣ ਵਾਲੇ। 
ਘੋੜੇ ਤੇ ਹਾਥੀ ਗੱਜਦੇ ਹਨ। 

'ਡੰਡਰੌਲਾ। ਘਰਾਂ 'ਚ। (ਅ) ਵੇਹੜਿਆਂ 'ਚ। 


'ਸ਼ਹਿਰ 'ਚ ਦਾਖ਼ਲ ਹੋ ਕੇ। 


'ਸਵੇਰੇ। 

'ਅਤਲਸ ਦੇ। 

'ਚੰਦੋਏ। “ਤਾਸ ਬਾਦਲੇ ਦੇ। 
'ਕੀਮਖਾਬ ਦੇ। “ਸਾਟਨ ਦੇ। 





1346 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੀਰ ਚੀਰ ਮਨਿ ਕਨੀਆਂ'। 


ਝਾਲਰ ਜ਼ਰੀ ਮੁਕੇਸ਼ੀ' ਝੂਲਤ, 
ਮੁਕਤਾ ਲਰੀਆਂ ਖਰੀਆਂ'। 
ਕਾਰੀਗਰਨ ਕਰੀ ਗੁਲਕਾਰੀ', 


ਛਬਿ ਸਸਿ ਤਾਰਨ ਹਰੀਆਂ' ॥੨੫॥ 


ਸਿੰਘਾਸਨ ਪਕ ਸਾਸਨ ਸੇ ਪਰ', 
ਦਾਸਨਿ ਆਸਨ ਪੂਰਨ। 

ਸ਼ਸਤ੍ਰ ਬਸਤ੍ਰ ਸਾਜ ਅਮੋਲਕ, 
ਥਿਰੇ ਆਇ ਗੁਰੁ ਤੂਰਨ। 

ਜ਼ੇਵਰ ਜੇ ਵਰ ਜਰੇ ਜਵਾਹਰ, 
ਜਬਰ ਜ੍ਰਲਤ ਦੁਤਿ ਜਾਂ ਕੀ'। 


ਗੁਰੂ ਸਭਾ ਕੀ ਝਾਂਕੀ' ॥੨੬॥ 
ਸੇਵਕ ਸੂਰਜ ਮੁਖੀ' ਚਵਰ ਕਰਿ, 
ਛਬਿ ਰਵਿ ਹੰਸਨਿ ਹਰਹੀਂ। 

ਕੰਚਨ ਛਰੀਦਾਰ' ਗਨ ਠਾਂਢੇ, 
ਰਾਗ ਰਬਾਬੀ ਕਰਹੀਂ। 

ਪਠਯੋ ਦਿਵਾਨ' ਲਯਾਵਨ ਨਿਿਪ ਕੋ, 
ਠਟਯੋ ਸਜਾਵਨ ਭਾਰੈ”। 

ਸੰਗ ਮੁਸਾਹਿਬ' ਸੁਭਟ ਸਜੇ ਬਹੁ, 
ਜ਼ਰ ਜ਼ੇਵਰ' ਹਥਯਾਰੈਂ ॥੨੭॥ 
ਆਇ ਕਰੀ ਬੰਦਨ ਗੁਰੁ ਪਗ ਪਰ, 
ਧਰਿ ਥਾਤੀ' ਧਨ ਆਗੇ। 

ਸਾਦਰ ਜਥਾ ਜੋਗ ਬੈਠਾਰੇ, 

ਬੂਝੀ ਕੁਸਲ ਸਰਾਗੇ'। 


ਸਭਾ ਜਭਾ' ਗੁਰੁ ਵਿਭੋ” ਤੇਜ ਪਿਖਿ, 


ਚਕਿਤ' ਥਕਿਤ ਨ੍ਰਿਪ ਰਹਿਵਾ। 


'ਚਾਂਦੀ ਤੇ ਸੋਨੇ ਦੀਆਂ ਬਹੁਤੀਆਂ ਚੋਬਾਂ ਹਨ, (ਜਿਨ੍ਹਾਂ ਵਿਚ) 
ਹੀਰਿਆਂ ਤੇ ਮਣੀਆਂ ਦੀਆਂ ਕਣੀਆਂ ਚੀਰ ਕੇ ਜੜ੍ਹੀਆਂ 
ਹੋਈਆਂ ਹਨ। 

ਮੁਕੈਸ਼ ਦੀਆਂ। 

(ਮੋਤੀਆਂ ਦੀਆਂ ਚੰਗੀਆਂ ਲੜੀਆਂ। 

'ਫੁੱਲਾਂ ਦੀ ਕਢਾਈ। 

'ਚੰਦ ਤੇ ਤਾਰਿਆਂ ਦੀ ਸੋਭਾ ਨੂੰ ਚੁਰਾਉਂਦੀਆਂ ਹਨ। 

'ਇੰਦੂ ਦੇ ਸਿੰਘਾਸਨ ਵਰਗੇ ਸਿੰਘਾਸਨ ਉੱਤੇ। 


ਜਿਹੜੇ ਸ੍ਰੇਸ਼ਟ ਗਹਿਣੇ ਹਨ ਉਨ੍ਹਾਂ 'ਚ ਜਵਾਹਰਾਤ ਜੜੇ ਹੋਏ 
ਹਨ ਜਿਨ੍ਹਾਂ ਦੀ ਚਮਕ ਬਹੁਤ ਪ੍ਰਕਾਸ਼ ਰਹੀ ਹੈ। 


'ਦ੍ਰਿਸ਼ਜ (ਨਜ਼ਾਰਾ) ਤੱਕ ਕੇ। 

ਪੱਖੇ। 

'ਸੋਨੇ ਦੀਆਂ ਛਟੀਆਂ ਵਾਲੇ ( ਚੋਬਦਾਰ)। 
'ਨੰਦ ਚੰਦ। 

'ਭਾਰੀ ਸਜਾਵਟਾਂ ਕੀਤੀਆਂ। 
!'ਅਹਿਲਕਾਰ। 

ਸੋਨੇ ਦੇ ਗਹਿਣੇ। 


'ਬੈਲੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1347 


ਬਾਤ ਭਾਂਤਿ ਬਹੁ ਅਰਥ ਪ੍ਰਮਾਰਥ', 

ਕਹੀ ਸੁਨੀ ਭਲ ਤਹਿੰਵਾ ॥੨੮॥ 

ਹੈ ਗੈ ਹਥਜਾਰਨ ਗਾਥਾ ਵਿਚ, 

ਭੂਪ ਸਨਿੰਮੁ ਸੁਨਾਈ। 

ਵਸਤੁ ਅਜਾਇਬ ਸਾਹਿਬ ਢਿਗ, 

ਹਮ ਸੁਨੀ ਦੂਰ ਤੈ ਆਈ। 

ਦੈਹੁ ਦਿਖਾਇ ਦਯਾ ਕਰਿ ਦਾਸੈਂ, 

ਦਿਲਿ ਦਲੀਲ ਦੁਖ ਦੈਹੈ। 

ਕਲਗੀਧਰ ਕਰਿ ਹੁਕਮ ਮੰਗਾਈ, 

ਚੌਕੀ ਪੁਤਲੀ ਤੈਹੈਂ' ॥੨੯॥ 

ਨਿਕਸੀ ਚਹੁ ਦਿਸ ਚਾਰੈਂ। 

ਡਾਲਨ ਡਲ ਚਾਲਨ ਭਲ, ਸੇਵਕ 

ਨ੍ਰਿਪ ਮੁਦ ਭਯੋ ਅਪਾਰੈਂ'। 'ਡਾਲਣੇ ਸੁੱਟ ਕੇ ਭਲੀ ਤਰ੍ਹਾਂ ਚਲਾਉਂਦੀਆਂ ਹਨ, ਰਾਜਾ ਤੇ 
ਸੇਵਕ ਬਹੁਤ ਅਨੰਦ ਹੋਏ। 


ਚੌਂਕੀ ਪਰ ਪੁਨ ਥਿਰੇ ਗੁਰੂ, 


ਵਹਿ ਖਿਦਮਤ' ਕਰਬੇ ਲਾਗੀ। 'ਸੇਵਾ। 
ਗੁਲਕਾ ਜੁਗ ਭਰ ਦਾਗੀ ॥ ੩੦॥ 
ਸ਼ਕਤਿ', ਤਮਾਚਾ?, ਖੜਗ, ਗੁਰਜ ਵਰ, 
ਬਨੇ ਕਲਾ ਕੇ ਫੇਰੇ। 

ਅਚਰਜ ਹ੍ਹੇ ਹੂ ਹੇਰੇ। 

ਦੁਤੀ ਦਿਵਸ ਮੈਦਾਨ ਵੀਚ ਗੁਰੁ, 
ਡੇਰਾ! ਬਡ ਲਗਵਾਯੋ। 
ਸਾਏਵਾਨ ਕਨਾਤ ਫਰਸ਼ ਸਜਿ, 
ਅਧਿਭੁਤ ਕਾਰ ਦਿਖਾਯੋ ॥੩੧॥ 

ਸੁਠ ਮੀਨਾਕਾਰੀ ਚੋਬੈਂ। 

ਕਹਾਂ ਗਿਰੇਸ ਨਰੇਸ ਧਰਾ', 





1348 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਹ ਪਿਖਿ ਸੁਰੇਸ' ਮਨ ਲੋਭੈ। 


ਬਿਪਲ ਬਿਸਾਲ ਦੇਖਿ ਦੁਤਿ ਡੇਰੈ”, 


ਰਹਯੋ ਨ੍ਰਿਪ ਬਿਰਮਾਈ'। 
ਲਾਗਤ ਹੋਵਗ ਆਈ ॥ ੩੨ ॥ 


ਸੁਨਯੋ ਨ ਪਿਖਯੋ ਕਹੂੰ ਅਸ ਡੇਰਾ, 


ਕਿਤ ਤੇ ਬਨ ਕਰਿ ਆਯੋ। 
ਕਹਸੋ ਦਿਵਾਨ ਪ੍ਰੇਮੀ ਸਿੱਖਨ, 
ਕਾਬਲ ਮੈਂ ਬਨਵਾਯੋ। 

ਲਾਖ ਅਢਾਈ ਲਾਗਤ ਆਈ, 
ਇਕ ਨੌਰੰਗ ਢਿਗ ਐਸੋ। 

ਹੈ ਬਨਯੋਂ ਥਾ ਸੋ ਭੀ ਤਹਿ ਹੀ, 
ਇਹੁ ਭੀ ਬਨਜਯੋ ਤੈਸੋ ॥੩੨॥ 


ਸਾਗਰ ਲਗ ਚਹੁ ਦਿਸ ਗੁਰ ਸਿੱਖੀ, 


ਵਸਤੁ ਬਿੱਤੁ' ਬਹੁ ਐਂ ਹੈਂ। 
ਪਤਿਸ਼ਾਹਿਨ ਕੋ ਦੁਲਭ ਜੁ ਤੋਫੇ, 
ਸੋ ਸਬਿ ਗੁਰੁ ਘਰ ਮੈਂ ਹੈਂ। 
ਬਾਤੈਂ ਕਰਤ ਬਿਲੋਕਤ ਡੇਰਾ, 
ਤਬਿ ਲੌ ਕੁੰਚਰ' ਆਯੋ। 


ਝੁਲਤ ਚਲਤ ਮੰਦ' ਮਨ ਮੋਹਿਤ, 


ਝਲਕਤ ਝੂਲ ਝੁਲਾਯੋ' ॥ ੨੪ ॥ 


ਪਗ ਨੇਵਰ ਨੁਕਰੀ ਸਿੰਖਲ ਗਰ, 


ਜੇਵਰ ਥੇ ਵਰਰੰਗੇ'। 


ਕੰਚਨ ਚੂੜ ਦਸਤ ਸੋਹਿਤ, 
ਜਨੁ ਪੁੰਜ ਬੀਜ ਘਨ ਸੰਗੇ'। 


ਗੁਰੁ ਸੰਮੁਖ ਕਰ ਬੰਦਨ ਬਿਰਜਯੋ, 
ਸਥਿ ਬਿਧਿ ਸੁੰਦੁ ਸੋਹੈ। 
ਮਸਤਕ ਸੇਤ ਧਾਰ ਬੀਨੀ ਲੌ, 


'ਇੰਦੂ। 
'ਤੰਬੂ ਦੀ ਬਹੁਤ ਵੱਡੀ ਸੋਭਾ ਦੇਖ ਕੇ। 
ਮੋਹਿਤ ਹੋ ਰਿਹਾ। 


'(ਪ੍ਰਸਾਦੀ) ਹਾਥੀ। 
'ਹੌਲੀ ਹੌਲੀ। 
'ਝੁੱਲ ਝੂਲਦਾ ਹੋਇਆ ਚਮਕਦਾ ਹੈ। 


ਪੈਰਾਂ 'ਚ ਚਾਂਦੀ ਦੀਆਂ ਝਾਂਜਰਾਂ ਤੇ ਗਲ 'ਚ ਚਾਂਦੀ ਦੇ ਸੰਗਲ 
ਤੇ ਗਹਿਣੇ ਚੰਗੇਰੰਗ ਦੇ ਸਨ। 


(ਹਾਥੀ ਦੇ) ਹੱਥ ਭਾਵ ਸੁੰਡ ਵਿੱਚ ਸੋਨੇ ਦਾ ਚੂੜਾ (ਐਉਂ) 
ਸੋਂਹਦਾ ਹੈ ਜਾਣੋ ਬੱਦਲ _ਨਾਲ ਸਮੂੰਹ _ਬਿਜਲੀਆਂ 
(ਚਮਕਦੀਆਂ) ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਪਲ ਚਿੱਤ ਚਿੱਤ ਮੋਹੈ' ॥ ੩੫॥ 
ਪਿਖਿ ਗਯੰਦ' ਆਨਿੰਦੈ'। 

ਬੀਨ ਬੀਨ ਬੀਨੀ ਸੋਂ ਲਯਾਯੋ, 
ਬਾਨ ਜੁ ਤਜੇ ਗੁਰਿੰਦੈਂ”। 


ਗੰਗਾ ਸਾਗਰ ਗਹਿ ਪਗ ਧ੍ਰਾਏ, 

ਪੁਭੁ ਪਰ ਚਵਰ ਢੁਰਾਯੋਂ। 

ਪਨਹੀ ਝਾਰ' ਧਰੀ ਗੁਰੁ ਆਗੈ, 
ਸੂਰਜ ਮੁਖੀ' ਫਿਰਾਯੋ ॥੩੬॥ 
ਪਿਖਿ ਪਰਸਾਦੀ' ਕੇ ਗੁਨ ਗਨ ਨ੍ਰਿਪ, 


ਭਯੋ ਮੋਦ ਅਧਿਕਾਈ। 
ਜੂਲਤ' ਦੀਪ ਸਮ ਲਾਲਨ ਜੋਰੀ, 
ਗੁਰੁ ਪੁਨ ਨ੍ਰਿਪੈ ਦਿਖਾਈ। 


ਵਸਤੁ ਅਜਾਯਬ ਔਰ ਅਨਿਕਧਾ, 
ਨ੍ਰਿਪ ਪਿਖਿ ਤੱਜਬ ਰਹਾਯੋ। 
ਸਿਰੇਪਾਉ ਸਹਿ ਸਚਵਨ ਨ੍ਰਿਪ ਕੋ, 
ਗੁਰੂ ਅਮੋਲ ਦਿਲਾਯੋ ॥੩੭॥ 
ਸਾਨੰਦ ਬਿਦਾ ਹੋਇ ਮਗ ਚਾਲ੍ਯੋ, 
ਗੁਰਿ ਗੁਨ ਗਨ ਗਿਨਿ ਤਾਹੀਂ 
ਜਾਵਤ ਬਤਰਾਵਤ ਸਚਵਨ ਸੋ, 
ਗੁਰੁ ਪੁਤਾਪ ਮਹਾਂਹੀਂ। 

ਮਹਾਂ ਸੁਸ਼ੀਲ ਡੀਲ ਸੁਠ ਲੀਲ੍ਹਾ, 
ਜੁਵਾਂ' ਰਸੀਲੀ ਵੈਸੇ। 

ਸੁਨੇ ਪਿਖੇ ਇਹੁ ਤੈਸੇ ॥੩੮॥ 
ਅਵਤਾਰਨ ਕੇ ਲਿਖੇ ਜੁ ਲੱਖਨ, 
ਸੋ ਸਬਿ ਇਨਿ ਮੈਂ ਦੇਖੇ। 

ਚਖ ਚਕੋਰ ਮੁਖ ਚਾਂਦ ਚਿਤਯੋ ਚਹਿਂ, 


1349 


'ਮੱਥੇ ਤੋਂ ਚਿੱਟੀ ਧਾਰ ਸੁੰਡ ਦੇ ਪੈਂਚੇ ਤੱਕ ਹੈ (ਉਸ ਦੀ) ਚੰਚਲ 


ਤਸਵੀਰ ਚਿੱਤ ਨੂੰ ਮੋਹਿਤ ਕਰਦੀ ਹੈ। 


'ਹਾਥੀ। 


ਪੈਂਚੇ ਨਾਲ ਚੁਣ ਚੁਣ ਕੇ ਲਿਆਇਆ, ਜੋ ਤੀਰ ਗੁਰਾਂ ਨੇ ਛੱਡੇ 


ਸਨ। 


ਜੁੱਤੀ (ਜੋੜਾ) ਝਾੜ ਕੇ। 
'ਸੂਰਜਮੁਖੀ ਪੱਖਾ। 


'ਪੁਸਾਦੀ ਹਾਥੀ। (ਪੁਸਾਦੀ (ਰੋਟੀ) ਦੇ ਅਕਾਰ ਦਾ ਜਿਸ ਦੇ 


ਮੱਥੇ 'ਤੇ ਚਿੱਟਾ ਚੰਦ ਸੀ।) 


'ਪ੍ਰਕਾਸ਼ ਰਹੀ ਹੈ। 


'ਤਿਸ ਸਮੇਂ ਗਿਣਦਾ (ਵਿਚਾਰਦਾ) ਹੋਇਆ। 





1350 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਿਤ ਚਿਤਵਤ ਰਹਿ ਦੇਖੇ'। 

ਇਨ ਢਿਗ ਤੈ ਉਠਬੋ ਨਹਿ ਚਹਿ ਦਿਲ, 
ਮੋਹਿਤ ਸਾਂਤ ਭਯੋ ਮਨ। 

ਸਥਿ ਜਗ ਪਰ ਪ੍ਰਤਾਪ ਛਯੋ ਇਨਿ, 

ਸਰਬ ਸ਼ਕਤਿ ਮਤਿ ਅਤਿ ਭਨ' ॥੨੯॥ 


ਭਵੇਂ' ਸਿੱਖ' ਜੁਗ ਲੋਕ ਰਖੈਂ ਮਮ, 


ਇਤ ਦਿਸ ਗੁਰੁ ਸਰਬੱਗਯ ਵਿਚਾਰਯੋ, 
ਭੀਮ ਚੰਦ ਕੇ ਦ੍ਰਾਰਾ'। 

ਹਮ ਕਰਣੇ ਹੈਂ ਰਣ ਅਰਿ ਹਰਣੇ, 
ਚਹਿਂ ਧਰ ਭਾਰ ਉਤਾਰਾ ॥ ੪੦॥ 
ਜੇ ਇਹੁ ਸਿੱਖ ਭਵੇ ਤਬਿ ਨਹਿੰ ਹੂ, 


ਗੁਰ ਤਿਹ ਚਿੱਤ ਪਰੇਰਾ। 

ਰਾਮ ਚੰਦ ਜਿਮ ਰਾਵਣ ਪੇ੍‌ਰਯੋ 
ਕ੍ਰਿਸ਼ਨ ਕੰਸ ਕੋ ਫੇਰਾ। 

ਸੋਚਯੋ ਭੂਪ ਭਵੇਂ ਜੇ ਸਿੱਖ ਮੈਂ, 

ਹਸੈਂ ਗਿਰੇਸ ਬਧੇਰੀ। 

ਤਜਿ ਨਿਜ ਧਰਮ ਧਰਯੋ ਪਰ ਮੱਤ ਕਹਿ, 
ਤਜ ਹੈਂ ਬਰਤਨ ਮੇਰੀ ॥੪੧॥ 


'ਨੇਤ੍ਰਾਂ ਰੂਪ ਚਕੋਰਾਂ ਮੁਖ ਰੂਪ ਚੰਦ੍ਰਮਾ ਨੂੰ ਵੇਖਣਾ ਚਾਹੁੰਦੀਆਂ 
ਹਨ (ਅਤੇ) ਚਿੱਤ ਚਾਹੁੰਦਾ ਹੈ ਕਿ ਦੇਖਦੇ ਹੀ ਰਹੀਏ। 


'(ਅਤਿ ਭਨ) ਬਹੁਤੇ ਲੋਕ ਕਹਿੰਦੇ ਹਨ ਕਿ ਇਹ ਸਾਰੀਆਂ 
ਸ਼ਕਤੀਆਂ ਵਾਲੇ ਹਨ। 

'ਸਿੱਖ ਹੋ ਜਾਵਾਂ। 

'ਠੀਕ ਸਾਰੀਆਂ ਕਾਮਨਾ ਪੂਰੀਆਂ ਕਰਨ ਵਾਲੇ ਹਨ। 


'ਰਾਹੀਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) (0੫ 


ਜਥਾ ਮੁਕਰ ਰਵਿ ਰਿਸ਼ਮ ਪਾਇ, 
ਦਹਿ ਕਾਸ਼ਟ ਅਗਨਿ ਉਪੈ ਹੈ'। 


ਰੰਗ ਸੰਗ ਰੰਗੀਨ ਫਟਕ' ਹ੍ਹ, 
ਤਯੋਂ ਬਦਲਜੋ ਨ੍ਰਿਪ ਵੈ ਹੈ। 


ਕੈਹੈ ਗੁਰੁ ਢਿਗ ਵਸਤ ਜੁ ਅਧਿਭੁਤ, 


ਕਜੋਂਹੁੰ ਮਮ ਕਰ ਐਹੈਂ”। 

ਸੁਜਸ ਗਿਰੇਸਨ ਮੈਂ ਵਿਸੇਸ ਹੂੰ, 
ਦੇਖਨ ਕੋ ਸਥਿ ਚੈਹੈਂ ॥੪੨॥ 
ਕਿਸੀ ਬਹਾਨੇ ਘਰ ਅਨਵੈਹੋਂ” 

ਫੇਰ ਨ ਫੇਰ' ਸੁ ਦੈਹੋਂ। 

ਸਾਮ ਦਾਮ ਭਿਦ ਦੰਡ ਕਰੈਹੋਂ 


੨੩੪ <੩੩<%% 


ਜਯੋੰ ਤਜੋਂ ਕਰਿ ਕੈ ਲੈਹੋਂ। 


ਕਰਨ ਕਾਰ ਇਹੁ ਸਾਮੱਂ। 

ਲਾਲਚ ਦੈ ਦਿਖਾਇ ਨਰਮੈਂ ਕਰਿ' 
ਮਤਲਬ ਲੈਨੋ ਦਾਮੰ ॥੪੪॥ 
ਫਾਰਨ ਡਾਰਨ ਕਲ੍ਹ ਸਤ੍ਹ ਘਰ', 
ਏਹੁ ਭੇਦ ਕਹਿਲੈਹੈਂ। 

ਜੇ ਨਿਜ ਕਾਜ ਸਰੇ ਨਹਿਂ ਇਨ ਤੈ, 
ਤੌ ਹਤਨੋ ਦੰਡ ਕੈਹੈਂ'। 

ਨੀਤਿ ਨਿਪੁਨ' ਜੇ ਪਰਮ ਸਿਆਨੇ, 
ਤੇ ਇਹੁ ਰੀਤਿ ਕਮੈ ਹੈਂ। 

ਛਲ ਬਲ ਕਪਟਿ ਨਿਪਟ ਠਟ ਕੈ' 
ਨਿਜ ਸਾਧਤ ਕਾਰਜ ਵੈ ਹੈਂ ॥੪੫॥ 
ਚਿਤ ਚਟਪਟੀ ਅਟਪਟੀ ਲਾਗੀ, 
ਗਟੀ ਸਟਪਟੀ ਠਟ ਹੈ'। 


ਘਟੀ ਘਟੀ ਗੁਨ ਕੈ ਸਿਰ ਧੁਨ ਕੈ, 
ਢਾਹਿ ਉਸਾਰਤ ਝਟ ਹੈ'। 


'ਜਿਵੇਂ ਆਤਸ਼ੀ ਸ਼ੀਸ਼ਾ ਸੂਰਜ ਦੀਆਂ ਕਿਰਨਾਂ ਪਾ ਕੇ ਅੱਗ 
ਪੈਦਾ ਕਰ ਕੇ ਲਕੜਾਂ ਸਾੜ ਦੇਂਦਾ ਹੈ। 
'ਬਿਲੌਰ। 


'ਕਿਵੇਂ ਨ ਕਿਵੇਂ ਮੇਰੇ ਹੱਥ ਆ ਜਾਣ। 


ਨਰਮ ਕਰ ਕੇ। 


'ਪਾੜ ਕੇ ਵੈਰੀ ਦੇ ਘਰ ਲੜਾਈ ਪਾ ਦੇਣੀ। 


'ਤਾਂ ਮਾਰ ਦੇਣਾ (ਇਸ ਨੂੰ) ਦੰਡ ਕਹਿੰਦੇ ਹਨ। 
'ਨੀਤੀ 'ਚ ਚਤੁਰ। 


'ਬਹੁਤੇ ਛਲ ਵਲ ਤੇ ਕਪਟ ਕਰਕੇ। 
'ਚਿੱਤ ਵਿੱਚ (ਅਟਪਟੀ) ਬਿਖੜੀ (ਚਟਪਟੀ) ਘਬਰਾਹਟ 


ਲਗ ਗਈ ਤੇ (ਸਟਪਟੀ) ਛੇਤੀ (ਗਿਟੀ) ਗਿਣਤੀਆਂ (ਠਟ 
ਹੈ) ਕਰਦਾ ਜਾਂਦਾ ਹੈ। 


'ਘੜੀ ਘੜੀ ਵਿਚਾਰ ਕਰ ਕੇ ਸਿਰ ਹਿਲਾ ਕੇ ਝੱਟ ਵਿੱਚ ਹੀ 





1352 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਸਾਰ ਕੇ ਢਾਹ ਲੈਂਦਾ ਹੈ। 
ਨਿਜ ਸਚਵਨ ਢਿਗ ਕਹਿ ਨਿਜ ਖਸਲਤ', ।ਆਪਣੀ ਆਦਤ। 


ਮਸਲਤ ਕੀਨੀ ਏਹੀ। 

ਜਜਯੋਂ ਤਯੋਂ ਕਰਿ ਗੁਰੁ ਕੋ ਬਡ ਤੋਫੇ, 
ਆਵੈਂ ਮਮ ਘਰ ਵੇਹੀ ॥੪੬॥ 
ਕਰੋ ਉਪਾਵ ਦਾਵ ਤੁਮ ਸੋਊ, 

ਜੈਸ ਫੀਲ ਬਡ ਡੇਰਾ'। 

ਮਮ ਕਰ ਐਹੈ ਫੇਰ ਨ ਦੈਹੈਂ, 

ਪੈਹੈਂ ਸੁਜਸ ਬਧੇਰਾ। 

ਨਾਇ ਸੀਸ ਕਰ ਜੋਰਿ ਸਚਵ ਕਹਿ, 
ਘਾਤ ਬਾਤ ਇਕ ਨੀਕੈ'। 
ਜੋਰਾਵਰ ਸਸਿ ਜੋਰਾਵਰ' ਕੋ, 


ਸ਼ਗਨ ਆਇ ਤਿਹ ਠੀਕੈ ॥੪੭॥ 


ਤਿਸ ਉਤਸ਼ਵ ਪਰ ਵਸਤ ਅਪੂਰਬ', 


ਮਾਂਗ ਗੁਰੂ ਤੈ ਲੈਹੈਂ। 


ਅਨਿਕ ਉਪਾਇ ਰਚਾਇ ਰਖੈਂ ਘਰ, 
ਫੇਰ ਫੇਰ ਨਹਿ ਦੈਹੈਂ”। 

ਸਹੀ ਇਹੀ ਨ੍ਿਪ ਮਾਨਿ ਮਾਨ ਦੈ', 
ਚਤੁਰ ਵਕੀਲ ਬੁਲਾਯੋ। 

ਕਹਯੋ ਬੁਧਿ ਬਲ ਛਲ ਬਿਨਤੀ ਕਰਿ, 
ਤੁਮ ਗੁਰੁ ਤਈਂ ਰਿਝਾਯੋ ॥ ੪੮ ॥ 
ਆਵੈ ਜਬ ਟੀਕਾ' ਮਮ ਸੁਤ ਕਾ, 
ਤਬਿ ਤੁਮ ਮਾਂਗ ਲਿਆਓ। 

ਜਾਨੀ ਜਾਇ ਸੁਮਤਿ ਤਬਿ ਤੇਰੀ, 
ਅਰ ਬਡ ਬਖਸ਼ਸ਼ ਪਾਓ" ॥੪੩੯॥ 


'ਦਾਅ ਦੀ ਇਕ ਚੰਗੀ ਗੱਲ ਹੈ। 
'ਜੋ ਆਪ ਦਾ (ਸਸਿ) ਚੰਦ ਸਮਾਨ ਸੁੰਦਰ ਬਲੀ (ਪੁੱਤਰ) ਹੈ। 
(ਅ) ਜ਼ੋਰਾਵਰ ਚੰਦ (ਪੁੱਤਰ) ਹੈ। 


'ਅਣੌਖੀਆਂ। 


'ਫੇਰ ਮੋੜ ਕੇ ਨਹੀਂ ਦਿਆੰਂਗੇ। 
'ਰਾਜੇ ਨੇ ਇਹੀ (ਸਕੀਮ) ਠੀਕ ਮੰਨ ਕੇ ਆਦਰ ਦਿੱਤਾ। 


'ਤਿਲਕ, ਸ਼ਗਨ। 


“ਅੰਕ ਨੰ. ੪੯ ਦੀਆਂ ਦੋ ਹੀ ਤੁਕਾਂ ਰਹਿ ਗਈਆਂ ਹਨ। ਛੰਦ 
ਚਾਹੀਦੀਆਂ ਹਨ। ਦੋ ਤੁਕਾਂ ਕਿਤੇ ਛਪਣ ਸਮੇ ਹੀ ਰਹਿ 
ਗਈਆਂ ਜਾਪਦੀਆਂ ਹਨ। ਇਸੇ ਤਰ੍ਹਾਂ ਚੌਪਈ ਛੰਦ ਦੀਆਂ ਵੀ 
ਕਈ ਥਾਈਂ ਦੋ ਹੀ ਤੁਕਾਂ ਅੰਤ ਵਿੱਚ ਰਹਿ ਜਾਂਦੀਆਂ ਹਨ। 
ਉਨ੍ਹੀਂ ਥਾਈਂ ਵੀ ਦੋ ਤੁਕਾਂ ਛਪਣ ਸਮੇਂ ਹੀ ਰਹਿ ਗਈਆਂ 
ਹਨ। ਤੁਕਾਂ ਦੇ ਰਹਿ ਜਾਣ ਦਾ ਅਸਲ ਕਾਰਨ ਇਨ੍ਹਾਂ ਵਿੱਚ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [ 


<< 


ਦੋਹਰਾ: 
ਬਾਤ ਘਾਤ ਸਿਖਰਾਇ ਇਮ, 
ਪਠਜਯੋ ਵਕੀਲ ਨਰੇਸ਼। 
ਮਹਿਮਾਂ ਲਖੀ ਨ ਮੂਢ ਨ੍ਰਿਪ, 
ਗੁਰੁ ਸਰਬਗੱਜ ਪੁਮੇਸ਼ ॥ ੫੦॥ 


ਚੌਪਈ: 

ਗੁਰੁ ਗੰਭੀਰ ਸੁਮਤਿ ਬਲ ਸਾਗਰ। 

ਸਦ ਗੁਨ ਗਨ ਆਕਰ ਰਤਨਾ ਕਰ'। 
ਮਾਰਤੰਡ ਮੰਡਲ ਪੁਚੰਡੈਂ। 

ਮੂਢ ਟੱਟਸਾਨਾ ਮਰ ਵਰ ਮੰਡੈ' ॥੫੧॥ 
ਚਹੈ ਚਲਾਵਨ ਮਸ਼ਕ ਗਜਿੰਦੈ”। 

ਅਹਿ ਸੁਤ' ਛਲਯੋ ਚਾਹਿ ਖਗਿੰਦੈਂ”। 
ਸੁਰ ਨਰ ਮੁਨਿ ਜਨਿ ਜਿਹ ਬਿਰਮਾਏ'। 
ਤਿਹ ਭ੍ਰਾਮਕ ਕੋ' ਚਹਿਂ ਭੂਮਾਏ ॥੫੨॥ 
ਕਹਸੋ ਵਕੀਲ ਨ੍ਰਿਪੈਂ ਸਿਰ ਨਾਈ। 

ਤੁਮ ਸੈਲਿੰਦੂ ਬ੍ਰਿੰਦਨਿ ਰਾਈ'। 

ਤੁਮਰੇ ਬਲ ਪ੍ਰਤਾਪ ਸੋਂ ਜਾਏ। 


ਹਰ ਚਾਰ ਤੁਕ ਦੇ ਬਾਦ ਅੰਕ ਨੰਬਰ ਨਾ ਲਾਉਣਾ ਹੈ। ਲਾਹੌਰ 
ਹੀ ਅੰਕ ਨੰਬਰ ਲਾਏ ਹਨ। ਹਰ ਛੰਦ ਦੀਆਂ ਤੁਕਾਂ ਦੇ ਨੇਮ 
ਅਨੁਸਾਰ ਅੰਕ ਨੰਬਰ ਨਹੀਂ ਲਾਏ। ਇਨ੍ਹਾਂ ਦੋਹਾਂ ਐਡੀਸ਼ਨਾਂ ਦੇ 
ਵਿੱਚ ਲੈ ਆਉਣ ਦੇ ਲਾਲਚ ਨੇ ਛੰਦਾਂ ਦੇ ਨੇਮ ਅਨੁਸਾਰ ਨੰਬਰ 
ਕਠਨ ਹੀ ਨਹੀਂ ਸਗੋਂ ਅਸੰਭਵ ਹੈ। ਲੇਕਿਨ ਦਿੱਲੀ ਐਡੀਸ਼ਨ 
ਜੋ ਕਵੀ ਜੀ ਦੀ ਆਪਣੀ ਦੇਖ ਰੇਖ ਹੇਠ ਛਪੀ ਹੈ, ਅੰਕ ਨੰਬਰ 
ਛੰਦਾਂ ਦੀਆਂ ਤੁਕਾਂ ਦੇ ਨੇਮ ਅਨੁਸਾਰ ਲਾਏ ਹਨ। ਉਸ 
ਦੋ ਤੁਕਾਂ ਨਹੀਂ ਬਚਦੀਆਂ। 


ਸਮੂੰਹ ਸ੍ਰੇਸ਼ਟ ਗੁਣਾਂ ਦੀ ਖਾਣ (ਤੇ ਗੁਣਾ ਦੇ) ਸਮੁੰਦਰ। 


(ਜਿਵੇਂ) ਸੂਰਜ ਦੇ ਤਿੱਖੇ ਮੰਡਲ ਵਿੱਚ ਮੂਰਖ ਟਟਿਆਣਾ 
ਚੰਗੀ ਤਰ੍ਹਾਂ ਮਰਨਾ ਮੰਡ ਲੈਂਦਾ ਹੈ। 

ਮੱਛਰ ਹਾਥੀ ਨੂੰ। 

'ਸੱਪ ਦਾ ਬੱਚਾ। “ਗਰੁੜ ਨੂੰ। 

'ਭਰਮਾਏ। 

'ਕੂਮਾਉਣ ਵਾਲੇ ਨੂੰ। 


ਤੁਸੀਂ ਬਹੁਤ ਪਹਾੜੀ ਰਾਜਿਆਂ ਦੇ ਰਾਜੇ ਹੋ। 


ਕਿਆ ਇਹੁ ਗੁਰੁ ਸੁਰ ਪਤਹਿੰ ਰਿਝਾਏ' 'ਇੰਦਰ ਨੂੰ ਵੀ ਖ਼ੁਸ਼ ਕਰ ਸਕਦਾ ਹਾਂ। 


੫੨ ॥ 





1354 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਂਤਨ ਸੋਂ ਭਲ ਭਾਂਤਿ ਅਪਨਾਈ'। 
ਤਿਹ ਸੁਬਸ' ਦੇਹੁ ਤੁਝੈ ਦਿਲਾਈ। 

ਐਸ ਬਰਨ, ਹਿਤ ਕਰਨ ਬਸੀਠੀ'। 
ਜਾਇ ਬਸੀਠ ਪੌਰ ਗੁਰੁ ਡੀਠੀ ॥੫੪॥ 
ਦ੍ਰਾਰ-ਪਾਲ ਪਿਖਿ ਗੁਰੁ ਪੈ ਜਾਈ। 
ਲਰਜ਼' ਅਰਜ਼ ਲਖਿ ਫਰਜ਼ ਅਲਾਈ। 
ਹੇ ਦਾਸਨ ਖਾਸਨ ਸੁਖਕਾਰੇ। 

ਦੂਤ ਭੀਮ ਸਸਿ ਖਰੋ ਦ੍ਰਾਰੇ ॥੫੫॥ 
ਕਦਮ ਪਦਮਰਾਵਰ ਚਹਿ' ਦਰਸੇ। 

ਨ੍ਰਿਪ ਦਿਸ ਤੈ ਬਿਨਤੀ ਕਿਛੁ ਕਰਸੇ। 
ਕਹਜੋ ਪ੍ਰਭੂ ਤਿਹ ਦਿਹੁ ਮਿਜਮਾਨੀ'। 
ਕਾਲ ਬੁਲੈਂ ਹੈਂ, ਆਇ ਦਰਵਾਨੀ? ॥੫੬॥ 
ਦਯੋ ਦੇਗ ਤੈ ਭੋਜਨ ਡੇਰਾ'। 

ਦੁਤੀ ਦਿਵਸ ਗੁਰੁ ਗਏ ਅਖੇਰਾ'। 
ਤੀਸਰ ਦਿਨ ਈਸ਼ਰ' ਮਧ ਸਭਾ। 
ਜਿਨਹਿ ਸਮਾਨ ਸ਼ਹਿਨਸ਼ਾਹਿ ਫਬਾ' ॥੫੭॥ 
ਕਰ ਸਰ ਫੇਰਤ' ਹੇਰਤ ਦਾਸਨ। 

ਥਿਰੇ ਪਾਕ ਸਾਸਨ ਸੇ' ਆਸਨ। 
ਬੀਰਾਸਨ ਬਰ ਸੋਹਿਂ ਸਿੰਘਾਸਨ। 

ਬੈਠੇ ਦਾਸਨ ਗਨ ਚਹੁੰ ਪਾਸਨ ॥੫੮॥ 
ਨੰਦ ਚੰਦ ਲੌ ਬ੍ਰਿੰਦ' ਮਸੰਦੈਂ। 

ਪਦ ਅਰਬਿੰਦ ਬੰਦਿ ਕਰ ਬੰਦੈਂ। 

ਸੰਗੋ ਆਦਿ ਬੀਰ ਧਨੁ-ਧਾਰੀ'। 

ਸਜੇ ਵਜੇ ਸਬਿ ਸੋਹਿਂ ਅਪਾਰੀ ॥੫੯॥ 
ਲਜੈ ਸਿਕੰਦਰ ਇੰਦਰ ਪਿਖ ਹੈ। 

ਸੋਭਾ ਸਭਾ ਸਕੈ ਕੋ ਲਿਖ ਹੈ। 

ਨ੍ਰਿਪ ਕੋ ਗੁਰੂ ਬਸੀਠ ਬੁਲਾਯੋ'। 

ਆਇ ਭੇਟ ਦੈ ਉਨਿ ਸਿਰ ਨਾਯੋ ॥੬੦॥ 
ਬੈਠਾਯੋ ਥਲ ਜੋਗ ਮੇਵਰੇ। 

ਬੂਝਯੇ ਗੁਰੁ ਨ੍ਰਿਪ ਕੁਸਲ ਥੇ ਭਰੇ'। 


।ਆਪਣਾ ਬਣਾ ਕੇ। 
'ਸਾਰੀਆਂ ਚੀਜ਼ਾਂ। 
'ਇਸ ਤਰ੍ਹਾਂ ਕਹਿ ਕੇ ਵਕੀਲੀ ਕਰਨ ਵਾਸਤੇ। 


'ਪ੍ਰਾਹੁਣਾਚਾਰੀ। 


'ਕੱਲ ਨੂੰ ਬੁਲਾਵਾਂਗੇ। “ਦਰਬਾਨ ਨੇ (ਵਾਪਸ) ਆ ਕੇ। 


'ਸ਼ਿਕਾਰ। 

'ਈਸ਼ੂਰ ਰੂਪ ਸਤਿਗੁਰੂ। 

'ਜਿਨ੍ਹਾਂ ਦੀ (ਫਬਾ) ਸਜ ਧਜ ਸ਼ਹਿਨ ਸ਼ਾਹਾਂ ਵਰਗੀ ਹੈ। 
'ਹੱਥ 'ਚ ਤੀਰ ਫੇਰਦੇ ਹਨ। 

'ਇੰਦੂ ਵਰਗੇ। 


'ਗੁਰਾਂ ਨੇ ਰਾਜੇ ਦੇ ਵਕੀਲ ਨੂੰ ਬੁਲਾਇਆ। 


'ਭੁਲੀ ਤਰ੍ਹਾਂ ਸੁਖ ਨਾਲ ਸਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1355 


ਕੌਨ ਕਾਜ ਤੁਹਿ ਇਹਾਂ ਪਠਾਯੋ। 
ਤਬੈ ਦੂਤ ਕਰ ਜੋਰਿ ਅਲਾਯੋ ॥੬੧॥ 
ਰਾਵਰ ਕ੍ਰਿਪਾ ਕੁਸਲ ਸਬਿ ਕਾਰਨ'। 


ਅਭਿਬੰਦਨ' ਨ੍ਰਿਪ ਕੀਨ ਉਚਾਰਨ। 
ਨਿਸ ਦਿਨ ਰਾਵਰ ਕੇ ਗੁਨ ਗਾਹਾ। 


ਕਹਿਤ ਰਹਿਤ ਸਦ ਨਿਜ ਜਨ ਪਾਹਾ ॥੬੨॥ 


ਮਨ ਈਹਾਂ ਤਨ ਰਹਿ ਨ੍ਰਿਪ ਵਹਾਂ। 

ਮਨ ਤਨ ਧਨ ਤੈ ਸੋ ਬਿਕ ਰਹਾ। 

ਕਦਮ ਪਦਮ ਸੁਖ ਸਦਮ' ਤਿਹਾਰੇ। 

ਜਬਿ ਤੈ ਪਿਖੇ ਛਦਮ' ਸਬਿ ਡਾਰੇ ॥ ੬੨॥ 
ਬੈਠੋ ਭਜਨ ਜਜਨ' ਹਰਿ ਕਰਿ ਹੈ। 

ਦਮ ਦਮ ਨਾਮ ਤੁਮਾਰੋਂ ਰਰ ਹੈ'। 

ਰਾਮਾ ਨੰਦ ਤੈ ਜੈਸ ਕਬੀਰੈ। 


ਲਹਯੋ ਭਜਨ ਨ੍ਰਿਪ ਤਿਸ ਤਤਬੀਰੈਂ! ॥ ੬੪ ॥ 


ਬਡ ਪ੍ਰਤਾਪ ਤੁਮਰਾ ਨਿਰਖਯੋ'। 

ਨ੍ਰਿਪ ਕੰਟਕ ਨਿਸ ਕੰਟਕ ਥਯੋ'। 

ਏਸ ਦੇਸ ਜਬਿ ਤੈ ਤੁਮ ਅਏ। 

ਕਸ਼ਟ ਸਮਸ਼ਟ' ਨਸ਼ਟ ਹੈ ਗਏ ॥੬੫॥ 
ਬਦਲ ਸੁਭਾਵ ਚਰਾਚਰ ਪਏ'। 
ਬਾਂਛਿਤ ਬਾਰੀ ਬਾਰਿਦ ਦਏ'। 

ਪਾਪ ਕਲਾਪ' ਤਾਪ ਪਰਨਾਸੇ। 

ਜਿਮ ਤਮਚਰ ਤਮ ਰਵਿ ਤੈ ਨਾਸੇ' ॥੬੬॥ 


ਤੁਵ ਕੰਨੇ' ਮੁਹਿ ਨ੍ਰਿਪ ਇਮ ਪਠਜੋ। 
ਮਾਥ ਝੁਕਾਇ ਹਾਥ ਬੰਦਿ ਰਟਜੋ'। 
ਜੇਤਿਕ ਦੇਸ ਵੇਸ' ਮਮ ਔਰੈਂ। 

ਕਰੋ ਸੈਲ ਸੈਲਨ ਨਿਜ ਤੌਰੈਂ! ॥੬੭॥ 


੨੩੩ <੩੩੦ <੯% 


ਹੈ ਗੈ ਕੋਸ਼ ਦੇਸ ਮਮ ਸੈਨਾ। 
ਨਿਸਚੇ ਅਪਨਾ ਲਖੀਓ ਐਨਾ'। 


।ਆਪ ਦੀ ਕਿਰਪਾ ਦੇ (ਕਾਰਨ) ਸਦਕੇ ਸਾਰੇ ਸੁਖ ਨਾਲ 
ਹਨ। 
'ਨਮਸਕਾਰ। 


'ਸੁਖਾਂ ਦੇ ਘਰ। 
'ਛਲ। 
'ਪੂਜਨ। 
'ਉਚਾਰਦਾ ਹੈ। 


'ਉਸੇ ਢੰਗ ਨਾਲ। 
'ਦੇਖਿਆ। 
ਦੁਖੀ ਰਾਜਾ ਬਿਨਾ ਦੁਖ ਤੋ ਹੋ ਗਿਆ। 


'ਸਾਰੇ। 

ਚੇਤਨ ਤੇ ਜੜ੍ਹ ਜੀਵਾਂ ਦੇ ਸੁਭਾਵ ਬਦਲ ਗਏ। 

'ਬੱਦਲ ਮਨ ਇੱਛਤ ਪਾਣੀ ਦੇਂਦੇ ਹਨ। 

'ਸਮੂੰਹ। 

'ਜਿਵੇਂ ਸੂਰਜ ਤੋਂਰਾਤ ਨੂੰ ਫਿਰਨ ਵਾਲਿਆਂ ਦਾ ਅਨ੍ਹੇਰਾ ਨਾਸ 
ਹੋ ਜਾਂਦਾ ਹੈ। 

'ਤੁਹਾਡੀ ਤਰਫ਼। 

'ਕਿਹਾ। 

ਸ੍ਰੇਸ਼ਟ। 


।ਆਪਣੇ ਢੰਗ ਨਾਲ ਪਹਾੜਾਂ ਦੀ ਸੈਰ ਕਰੋ। 


'ਘਰ। 





1356 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਚਹੀਏ ਵਹੀਏ ਅਨਵੱਈਏ'। 
ਰਹੀਏ ਸਹੀਏ ਦਾਸ ਲਖੱਈਏ' ॥੬੮॥ 
ਕਪਟ ਲਪੇਟੀ ਇਮ ਬਹੁ ਬਾਨੀ। 


ਈਸਰ ਮੋਰ ਮਨਿੰਦ ਅਨੋਦੈਂ। 
ਬਕਬੋ' ਛਕਬੋ ਜੀਵ ਬਰਿੰਦੈਂ” ॥ ੬੯ ॥ 


ਠਗ ਹੇਰੀ ਕ੍ਰਿਤ ਬਾਨਿ ਕਪਟ ਕੀ'। 
ਪਟ ਕੀ ਓਟ ਕ੍ਰਿੱਤ ਜਯੋਂ ਨੱਟ ਕੀ'। 


ਨੰਦ ਚੰਦ ਤਿਸ ਤਈ'ਂ ਬਖਾਨੀ। 

ਗੁਰੁ ਘਰ ਸੁਰਤਰੁ ਦਰਪਨ ਸਾਨੀ' ॥ ੭੦॥ 
ਸਰਲੇ' ਪ੍ਰੇਮੀ ਸਦ ਸੁਖ ਪੈ ਹੈਂ। 

ਕਪਟੀ ਕੁਟਿਲ ਕਹਿਰ ਫਲ ਲੈ ਹੈਂ”। 

ਗੁਰੁ ਕੈ ਹਰਖ ਸੋਕ ਕਿਛੁ ਨੈ ਹੈਂ। 

ਜਸ ਉਰਿ ਨ੍ਿਪ ਗੁਰੁ ਤਸ ਬਰਤੈ ਹੈਂ ॥ ੭੧॥ 
ਪੁਨ ਵਕੀਲ ਕਰਿ ਬਿਬਿਧਾ ਬਤੀਆਂ। 

ਨ੍ਰਿਪ ਕਾ ਪਰੇਮ ਜਨਾਇ ਸੁ ਅਤੀਆ'। 

ਸਭ ਜਨ ਸੋਭ ਲੋਕ ਜੁਗ ਕੇਰੀ। 

ਚਾਹਿਤ ਇੱਜ਼ਤ ਲੱਜ਼ਤ ਬਧੇਰੀ' ॥ ੭੨ ॥ 


ਫਤੇ ਸ਼ਾਹਿ ਸੀ ਨਗਰ ਪਤੀ ਕਾ। 

ਸ਼ਗਨ ਆਇ ਹੈ ਨ੍ਰਿਪ ਘਰ ਨੀਕਾ। 
ਉਤਸ਼ਵ ਮੈਂ ਚਹਿਂ ਉੱਤਮ ਵਸਤੂ। 

ਰਾਵ ਰੰਕ ਲਹਿ ਜਾਚ ਸਮਸਤੂ' ॥ ੭੨ ॥ 


ਔਰ ਨਰੇਸ ਗਿਰੇਸ ਜੁ ਜਗ ਹੈ'। 
ਗੁਰੁ ਘਰ ਤੈ ਸਬ ਹੀ ਲਘੁ ਲਗ ਹੈੱ”। 
ਕਰੀ ਅਰਜ਼ ਨ੍ਰਿਪ, ਕਰੀ ਪ੍ਰਸਾਦੀ'। 


'ਉਹੋ ਮੰਗਵਾ ਲਵੋ। 
'ਰਾਜੇ ਨੂੰ ਸਹੀ ਦਾਸ ਜਾਣਦੇ ਰਹੋ। 


(ਅਛੂਤ) ਨੀਚ ਦੂਤ ਨੇ ਬਹੁਤੀ (ਅਕੂਤ) ਬੇਅੰਦਾਜ਼ੀ 
(ਬਾਣੀ) ਕਹੀ। 


'ਰਾਜੇ ਨੇ ਮੋਰ ਵਾਂਗ (ਅਨੰਦੈਂ) ਉਸਤਤ (ਬਕਬੋ) ਕਹੀ। 
2(ਜਿਵੇਂ) ਮੋਰ ਬਹੁਤੇ ਜੀਵਾਂ ਨੂੰ ਖਾਂਦਾ ਹੈ। 

(ਤਿਵੇਂ ਇਸ ਨੇ) ਠੱਗਾਂ ਤੇ ਸ਼ਿਕਾਰੀਆਂ ਵਰਗੀ ਛਲ ਦੀ 
ਬਾਣੀ ਕਹੀ। 

ਜਿਵੇਂ ਕੱਪੜੇ ਦੇ ਉਹਲੇ ਨਟ ਦਾ ਕੰਮ ਹੁੰਦਾ ਹੈ (ਤਿਵੇਂ ਏਸ ਨੇ 
ਕੀਤੀਆਂ। ) 


'ਕਲਪ ਬ੍ਰਿੱਛ ਤੇ ਸ਼ੀਸ਼ੇ ਵਰਗਾ ਹੈ। 
ਸਿੱਧੇ, ਸਾਫ਼ ਚਿੱਤ। 
'ਛਲੀਏ ਤੇ ਟੇਢੇ, ਦੁਖ ਫਲ ਲੈਂਦੇ ਹਨ। 


ਬਹੁਤਾ। 


'ਸਾਰੇ ਲੋਕ, ਦੋਹਾਂ ਲੋਕਾਂ ਦੀ ਸੋਭਾ ਤੇ ਇਜ਼ਤ ਦਾ ਬਹੁਤਾ 
ਸਵਾਦ ਚਾਹੁੰਦੇ ਹਨ। 


'ਰਾਜੇ ਤੇ ਕੰਗਾਲ ਸਾਰੇ (ਇਕ ਦੂਜੇ ਤੋਂ) ਮੰਗ ਕੇ ਲੈ ਲੈਂਦੇ 
ਹਨ। 


ਛੋਟੇ ਹੀ ਲਗਦੇ ਹਨ। 
'ਪੁਸਾਦੀ ਹਾਥੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1357 


ਮਾਂਗਯੋ ਦੈਹੁ ਸੋਭ ਹਿਤ ਸ਼ਾਦੀ ॥ ੭੪॥ 

ਹਮਰੋਂ ਸੁਤ ਜਿਮ ਤਿਮ ਹੀ ਗੁਰੁ ਕੋ। 

ਪੁਰਵਹੁ ਅਭਿਲਾਖਾ ਮਮ ਉਰ ਕੋ। 

ਜਿਉਂ ਮਮ ਇੱਜ਼ਤ ਗੁਰੂ ਬਢੇ ਹੈਂ। 

ਤਯੋਂ ਹਮ ਸੇਵਕ ਬਨੇਰਹੈ ਹੈਂ ॥ ੭੫॥ 

ਦੋਹਰਾ: 

ਕਰੀ' ਲੈਨ ਹਿਤ ਛਲ ਭਰੀ, 

ਕਰੀ ਜਬੈ ਉਨਿ ਬਾਤ। 

ਗੁਰੁ ਸੁਬੱਗਜ ਲਖਿ ਖਰੀ ਬਿਧਿ, 

ਰਰੀ ਤਰੀ ਇਸ ਭਾਂਤਿ' ॥ ੭੬॥ 'ਇਸ ਤਰ੍ਹਾਂ (ਤਰੀ) ਸਾਫ਼ (ਗਲ) (ਰਰੀ) ਕਹੀ। 
ਚੌਪਈ: 

ਹਰਿ ਗੁਰੁ ਸੰਤ ਸਦਾ ਵਸ ਦਾਸੈਂ। 

ਜਿਮ ਵਹਿ ਚਹਿੰ ਤਿਮ ਚਰਿਤ ਪੁਰਕਾਸ਼ੈਂ। 

ਪੁਨ ਗੁਰੁ ਘਰ ਕੀ ਹੈ ਇਹੁ ਰੀਤੀ। 

ਜੋ ਵਸਤੂ ਦੇਵਤਿ ਸਿੱਖ ਨੀਤੀ' ॥ ੭੭॥ 'ਨਿੱਤ। 

ਜਿਸ ਬਿਧਿ ਸੋ ਅਰਦਾਸ ਕਰੈ ਹੈ। 

ਤਯੋਂ ਹੀ ਤਿਸ ਕੋ ਗੁਰੁ ਬਰਤੈ ਹੈਂ”। ਵਰਤਦੇ ਹਨ। 

ਦੂਰ ਦੇਸ ਤੇ ਸਿੱਖ ਪ੍ਰੇਮੀ। 

ਲਯਾਯੋ ਕਰੀ ਆਦਿ ਵਥੁ ਛੇਮੀ' ॥ ੭੮॥ 'ਹਾਥੀ ਆਦਿ ਸੁਖਦਾਈ ਚੀਜ਼ਾਂ। 
ਚਲਤ ਵਕਤ ਉਨਿ ਬਿਨੈ ਅਲਾਈ। 

ਰਹੈਂ ਹਜ਼ੁਰ ਅਨਤ ਨਹਿਂ ਜਾਈ'। ।ਆਪ ਪਾਸ ਰਹਿਣ ਹੋਰ ਕਿਤੇ ਨ ਜਾਣ। 
ਫੀਲ ਔਰ ਜੋ ਬਡ ਹਮ ਪੈ ਹੈਂ। 

ਸੋ ਲੈ ਜਾਹਿ ਯਾਹਿ' ਨਹਿ ਦੈਹੈਂ ॥੭੯॥ ।ਇਹ (ਪ੍ਰਸਾਦੀ ਹਾਥੀ)। 
ਸੁਨਿ ਤੂਸ਼ਨ ਰਹਿ ਦੂਤ ਲਜਾਨਾ'। 'ਸ਼ਰਮਿੰਦਾ ਹੋਇਆ। 

ਜਾਨਾ ਇਹਾਂ ਨ ਮੰਤੁ ਚਲਾਨਾ। 

ਧੁਰਤ' ਗਯੋ ਬਿਸੁਰਤ? ਘਰ ਕੋ। 'ਛਲੀਆ। “ਝੂਰਦਾ ਹੋਇਆ। 
ਸੁਨਿ ਕੈ ਉਰ ਗਿਰਪਤਿ ਕੋ ਧਰਕੋ' ॥੮੦॥ 'ਧੜਕਿਆ। 

ਮਾਨਤ ਨਹਿੰ ਗੁਰੁ ਹਮਰੋ ਤ੍ਰਾਸੈ'। 'ਡਰ। 

ਬਾਲਕ ਬਯ ਮਮ ਦੇਸ ਨਿਵਾਸੈਂ। 

ਦੂਤ ਕਹਜੋ ਗੁਰੁ ਸਮ ਪੁਰਹੁਤੈਂ'। 'ਇੰਦ੍ਰ ਸਮਾਨ ਹੈ। 





1358 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੈਠੋ ਨਿਰਭੈ ਬਨਯੋ ਅਛੂਤੇਂ' ॥੮੧॥ 

ਢੰਗ ਪੁਸੰਗ ਜੰਗ ਕੇ ਕਰਿ ਹੈ। 

ਕਹਾਂ ਨਰਿੰਦ ਨ ਇੰਦੁ ਤੈ' ਡਰ ਹੈ। 

ਬਾਤ ਬਨਾਇ ਬਿਬਿਧਿ' ਮੈਂ ਮਾਂਗਯੋ। 

ਦਿਯ ਜਵਾਬ ਇਮ ਨਿਰਭੈ ਪਾਗਯੋ' ॥੮੨॥ 
ਨੀਕ ਵਸਤੁ ਸਿੱਖ ਹਮੈਂ ਜੁ ਦੈਹੈਂ। 

ਮਾਂਗੀ ਦੀਓ ਨ ਕਿਹ ਇਹ ਕੈਹੈ'। 

ਸਿੱਖਨ ਕੇ ਹਮ ਸਦ ਅਧੀਨ ਹੈਂ। 

ਤਜੈਂ ਨ ਪੁਣ ਤਿਨ ਸੋਂ ਜੁ ਕੀਨ ਹੈ ॥੮੩॥ 
ਪਾਇ ਜਵਾਬ ਸ਼ਿਤਾਬ ਮੈਂ ਆਯੋ। 

ਬਚਨ ਵਕੀਲ ਬੱਜੂ ਜਨੁ ਲਾਯੋ'। 

ਦੁਖਤ ਹੋਇ ਨ੍ਰਿਪ ਐਸੇ ਭਾਖ੍ਯੋ। 

ਜਹਿਂ ਭੋਜਨ ਨਹਿਂ ਕਹਿ ਧਨਰਾਖਯੋ' ॥੮੪॥ 


ਹਮ ਠਾਨਿਓ ਧਨ ਵਸਤੁ ਬਿਸੇਸੈਂ। 

ਗੁਰੁ ਤੈ ਲੈਹਂ ਬਸੈਹਂ ਸੁ ਦੇਸੈਂ'। 

ਸੋ ਸਬਿ ਮਨਸਾ ਬੀਚ ਬਿਲਾਈ'। 
ਨਿਆਇ ਬਨਯੋ ਕੈਮੁੱਤਕ ਆਈ' ॥ ੮੫॥ 


ਜਾਨਯੋ ਪਰੈ ਕਰੈ ਗੁਰੁ ਦੰਗਾ। 

ਦਯੋ ਨ ਗਜ! ਜਿਨ ਇਕ ਅਜ ਮੰਗਾ। 
ਜੇ ਹਮ ਡਰ ਧਰਿ ਅਬ ਚੁਪ ਰੈਹੈਂ। 

ਤੌ ਵਹਿ ਹਮਰੇ ਸਿਰ ਚਢ ਜੈਹੈ । ੮੬॥ 
ਚਮੂੰ ਬਟੋਰ ਓਜ ਦਿਖਰੈ ਕੈ'। 

ਬਾਲ ਉਮਰ ਤੁੱਛ ਖਜਾਲ ਉਨੈ ਕੈ। 
ਦੇਸ ਦਬੈਹੈ ਲੂਟ ਮਚੈਹੈ। 

ਫਿਰ ਭੀ ਹਮ ਕੋ ਲਰਨੌ ਪੈਹੈ ॥੮੭॥ 
ਤਾਂ ਤੇ ਅਬਿ ਵਜੀਰ ਤੁਮ ਜਾਵੋ। 

ਦੈ ਦਬਾਉ ਗਜ ਮਾਂਗ ਲਿਆਵੋ। 

ਦੇਹੈ ਜੇ ਨ ਲੈਹ' ਤਬਿ ਜੋਰੀ। 


।ਨਿਰਲੇਪ ਭਾਵ ਕਿਸੇ ਨਾਲ ਮੇਲਰਖਣਾ ਨਹੀਂ ਚਾਹੁੰਦਾ। 
ਇੰਦੂ ਤੋਂ ਵੀ। 

'ਅਨੇਕ ਤਰ੍ਹਾਂ ਦੀਆਂ। 

'ਨਿਰਭੈਤਾ 'ਚ ਲੀਨ ਹੈ। 


'ਜਾਣੋ ਬੱਜੂ ਮਾਰਿਆ। (ਬੱਜੂ-ਇੰਦੂ ਦੀ ਗਦਾ।) 


'ਜਿਥੋਂ ਭੋਜਨ ਮੰਗਿਆਂ ਨਹੀਂ ਮਿਲਦਾ ਓਥੇ ਧਨ ਕਿੱਥੇ 
ਰਖਿਆ ਹੈ ਭਾਵ ਉਥੋਂ ਧਨ ਕੀ ਮਿਲਣਾ ਹੋਇਆ। 

'ਉਹ (ਸਾਡੇ ) ਦੇਸ਼ ਵਿੱਚ (ਜੋ) ਵਸਦੇ ਹਨ। 

'ਖ਼ਤਮ ਹੋ ਗਈ। 

'ਕੈਮੁਤਕ ਨਜਾਯ ਆ ਬਣਿਆ ਹੈ (ਕੈਮੁਤਕ ਨਯਾਯ-ਜਿਨ੍ਹਾਂ 
ਨੇ ਇਕ ਹਾਥੀ ਨਹੀਂ ਦਿੱਤਾ ਉਨ੍ਹਾਂ ਨੇ ਹੋਰ ਚੀਜ਼ਾਂ ਕੀ ਦੇਣੀਆਂ 
ਹਨ?) 


'ਹਾਥੀ। 


'ਫੌਜ ਇਕੱਠੀ ਕਰ ਕੇ ਜੋਰ ਦਿਖਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1359 


ਕਢੈਂ ਰਾਜ ਤੈ ਬਾਹਰਿ ਖੋਰੀ' ॥੮੮॥ 'ਵੈਰ ਭਾਵ ਨਾਲ। 

ਕਹਯੋ ਸਧੀਰ ਵਜੀਰ ਤੀਰ ਤਿਹ'। ਤਿਸ (ਰਾਜੇ ਨੂੰ ਵਜ਼ੀਰ ਨੇ) ਕੋਲੋਂ ਕਿਹਾ। 

ਗੁਨੀ ਗਹੀਰ ਗੰਭੀਰ ਬੀਰ ਵਹਿ। 

ਬਾਤ ਫੀਲ ਕੀ ਹੈ ਇਹੁ ਥੋਰੀ। 

ਬਿਗਰੈ ਬਢ ਹੈ ਰਾਰਿ ਬਹੋਰੀ ॥।੮੯॥ 

ਹਾਸਲ ਨਹਿ ਕੁਛ ਬਹੁ ਨੁਕਸਾਨਾ। 

ਪਰ ਹੈ ਰਣ ਮਰ ਹੈਂ ਅਸ੍ਹ ਜ੍ਹਾਨਾਂ'। 

ਲਾਖੋਂ ਸਿਖ ਮਿਲ ਦੇ ਸਬ ਦੇਸੈਂ। 

ਐਹੈਂ ਖੈਹੈਂ ਲੁਟ ਤੁਵ ਦੇਸੈਂ ॥੯੦॥ 

ਪੀਰ ਫਕੀਰ ਬੀਰ ਬਡ ਭਾਰੀ। 

ਸਾਹਿਬ ਕਰਾਮਾਤ ਅਵਤਾਰੀ। 

ਸੀ ਗੁਰੁ ਨਾਨਕ ਕੀ ਇਹੁ ਗਾਦੀ। 

ਸੁਰਤਰੁ ਸਮ' ਫਲ ਦੇਤ ਅਬਾਦੀ” ॥੯੧॥ 'ਕਲਪ ਬ੍ਰਿੱਛ ਵਾਂਗ। “(ਚੰਗੀ ਭਾਵਨਾ ਵਾਲੇ ਨੂੰ) ਆਬਾਦੀ ਦਾ 
ਫਲ (ਤੇ ਬੁਰੀ ਭਾਵਨਾ ਵਾਲੇ ਨੂੰ ਬਰਬਾਦੀ ਦਾ ਫਲ) ਦਿੰਦੀ 
ਹੈ। 

ਬਡ ਬਾਗੀ ਇਹੁ ਦੇਸ ਤੁਮਾਰਾ। 

ਜਹਾਂ ਸਤਿਗੁਰੂ ਨੈ ਪਗ ਧਾਰਾ। 

ਧਾਰਾ ਕਪਟ ਜੁ ਤੁਮ ਉਨਿ ਜਾਨਾ। 

ਗੁਰੁ ਸੁਬੱਗਜ ਪੂਰਨ ਭਗਵਾਨਾ ॥ ੯੨॥ 

ਅਬਿ ਫਿਰ ਚਲਿ ਉਨਿ ਕੇ ਪਗ ਗਹੀਏ। 

ਕਹਾਂ ਕਰੀ ਇਕ, ਬਾਂਛਿਤ ਲਹੀਏ। 

ਯਦੀ ਸਚਵ' ਬਹੁ ਨੀਕ ਬਖਾਨੀ। 'ਵਜ਼ੀਰ। 

ਖਾਂਨੀ ਕਪਟ' ਨ੍ਰਿਪ ਨਹਿ ਮਾਨੀ ॥੯੩॥ 'ਛੁਲ ਦੀ ਖਾਣ। 

ਮਾਨੀ ਮਹਦ ਮਦਾਂਧ ਕਚੇਰਾ'। 'ਮਾਨ ਤੇ ਬਹੁਤੇ ਹੰਕਾਰ ਨਾਲ ਅੰਨ੍ਹਾ ਹੋਇਆ ਕੱਚਾ ਹੈ। 

ਚੇਰਾ ਭਯੋ ਨ ਮਨ ਗੁਰੁ ਫੇਰਾ। 

ਹਮ ਰਜਪੁਤ ਗਿਰੇਸ ਨਰੇਸੁ'। ਪਹਾੜੀ ਰਾਜਿਆਂ ਦੇ ਰਾਜੇ ਹਾਂ। 

ਪੂਜਤ ਸਾਲ ਗਰਾਮ' ਹਮੇਸੂ ॥ ੯੪॥ 'ਠਾਕੁਰ। 

ਕੈਸ ਬਨੋਂ ਮੈਂ ਇਨਿ ਕੋ ਚੇਰਾ। 

ਛੋਰਿ ਸਨਾਤਨ ਧਰਮ ਅਛੇਰਾ। 

ਪੁਨ ਹਾਸੀ ਗਿਰਪਤਿ ਮੁਹਿ ਕਰਿ ਹੈ। 





1360 


ਬਰਤਨ ਛੋਡਿ ਅਧਰਮੀਰਰ ਹੈਂ ॥ ੯੫ ॥ 
ਅਜ਼ਮਤ ਯੂੁਤ ਤੁਮ ਇਨੈ ਜੁ ਕੈਹੈਂ। 
ਇਹੁ ਪਰਤੀਤ ਨ ਮੁਝ ਕੋ ਐਹੈ। 

ਇਨ ਕਾ ਪਿਤਾ ਸ਼ਾਹਿ ਮਰਵਾਯੋ। 

ਤਹਾਂ ਨ ਪਰਚਾ' ਕੋਇ ਦਿਖਾਯੋ ॥੯੬॥ 
ਹੋਛੇ ਜਨ ਲਘੁ ਜਾਤੀ ਕੇਰੇ। 

ਗੁਰੂ ਗੁਰੂ ਤਿਹ ਈਸ਼ਰ ਟੇਰੇਂ। 

ਕੌਡੀ ਪੈਸਾ ਭੇਟ ਚਢੈ ਹੈਂ। 

ਕਹੈਂ ਕੂਰ ਹਮ ਸਬਿ ਫਲ ਪੈ ਹੈਂ ॥੯੭॥ 
ਹਮ ਸੰਨਯਾਸੀ ਜੋਗੀ ਪੂਜੈਂ। 


੨੩ 


ਲੈਹੂੰ ਗਜ ਕੈ ਪੁਰੌਂ ਕਢੈਹੂੰ ॥੯੮॥ 
ਗਰਬ ਗੁਰਜਾਈ ਅਰ ਬਯ ਨਈ'। 


ਜਾਨੈਂ ਤਬੈ ਜਬੈ ਗਰ ਪਈ'। 


ਇਮ ਕਹਿ ਨਿਜ ਕੁਟਵਾਲ' ਪਠਾਯੋ। 

ਗੁਰੁ ਢਿਗ ਉਨਿ ਨ੍ਰਿਪ ਬਲ ਬਹੁ ਗਾਯੋ ॥ ੯੯॥ 
ਬਾਤਨ ਕੇ ਉਤਰਾਵ ਚਢਾਵਾ। 

ਕਰੇ ਅਨੇਕ ਬਿਵੇਕ ਸੁਭਾਵਾ'। 

ਦਯੋ ਜਵਾਬ ਗੁਰੂ ਇਮ ਤੈਹੈਂ'। 

ਕਹਾਂ ਭਲਾਈ ਨ੍ਿਪ ਕੀ ਕੈਹੈਂ! ॥੧੦੦॥ 


ਕਪਟੀ ਕੁਟਲ ਕਠੋਰ ਅਭਿਮਾਨੀ। 

ਛਲਯੋ ਚਹਿਤ ਹਮ ਕੋ ਅਗਯਾਨੀ। 

ਭੇਟਾ ਕਰੀ ਕਰੀ ਸਿੱਖ ਜਾਹੂੰ'। 

ਕਰੀ ਅਰਜ਼ ਰਹਿ ਗੁਰੁ ਘਰ ਮਾਹੂੰ ।੧੦੧॥ 
ਕਰੀ ਪ੍ਰਤੱਗਜਾ ਹਮ ਦਿਹ ਨਾਹੀ। 

ਕਾਰਨ ਫੀਲ' ਦੈਨ ਮੈਂ ਯਾਹੀ। 

ਜਬਰਨ ਭੂਪ ਲੈਨ ਜੋ ਚੈਹੈ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਦੂਜਾ ਗੁਰੂ ਗੁਹਸਤੀ ਹੈ। 
ਹੁਣ ਤਾਂ ਚਲ ਕੇ ਫੌਜ ਦੇ ਬਲ ਨਾਲ ਮਲਕੜੇ (ਸਹਜ ਨਾਲ) 
ਹੀ। 


'ਨਵੀਂ ਉਮਰ। 
'ਜਦੋਂ (ਲੜਾਈ) ਗਲ ਪੈ ਗਈ। 
'ਕੋਤਵਾਲ। 


'ਵਿਚਾਰ ਦੇ ਸੁਭਾਵ ਨਾਲ। 

'ਤਿਸ ਨੂੰ। 

ਤੁਸੀਂ ਰਾਜੇ ਦੀ ਕਿੱਥੇ ਭਲਾਈ ਕਰਦੇ ਹੋ ਭਾਵ ਤੁਸੀਂ ਰਾਜੇ ਦਾ 
ਬੁਰਾ ਕਰ ਰਹੇ ਹੋ। 


ਹਾਥੀ ਦੀ ਭੇਟਾ ਜਿਸ ਸਿੱਖ ਨੇ ਕੀਤੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1361 


ਦੇਸ ਗਿਰੇਸਨ ਜੋਰ ਜਨੈ ਹੈ ॥੧੦੨॥ 

ਤੌ ਸੰਦੇਸ਼' ਐਸ ਦੈ ਜਾਏ। 

ਜੇ ਬਲ ਹੈ ਤੌ ਲੈ ਦਲ ਆਏ। 

ਇਹਾਂ ਕਲੀਵ' ਨ ਕਾਯਰ ਰਹੈਂ। 

ਜੋ ਸੁਨਿ ਜੰਗ ਪੁਸੰਗ ਡਰੈ ਹੈਂ ॥੧੦੩॥ 

ਹਮ ਆਯੁਧ ਅਭਜਯਾਸ ਜੁ ਕੈਹੈਂ'। 

ਪਰਖੇ ਜੈਹੈਂ ਸੁਭਟ' ਭਲੈ ਹੈਂ। 

ਮਿਲੈ ਤੁ ਮਿਲ ਹੈਂ ਲਰੈ ਤੁ ਲਰ ਹੈਂ। 

ਉਭੈ ਭਾਂਤਿ ਮੋਦਕ ਮਮ ਕਰ ਹੈਂ! ॥੧੦੪॥ ਦੋਵੇਂ ਤਰ੍ਹਾਂ ਮੇਰੇ ਹੱਥ ਵਿੱਚ ਲੱਡੂ ਹਨ। 
ਜਿਤਿਕ ਬਾਤ ਥੀ ਨਿਿਪ ਘਰ ਕੀਨੀ। 

ਸੋ ਸਬਿ ਦੂਤਹਿ ਗੁਰੁ ਕਹਿ ਦੀਨੀ। 

ਸੁਨਿ ਕੁਟਵਾਲ ਕੁਟਲਤਾ ਤਯਾਗੀ। 

ਭਯੋਂ ਗੁਰੂ ਪਦ ਮੈਂ ਅਨੁਰਾਗੀ' ॥ ੧੦੫॥ 'ਚਰਨਾਂ ਵਿੱਚ ਪ੍ਰੇਮੀ ਹੋ ਗਿਆ। 
ਜਾਨਜੋ ਜੋ ਨ੍ਰਿਪ ਬੈਠ ਇਕੰਤੈ। 

ਕਹੀ ਵਹੀ ਗੁਰੁ ਸਹੀ ਬ੍ਰਿਤੰਤੈ। 

ਇਨਿ ਸੋਂ ਛਲ ਬਲ ਪੁਗੈ ਨ ਕਾਹੂੰ। 

ਹੈਂ ਇਹੁ ਸਾਖੀ' ਘਟ ਘਟ ਮਾਹੂੰ ॥੧੦੬॥ 'ਵੇਖਣ ਵਾਲੇ, ਗਵਾਹ ਭਾਵ ਜਾਣੀ-ਜਾਣ। 
ਕਰਿ ਬੰਦਨ ਸੋ ਨ੍ਰਿਪ ਪੈ ਗਯੋ। 

ਗਾਥਾ ਸਰਬ ਸੁਨਾਵਤ ਭਯੋ। 

ਕਹੀ ਜੁ ਤੁਮ ਘਰ, ਸੋ ਗੁਰੁ ਗਾਈ'। 

ਸਰਬ ਸ਼ਕਤਿ ਮਤਿ' ਹੈਂ ਗੁਰੁ ਰਾਈ ॥੧੦੭॥ 

ਕਰੀ' ਨ ਦੈਂਹ ਕਰੀ ਚੈਂਹ ਵੈਸੇ। 

ਤੁਮਹੂੰ ਪਹਿਲ ਕਰੋਗੇ ਜੈਸੇ। 

ਕਪਟ ਧਪਟ' ਉਨਿ ਅੱਗੂ ਨ ਚਾਲੈ। 'ਛਲ ਦਾ (ਧਪਟ) ਧਾਵਾ। 
ਸਬਿ ਕੇ ਦਿਲ ਕੀ ਲਖਤਿ' ਬਿਸਾਲੈ ॥੧੦੮॥ _ 'ਜਾਣਦੇ ਹਨ। 

ਮੋਂ ਮਤ ਮੈਂ ਮਤ ਕਰੋਂ ਲਰਾਈ। 

ਰਾਈ ਸਮ ਨ ਲਾਭ, ਸੁਨਿ ਰਾਈ !। 

ਸ਼ਸਤੁ ਸੁਭਟ ਸੁਰੰਗ ਤੁਰੰਗਾ। 

ਰੰਗ ਰੰਗ ਸੁੰਦੁ ਸਰਬੰਗਾ ॥ ੧੦੯ ॥ 

ਭਰੇ ਪਰੇ ਪੁਰ ਆਨੰਦ ਮੈਂ ਹੈਂ। 





1362 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੇਸ਼ੁਮਾਰ ਭਟ ਪਿਖੇ ਹਮੈਂ ਹੈਂ। 
ਕਿਆ ਹੈ ਕਰੀ ਕਰੀ ਜ਼ਿਦ ਜਾਂ ਹਿਤ। 
ਲਰੇ ਪਰੇ ਮਤ ਗਰੇ ਬਲਾ ਕਿਤ ॥ ੧੧੦॥ 
ਸੰਧ' ਰਖੈਂਹ ਅਨੰਦ ਰਹੇਹੈਂ। 'ਮੇਲ। 
ਆਛਤ ਗੁਰੁ ਤੇ ਬਾਂਛਿਤ ਪੈਹੈਂ”। ਜੋ (ਆਛਤ) ਚਾਹੋਗੇ ਗੁਰਾਂ ਤੋਂ ਮਨ ਇੱਛਤ ਪਾ ਲਵੋਗੇ। 
ਸੁਨਿ ਨਰੇਸ ਕਿਯ ਬੇਸ ਵਿਚਾਰਨਿ'। (ਬੇਸ) ਬਹੁਤ ਵਿਚਾਰਿਆ। 
ਚਾਰਨ ਜਯੋਂ ਜਸ ਕੀਨੋ ਸਾਰਨਿ' ॥ ੧੧੧॥ 'ਸਾਰਿਆਂ ਨੇ ਭੱਟਾਂ ਵਾਂਗ ਜਸ ਕੀਤਾ ਹੈ। 
ਸਾਰਨ ਬਨੈ' ਕਾਜ ਅਬਿ ਵੈਸੇ। 'ਕਰਨਾ ਬਣਦਾ ਹੈ। 
ਬੈਸੇ ਕਹਿ ਵਜੀਰ ਲੌ ਜੈਸੇ'। ।ਇਹ ਸਾਰੇ ਬੈਠੇ, ਵਜ਼ੀਰਾਂ ਤਕ ਜਿਸ ਤਰ੍ਹਾਂ ਕਹਿੰਦੇ ਹਨ। 
ਕਹਜੋ ਵਜੀਰ ਪ੍ਰਤੀ ਨ੍ਰਿਪ ਤੈਹੈ'। 'ਰਾਜੇ ਨੇ ਤਦੋਂ। 
ਜਜਯੋਂ ਤੁਮ ਕਹਯੋ ਗਹਜੋ ਮੈਂ ਵੈਹੈ ॥੧੧੨॥ 
ਅਬਿ ਤੋਂ ਟਿੱਕਾ ਆਵਨ ਚੈਹੈ। (ਸ਼ਗਨ ਦਾ) ਤਿਲਕ। 
ਨਾਹਿੰ ਦੈਂਹ ਹਮ ਮੌਨ ਰਹੈ ਹੈਂ। 
ਮਾਂਗ ਬਯਾਹਿ ਮੈਂ ਡੇਰਾ ਕਰੀ'। 'ਤੰਬੂ ਤੇ ਹਾਥੀ। 
ਲੈ ਹੈਂ ਜੈਸ ਸੋਭ ਹੂ ਬਰੀ' ॥੧੧੩॥ ਸ੍ਰੇਸ਼ਟ, ਚੰਗੀ। 
ਦੋਹਰਾ: 
ਬਯਾਹਿ ਪ੍ਰਤੀਖਤ' ਭੂਪ ਉਤ, 'ਉਡੀਕਦਾ ਹੈ। 
ਇਤ ਕਲਗੀਧਰ ਈਸ। 
ਅਭਯਾਸਤ ਆਯੁਧ ਅਧਿਕ, 
ਸੁਨਿ ਮਨ ਤ੍ੁਸਤ ਗਿਰੀਸ' ॥੧੧੪॥ 'ਰਾਜੇ ਦਾ ਮਨ ਡਰਦਾ ਹੈ। 
ਪੂਰਤ ਦਾਸਨ ਵਾਸ਼ਨਾ, 
ਦੈ ਫਲ ਚਾਰ ਉਦਾਰ। 
ਇਤੀ ਭਯੋ ਅਬਿ ਧਜਾਇ ਇਹੁ, 
ਗੁਰੁ ਪਦ ਪਦਮ ਜੁਹਾਰ ॥ ੧੧੫॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ ਭੀਮ ਚੰਦ ਦੂਤ ਆਵਨ ਪ੍ਰਸੰਗ 
ਬਰਨਨੰ ਨਾਮ ਉਣਚਾਸਮੇਂ ਬਿਸੁਾਮ ॥੪੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1363 


੫੦. (ਭੀਮ ਚੰਦ ਦੇ ਵਕੀਲ ਦਾ ਹਾਥੀ ਲੈਣ ਆਉਣਾ) 


ਛਪਯ: 
ਤੁਹੀਂ ਕਾਲ ਕੀ ਕਲਾ, 
ਕਾਲਕਾ ਅਕਲ ਕਲਾ ਪੁਰ'। 


ਪਾਲਿ ਸੰਹਾਰਿ ਸਾਰ ਕੁਰ'। 


ਤੁਹੀਂ ਕਮਲਾ ਸਾਵਿੱਤ੍ਰੀ। 


ਤੁਹੀ ਸਾਰਦਾ ਸੁਧਾ 
ਸ੍ਰਾਹਾ ਛੰਦ ਗਾਯੱਤ੍ਰੀ'। 


ਸਦ ਆਦਿ ਮੱਧ ਅੰਤ ਏਕ ਤੂੰ, 
ਸਕਲ ਚਰਾਚਰ ਰੂਪ ਤੁਵ'। 


ਮਮ ਇਸ਼ਟ ਚੰਡਿਕਾ ਸਿਰਿਸ਼ਟਿ ਅਬਿ, 
ਨਮੋ ਦਿਸ਼ਟ ਪਰਤਿਸ਼ਟ ਭਵ' ॥੧॥ 


<< 


ਦੋਹਰਾ: 
ਪਠੈ ਵਕੀਲ ਸੁ ਫੀਲ ਹਿਤ, 
ਬਨ ਬਖੀਲ ਬਿਨ ਢੀਲ'। 


ਭੀਮ ਸਭੀਮ ਗਨੀਮ ਜਜਯੋਂ, 
ਭਵੈ ਸੁ ਛੇਰਹੁਂ ਜੀਲ' ॥੨॥ 


'ਹੇ ਕਾਲਿਕਾ (ਚੰਡਿਕਾ) ਤੁਹੀਂ (ਅਕਲ) ਅਖੰਡ ਤੇ ਪੁਰ 
(ਪੂਰਨ) ਕਲਾ (ਸ਼ਕਤੀ ਵਾਲੇ) (ਕਾਲ) ਅਕਾਲ ਪੁਰਖ ਦੀ 
(ਕਲਾ) ਸ਼ਕਤੀ ਹੈਂ। 


ਹੇ ਸ਼ਕਤੀ ਤੁਹੀਂ ਸਾਰੇ ਜਗਤ ਨੂੰ ਰਚ ਕੇ ਪਾਲਦੀ ਤੇ ਨਾਸ 
ਕਰਦੀ ਹੈਂ। 


'ਗੰਗਾ ਦੀ ਧਾਰ (ਅਰਧੰਗ) ਸ਼ਿਵ, ਲਛਮੀ ਤੇ ਸਾਵਿਤ੍ਰੀ 
(ਬੁਹਮਾ ਦੀ ਇਸਤ੍ਰੀ) ਵੀ ਤੁਹੀਂ ਹੀ ਹੈਂ। (ਅਰਧੰਗ-ਸ਼ਿਵ, 
ਜਿਸ ਦਾ ਅੱਧਾ ਅੰਗ ਨਰ ਦਾ ਤੇ ਅੱਧਾ ਨਾਰੀ ਦਾ ਹੈ। ) 


'ਸੁਰਸੁਤੀ (ਵਿਦਿਆ ਦੀ ਦੇਵੀ) (ਸੁਧਾ) ਅੰਮ੍ਰਿਤ, (ਸ੍ਹਾਹਾ) 
ਅਗਨਿ ਦੇਵਤਾ ਦੀ ਇਸਤ੍ਰੀ), ਤੇ ਗਾਇਤ੍ਰੀ ਛੰਦ ਵੀ ਤੁਹੀ ਹੀ 
ਹੈਂ। 


'ਸਦਾ ਆਦਿ ਮੱਧ ਅਤੇ ਅੰਤ ਵਿੱਚ ਵੀ ਇਕ ਤੁਹੀਂ ਹੀ ਹੈਂ, 
ਸਾਰੇ ਚੇਤਨ ਤੇ ਜੜ੍ਹ ਜੀਵ ਤੇਰਾ ਹੀ ਰੂਪ ਹਨ। 


'ਮੇਰੀ (ਇਸ਼ਟ) ਪਿਆਰੀ ਤੇ ਸੇਸ਼ਟ ਚੰਡਿਕਾ ਮੈਂ ਹੁਣ 
ਨਮਸਕਾਰ ਕਰਦਾ ਹਾਂ ਤੂੰ ਮੇਰੀ ਨਿਗਾਹ ਦੇ ਸਾਹਮਣੇ 
(ਪਰਤਿਸ਼ਟ ਭਵ) ਇਸਥਿਤ ਹੋ। “ਸਰਸੁਤੀ ਦੇ ਮੰਗਲ ਬਾਰੇ 
ਦੇਖੋ ਪੰ. ੨੬੩ ਤੋਂ ੨੭੦ ਤੱਕ 'ਕਵਿ-ਸੰਕੇਤ-ਮੁਯਾਦਾ' ਦਾ 
ਦੂਜਾ ਮੰਗਲ। 


'ਹਾਥੀ ਵਾਸਤੇ ਵਕੀਲ ਭੇਜੇਗਾ, ਉਹ (ਬਖੀਲ) ਚੁਗ਼ਲ ਖੋਰ 
ਬਣ ਕੇ ਬਿਨਾ ਢਿਲ ਤੋਂ। 


'ਜਿਵੇਂ ਭੀਮ ਚੰਦ ਬਹੁਤਾ ਭਿਆਨਕ (ਗਨੀਮ) ਦੁਸ਼ਮਣ 
(ਭਵੈ) ਹੋ ਜਾਵੇਗਾ ਮੈਂ ਉਹ (ਜੀਲ) ਤਾਰ ਛੇੜਦਾ ਹਾਂ ਭਾਵ 
ਪੁਸੰਗ ਅਰੰਭ ਕਰਦਾ ਹਾਂ। 





1364 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ੍ਰੈਯਾ: 

ਬੀਰ ਸਧੀਰ ਗੰਭੀਰਨ ਕੀ, 

ਬਡ ਭੀਰ ਰਹੇ ਗੁਰੁ ਤੀਰ ਸਦਾ ਹੀ। 
ਤੋਮਰ' ਤੀਰ ਤੁਫੰਗ?, ਉਮੰਗਨ 
ਸੰਗ ਚਲਾਇ ਕਿ ਲਿੱਛ ਬਿਧਾਹੀ'। 
ਚੰਚਲ ਚਾਰੁ ਚਲਾਕ ਬਲੀ ਬਰ, 
ਬਾਜ ਧਵਾਇ ਕਲਾ ਕਰਵਾਹੀਂ'। 
ਭਾਂਤਿ ਅਨੇਕ ਕੁਵਾਯਦ ਆਯੁਧ 
ਕੈ', ਕਲਗੀਧਰ ਕੋ ਦਰਸਾਹੀਂ ॥੨॥ 
ਉਮੰਗ ਬਢਾਇ ਸ਼ਿਕਾਰ ਚਢੈ ਹੈਂ। 
ਬੇਹਰ' ਖੋਹਨ” ਧਾਰ ਪਹਾਰਨ 


੨੨੪ 


ਮੈਂ, ਬਹੁ ਢਾਰਨ' ਰੌਰ ਮਚੈ ਹੈਂ। 
ਮਾਰ ਮ੍ਰਿਗਾਨ ਕਿਤਾਨ ਬਿਧਾਨ, 
ਪੰਚਾਨਨ ਲੌ ਬਡ ਕਾਨਨ ਮੈਂ ਹੈਂ'। 


ਜੋ ਗੁਰੁ ਬਾਨਨ ਸੋਂ ਮਰ ਜਾਨ, 

ਸੁ ਜਾਨਨ ਪੈ ਅਸਮਾਨਨ ਜੈਹੈਂ! ॥੪॥ 
ਚੋਬ ਪਰੈ ਦੁਹਿਰੀ ਜਬਿ ਦੁੰਦਭਿ, 

ਦੀਹ ਸੁ ਲੀਹ ਸੀ ਪਾਰਤ ਜਾਈ'। 

ਜੋ ਸੁਨਿ ਕੈ ਚਕ-ਚੌਂਪ ਉਨੈਂ, 

ਸੱਤ ਧਾਰਨ ਕੇ ਪਤਿ ਕੀ ਮਤਿ ਜਾਈ'। 


ਧੂਰਤ ਭੂਰ ਪਤੀ ਕਹਲੂਰ, 
ਕਰੇ ਕਹਿਲੂਰ ਬਿਸੂਰ ਮਹਾਂਈ'। 


ਕੇਹਰ ਹੇਰਿ ਕਰੀ ਝੁਰ ਹੈ ਜਿਮ', 
ਤੈਸ ਗਿਰੇਸਨ ਪੇਸ਼ ਨ ਜਾਈ ॥੫॥ 


'ਬਰਛੇ। “ਬੰਦੂਕ। 
'ਨਿਸ਼ਾਨੇ ਵਿੰਨ੍ਹਦੇ ਹਨ। 


ਚੰਗੇ ਘੋੜੇ ਭਜਾ ਕੇ ਖੇਡਾਂ ਕਰਵਾਉਂਦੇ ਹਨ। 
'ਸ਼ਸਤ੍ਹਾਂ ਦੀ ਕਵਾਇਦ ਕਰਕੇ। 
'ਜੰਗਲੀ ਬੇਲਾਂ ਨਾਲ ਢਕਿਆ ਬ੍ਰਿਛਾਂ ਦਾ ਝੁੰਡ। 'ਗੁਫਾ, 


ਕੰਦਰਾ। 
'ਬਹੁਤੇ ਢੰਗਾਂ ਨਾਲ। 


ਤੱਕ ਜੋ ਵੱਡੇ ਜੰਗਲਾਂ ਵਿੱਚ ਹਨ। 
'ਉਹ ਸਵਾਰੀਆਂ (ਚੜ੍ਹ ਕੇ) ਤੇ ਅਕਾਸ਼ਾਂ ਨੂੰ ਜਾਂਦੇ ਹਨ। 
।ਉਹ ਭਿਆਨਕ ਲੀਕ ਜਿਹੀ ਪਾਉਂਦੀ ਜਾਂਦੀ ਹੈ। 


'ਜਿਸ ਨੂੰ ਸੁਣ ਕੇ ਤੁੱਬਕ ਉਠਦੇ ਹਨ, ਸੱਤ ਧਾਰਾਂ ਦੇਰਾਜਿਆਂ 
ਦੀ ਮੱਤ ਚਲੀ ਜਾਂਦੀ ਹੈ। 


'ਬਹੁਤਾ ਛਲੀਆ ਕਹਲੂਰ ਦਾ ਰਾਜਾ (ਭੀਮ ਚੰਦ) ਬਹੁਤਾ 
ਝੁਰਦਾ ਤੇ (ਕਹਿਲੂਰ) ਘਬਰਾਹਟ ਕਰਦਾ ਹੈ। (ਕਾਹਲ- 
ਘਬਰਾਹਟ, ਕਾਹਲ ਤੋ ਕਹਿਲੂਰ। ) 

'ਜਿਵੇਂ ਸ਼ੇਰ ਨੂੰ ਵੇਖ ਕੇ ਹਾਥੀ ਝੂਰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1365 


ਬੁਲੌਦ ਡਰੈਂ! ਧਰਿ ਹੈਂ ਬਹੁ ਸ਼ੰਕਾ। 

ਮਾਤ ਢਿਗੈ ਬਿਬਿਧਾ' ਰਚਿ ਬਾਤ, 

ਸੁਨਾਤ ਡਰਾਤ ਦਿਖਾਤਿ ਭਿਅੰਕਾ'। 

ਸੀ ਹਰਿਗੋਬਿੰਦ ਜਯੋਂ ਭਵ ਹੈ' ਕਹਿਂ, 

ਪੁੰਜ' ਮਰੈਂ ਭਟ ਜੂਝ ਨਿਸੰਕਾ। 

ਬੈਰ ਗਿਰੇਸ ਬਿਸੇਸ ਕਰੈ, 

ਲਖਿ ਦੇਸ ਨਿਜੰ, ਸੁਨਿ ਕੈ ਧੁਨਿ ਡੰਕਾ' ॥੬॥ 

ਆਹਵ ਘੋਰ! ਸਜੋਰ ਪਰੈ, 

ਜਬਿ ਦੇਸ ਬਿਸੇਸ ਭਵੈ ਹਮ ਬੈਰੀ। 

ਹਾਕਮ ਜੇ ਤੁਰਕੇਸ਼ ਬਲੀ ਬਡ, 

ਆਵਿਹਿੰਗੇ ਚਢਿ ਸੋ ਬਿਨ ਦੈਰੀ'। 'ਦੇਰ ਤੋਂ ਬਿਨਾ। 

ਹੋਇ ਉਪੱਦੂਵ ਤੀਰ ਸੱਤਤ੍ਹਵ' 'ਸਤਿਲੁਜ ਦੇ ਕੰਢੇ। 

ਮੱਦਦ ਅੱਦੁ ਪਤੀਨ ਬਧੈਰੀ'। ਪਹਾੜੀ ਰਾਜਿਆਂ ਦੀ ਮਦਦ ਬਹੁਤ ਹੈ। 

ਫੇਰ ਥਵੈ ਬਸਬੋ ਕਸਬੋ ਪੁਰਿ 

ਆਨੰਦ, ਸਾਨੰਦ ਨਾਹਿ ਕਦੈਰੀ' ॥ ੭॥ 'ਫੇਰ ਸਰੀ ਅਨੰਦਪੁਰ ਦੇ ਕਸਬੇ ਵਿੱਚ ਅਨੰਦ ਨਾਲ ਵਸਣਾ 
ਕਦੇ ਵੀ ਨਹੀਂ ਹੋਵੇਗਾ। 

ਜਬਿ ਰੌਰ ਮਚੈ ਇਸ ਤੌਰਹਿ ਗੌਰ', 'ਬਹੁਤਾ। 

ਤੁ ਸੰਗਤ ਆਵਨ ਤੈ ਹਟ ਹੈ। 

ਖਰਚੈਂ ਸਬ ਕੋਸ਼' ਗੁਰੂ ਘਰ ਕੋ, 'ਖ਼ਜ਼ਾਨਾ। 

ਅਰੁ ਆਮਦਨੀ ਬਹੁਰੋ ਘਟ ਹੈ। 

ਇਕ ਲੰਗਰ ਕਾ ਖਰਚਾ ਬਢ ਹੈ, 

ਨਿਬਹੈ ਕਿਮ ਜੈਸ ਗੁਰੁ ਠਟ ਹੈ'। ਗੁਰਾਂ ਨੇ ਧਾਰੀ ਹੈ। 

ਕਰਿ ਹੈਂ ਭਟ ਭੁਖੇ ਕਹਾਂ ਲਰ ਹੈੱ', ਭੁੱਖੇ ਸੂਰਮੇ ਕੀ ਕਰਨਗੇ ਤੇ ਕਿਵੇਂ ਲੜਨਗੇ। 

ਪਰ ਹੈ ਮਗ ਭੂਰ' ਕਿਛੂ ਕਟ ਹੈਂ ॥ ੮ ॥ 'ਬਹੁਤੇਰਾਹ ਪੈ ਜਾਣਗੇ। 

ਖਰਚਾ ਜਬਿ ਸੈਨ ਚਹੈ ਗੁਰੁ ਤੈ, 

ਪਰਚਾ ਤੁਮ ਸੋਂ ਤਬਿ ਆ ਪਰ ਹੈ'। 'ਤਦੋਂ ਤੁਹਾਡੇ ਨਾਲ (ਪਰਚਾ) ਹਿਸਾਬ ਕਿਤਾਬ ਆ ਪਵੇਗਾ। 

ਜ਼ਰ ਜ਼ੇਵਰ ਤੇਵਰ' ਜੋ ਘਰ ਮੈਂ, 'ਸੋਨੇ ਦੇ ਗਹਿਣੇ ਤੇ ਕਪੜੇ। 

ਗੁਰੁ ਦੈਂਹ ਤਿਨੈ ਤੁਮ ਤੇ ਹਰ ਹੈ'। 'ਤੁਹਾਥੋਂ ਖੋਹ ਕੇ। 

ਜਬਿ ਤਾਂ ਪਰ ਭੀ ਨਹਿ ਪੂਰੀ ਪਰੈ, 

ਸਿਖ ਛੋਰ ਗੁਰੈਂ ਘਰ ਹੈਂ ਬਰ ਹੈਂ”। 'ਘਰਾਂ 'ਚ ਜਾ ਵੜਨਗੇ। 





1366 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਮ ਹੋਇ ਖਰਾਬੀ ਸ਼ਿਤਾਬੀ ਬਡੀ, ਫਿਰ 

ਪੇਸ਼ ਨ ਲੇਸ ਕਿਛੂ ਚਰ ਹੈ' ॥ ੯॥ 

ਜੇ ਸਮਝੈ ਤੁਮਰੋ ਸਮਝਾਯਾ। 

ਮੇਲ ਵਿਖੇ ਸੁਖ ਹੈ ਸਬਿ ਹੀ, 

ਕਿਨਹੂੰ ਕਬ ਹੀ ਲਰਿ ਸੂਖ ਨ ਪਾਯਾ। 

ਯਾ ਬਿਧਿ ਕਾਯਰ ਕੂਰਨ ਭੂਰਨ', 

ਮਾਤਹਿ ਬਾਤਹਿਂ ਲਾਇ ਡਰਾਯਾ। 

ਜਾਨਤ ਨਾਂ ਗੁਰੁ ਕੀ ਮਹਿਮਾਂ ਜਢ', 

ਜਾਂ ਹਿਤ ਆਪ ਅਕਾਲ ਪਠਾਯਾ ॥ ੧੦॥ 

ਦਿਨ ਏਕ ਕਹਯੋ ਜਨਨੀ ਗੁਰੁ ਕੋ, 

ਤੁਮ ਲਾਇਕ ਬੀਰ ਸਪੂਤ ਬਲੀ। 

ਸਮ ਦੂਜ ਸਸੀ ਜਗ ਪੂਜ ਸਹੀ, 

ਦਿਹੁੰ ਸੂਝ ਵਹੀ ਜਿਮ ਥੀਵ ਭਲੀ'। 'ਦੂਜ ਦੇ ਚੰਦ ਵਾਂਗ ਤੁਸੀਂ ਠੀਕ ਜਗਤ ਪੂਜ ਹੋ ਮੈਂ ਤੁਹਾਨੂੰ 
ਸੀ ਉਹੀ ਸਿੱਖਿਆ ਦੇਂਦੀ ਹਾਂ ਜਿਵੇਂ ਭਲੀ ਹੋਵੇ। 

ਗੁਰੁ ਨਾਨਕ ਪੀਰ ਫਕੀਰ ਭਏ, 


ਤੁਮ ਭੀ ਵਹਿ ਰੂਪ ਅਨੂਪ ਵਲੀ'। 'ਸ਼ਕਤੀਵਾਨ ਹੋ। 
ਸਮ ਮਿੱਤਰ ਸੱਤਰ ਕੋ ਪਿਖਬੋ, 

ਇਹੁ ਰੀਤਿ ਗੁਰੂ ਘਰ ਆਤ ਚਲੀ ॥ ੧੧॥ 

ਨਹਿ ਜੈਸ ਬਿਰੋਧ ਬਢੈ ਕਿਸ ਸੋਂ, 

ਵਹਿ ਕਾਮ ਤੁਮੈਂ ਚਹੀਏ ਕਰਨੋ। 

ਸੁਖ ਹੈ ਸਬ ਹੀ ਇਤਫਾਕ ਵਿਖੇ, 

ਦੁਖ ਪੁੰਜ ਨਫਾਕ ਵਿਖੇ ਬਰਨੌ'। 'ਫੁੱਟ ਵਿੱਚ ਬਹੁਤੇ ਦੁੱਖ ਕਹੇ ਹਨ। 
ਇਸ ਕਾਰਨ ਤੈ ਸਦ ਹੀ ਸਬਿ ਸੋਂ, 

ਦਿਢ ਮੇਲ ਭਲੇ ਚਹੀਏ ਧਰਨੌ'। 'ਰੁਖਣਾ ਚਾਹੀਦਾ ਹੈ। 
ਕਹਲੂਰ ਪਤੀ ਬਲਵਾਨ ਅਤੀ, 

ਮਮ ਮਾਨ ਮਤੀ' ਤਜ ਦੈ ਲਰਨੋ ॥ ੧੨॥ ਮੇਰੀ ਸਲਾਹ ਮੰਨ ਕੇ। 
ਨ੍ਿਪ ਔਰ ਦੁਬਿੰਸਤ ਧਾਰਨ ਕੇ', 'ਬਾਈ ਧਾਰਾਂ ਦੇ। 
ਸਥਿ ਮੱਦਤਗਾਰ ਤਿਸੈ ਬਨ ਹੈਂ। 

ਤਿਨ ਕੈ ਢਿਗ ਸੈਨ ਬਲੀ ਭਟ ਹੈਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1367 


ਬਡ ਆਯੁਧ ਦੇਸ ਘਨੋ ਧਨ ਹੈ। 

ਪਠ ਹੈ ਦਲ ਸਾਵਨ ਜਜਯੋਂ ਘਨ ਹੈੱ”। 
ਕਿਮ ਬੈਰ ਨਿਭੈ ਤਿਨ ਸੋਂ ਤੁਮਰੋਂ, 

ਜਿਮ ਸਿੰਧੁ ਨਰੋਕ ਸਕੈ ਕਨ ਹੈ' ॥੧੨॥ 
ਸੁਖ ਨਾਂਹਿ ਲਹਯੋ ਕਬਹੀ ਕਿਨਹੂੰ, 
ਨਿਜ ਤੈ ਬਲਵਾਨਨ ਸੰਗ ਅਰੈ ਕੈ'। 
ਪੁਰਿ ਦੇਸ ਪਰੈ ਤਜਨੋਂ ਤੁਮ ਕੋ, 

ਨਿਜ ਸਿੱਖਨ ਕੋ ਰਣ ਮੈਂ ਮਰਵੈ ਕੈ। 
ਜਿਮ ਛੋਰਿ ਸੁਧਾਸਰ ਤੋਰ ਪਿਤਾਮਹਿ, 
ਬਾਸ ਲਯੋ ਪੁਰਿ ਕੀਰਤਿ ਐ ਕੈ। 

ਇਹੁ ਭੂਪ ਪਰੋਸਿ ਧਨੀ ਧਰ ਕੋ', 
ਕਿਮ ਬੈਰ ਫਬੈ ਤਿਹ ਰਾਜਿ ਬਸੈ ਕੈ ॥੧੪॥ 
ਤਿਯਾ, ਸੁਤ, ਬੈਦ, ਪਰੋਸ ਜੁਰੈਹੈ'। 
ਕੋਵਿਦ', ਜੱਗ ਕਰਾਵਨਹਾਰ, 
ਦਿਜੇਸ਼ੂਰ' , ਭੋਜਨ ਜੋਇ ਛਕੈ ਹੈ। 

ਭੂਤ ਵਿਡਾਰ', ਗੁਰੂ, ਤਪਸੀ, 
ਦਰਵਾਨ, ਪਛਾਨ ਪੁਰਾ ਜੁਰਖੈ ਹੈ'। 
ਹਾਕਮ, ਭਿੱਛਕ' ਸੰਤ, ਇਕੀਸਨ 
ਸੰਗ, ਬੁਧੀ ਜਨ ਬੈਰ ਨ ਕੈਹੈਂ!' ॥੧੫॥ 
ਬਾਮਣ, ਬਾਯਸ', ਬਾਲਕ, ਬੰਦਰ, 
ਬਯਾਲ', ਬਕਾਲ” ਬਚਾਲ? ਬਿਲਾਰੀ''। 


ਬਾਰ ਬਧੂ' ਬਿਧਵਾ, ਬੰਦੂਆ”, 

ਬਹਿਤੋ ਜਲ, ਬਾਘ', ਬਿੱਛੂ, ਬਿਭਚਾਰੀ। 
ਸੌਂਕਣ, ਸੂਮ, ਸੁਨਾਰ, ਸੁਕੈਂ' ਸਠ? 
ਸਾਂਢ', ਸਨਯਾਸੀ, ਸੁਰਾਪੀ? ਯਸਾਰੀ”। 
ਭੈਂਗਹਿ' ਭੁੰਝਕਨੇ? ਕਵਰੇ“, 


'ਸਾਉਣ ਦੇ ਬੱਦਲਾਂ ਵਾਂਗ ਦਲ ਭੇਜੇਗਾ। 
'ਜਿਵੇਂ ਕਿਣਕਾ ਸਮੁੰਦਰ ਨੂੰ ਨਹੀਂਰੋਕ ਸਕਦਾ। 


'ਅੜ ਕੇ। 


ਇਹ ਗਵਾਂਢੀਰਾਜਾ, ਧਰਤੀ ਦਾ ਮਾਲਕ ਹੈ। 


'ਜਿਹੜਾ ਗਵਾਂਢ ਵਿੱਚਰਹਿੰਦਾ ਹੋਵੇ। 

'ਵਿਦਵਾਨ। 

'ਮੁਖੀ ਬ੍ਰਹਮਣ। 

'ਭੂਤ ਕੱਢਣ ਵਾਲਾ। 

ਜੋ ਪੁਰਾਣੀ ਪਛਾਣਰਖਦਾ ਹੋਵੇ। 

'ਮੰਗਤਾ। 

'ਵੈਰ ਨਹੀਂ ਕਰਦੇ। 

'ਕਾਂ। 

'ਸੱਪ। ਬਾਣੀਆਂ। 'ਬੁਹਤਾ ਤੇ ਬ੍ਰਿਥਾ ਬੋਲਣ ਵਾਲਾ, 
ਬਕਵਾਦੀ। ''ਬਿੱਲਾ। 

'ਵੇਸਵਾ। “ਕੈਦੀ। 

'ਸ਼ੇਰ। 

'ਤੋਤੇ ਦਾ। “ਮੂਰਖ। 

'ਸਾਨ੍ਹ। -ਸ਼ਰਾਬੀ। “ਜਸ ਦਾ ਵੈਰੀ, ਨਿੰਦਕ। 

'ਟੇਢਾ ਝਾਕਣ ਵਾਲਾ। “ਧਰਤੀ ਵੱਲ ਝਾਕਣ ਵਾਲਾ। 
'ਜੁਆਰੀਆ। (ਕੈਰਵ- ਜੁਆਰੀਆ। ਕੈਰਵ ਤੋਂ ਕਵਰੇ। ) 





1368 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਨ ਕੋ ਨ ਵਿਸਾਹੁ ਕਿਜੈ ਕਦਹਾਰੀ' ॥੧੬॥ __ 'ਕਦੇ ਵੀ। 

ਔਰਨ ਸੋਂ ਭਲ ਮੇਲ ਰਖੋ, 

ਬਿਨ ਮੇਲ ਨ ਖੇਲ ਬਿਹਾਰ ਚਲੈ ਹੈ। 

ਇਹੁ ਰੀਤਿ ਸਨਾਤਨ ਹੈ ਜਗ ਕੀ, 

ਜਿਸ ਕੈ ਵਥੁ ਹੋਇ ਦੁਤੀ ਮੰਗ ਲੈ ਹੈ। 

ਕਾਰਜ ਸਾਰ ਦਿਖਾਰ ਬਡੱਪਨ, 

ਸੋ ਫਿਰ ਮਾਲਕ ਪਾਸ ਪਠੈ ਹੈ। 

ਜਾਂਹਿ ਬਡਾਈ ਦਈ ਹਰਿ ਹੈ, 

ਤਿਹ ਕੇ ਘਰ ਮਾਂਗਨ ਦੂਸਰ ਐਹੈ ॥ ੧੭॥ 

ਬਾਤ ਕਹਾਂ ਤੁਛ ਹੈ ਗਜ ਕੀ, 

ਨ੍ਰਿਪ ਕੋ ਨਹਿ ਮਾਂਗਯੋ ਜੋ ਤੁਮ ਦੈਹੈਂ। 

ਦੁੰਦਭਿ ਗਾਜ ਰਹਯੋ, ਜਸ ਕੋ 

ਤੁਮਰੋ ਜਗ ਮੈਂ, ਸਿੰਧ ਲੌ ਸਬਿ ਧੈਹੈਂ'। 'ਸਮੁੰਦਰ ਤਕ ਸਭ ਪਾਸੀਂ। 
ਚਾਮ ਮਢਿ' ਘੁਰ ਹੈਂ” ਘਰ ਹੀ ਘਰ, 'ਚੰਮ ਮੜ੍ਹੇ ਭਾਵ ਧੌਂਸੇ। “ਵਜਦੇ ਹਨ। 
ਯਾਂਹਿ ਬਜਾਇ ਕਹਾਂ ਬਡ ਥੈਹੈਂ। 

ਔਰ ਬਿਰੋਧ ਬਢੈ ਜਿਸ ਤੈ, 

ਵਹਿ ਕਾਮ ਨਹੀ ਬੁਧਿਮਾਨ ਕਰੈ ਹੈਂ ॥੧੮॥ 

ਲਾਭ ਨ ਹੂ ਜਿਸ ਉਦਮ ਤੈ, 

ਕਿਛੁ ਸੋ ਨ ਕਰੋ ਨੁਕਸਾਨ ਜੁ ਦੈਹੈ। 

ਨਾਹਕ' ਕਾਂਹਿ ਕਿ ਸੰਗ ਬਿਗਾਰਨ, 

ਚਾਹਿਕ' ਨਾਂਹਿ ਤੁਮੈਂ ਬਨ ਐਹੈ। 

ਕਾਜ ਤੁਮੈਂ ਇਹੁ ਨ ਜਗਿਰਾਜ, 

ਸਮਾਜ ਦਰਾਜ' ਜੁ ਅੰਤ ਨਸੈ ਹੈ। 

ਬ੍ਰਹਮੰਡ ਵਿਖੇ ਸ਼ੂਤਿ' ਸੰਤ ਕਥੈ ਹੈਂ ॥੧੯॥ 

ਕਬਿੱਤ: 

ਐਸੀ ਐਸੀ ਭਾਂਤਿ ਬਾਤ ਮਾਤ ਤੈ ਬਖਯਾਤ ਸੁਨਿ, 

ਬੋਲੇ ਦੁਖ ਹਾਤ' ਸੁਖ ਦਾਤ ਕਲਯਾਨ ਹੈ। 'ਦੁੱਖ ਨਾਸ ਕਰਨ ਵਾਲੇ। 
ਤਪ ਕਰਤੈ ਕੋ ਮੋਹਿ ਕਰਤੇ ਪਠਾਯੋ, 

ਹੇਤ ਧਰ ਭਾਰ ਹਰਬੇ ਕੋ ਦਰਬੇ ਦੁਜਾਨ ਹੈਂ!। 'ਧਰਤੀ ਦਾ ਭਾਰ ਮੇਟਣ ਤੇ ਖੋਟੇ ਪੁਰਸ਼ਾਂ ਨੂੰ ਦਲਣ ਲਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਪਟੀ ਕੁਟਿਲ ਭੀਮ ਸਸਿ ਸੇ ਹੰਕਾਰੀਓਂ ਕੇ, 
ਗਰਬ ਸਰਬ ਅਬਿ ਕਰਬ ਮੈਂ ਹਾਨ ਹੈਂ!। 

ਚਾਹਿਤ ਦਬਾਯੋ ਮੋਹਿ ਗਿਰਪਤਿ ਮੂਢ ਮਤਿ, 
ਸਿੰਘ ਕੋ ਸਜਾਰ ਪਟ ਬੀਜਨੋ ਜਯੋਂ ਭਾਨ ਹੈਂ' 
॥੨੦॥ 


ਲਰਬੇ ਨ ਜੈਹੂੰ ਕੈਹੂੰ ਦ੍ਰਾਰ ਮੈਂਹੂੰ 


ਦਿਢ, 
ਦੇਸ ਗਾਂਉ ਨਾ ਦਬੈਹੂੰ ਚੈਹੂੰ ਕਾਂਹੂੰ ਰਾਜ ਨਾ। 
ਲਰ ਹੈ ਜੁ ਆਇ ਚਰ੍ਹ' ਪਰ ਹੈ ਹਮਾਰੇ ਗਰ, 
ਫਰ ਹੈਂ ਨ ਫੇਰ ਖੱਗ ਹਮ ਕਿਮ ਗਾਜ ਨਾ'। 
ਧਾਰ ਤਰਵਾਰ ਗੰਗ ਧਾਰ ਤੇ ਉਦਾਰ ਅਤਿ, 
ਕਰਤ ਸੰਸਾਰ ਸਿੰਧ ਪਾਰ ਐਹੈਂ ਬਾਜ ਨਾ'। 
ਕਾਤਰ' ਮਸੰਦ ਮੰਦ ਬ੍ੰਦ ਪੂਜਾ ਖਾ ਬੁਲੰਦ, 
ਬੀਰ ਧੀਰਤਾ ਬਿਹੀਨ ਭਏ ਇਨ ਲਾਜ ਨਾ! 
॥੨੧॥ 
ਭੋਲੀ ਮਾਤ ਆਪ ਘਾਤ' ਜਾਨੋ ਕਿਆ ਮਸੰਦਨ 
ਕੇ, 
ਕੂਰ ਹੀ ਡਰਾਤ ਮੂਰ ਬਾਤ ਛਲ ਛੰਦ ਕੈ'। 
ਸਹਿਜ ਸੁਭਾਵ ਭੀਰੂ' ਹੋਤ ਤੀਆ ਕੋ ਸਰੀਰੂ, 
ਰਾਜਨੀਤਿ ਤਦਬੀਰੂ' ਜਾਨੈ ਨਾ ਬੁਲੰਦ ਕੈ। 
ਭਾਵੀ ਥੀ ਜੋ ਹੋਨਹਾਰ ਰਾਖੀ ਰਚਿ ਕਰਤਾਰ, 
ਜਾਨ ਤਬੈ ਗੁਰੂ ਸਾਰਿ', ਚਾਹਿੰ ਜਾਹਿ ਕੰਦ ਕੈ?। 


ਐਪਰ ਮੁਯਾਦ ਆਦਿ ਨੇਤ ਸੇਤ ਪਾਲੈਂ ਗੁਰੁ, 
ਜਦੁਪਤਿ ਰਾਮ ਸਮ ਦੁੱਜਨ ਨਿਕੰਦ ਕੈ' ॥੨੨॥ 


ਨੌਦ ਚੰਦ ਬੰਦਿ ਕਰ ਢਿਗ ਤੈ ਅਮੰਦ ਤਰ', 
ਕਹਜੋ ਕਹਾਂ ਕਚੇ ਕੋਹੀ ਛੰਦ ਬੰਦ ਕਰ ਹੈ”। 
ਅਬ ਗਜ ਮਾਂਗ ਲੈਹੈਂ ਔਰ ਵਥੁ ਫੇਰ ਚੈਹੈਂ, 
ਆਖਰ ਕਹਾਂ ਲੌ ਦੈਹੈਂ ਅੰਤ ਫੇਰ ਲਰ ਹੈ। 


1369 


ਮੈਂ ਹੁਣ ਨਾਸ ਕਰਾਂਗਾ। 


'ਜਿਵੇਂ ਸ਼ੇਰ ਨੂੰ ਗਿਦੜ ਤੇ ਸੂਰਜ ਨੂੰ ਟਟਿਆਣਾ ਦਬਾਉਣਾ 
ਚਾਹੇ। 


'ਚੜ੍ਹ ਕੇ। 
'ਫੇਰ ਅਸੀਂ (ਖਗ) ਤਲਵਾਰ ਫੜ ਕੇ ਕਿਉਂ ਨ ਗਜੀਏ। 


'ਅਸੀਂ ਫੇਰ ਬਾਜ਼ ਨਹੀਂ ਆਵਾਂਗੇ ਭਾਵ ਰੁਕਾਂਗੇ ਨਹੀਂ। 
'ਕਾਇਰ। 
'ਸ਼ਰਮ ਨਹੀਂ। 


'ਦਾਅ। 


'ਮੂਰਖ ਛਲ ਵਲ ਦੀਆਂ ਗੱਲਾਂ ਕਰ ਕੇ। 
'ਡਰਾਕੁਲ। 
'ਜੁਗਤੀ, ਢੰਗ। 


ਸਾਰੀ ਹੋਣਹਾਰ। “ਜਿਸ ਨੂੰ (ਕੰਦ) ਮਿਸ਼ਰੀ ਵਾਂਗ ਮਿੱਠੀ ਕਰ 
ਕੇ ਮੰਨਣਾ ਚਾਹੁੰਦੇ ਸਨ। 


'ਪਰ ਸਤਿਗੁਰ ਮੁਢਲੀ (ਸੇਤ) ਉੱਜਲੀ ਮੁਯਾਦਾ ਅਨੁਸਾਰ 
(ਨੇਤ) ਹੋਣਹਾਰ ਨੂੰ ਪਾਲਦੇ ਹਨ ਭਾਵ ਭਾਣਾ ਮਿੱਠਾ ਕਰ ਕੇ 
ਮੰਨਦੇ ਹਨ (ਜਦ ਪ੍ਰਤਿ) ਕ੍ਰਿਸ਼ਨ ਤੇਰਾਮ ਚੰਦਰ ਵਾਂਗ ਦੁਸ਼ਟਾਂ 
ਨੂੰ ਮਾਰ ਕੇ। 

'ਬਹੁਤ ਉਤਮ (ਬਚਨ)। 

'ਕਚੇ (ਕੋਹੀ) ਪਹਾੜੀਏ ਕੀ ਛਲ ਵਲ ਕਰਦੇ ਹਨ। 





1370 


ਤਾਂਤੇ ਅਬਿ ਹੀ ਜਵਾਬ ਤਿਨੈ ਦੈਨ ਹੈ ਸਵਾਬ', 
ਲਰੈਂ ਆਇ ਜਜੋਂ ਸ਼ਿਤਾਬ' ਹਾਰ ਜਾਂਹਿ ਘਰ ਹੈ। 
ਰੰਚਕ ਸੇ ਕੰਚਨ ਕੋ ਮਾਨ ਕਹਾਂ ਮੇਰੁ ਆਗੇ, 
ਬੰਚਕ ਸੁ ਭੂਪ ਸਯਾਰ ਸ਼ੇਰ ਸੇ ਕਿ ਅਰ ਹੈਂ” 
॥੨੩॥ 

ਮਾਤ ਸੁਨਿ ਗਹਜੋ ਮੌਨ ਹੋਇ ਖ਼ੁਸ਼ ਦਯਾ ਭੌਨ, 
ਜਿਨੈਂ ਕਿਛੁ ਗੌਂ ਨ ਭੋ ਨ ਕੌਨ ਅਰਿ ਕਾਂਹਿ ਕੋ'। 


ਖਿਲਤ ਖਿਤਾਬ ਨੰਦ ਚੰਦ ਕੋ ਅਤਾ ਬਖਾਨ 
ਕੀਓ ਹੈ ਦਿਵਾਨ ਪੈ ਸ਼ਿਤਾਬ ਨਿਜ ਤਾਂਹਿ ਕੋ'। 


ਕਾਰ ਸਭਿ ਸੈਨ ਹੂੰ ਕੋ ਔਰ ਲੈਨ ਦੈਨ ਹੂੰ ਕੋ, 
ਨਿਕਟ ਰਹੈਨ ਹੂੰ ਕੋ ਦੀਓ ਗੁਰੁ ਵਾਂਹਿ ਕੋ। 
ਆਯੁਧਨ ਕੋ' ਅੱਭਜਾਸ ਕਰਵਾਤ ਗੁਰੁ ਖਾਸ”, 
ਪੂਰਤ ਸਿੱਖਨਿ ਆਸ ਜਾਸ ਮਨ ਜਾਂਹਿ ਕੋ' 


॥੨੪॥ 

ਸ਼ਿਕਰੇ' ਸ੍ਰਾਨ ਬਾਜ ਸਾਜ ਜੁਰਰੇ ਸਮਾਜ” 
ਖੇਲਤ ਅਖੇਰ' ਦੇਸ ਰਾਜਨ ਕੈ ਜਾਇ ਕੈ। 
ਲੈਘਨ ਸਘਨ ਬਨ ਕੰਦ੍ਰਂ ਕੇ ਅੰਦਰੋ ਮੈਂ, 
ਸੈਲ ਕਰੈਂ ਸੈਲਨ ਗੁਸੈਲ ਛੈਲ ਪਾਇ ਕੈ'। 


ਝਿੰਗਾਰ” ਰੋਝ'' ਰੀਛ ਸ਼ੇਰ 


੨੩ ਗਾ ੨੩੩ ੨੦੩ 


ਪਾਰੈ, ਖੈਲ ਭੈਲ ਸੈਲ- 
॥੨੫॥ 
ਮਸਕਤ ਰਸਕ ਧਰਤ ਖੁਨਸਾਇ ਕੈ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਪੁੰਨ। 
'ਛੇਤੀ। 


'ਥੋੜੇ ਜਿਹੇ ਸੋਨੇ ਦਾ ਸੁਮੇਰ ਅੱਗੇ ਕੀ ਮਾਣ ਹੈ, ਠੱਗ, ਰਾਜੇ 
ਨਾਲ ਤੇ ਗਿੱਦੜ ਸ਼ੇਰ ਨਾਲ ਕਿਵੇਂ ਅੜ ਸਕਦਾ ਹੈ। 


'ਜਿਨ੍ਹਾਂ ਨੂੰ ਕੁਝ (ਗੋਂ) ਮਤਲਬ ਨਹੀਂ ਅਤੇ (ਭੌ) ਭੈ ਨਹੀਂ 
(ਅਤੇ ਨਾ ਹੀ ਇਹ ਸਮਝਦੇ ਹਨ) ਕਿ ਕੌਣ ਕਿਸ ਦਾ ਵੈਰੀ ਹੈ 
(ਭਾਵ ਨਿਰਵੈਰ ਹਨ)। 


ਸਿਰੋਪਾਉ ਤੇ ਦੀਵਾਨ ਦੀ (ਖਤਾਬ) ਪਦਵੀ ਦੀ, ਤਿਸ ਨੰਦ 
ਚੰਦ ਨੂੰ ਆਪਣੇ ਵੱਲੋਂ ਕਹਿ ਕੇ ਬਖ਼ਸ਼ਸ਼ ਕੀਤੀ। 


'ਸ਼ਸਤ੍ਰਾਂ ਦਾ। “ਆਪ। 
'ਜਿਸ ਦੇ ਮਨ 'ਚ ਜੈਸੀ ਆਸਾ ਹੈ। 


'ਬਾਜ਼ ਦੀ ਕਿਸਮ ਦੇ ਸ਼ਿਕਾਰੀ ਪੰਛੀ। 'ਕੁੱਤੇ। “ਸਾਜ਼ੋ-ਸਾਮਾਨ 
ਇਕੱਠਾ ਕਰਕੇ। 
'ਸ਼ਿਕਾਰ। 


ਸੰਘਣੇ ਜੰਗਲਾਂ ਨੂੰ ਲੰਘ ਕੇ ਪਹਾੜਾਂ ਤੇ ਕੰਦਰਾਂ ਵਿੱਚ ਗੁੱਸੇ 
ਵਾਲੇ (ਛੈਲ) ਸੂਰਮੇ ਦੌੜ ਕੇ ਸੈਰ ਕਰਦੇ ਹਨ। 

'ਸੂਰ। “ਸਹੇ। “ਬਾਰਾਂ ਸਿੰਗੇ (ਝੰਖਾਰ-ਬਾਰਾਂ ਸਿੰਗਾ)। 
''ਗਵਯ-ਨੀਲ ਗਾਇ। ਗਿੱਦੜ। 

'ਬਟੇਰੇ। “ਚੰਗੀਆਂ ਕਿਸਮਾਂ ਦੇ। 
ਪਾੜਾ-ਭੂਰੇਰੰਗ ਦਾ ਦੋ ਫੁੱਟ ਉੱਚਾ ਹਰਨ। “ਪਹਾੜੀ ਹਰਨ 
ਜੋ ਕੁੱਤੇ ਵਾਂਗ ਭੌਂਕਦਾ ਹੈ। 

'ਰਸਤਾ ਨਹੀਂ ਸੰਭਾਲਦੇ (ਐਲ) ਰੌਲਾ (ਪਾਰੈ) ਪਾਉਂਦੇ ਹਨ 
ਪਹਾੜੀ ਰਾਜਿਆਂ ਨੂੰ (ਖੈਲ ਭੈਲ) ਖਲਬਲੀ ਦਿਖਾ ਕੇ)। 


'ਧੈੱਂਸੇ ਦੀ ਅਵਾਜ਼ ਸੁਣ ਕੇ ਪਹਾੜੀ ਰਾਜੇ (ਧਮਕਤ) ਡਰ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ੋਰ ਨ ਥੋਰਨ ਕੈ ਬਟੋਰਨ ਟੋਰਨ ਮਿਰਗ, 
ਛੋਰਨ ਤੁਫੰਗ ਅੰਗ ਫੋਰਨ ਤਕਾਇ ਕੈ'। 


ਘੋਰਨਿ ਧਵਾਇ' ਸਮ ਮੋਰਨ ਨਚਾਇ, 

ਬਾਗ ਮੋਰਨ ਓਰਨ ਪੁਰਿ ਜ਼ੋਰਨ ਜਨਾਇ ਕੈ'। 
ਹੇਰਿ ਨਰ ਨਾਰੀ ਦ੍ਰਾਰੀ ਬਾਰੀ ਪੈ ਅਟਾਰੀ ਚਢਿ, 
ਜਾਤ ਬਲਿਹਾਰੀ ਸਾਰੀ ਰਹਿਤ ਲੁਭਾਇ ਕੈ 
॥੨੬॥ 

ਆਨ ਕੈ ਦਿਵਾਨ ਮੈਂ ਥਿਰਾਨ' ਗੁਰੁ ਆਸਨ ਪੈ, 
ਦਾਸਨਿ ਨਿਰਾਸਨ ਖਾਸਨ ਆਸ ਪੂਰ ਹੈਂ'। 


ਲਯਾਵਤ ਮਸੰਦ ਬ੍ਰਿੰਦ ਸਿੱਖਨ ਕੋ ਪ੍ਰੇਰ ਕਰਿ, 
ਦੇਸ ਔ ਬਿਦੇਸਨ ਤੇ ਗੁਰੂ ਕੈ ਹਜੂਰ ਹੈਂ। 


ਉਮਦੇ' ਹਥਯਾਰ ਘੋੜੇ ਬਿਬਿਧਾ ਬਸਨ ਜੋੜੇ”, 
ਦੇਤ ਸਿਖ ਹੈਂ ਨ ਥੋੜੇ ਸੰਗ ਧਨ ਭੂਰ' ਹੈਂ। 
ਬਾਂਛਿਤ ਸੁ ਫਲ ਚਾਰੁ ਪਾਇ ਗੁਰੂ ਕਾ ਦਿਦਾਰ, 
ਸੁਜਸ ਅਪਾਰ ਸੋ ਉਚਾਰਤ ਜਰੂਰ ਹੈਂ ॥੨੭॥ 
ਕੋਊ ਏਕ ਮਾਸ ਕੋਊ ਦੋਇ ਮਾਸ ਚਾਰ ਖਟ', 
ਗੁਰੂ ਪਾਸ ਬਾਸ ਕਰਿ ਫਿਰ ਘਰ ਜਾਨ ਕੋ। 
ਛੋਰਿ ਜਗਿ ਮਗ' ਪਗ ਸੇਵਤ ਗੁਰੂ ਕੇ ਸਿੱਖ, 
ਜੈਸੇ ਸੁਰ ਸੁਰਤਰੁ ਸੇਵੈਂ ਮਘਵਾਨ ਕੋ'। 


ਬਿਸਤਾਰੀ ਕੀਰਤੀ ਉਜਯਾਰੀ ਗੰਗ ਧਾਰੀ ਸਮ, 
ਬਿਸਤਾਰੀ ਭਵ ਬਿਸੁਤਾਰੀ ਬਿਸਆਨ ਕੋ'। 


ਰਾਂਕਾ-ਪਤਿ ਗੁਰੁ ਜਸ ਕੋਕ ਨ੍ਿਪ ਸੋਕ ਬਸ, 
ਮੰਦ ਜਨ ਅੰਧ ਤਮ ਕੰਜਰੰਜ ਠਾਨ ਕੋ' ॥੨੮॥ 


1371 


ਨਾਲ ਕੰਬਦੇ ਹਨ, ਖਿਝ ਕੇ (ਮਸਕਤ) ਕਸ਼ਟ ਧਾਰਦੇ ਤੇ 
(ਰਸਕ) ਰੀਸ ਕਰਦੇ ਹਨ। (ਰਸ਼ਕ-ਰੀਸ, ਦੂਜੇ ਜੇਹਾ ਹੋਣ 
ਦੀ ਇੱਛਾ। ) 


'ਥੋੜਾ ਜਿਹਾ ਵੀ ਸ਼ੋਰ ਨਹੀਂ ਕਰਦੇ (ਬਟੋਰਨ) ਇਕੱਠੇ ਹੋ ਕੇ 
ਹਰਨਾਂ ਨੂੰ ਟੋਲਦੇ ਹਨ, ਤਕਾ ਕੇ ਬੰਦੂਕਾਂ ਛੱਡਦੇ ਹਨ (ਤੇ ਉਨ੍ਹਾਂ 
ਦੇ) ਅੰਗਾਂ ਨੂੰ ਭੰਨ ਦਿੰਦੇ ਹਨ। 

'ਘੋੜਿਆਂ ਨੂੰ ਭਜਾਉਂਦੇ ਹਨ। 

'ਜ਼ੋਰ ਨੂੰ ਜਣਾ ਕੇ ਸ਼ਹਿਰ ਦੀ ਤਰਫ਼ ਵਾਗਾਂ ਮੋੜਦੇ ਹਨ। 


'ਬੈਠਦੇ ਹਨ। 
'ਨਿਰਾਸ ਦਾਸਾਂ ਦੀਆਂ (ਖਾਸਨ) ਆਪ ਆਸਾਂ ਪੂਰੀਆਂ 
ਕਰਦੇ ਹਨ। 


'ਚੰਗੇ, ਵਧੀਆ। “ਅਨੇਕ ਤਰ੍ਹਾਂ ਦੇ ਬਸਤ੍ਰਾਂ ਦੇ ਪੁਸ਼ਾਕੇ। 
'ਬਹੁਤਾ। 


'ਕੋਈ ਚਾਰ ਮਹੀਨੇ ਤੇ ਕੋਈ ਛੇ ਮਹੀਨੇ। 


'ਜਗਤ ਦਾ ਰਾਹ। 
'ਜਿਸ ਤਰ੍ਹਾਂ ਦੇਵਤੇ ਕਲਪ ਬ੍ਰਿੱਛ ਤੇ ਇੰਦੂ ਦੀ ਸੇਵਾ ਕਰਦੇ 
ਹਨ। 


'ਗੰਗਾ ਦੀ ਧਾਰਾ ਵਰਗੀ ਉੱਜਲ ਕੀਰਤੀ (ਬਿਸਤਾਰੀ) 
ਫੈਲਾਈ ਹੈ ਅਤੇ (ਬਿਸਤਾਰੀ) ਫੈਲੇ ਹੋਏ (ਭਵ) ਸਾਗਰ ਦੇ 
ਵਿਸ਼ਿਆਂ ਦੀ (ਬਿਸੁਤਾਰ) ਜ਼ਹਿਰ ਉਤਾਰ ਦਿੱਤੀ ਹੈ। 


ਗੁਰਾਂ ਦਾ ਜੱਸ ਪੁੰਨਿਆ ਦਾ ਚੰਦ ਹੈ। ਰਾਜਾ ਭੀਮ ਚੰਦ ਚਕਵੇ 
ਵਾਂਗ ਸੋਗ ਦੇ ਵਸ ਹੋ ਗਿਆ ਹੈ। ਮੰਦੇ ਤੇ (ਅੰਧ) ਅਗਿਆਨੀ 





1372 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਰਸ਼ ਅਨ੍ਹੇਰੇ ਤੇ ਕੰਵਲ ਵਾਂਗ ਗੁੱਸਾ ਕਰਦੇ ਹਨ। 


੫ 


ਦੋਹਰਾ : 
ਦੂਜ ਇੰਦ ਸਮ ਪੂਜ ਜਗ, 


ਪਿਖਿ ਸਿੱਖ ਕੰਜ ਜਲੇਸ' ॥੨੯॥ 'ਸਤਿਗੁਰੂ ਰੂਪ (ਜਲੇਸ) ਸਰੋਵਰ ਦਾ ਪ੍ਰਤਾਪ ਰੂਪ ਪਾਣੀ 
ਨਿਤ ਬਹੁਤਾ ਚੜ੍ਹਦਾ ਵੇਖ ਕੇ ਸਿੱਖਾਂ ਰੂਪ ਕੰਵਲ ਬਹੁਤੇ ਵਧਦੇ 


ਚੌਪਈ: 

ਸ਼ਸਤ੍ਰ ਸ਼ਾਸਤ੍ਰ ਬਿੱਦਜਾ ਦੋਈ। 
ਬਿਰਧਾਵਤ ਗੁਰੁ ਨਿਤ ਨਵ ਸੋਈ। 

ਕਠਨ ਕੁਵੰਡ' ਖੈਂਚ ਹੈਂ ਜੋਊ। 

ਔਰ ਨ ਐੱਚ' ਸਕੈ ਤਿਹ ਕੋਊ ॥ ੨੦॥ 
ਬੀਰਨ ਧੀਰਨ ਭੀਰ ਬਦੈ ਹੈਂ। 

ਤੀਰ ਨ ਗੁਰੁ ਸਮ ਕੋਇ ਚਲੈ ਹੈ। 

ਅਰਜਨ ਕਰਣ ਰਾਮ ਸੁਨ ਰਾਖੇ। 

ਕਹੈਂ ਸੁਭਟ ਸਬਿ ਗੁਰੁ ਅਬਿ ਲਾਖੇ' ॥੨੧॥ 'ਹੁਣ ਗੁਰੂ (ਉਨ੍ਹਾਂ ਵਰਗੇ) ਜਾਣੇ ਹਨ। 
ਅਤਿ ਬਲਵੰਡ ਦੰਡ-ਭੁਜ' ਗੁਰ ਕੇ। ਬਹੁਤ ਬਲ ਵਾਲੇ ਡੌਲੇ। 
ਪਿਖਿ ਸੁਨਿ ਧੀਰ ਛੁਟਤ ਅਰਿ ਉਰਿ ਕੇ। 
ਬਾਈ ਧਾਰ ਪਹਾਰਨ ਰਾਜੇ। 

ਕਰਤ ਬਾਤ ਇਸ ਭਾਂਤਿ ਦਰਾਜੇ' ॥ ੩੨ ॥ 
ਬੀਜ ਬਿਰੋਧ ਭੀਮ ਸਸਿ ਸੰਗੈਂ। 

ਪਰਜੋ, ਸ਼ਰੀਕ ਭਯੋ ਕਹਿਂ ਚੰਗੇਂ”। 

ਲਰੈਂ ਪਰੈ ਜਬਿ ਗਰੈਂ ਲਰਾਈ। 

ਭਵੈ ਦੀਨ' ਹਮ ਪੈ ਤਬਿ ਆਈ ॥ ੩੨ ॥ 
ਕਾਂਗੜੇਸ ਕ੍ਰਿਪਾਲ ਅਪਾਵਨ'। 

ਚਹਜੋ ਕਲੇਸ਼ ਬਿਸ਼ੇਸ਼ ਬਢਾਵਨ। 

ਭੀਮ ਚੰਦ ਪੈ ਸਚਵ' ਪਠਾਯੋ। 

ਤਿਹ ਭੂਮਾਇ ਸ਼ਰਮਾਇ' ਸਿਖਾਯੋ ॥ ੨੪ ॥ 
ਬਸਰਸ' ਰਾਜ ਤੁਮਾਰੇ ਮਾਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1373 


ਭਯੋ ਤੁਮੀ ਸੋਂ ਗੁਰੁ ਗੁਮਰਾਹੀ'। 

ਜਿਸ ਕੀ ਬਿੱਲੀ ਤਿਸੈ ਡਰੈ ਹੈ। 

ਨਿਜ ਕਰਤੂਤ ਇਹ ਕਲੀ' ਦਿਖੈ ਹੈ ॥੨੫॥ 
ਕਯਾ ਤੁਮ ਜੀਵਤ ਹੀ ਮਰ ਗਏ। 

ਦ੍ਰਾਰ ਤੁਮਾਰ ਧੋਂਸ ਬਜਵਏ। 

ਫੇਰ ਅਖੇਰ ਦੇਰ ਬਿਨੁ ਕਰਿ ਕੈ। 

ਲੈ ਜਾਵਤ ਭਾਵਤ ਮ੍ਰਿਗ ਹਰ ਕੈ' ॥ ੩੬॥ 
ਚਮੂੰ ਕਰਨ' ਬਹੁ ਲਰਨ ਸਿਖੈ ਹੈ। 

ਜੰਗੀ ਸਾਜ ਦਰਾਜ' ਬਢੈ ਹੈ। 

ਇਕ ਕਾਂਨਨ ਮੈਂ ਜੁਗ ਪੰਚਾਨਨ'। 

ਦੋਇ ਸਮਾਤ ਤੇਗ, ਇਕ ਮਿਆਨ ਨ ॥੨੩੭॥ 
ਹੈ ਇਹੁ ਉਸ ਹੀ ਗੁਰੁ ਕਾ ਨਾਤੀ'। 
ਸ਼ਾਹਜਹਾਂ ਕੀ ਚਮੂੰ ਜਿਨਿ ਹਾਤੀ'। 

ਹੁਤੀ ਫਕੀਰਨ ਕੀ ਇਹੁ ਗਾਦੀ। 

ਏਹੀ ਦੈ ਗੁਰੁ ਭਏ ਫਸਾਦੀ ॥ ੩੮॥ 

ਜਿਮ ਲਘੁ ਤਰੁ ਕਰ ਸੋਂ ਉਖਰੈ ਹੈ'। 
ਮੁਸ਼ਕਲ ਫੇਰ ਕੁਠਾਰ' ਕਟੈ ਹੈ। 

ਤਿਮ ਤੁਮ ਅਬਿ ਤੋ ਤਿਹ ਨਿਰਦਲ ਹੈਂ”। 
ਫਿਰ ਤੁਮ ਹਮ ਸਬ ਲਾਵੈ ਬਲ ਹੈਂ ॥ ੨੯ ॥ 
ਲੂਟ ਦੇਸ ਤੁਵਰਾਜ ਦਬੈ ਹੈ। 

ਫਿਰ ਇਹੁ ਮਾਰਨ ਮੁਸ਼ਕਲ ਥੈਹੈ'। 

ਤਾਂ ਤੇ ਅਬਿ ਹੀ ਛਲ ਬਲ ਕਰਿ ਕੈ। 

ਜਜੋਂ ਤਯੋਂ ਕਢੋਂ ਦੇਸ ਤੈ ਜੁਰ ਕੈ' ॥੪੦॥ 
ਹਮ ਤੁਮ ਸਬੈ ਬਿਰਾਦਰ' ਰਾਜੇ। 

ਬਿਗਰੇ ਸੁਧਰੇ ਕੀ ਸਮ ਲਾਜੇ। 

ਜਦਪਿ ਤੁਮ ਸਮੁੱਥ ਸਬਿ ਭਾਂਤੀ। 

ਦਲਨ ਦਲਨ ਬਡ ਬਲਨ ਅਰਾਤੀ' ॥੪੧॥ 


ਤੌ ਭੀ ਮੱਦਦ ਹਮ ਸਬ ਦੈਹੈ'। 
ਜਬ ਤੁਮ ਚੈਹੈਂ ਤਿਸੈ ਕਢੈ ਹੈਂ। 


ਮਾਰ ਕੇ। 

'ਫ਼ੌਜ (ਭਰਤੀ) ਕਰਕੇ। 
'ਬਹੁਤਾ। 

'ਇਕ ਜੰਗਲ ਵਿੱਚ ਦੋ ਸ਼ੇਰ। 
'ਪੋਤ੍ਹਾ। 

'ਮਾਰੀ। 

'ਜਿਵੇਂ ਛੋਟਾ ਬ੍ਰਿਛ ਹੱਥ ਨਾਲ ਉਖਾੜ ਦੇਈਦਾ ਹੈ। 
'ਕੁਹਾੜਾ। 

ਉਨ੍ਹਾਂ ਨੂੰ ਫਤਹ ਕਰ ਸਕਦੇ ਹੋ। 
ਹੋਵੇਗਾ। 

'ਜੁੜ ਕੇ ਭਾਵ ਇਕੱਠੇ ਹੋ ਕੇ। 


'ਭਰਾ। 


ਵੱਡੇ ਬਲ ਵਾਲੇ ਵੈਰੀ ਦੇ ਦਲਾਂ ਨੂੰ ਦਲਣ ਭਾਵ ਮਾਰਨ 
ਵਾਸਤੇ। 





1374 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਿਨਿ ਦੋਂ ਦਿਨ ਗਜ ਮੰਗਯੋ ਨ ਦਯੋ। 

ਅਨ ਭਰੋਸ' ਤਿਸ ਤੈ ਸਬ ਗਯੋ ॥੪੨॥ 
ਭੀਮ ਚੰਦ ਸਬਿ ਸਾਚੀ ਮਾਨੀ। 
ਬਹਿਕਾਵਤ' ਸ਼ਾਰੀਕ ਨ ਜਾਨੀ। 
ਬੋਲਯੋ ਗਰਬ ਧਰਵ ਹੰਕਾਰੀ। 

ਹਰੋਂ! ਕਿ ਕਰੋਂ ਗੁਰੈਂ ਅਨੁਸਾਰੀ ॥੪੨॥ 


ਇਮ ਪੁੁਪੰਚ ਪਰਪੰਚੀ ਠਟਿਓ' ॥ ੪੪॥ 

ਬਿਗਰੈ ਤੁਮ ਸੋ ਭੀਮ ਸਸੀ ਜੇ। 

ਹਮ ਸਬ ਤੁਮਰੇ ਆਹਿ ਵਸੀ' ਜੇ। 

ਤੁਮ ਸੋਂ ਕਹਾਂ ਏਕਲਾ ਲਰ ਹੈ। 

ਨਾਹਿ ਸਹਾਇ ਤਾਂਹਿ ਹਮ ਕਰਿ ਹੈਂ ॥੪੫॥ 

ਤਾਸ ਤਨਕ' ਨਹਿ ਤਿਸ ਤੇ ਕਈਓ। 'ਬੋੜ੍ਹਾ ਜਿਹਾ ਡਰ ਵੀ। 

ਜੋ ਮੱਦਤ ਚਹੀਏ ਸੋ ਲਈਓ। 

ਨੈਣ ਸਿਆਪੇ ਭਯੋ ਕਟੋਚੀ'। 'ਕਟੋਚ ਗੋਤ ਦਾ (ਕ੍ਰਿਪਾਲ, ਕਾਂਗੜੇ ਦਾ ਰਾਜਾ) ਸਿਆਪੇ ਦੀ 
ਨੈਣ ਵਾਂਗ ਬਣ ਗਿਆ। 

ਦੁਹਿ ਦਿਸ ਚਹਿਤ ਭਿਰਾਯੋ ਪੋਚੀ' ॥ ੪੬॥ 'ਨੀਚ। 

ਕਹੋ ਗੁਰੂ ਜੋ ਕਰੈ ਸੁ ਭਰੈ। 

ਪਾਪ ਪੱਥਰ ਪਾਪੀ ਪਰ ਪਰੈ। 

ਹਮ ਨਹਿ ਬੈਰ ਕਿਸੀ ਸੋਂ ਕਰਿ ਹੈਂ। 

ਹਰ ਹੈਂ ਤਾਂਹਿ ਜੁ ਆਵੈਂ ਚਰ੍ਹ ਹੈਂ' ॥੪੭॥ 

ਜਾਇ ਸਚਵ ਇਹੁ ਨ੍ਰਿਪ ਸੋਂ ਕਹਾ। 


ਬੈਰ ਬਢਾਇ ਦੁਹੂੰ ਦਿਸ ਦਯੋ ॥੪੮॥ 

ਪੈ ਸਸਿ ਭੀਮ ਧੀਰ' ਉਰਿ ਰਾਖੈ। 

ਬਯਾਹਿ ਮਾਂਹਿ ਲਿਹੁਂ ਵਥੁ ਅਭਿਲਾਖੈ ॥੪੯॥ 
ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1375 


ਕਿਤਿਕ ਕਾਲ ਬੀਤਯੋ ਜਬੈ, 

ਅਯੋ ਬਿਯਾਹਿ ਦਿਨ ਵਾਹਿ'। 

ਪੰਮਾ ਪ੍ਰੋਹਤ, ਕੇਸਰੀ 

ਸਸਿ, ਭੇਜੇ ਗੁਰੁ ਪਾਹਿ ॥੫੦॥ 

ਚੌਪਈ: 

ਕਰਿ ਬੰਦਨ ਉਨਿ ਭੇਟਾ ਦੈ ਕੈ। 

ਨ੍ਰਿਪ ਦਿਸ ਤੈ ਬਹੁ ਬਿਨੈ ਸੁਨੋ ਕੈ। 

ਅਰਜ਼ ਗਰਜ਼ ਯੁਤ ਲਰਜ਼' ਸੁਨਾਈ। 

ਸ਼ਰਧਾ ਅਤੀ ਸਨੇਹ ਜਨਾਈ ॥੫੧॥ 

ਮਾਂਗੀ ਚਾਰ ਵਸਤੁ ਕਰ ਜੋਰੇ। 

ਗਜ ਡੇਰਾ' ਚੌਕੀ ਵਰ ਘੋਰੇ। 'ਹਾਥੀ ਤੇ ਤੰਬੂ। 

ਮਾਨਸ ਗੁਰੁ ਕੈ ਸੰਗ ਸਿਧਾਵੈਂ। ਗੁਰਾਂ ਦੇ ਬੰਦੇ ਨਾਲ ਜਾਣ। 

ਬਿਯਾਹਿ ਭਏ ਫਿਰ ਫੇਰ ਲਯਾਵੈਂ! ॥੫੨॥ ਮੋੜ ਲਿਆਉਣ। 

ਬਾਈ ਧਾਰ ਨ੍ਰਿਪ ਤਹਿ ਜੁਰ ਹੈਂ। 

ਕੋ ਜਾਂਵੀ ਕੋ ਮਾਂਵੀ ਢੁਰ ਹੈਂ'। 'ਲੜਕੀ ਦੇ ਰਿਸ਼ਤੇਦਾਰ ਮਿਲਣਗੇ। 

ਸਿਰੀ ਨਗਰ' ਪਤਿ ਫਤੇ ਸ਼ਾਹਿ ਕੈ। 'ਰਿਆਸਤ ਗੜਵਾਲ ਦੇ ਪੌੜੀ ਪਰਗਣੇ ਵਿੱਚ ਅਲਕ ਨੰਦਾ 
ਨਦੀ ਦੇ ਕਿਨਾਰੇ ਇਕ ਨਗਰ। 

ਢੁਕੈ ਭੀਮ ਸਸਿ ਰਸ ਉਮਾਹਿ ਕੈ' ॥੫੨॥ 'ਅਨੰਦ ਤੇ ਉਤਸ਼ਾਹ ਨਾਲ। 

ਨ੍ਰਿਪ ਸੁਤ ਕੋ ਨਿਜ ਪੂਤ ਲਖੀਜੈ। 

ਇੱਜ਼ਤ ਬਢੈ ਜੈਸ ਤਿਮ ਕੀਜੈ। 

ਵਸਤੁ ਅਜਾਯਬ ਜਿਹ ਘਰ ਹੋਈ। 

ਰਾਵ ਰੰਕ ਮਾਂਗਤ ਸਬਿ ਕੋਈ ॥੫੪॥ 

ਚਾਰ ਵਸਤੁ ਚਾਰਕ ਦਿਨ ਚਾਰੂ'। 

ਦੈ ਕਰਿ ਰਾਖਹੁ ਰਸ ਜਸ ਭਾਰੂ। 

ਚਾਰ ਹਜ਼ਾਰ ਰਜਤਪਣ' ਭੇਟਾ। 

ਦੈਹੈ ਭੂਪ ਬਿਯਾਹਿ ਨਿਜ ਬੇਟਾ ॥੫੫॥ 

ਦੇਸ ਰਾਜ ਕਿਛੁ ਤੁਮ ਢਿਗ ਨੈ ਹੈ। 

ਕਿਤ ਤੇ ਲੈ ਗੁਜ਼ਰਾਨ ਚਲੈ ਹੈ। 

ਇਸ ਮੈਂ ਨਹਿਂ ਕਿਛੁ ਤੁਮਰਾ ਜੈ ਹੈ। 

ਚਢੈ ਅਸਾਨ ਬਢੈ ਰਸ ਪੈ ਹੈ! ॥੫੬॥ (ਰਾਜੇ ਸਿਰ) ਅਹਿਸਾਨ ਚੜ੍ਹ ਜਾਵੇਗਾ ਤੇ ਫੇਰ ਅੱਗੋਂਰਸ 





1376 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਂਗੀ ਵਸਤੁ ਨ ਜੇ ਤੁਮ ਦੈ ਹੈੱ। 

ਪਰੈ ਬਿਗਾਰਿਰਾਰਿ' ਬਢ ਜੈ ਹੈ। 

ਨ੍ਰਿਪ ਕੋਪਿ ਤੁਵ ਓਪ ਘਟੈ ਹੈ'। 

ਰਾਜ ਅਪਨ ਤੈ ਬਹਿਰ ਕਢੈ ਹੈ ॥੫੭॥ 
ਬਨਜਯੋ ਰਹੈ ਰਸ ਦੁਹਿ ਦਿਸ ਜੈਸੈ। 
ਰਾਵਰ ਭਾਵ' ਰਖੀਜੈ ਤੈਸੇ। 

ਇਹੁ ਸੁਨਿ ਪੁਨ ਕਲਗੀਧਰ ਰੋਹੇ'। 
ਰਦ-ਛਦ ਫਰਕੇ ਕਰ ਕੇ ਕੋਹੇ' ॥੫੮ ॥ 
ਤਰਨ ਤਰਨ ਸਮ ਹੂਹੈ ਕਰ ਤਾਤੇ'। 
ਕਹਯੋ ਜਾਹੁ ਉਠਿ ਅਬੈ ਇਹਾਂ ਤੇ। 
ਮਾਂਗਨ ਅਏ ਕਿ ਦੈਨੇ ਤਾਨੇ'। 

ਕਪਟੀ ਨ੍ਰਿਪ ਕਾ ਜੋਰ ਦਿਖਾਨੇ ॥੫੯॥ 
ਕਿਆ ਤੁਮ ਹਮ ਕੋ ਬਨਕ' ਪਛਾਨਾ। 
ਭਾੜਾ ਵਸਤਨ ਦੈ ਜੁ ਭਾਨਾ'। 

ਭਾੜ ਖੋਰ' ਹਮ ਕੋ ਠਹਿਰਾਯੋ। 

ਲਾਲਚ ਚਾਰ ਹਜ਼ਾਰ ਦਿਖਾਯੋ ॥। ੬੦॥ 
ਕਿਸੀ ਭਠਯਾਰੇ' ਪਾਸ ਸਿਧਾਵੇਂ। 

ਭਾੜੇ ਕੇ ਟਟੂਏ ਲੈ ਜਾਵੇਂ। 

ਹਮ ਨਿਜ ਸ਼ੌਕ ਹੇਤ ਵਥੁ ਰਾਖੈਂ। 

ਦੈਂਹ ਨ ਭਾੜੇ ਲੈਂਹ ਨ ਲਾਖੇਂ!” ॥੬੧॥ 
ਜਾਹੁ ਕੇਸਰੀ ਜਢ ਦਿਜ ਪੰਮੇ। 

ਕਯੋਂ ਹੰਕਾਰੀ ਬਕੌ ਨਿਕੰਮੇ। 

ਨੰਦ ਚੰਦ ਨੈ ਪਾਇ ਅਸ਼ਾਰਾ। 

ਸਬਾ ਬੀਚ ਤੈ ਉਨੈ ਉਠਾਰਾ ॥ ੬੨॥ 
ਇੱਜ਼ਤ ਉਤਾਰਿ ਬਜ਼ਾਰ ਨਗਰ ਤੈ। 

ਦਏ ਨਿਕਾਰ ਬਿਡਾਰ ਮਗਰ ਤੈ'। 

ਇਸ ਸੂਰਤ ਧੂਰਤ ਬੇਸੂਰਤ'। 

ਗਏ ਗ੍ਰਾਮ ਨਿਜ ਕੂਰਤ ਪੂਰਤ' ॥ ੬੨ ॥ 
ਜਾਇ ਨ੍ਰਿਪ ਢਿਗ ਪਗੀਆ ਡਾਰੀ। 


ਵਧੇਗਾ। 


'ਝਗੜਾ। 
'ਰਾਜਾ ਗੁੱਸੇ ਹੋ ਕੇ ਤੁਹਾਡੀ ਉਪਮਾ ਘਟਾ ਦੇਵੇਗਾ। 


ਪ੍ਰੇਮ। 

ਗੁੱਸੇ ਚ ਆਏ। 
'(ਰਦ-ਛਦ:) ਬੁੱਲ੍ਹ ਫਰਕੇ ਤੇ ਗ਼ੁੱਸੇ 'ਚ ਕੜਕੇ। 
'ਜਵਾਨ ਭਾਵ ਦੋਪਹਿਰ ਦੇ ਸੂਰਜ ਵਾਂਗ ਤੱਤੇ ਹੋ ਕੇ। 


'ਮਿਹਣੇ। 
'ਬਾਣੀਆ। 
'ਕਿਹਾ ਹੈ। 


'ਭਾੜਾ ਖਾਣ ਵਾਲੇ। 


'ਭੱਠਿਆਂ ਵਾਲੇ। 


'(ਭਾੜਾ) ਲੱਖਾਂ ਰੁਪਏ ਵੀ ਨਹੀਂ ਲੈਂਦੇ। 


ਪਿਛੋਂ ਮਾਰ ਕਰਵਾ ਕੇ। 
'ਇਸ ਤਰ੍ਹਾਂ ਛਲੀਏ ਝੂਰਦੇ ਗਏ। 
'ਕ੍ਰੋਧ 'ਚ ਭਰੇ ਹੋਏ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1377 


ਹੋਇ ਦੁਖਤ ਅਤਿ ਰੋਇ ਉਚਾਰੀ ॥੬੪॥ 

ਦੋਹਰਾ: 

ਤਨਕ ਅਨਖ ਬਿਨ ਹੋਇ'। 'ਜਣੋ ਲੁੱਟੇ ਕੁੱਟੇ ਹੋਏ ਬਾਣੀਏ ਨੇ ਥੋੜ੍ਹੀ ਜਿਹੀ ਵੀ ਅਣਖ ਤੋਂ 
ਬਿਨਾਂ ਹੋ ਕੇ। 

ਕਹਯੋ ਮਾਰ ਕੁਟ ਹਮ ਕਢੇ, 

ਪੁਰ ਤੈ ਗੁਰਿ ਪਤਿ ਖੋਇ' ॥੬੫॥ ਬੇਇਜ਼ਤ ਕਰਕੇ। 


ਹੈ 'ਪਹਾੜੀ ਰਾਜਿਆਂ ਵਿੱਚ ਸਾਡੀ ਸਾਰੀ ਇਜ਼ਤ ਚਲੀ ਗਈ ਹੈ। 


ਦੇਸ ਬਿਦੇਸ ਨਰੇਸ ਹਸਾਹਿਂ। 

ਨਹਿਂ ਬਦਲਾ ਲਹਿੰ ਗੁਰੁ ਤੈ ਜਬਿ ਲੌ, 

ਪੁਰ ਤੈ ਕਢ ਪਗ ਬਾਂਧੈ ਤਾਂਹਿ। 

ਤੁਮਰੀ ਕੁਤਰੀ ਗੁਰੁ ਹੈ ਮੂਛ। 

ਤੁਛ ਫਕੀਰ ਛੁਛ ਪਤਿ ਕੀਨੀ', 'ਤੁੱਛ ਫ਼ਕੀਰ ਨੇ ਇਜ਼ਤ ਖ਼ਾਲੀ ਕਰ ਦਿੱਤੀ ਭਾਵ ਇਜ਼ਤ ਲਾਹ 


ਦਿੱਤੀ ਹੈ। 
ਹੈ ਤੁਵ ਮੂਛ ਕਿ ਕੂਕਰ' ਪੂਛ ॥ ੬੬॥ ਕੁੱਤੇ ਦ। 
ਜੇ ਅਬਿ ਤਾਂਹਿ ਨ ਮਾਰ ਨਿਕਾਰੈਂ', 
ਰਜਪੂਤੀ ਕੋ ਲਗ ਹੈ ਲਾਜ। 
ਅਰ ਵਹਿ ਰਾਜ ਦਬੈਹੈ ਤੁਮਰੋ, 
ਔਰ ਅਨੇਕ ਗਵੈਹੈ ਕਾਜ। 
ਭਬਕਿ ਭੀਮ ਸਮ ਭੀਮ ਭੀਮ-ਸਸਿ', ਭੀਮ ਚੰਦ ਨੇ ਭੀਮ ਸੈਨ ਵਾਂਗ ਭਿਆਨਕ ਭਬਕ ਮਾਰ ਕੇ। 
ਕਹਸੋ ਨਿਕਾਰੋ ਜੋ ਨਹਿ ਤਾਂਹਿ। 
ਜਨਜਯੋ ਨ ਜਾਨਯੋ ਰਾਜਪੂਤਨੀ, 
ਭੁਤਨੀ ਉਤਨੀ ਜਨਯੋ ਕਾਂਹਿ' ॥੬੭॥ 'ਕਿਸੇ ਊਤ ਭੂਤਨੀ ਨੇ ਜਣਿਆ ਜਾਣਿਓ। 
ਪਠੇ ਦੂਤ ਨ੍ਰਿਪ ਊਤ' ਬੁਲਾਏ, 'ਮਹਾਂ ਮੂਰਖ। 
ਭਾਈਚਾਰਾ ਬਾਈ ਧਾਰ। 
ਬੈਠਿ ਸਥਿਨਿ ਸੋਂ ਮਸਲਤ ਕੀਨੀ, 
ਗੁਰੁ ਢਿਗ ਵਸਤੁ ਅਜਾਯਬ ਚਾਰੁ'। 'ਸੁੰਦਰ। 
ਲਖਿ ਗਾਦੀ ਤਾਦੀ ਨਹਿ ਕੀਨ'। 'ਸ਼ਾਦੀ ਦੀਰੌਣਕ ਵਾਸਤੇ ਮੰਗੀਆਂ ਸਨ, ਗੁਰਗੱਦੀ ਜਾਣ ਕੇ 





1378 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


(ਤਾਦੀ) ਜ਼ਬਰਦਸਤੀ ਨਹੀਂ ਕੀਤੀ। 

ਵਥੁ ਦੈਨੀ ਤੋਂ ਰਹੀ ਕਿਨਾਰੇ, 

ਮਾਰੇ ਸਚਵ' ਹਮਾਰੇ ਚੀਨ” ॥੬੮॥ 'ਵਜ਼ੀਰ। “ਜਾਣ ਕੇ। 

ਰੋਜ਼ ਜ਼ਰਾਇਤ' ਆ ਇਤ ਲੂਟਤ, 'ਖੇਤੀ। 

ਕੂਟਤ ਮਿਰਗ ਹਮਾਰ ਅਪਾਰ। 

ਮਾਰਤ ਦੁੰਦਭਿ' ਫਾਰਤ ਛਾਤੀ, 'ਧੈਂਸਾ ਵਜਾਉਂਦੇ ਹਨ। 

ਪਾਰਤ' ਰੋਜ਼ ਉਪੱਦੂਵ ਭਾਰ। 'ਪਾਉਂਦੇ ਭਾਵ ਕਰਦੇ ਹਨ। 

ਕਹਿਂ ਲੌ ਜਰੁਣਾ ਕਰੁਣਾ ਕਰਿ ਹੈਂ”, 'ਕਿਥੋਂ ਤਕ ਸਹਾਰੀਏ ਤੇ ਕਿਰਪਾ ਕਰੀਏ। 

ਟਰ ਹੈ ਸੋ ਨ ਖਏ ਬਿਨ ਮਾਰ। 

ਤਾਂ ਤੇ ਗੁਰੁ ਕੋ ਪੁਰਿ ਤੈ ਕਢੀਏ, 

ਚਢੀਏ ਸਬਿ ਅਬਿ ਦੁੰਦਭਿ ਮਾਰ ॥ ੬੯॥ 

ਕਰਿ ਮਸਲਤ ਖਸਲਤ' ਅਨੁਸਾਰੈਂ, 

ਪੁਨ ਗੁਰੁ ਪੈ ਲਿਖ ਪਠਯੋ ਐਸ। 

ਕੈ ਪੁਰ ਤਜੋ ਕਿ ਭਜੋ ਸਰਣਿ ਮਮ, 

ਦੇਹੁ ਦੁਰਦ' ਰੱਯਤ ਹੂੰ ਬੈਸ। 'ਹਾਥੀ। 

ਕੈ ਮਾਂਡੋ ਰਣ ਖਾਂਡੋ ਲੀਜੈ', 'ਜਾਂ ਜੰਗ (ਮਾਂਡੋਂ) ਰਚ ਲਵੋਂ ਤੇ ਖੰਡਾ (ਫੜ) ਲਵੋ। 

ਕੀਜੈ ਏਕ ਜੁ ਲਾਗੈ ਨੀਕ। 

ਨਹੀਂ ਤੁ ਹਮ ਚਢਿ ਆਇ, ਮਾਰਿ ਕਰਿ 

ਖ੍ਰਾਰ, ਨਿਕਾਰੈਂ ਪੁਰ ਤੈ ਠੀਕ ॥ ੭੦॥ 

ਅਰੈਂ ਜਿ ਹਰੈਂ! ਸਹਿਤ ਤੁਵ ਸਿੱਖੈਂ, 

ਕੈ ਗਹਿ ਕਰੈਂ ਕੈਦ ਲਿਹੁ ਜਾਨ। 

ਨਹੀਂ ਤੁ ਆਨ' ਹਮਾਰੀ ਮਾਨ। ।ਆਗਿਆ। (ਅ) ਹਕੂਮਤ। (ਏ) ਆਈਨ। 

ਤੁਮ ਢਿਗ ਸਿਖ ਬਨ ਬਨ ਕੀ ਲਕਰੀ, 

ਬਕਰੀ ਜਾਤਿ ਰੋਟੀਏ ਚਾਕ'। ।ਟੇਢੀਆਂ ਭਾਵ ਨੀਵੀਂਆਂ ਜਾਤਾਂ ਦੇਰੋਟੀਆਂ ਖਾਣੇ ਹਨ 
(ਚਾਕ-ਪਾੜਨਾ, ਤੋੜਨਾ, ਭੰਨਣਾ, ਖਾਣਾ)। 


ਹਮ ਰਜਪੂਤ ਕੌਮ ਬਡ ਜੋਧੇ, 

ਮੱਦਤ ਦੇਤ ਨ੍ਰਿਪ ਸਬਿ ਸਾਕ ॥ ੭੧॥ 
ਇੱਤਯਾਦਿਕ ਬਾਤੈਂ ਬਖਯਾਤੈਂ', 

ਨ੍ਰਿਪ ਕੀ ਸੁਨਿ ਗੁਰੁ ਰੋਸ ਉਪਾਇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1379 


ਜੰਗ ਨਿਸੰਗ ਉਮੰਗ ਕਰੈਂ ਹਮ, 

ਕਹਯੋ ਨ ਮਾਨੈ ਔਰੈ ਕਾਇ। 

ਰਹੇ ਉਡੀਕ ਠੀਕ ਚਢਿ ਆਵੋ, 

ਲਾਵੋ ਦੇਰ ਨ ਹੇਰਨ ਚਾਹਿ'। 

ਮਨ ਤਨ ਧਨ ਅਰਪਜੋ ਮਮ ਸਿੱਖਨਿ, 
ਤੁਮਰੇ ਕਾਚੇ ਕੋਹੀ ਕਾਹਿ' ॥ ੭੨॥ 
ਰਜੀਆ ਨਾਮ ਇਕ ਗੋਲੀ ਨ੍ਰਿਪ ਕੀ ਥੀ, 
ਤੁਮ ਸੰਤਤਿ' ਤਾਂਹਿ ਬਖਯਾਤ। 

ਰਜੀਆ ਸੁਤ ਤੈ ਰਾਜਪੂਤ ਭਏ, 

ਛੱਤੀ ਅੱਤ੍ਰੀ' ਸਿੱਖ ਇਕ ਜਾਤਿ। 

ਇਮ ਲਿਖਿ ਗੁਰੁ ਉਤ ਨ੍ਰਿਪ ਪੈ ਪਠਯੋ, 
ਠਟਯੋ' ਇਤ ਸਬਿ ਜੰਗ ਸਮਾਨ। 
ਵਰ ਤੀਰ ਤਮੰਚੇ? ਤੁਪਕੈਂ”, 

ਭਾਲੇ ਢਾਲੇਂ ਤੇਗ ਕਮਾਨ ॥ ੭੨ ॥ 
ਪੇਸ਼ ਕਬਜ਼' ਪਿਸਤੌਲ ਸੰਜੋਏਂ, 


ਪੇਟੀ ਕਮਰ ਜੰਬੂਰ' ਜੰਜੈਲ”। 

ਗੁਲਕਾ ਦਾਰੂ' ਲੌ ਬਰਤੈ ਕੈ, 

ਕੈ ਕੈ ਤਜਾਰ ਰਖੇ ਸਬਿ ਛੈਲ'। 

ਉਤ ਗੁਰੁ ਕਾ ਉੱਤਰ ਸੁਨਿ ਨਿਿਪਨਿ, 
ਮਸਲਤ ਕਰੀ ਦਨਾਵਨ ਸੰਗ'। 

ਯਾਹਿ ਸਲਾਹਿ ਤਾਂਹਿ ਤਬਿ ਦੀਨੀ, 
ਬਿਯਾਹਿ ਮਾਹਿਂ ਨਾਹਿਨ ਭਲ ਜੰਗ ॥ ੭੪ ॥ 
ਬਿਯਾਹਿਨਿ ਚਵੈਂ ਕਿ ਚਢ ਹੈਂ ਲਰਨੇ, 
ਦੋਇ ਨ ਹੋਇ ਸੋਇ ਇਕ ਕਾਲ। 

ਟਰੈਂ ਨ ਗੁਰੁ ਤੋ ਲਰੈਂ ਕਮਾਲ'। 

ਕਹਯੋ ਵਜ਼ੀਰ ਧੀਰਿ', ਵਸ ਕਿਸ ਨਹਿਂ, 
ਤਿਲਕਨ ਬਾਜ਼ੀ ਜੂਆ ਜੰਗ। 

ਉੱਛਵ' ਬਿਯਾਹਿ ਯਾਹਿ ਕਰਿ ਲੀਜੈ, 


/(ਜੇ) ਦੇਖਣਾ ਚਾਹੁੰਦੇ ਹੋ। 
'ਕੱਚੇ ਪਹਾੜੀਏ ਕੀ ਹਨ ? 
।ਉਲਾਦ। 

'(ਅੱਤ੍ਰੀ) ਸ਼ਸਤ੍ਧਾਰੀ ਛੱਤ੍ੀ। 


'(ਤਿਆਰ) ਕੀਤਾ। 
'ਬਰਛੇ। “ਛੋਟੇ ਪਸਤੌਲ। “ਬੰਦੂਕਾਂ। 


'ਕਰਦ ਦੇ ਅਕਾਰ ਦਾ ਇਕ ਸ਼ਸਤ੍ਰ, ਜਿਸ ਦਾ ਕਬਜ਼ਾ ਪੇਟੀ 
ਵਿੱਚ ਸਾਹਮਣੇ ਹੋਵੇ। 

'ਜ਼ੰਬੂਰਕ, ਛੋਟੀ ਤੋਪ। “ਭਾਰੀ ਅਤੇ ਲੰਮੀ ਬੰਦੂਕ। 
ਗੋਲੀਆਂ ਤੇ ਬਰੂਦ। 

'ਜਵਾਨ। 


ਸਿਆਣਿਆਂ ਨਾਲ। 





1380 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਜੇ ਪਾਛੈ ਜੰਗ ਨਿਸੰਗ ॥ ੭੫॥ 
ਕਹਾਂ ਨਿਕਾਰੀ' ਬਾਤ ਫੀਲ? ਕੀ, 
ਅਰੁ ਵਕੀਲ ਕਿਛੁ ਬੋਲਯੋ ਹੋਗ। 

ਜਾਂ ਹਿਤ ਕੋਪਯੋ, ਭੂਪ ਅਲੋਪਜੋ, 
ਰੋਪਯੋ ਕਰਨ ਬਿਯਾਹਿ ਮੈਂ ਸੋਗ'। 


ਲੇ ਗੁਰੁ ਤੈ ਵਥੁ ਦੈਂਹ ਨਹੀਂ ਫਿਰ, 
ਇਹੁ ਥਾਪਜੋ ਥਾ ਨ੍ਰਿਪ ਮਨ ਮਾਹਿਂ। 
ਜਾਨੀ ਜਾਨ ਗੁਰੂ ਘਟ ਘਟ ਕੇ, 

ਯਾਂ ਤੈ ਦੀਨੀ ਵਥੁ ਉਨਿ ਨਾਹਿ ॥ ੭੬॥ 
ਬਾਨੀ ਠੀਕ ਸਚਵ ਕੀ ਮਾਨੀ, 
ਠਾਨੀ ਸਬ ਨੇ ਇਹੀ ਸਲਾਹਿ। 

ਉਠੀ ਸਭਾ ਨ੍ਰਿਪ ਗਯੋ ਸੁ ਮਹਿਲੈਂ, 
ਗਹਿਲੈਂ ਭਯੋ ਜੁ ਚਿੰਤਾ ਮਾਂਹਿ'। 
ਬਹੁ ਬਿਨਤੀ ਗਿਨਤੀ ਕਰਿ ਰਾਣੀ, 
ਬਾਣੀ ਮ੍ਰਿਦ' ਸਮਝਾਯੋ ਖੂਪ। 
ਜ਼ਿਕਰ ਫਿਕਰ ਤਜਵਏ' ਜੰਗ ਕੇ, 
ਬਿਦਾ ਕਰਏ ਔਰ ਸਬਿ ਭੂਪ ॥ ੭੭॥ 
ਸੁਤ ਸ਼ਾਦੀ ਮੈਂ ਅਹਿਲਾਦੀ ਯੂਤ', 
ਭੂਪ ਲਗਯੋ ਉਤ ਤਾਦੀ ਸੰਗ'। 

ਇਤ ਕਰਿ ਤਯਾਰੀ ਜੰਗ ਉਡੀਕਤ, 
ਸੈਨ ਪਹਾਰੀ ਗੁਰੂ ਨਿਸੰਗ। 

ਬੀਰਨਿ ਧੀਰ ਬੀਰਰਸ ਬਢਯੋ, 
ਚਢਜਯੋ ਰੋਸ ਜੋਸ਼ ਚਹਿਂ ਜੰਗ। 

ਬਾਤੈਂ ਕਰੈਂ ਭਏ ਬਦਰੰਗ' ॥ ੭੮ ॥ 
ਜਾਇ ਮਾਤ ਢਿਗ ਲਾਇ ਬਾਤ, 
ਡਰਪਾਤ ਭਾਂਤਿ ਬਹੁ ਘਾਤ' ਸੁਨਾਇਂ। 


'ਜਿਸ ਵਾਸਤੇ (ਗੁਰੂ) ਕ੍ਰੋਧਵਾਨ ਹੋਏ ਹੋਣਗੇ ਤੇ ਰਾਜੇ ਨੇ 
(ਅਲੋਪਯੋ) ਬਿਨਾ ਸੋਚੇ ਤੋਂ ਵਿਆਹ ਵਿੱਚ ਸੋਗ ਕਰਨਾ 
(ਰੋਪਯੋ) ਠਾਣ ਲਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1381 


ਕਬੀ ਕਬੀ ਗੁਰਿ ਪਾਸ ਥਿਰਾਇ'। 'ਬੈਠਾ ਕੇ। 

ਯੂਤ ਅਤਿ ਨੇਹੁ ਦਿਲਾਸੇ ਬਾਨੀ, 

ਨੈਸਾਨੀ ਮਿਿਦੁ' ਇਮ ਸਮਝਾਇ। 'ਕੋਮਲ ਬਚਨ (ਨੈਸਾਨੀ) ਪ੍ਰਗਟ ਕਰਕੇ। 

ਸਰਬਗ ਸਯਾਨੇ ਤੁਮ ਸਥਬਿ ਭਾਇ ॥ ੭੯॥ 

ਪਿਖੇ ਗੌਰ ਕਰਿ' ਨਿਜ ਦਾਦੇ ਦਿਸ, 

ਲਰੇ ਅਰੇ ਪਤਿਸਾਹੈਂ ਸੰਗ। 

ਲਾਖੋਂ ਤੁਰਕ ਪਠੇ ਜਮ ਕੇ ਘਰ, 

ਐਸੇ ਠਟੇ' ਘੋਰ ਬਡ ਜੰਗ। 'ਕੀਤੇ। 

ਪੈ ਘਾਇਕ' ਹਿੰਦੂਨ ਨਹਿ ਹੂਏ, 'ਮਾਰਨ ਵਾਲੇ। 

ਰਹੇ ਸਹਾਯਕ ਲਾਯਕ ਜੈਸ'। 'ਜਿਵੇਂ ਯੋਗ ਸੀ। 

ਅਬਿ ਤੁਰਕੇਸ਼ੂਹਰ ਹਿੰਦੇਸ਼੍ਹਰ ਸੋਂ, 

ਬਿਗਰੇ ਤੇ ਸੂਰ ਬਨ ਹੈ ਕੈਸ' ॥ ੮੦॥ 'ਹੁਣ ਤੁਰਕਾਂ ਦੇ ਬਾਦਸ਼ਾਹ ਨੁਰੰਗੇ ਤੇ ਹਿੰਦੂਰਾਜੇ ਭੀਮ ਚੰਦ ਦੇ 
ਵਿਗੜ ਜਾਣ ਤੋਂ (ਸਾਡਾ ਏਥੇ ਰਹਿਣ ਦਾ) (ਸੂਰ) ਢੰਗ ਕਿਵੇਂ 
ਬਣੇਗਾ। 

ਮਤ ਕਿਤ ਬਸਬੋ ਮੁਸ਼ਕਲ ਹੋਇ। 

ਤਾਂ ਤੇ ਜਾਂ ਤੇ ਬਢੈ ਬਖੇਰੋ, 

ਸੋ ਤਜਿ ਰਹੀਏ ਸੁਖ ਸੋਂ ਸੋਇ। 

ਜੇ ਜਨ ਨੀਕੇ ਬਚ ਜਨਨੀ ਕੇ', 'ਜਿਹੜੇ ਚੰਗੇ ਲੋਕ ਹਨ (ਉਹ) ਮਾਵਾਂ ਦੇ ਬਚਨ। 

ਧਰਿ ਮਨਿ ਨੀਕੇ ਲੇਤ ਕਮਾਇ। 

ਸੰਸਾ ਸੋਕ ਬਿਛੇਪ' ਲੋਕ ਜੁਗ, '(ਬਿਛੇਪ) ਘਬਰਾਹਟ। 

ਤਿਨੈਂ ਨ ਬਿਆਪਤ ਕਬ ਹੀ ਕਾਇ ॥੮੧॥ 

ਇਮ ਸੁਨਿ ਬਾਤ ਮਾਤ ਤੈ ਪੁਨ ਗੁਰੁ, 

ਕਹਯੋ ਗਹਯੋ ਨਹਿਂ' ਚਿੰਤਾ ਕੋਇ। 'ਗੁਹਣ ਨ ਕਰੋ। 

ਪੁਰਖ ਅਕਾਲ ਹਮਾਰੋ ਰੱਖਕ, 

ਭੱਖਕ ਅਰਿ ਜਰ ਤੱਖਕ ਸੋਇ'। 'ਵੈਰੀਆਂ ਨੂੰ ਖਾਣ ਵਾਲਾ ਤੇ ਵੈਰੀਆਂ ਦੀ ਜੜ੍ਹ (ਤੱਖਕ) ਕੱਟਣ 
ਵਾਲਾ ਹੈ। 

ਭੂਰ' ਭਰੋਸ ਓਸ ਪਰ ਹਮ ਕੋ, 'ਬਹੁਤਾ। 

ਜਿਨ ਮੁਹਿ ਈਹਾਂ ਪਠਜੋ ਬੁਲਾਹਿ। 

ਹਮ ਛੱਤੀ ਅੱਤ੍ਰੀ' ਕਿਮ ਡਰਪੈਂ, 'ਸ਼ਸਤੁ ਧਾਰੀ। 





1382 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਪੈਂ! ਰਣ ਮੈਂ ਤੇਗ ਅਰਾਹਿ” ॥੮੨॥ 'ਭੇਟਾ ਕਰਾਂਗੇ। “ਵੈਰੀਆਂ ਨੂੰ। 

ਇਤ ਗੁਰੁ ਜੰਗ ਨਿਸੰਗ ਉਮੰਗ ਚਹਿੰ, 

ਕਰਤਿ ਅਖੇਰ ਧੌਂਸ ਬਜਵਾਤ। 

ਉਤ ਨ੍ਰਿਪ ਰਿਸ ਹੈ ਕਿਸ ਹੈ, ਤਿਸ ਹੈ 

ਬਨੀ ਚਚੂੰਧਰ ਅਹਿ ਸੀ ਬਾਤ' ॥ ੮੩॥ 'ਓਧਰਰਾਜਾ ਕਦੇ ਕਿਸੇ ਨਾਲ ਗੁੱਸੇ ਹੁੰਦਾ ਹੈ, ਤਿਸ ਰਾਜੇ ਨੂੰ 
ਦੁ ਸੱਪ ਦੇ ਮੂੰਹ 'ਚ ਆਈ ਚਚੂੰਧਰ ਵਾਲੀ ਗੱਲ ਬਣੀ ਹੋਈ ਹੈ। 

ਦੋਹਰਾ: 

ਚਹਿਤ ਲਰਨ ਦੁਹਿ ਦਿਸਾ ਤੈ, 

ਭਯੋ ਅਵਰਣ' ਬਿਵਾਹ। ਪੜਦਾ, ਰੁਕਾਵਟ। 

ਅਵਸਰ ਪਾਇ ਅਧਯਾਇ ਇਹੁ, 

ਇਸਥਿਤ ਭਯੋ ਇਥਾਹ' ॥੮੪॥ 'ਏਥੇ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਭੀਮ ਚੰਦ ਕੋ ਪ੍ਰਸੰਗ' ਬਰਨਨੰ 

ਨਾਮ ਪੰਚਾਸਮੋਂ ਬਿਸੁਮ ॥੫੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1383 


੫੧. (ਗੁਰੂ ਜੀ ਨੇ ਪਾਂਵਟਾ ਨਗਰ ਵਸਾਉਣਾ) 


ਛਪਯ: 
ਨਮੋ ਬੇਦਿ ਕੁਲ ਨਾਥ', 

ਨਗਰ ਤਲਵੰਡੀ ਮਾਲਕ। 
ਲੋਦੀ ਮੋਦੀ' ਨਮੋ 

ਸਾਧ ਗੋ' ਗੀਬਹਿ ਪਾਲਕ। 
ਨਮੋਂ ਸੁਲੱਖਨੀ ਪਤੀ, 

ਜਤੀ ਸੀ ਸਸਿ ਲਖਮੀ ਪਿਤ'। 
ਨਮੋ ਰਟਨ ਵਰ ਬਾਨਿ, 
ਅਟਨ ਦੇਸਾਨ ਭਗਤਿ ਹਿਤ'। 


ਗੁਰੁ ਨਮੋਂ ਰਾਇ ਮਾਇਆ ਹਰਨ, 
ਕਰਨ ਕਲਯਾਨ ਅਖੰਡ ਨਿਤ'। 


ਜੈ ਸੀ ਨਾਨਕ ਆਨਕ ਬਿਨਾ, 
ਦਾਨਕ ਦਾਸਨ ਸੁਮਤਿ ਬਿੱਤ' ॥੧॥ 


<< 


ਦੋਹਰਾ: 
ਸੁਨੋ ਸਜਨ ਪੁਰ ਪਾਂਵਟਾ, 

ਗੁਰੁ ਬਸਵੈ ਹੈਂ ਜੈਸ। 

ਨਾਹਣੇਸ' ਬੁਲਵਾਇ ਕੈ, 

ਕਥਾ ਕਥੋੰ ਅਬਿ ਤੈਸ ॥੨॥ 
ਮਰਹਟਾ ਛੰਦ : 

ਰਾਮਰਾਇ ਗੜ੍ਹਵਾਲ ਨਗਰ ਮੈਂ, 
ਦੇਹਰੇ ਦੂਣ ਰਹੈ ਕੈ'। 


ਪਤਿ ਗੜ੍ਹਵਾਲ ਭੂਪ' ਵਸਿ ਕੀਨੋ, 
ਅਜ਼ਮਤ ਅਨਿਕ ਦਿਖੈ ਕੈ। 
ਨਾਹਣੀਸ, ਗੜ੍ਹਵਾਲ ਈਸ ਕੇ, 
ਨਿਤ ਬਡ ਰਹਿਤ ਬਖੇਰੇ। 


'ਬੇਦੀਆਂ ਦੀ ਕੁਲ ਦੇ ਮਾਲਕ। 


ਦੌਲਤ ਖ਼ਾਂ ਲੋਧੀ ਦੇ ਮੋਦੀ। 
'ਗਊ। 


'ਸ੍ਰੀ ਚੰਦ ਜਤੀ ਤੇ ਲਖਮੀ ਦਾਸ ਦੇ ਪਿਤਾ। 


'ਸ੍ਰੇਸ਼ਟ ਬਾਣੀ ਉਚਾਰਨ ਵਾਲੇ ਅਤੇ ਭਗਤੀ ਵਾਸਤੇ ਦੇਸਾਂ 'ਚ 
ਫਿਰਨ ਵਾਲੇ (ਸਤਿਗੁਰੂ ਜੀ ਆਪ ਨੂੰ) ਨਮਸਕਾਰ ਹੋਵੇ। 


'ਰਾਇ ਬੁਲਾਰ ਦਾ ਅਗਿਆਨ ਮੇਟ ਕੇ ਹਮੇਸ਼ਾਂ ਲਈ ਇਕਰਸ 
ਕਲਿਆਣ ਕਰਨ ਵਾਲੇ ਸਤਿਗੁਰੂ (ਜੀ ਆਪ ਜੀ ਨੂੰ) 
ਨਮਸਕਾਰ ਹੋਵੇ। 


'ਹੇ ਸੀ ਗੁਰੂ ਨਾਨਕ ਦੇਵ ਜੀ ਆਪ ਜੀ ਅਨੇਕਤਾ ਤੋਂ ਬਿਨਾਂ 


(ਅਦ੍ੈਤ ਰੂਪ) ਹੋ, ਦਾਸਾਂ ਨੂੰ ਸ੍ਰੇਸ਼ਟ ਮਤਿ ਦਾ ਧਨ ਦੇਣ ਵਾਲੇ 
ਹੋ, ਆਪ ਜੀ ਦੀ ਜੈ ਜੈ ਕਾਰ ਹੋਵੇ। 


'ਨਾਹਨ ਰਿਆਸਤ ਦਾ ਰਾਜਾ, ਮੇਦਨੀ ਪ੍ਰਕਾਸ਼। 





1384 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮਰਾਇ ਗੜ੍ਹਵਾਲ ਪਤੀ ਕੀ, 
ਮੱਦਤ ਕਰਤ ਬਧੇਰੇ ॥੩॥ 

ਤਾਂ ਤੇ ਨਾਹਣੇਸ ਸਚਵਨ ਸੋ”, 
ਮਿਲਿ ਇਹੁ ਮਸਲਤ' ਕੀਨੀ। 
ਰਾਮਰਾਇ ਸਮ ਪੀਰ ਬਲੀ ਕੀ, 
ਮੱਦਤ ਚਹੀਏ ਲੀਨੀ। 

ਨੀਤਿ ਨਿਪੁਨ' ਸ਼ੁੱਕੂ ਸਮ ਨ੍ਰਿਪ ਕੇ, 
ਮੰਤ੍ਰੀ ਨਾਮ ਸ਼ਿੰਗਾਰੂ। 


ਕਰੀ ਅਰਜ਼ ਇਹੁ ਮਰਜ਼ ਹਰਨ ਹਿਤ', 


ਰਾਮਰਾਇ ਤੇ ਭਾਰੂ ॥ ੪॥ 

ਗੁਰੁ ਨਾਨਕ ਕੀ ਗਾਦੀ ਪਰ ਹੈ, 
ਅਬਿ ਦਸਮੋਂ ਅਵਿਤਾਰੀ। 
ਆਯੁਧ ਬਿੱਦਯਾ ਮੈ ਸਮ ਅਰਜਨ, 
ਸ਼ਕਤਿ ਕ੍ਰਿਸ਼ਨ ਸਮ ਸਾਰੀ। 
ਸ਼ੌਕ ਸ਼ਿਕਾਰ ਸੁਭਟ' ਰਖਬੇ ਕੋ, 
ਸੈਨ ਜਰਾਰ ਅਪਾਰੈਂ”। 

ਰਾਖਣ ਵਹਿ, ਚਾਖਣ ਚਹਿਂ ਰਣ ਸਰ' 
ਲਾਖਨ ਤੈ' ਨਾਹਿ ਹਾਰੈਂ ॥੫॥ 
ਦੇਸ਼ ਬਿਦੇਸਨ ਤੈ ਬਿਸ਼ੇਸ਼ ਜਨ, 
ਆਇ ਪਾਇ ਮੁਦ ਭਾਰੀ। 
ਪਾਵਤ ਮਨ ਭਾਵਤ ਫਲ ਚਾਰੀ। 
ਪੀਰ ਫਕੀਰ ਅਮੀਰ ਸਹੀ ਸੋ, 
ਬੇ ਨਜ਼ੀਰ ਜਗ ਛਾਜੈ'। 
ਗੋਬਿੰਦਰਾਇ ਨਾਮ ਸੁਨ ਸੂਰਤਿ' 
ਹੇਰਿ ਕਾਮ ਜਿਹ ਲਾਜੈ ॥੬॥ 
ਤੋਫੇ ਅਧਿਕ ਅਜਾਯਬ ਉਨ ਪੈ, 
ਸੇ ਦੁਰਲਭ ਪਤਿਸ਼ਾਹੈਂ। 

ਜਿਨ ਹਿਤ ਭੀਮ ਚੰਦ ਕਹਿਲੂਰੀ, 
ਰਹਜੋ ਬਿਰੋਧ ਬਢਾ ਹੈ। 


'ਸੂਰਮੇ। 

'ਬਹੁਤ ਲੜਾਕੀ ਫ਼ੌਜ ਹੈ। 

'ਜੰਗ ਵਿੱਚ ਤੀਰ ਚੱਖਣਾ ਚਾਹੁੰਦੇ ਹਨ। 
ਲੱਖਾਂ ਤੋਂ ਵੀ। 


'ਜਗਤ ਵਿੱਚ ਬੇ-ਮਿਸਾਲ (ਅਨੂਪਮ) ਫਬ ਰਹੇ ਹਨ। 
'ਸੁੰਦਰ ਸ਼ਕਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1385 


ਪੂਰਨ ਹਰਿ ਅਵਿਤਾਰ ਗੁਰੂ ਕੀ, 
ਮਹਿਮਾ ਨਹਿ ਵਹਿ ਜਾਨੈ। 

ਉਨ ਕੋ ਦਰਸ਼ਨ ਹਿਤ ਬੁਲਵਈਏ, 
ਸਰ ਹੈਂ ਕਾਜ ਮਹਾਨੈਂ ॥ ੭॥ 

ਐਸੇ ਸਤਿ ਪੁਰਖਨ ਕੋ ਸੇਵਨ, 
ਸੁਰਤਰੁ ਸਮ' ਸੁਖਦਾਏ। 

ਸਰਬ ਕਾਮਨਾ ਪੂਰਨ ਹੈ ਹੈਂ, 

ਹਲਤ ਪਲਤ ਬਨ ਆਏ'। 

ਸੁਨਿ ਮਹਿਮਾਂ ਗੁਰੁ ਕੀ ਨ੍ਰਿਪ ਖੁਸ਼ ਹੈ, 
ਗੁਰੁ ਪੈ ਸਚਵ ਪਠਾਏ। 

ਅਰਜ਼ੀ ਲਿਖੀ ਹੋਇ ਗਰਜ਼ੀ' ਇਮ, 
ਤੁਮ ਹਰਿ ਜੀ ਬਿਦਤਾਏ ॥੮॥ 
ਲਰਜ਼ੀ' ਮਤਿ ਹਮਰੀ ਹਿਤ ਦਰਸ਼ਨ, 
ਧਰਿ ਜੀ ਆਸ ਰਹਾਏ। 

ਨਿਜ ਭਗਤਨ ਹਿਤ ਜਗਤ ਵੀਚ ਤੁਮ, 


ਅਗਨਤ' ਰੂਪ ਬਨਾਏ। 
ਸਤਿਜੁਗ ਬਨਿ ਬਾਵਨ, ਪਾਵਨ ਪਦ 
ਪਾਵਨ ਕਰਿ, ਕਿਯ ਪਾਵਨ'। 


ਘਾਵਨ ਰਾਵਨ ਰਾਮ ਤ੍ੇਤੇ', 
ਦੁਆਪੁਰ ਕ੍ਰਿਸ਼ਨ ਸੁਹਾਵਨ ॥ ੯॥ 
ਜਮਨਾ ਤਟ ਨਟ ਵਤ ਨਟ ਅਟਪਟ, 
ਖੇਲੇ ਖੇਲ ਬਿਹਾਰੀ'। 


ਦੰਡੇ ਦੁਸ਼ਟ ਭਗਤਿ ਪਥ ਮੰਡੇ, 
ਖੰਡੇ ਖਲ ਮਲਹਾਰੀ'। 


ਅਬਿ ਕਲਿ ਕਾਲ, ਕਰਾਲ ਕਸ਼ਟ ਕੁਲ 
ਕਟਬੇ ਕੋ', ਤੁਮ ਆਏ। 

ਸੋਈ ਰੂਪ ਭੂਪ ਸ਼ਕਤੀ ਯੁਤ', 

ਖੂਪ ਸਰੂਪ ਸੁਹਾਏ ॥ ੧੦॥ 


'ਕਲਪ ਬ੍ਰਿਛ ਵਾਂਗ। 


'ਲੋਕ ਪ੍ਰਲੋਕ ('ਚ ਚੰਗੀ ਗੱਲ) ਬਣ ਆਉਂਦੀ ਹੈ। 


।ਅਣਗਿਠਤ। 


'ਸਤਿਜੁਗ ਵਿੱਚ ਬਾਵਨ ਰੂਪ ਹੋ ਕੇ ਪਵਿੱਤ੍ਰ ਚਰਨ ਪਾ ਕੇ 
ਪਵਿੱਤ੍ਰ ਕੀਤਾ। 
'ਤ੍ਰੇਤੇ ਵਿੱਚਰਾਮ ਬਣ ਕੇਰਾਵਣ ਮਾਰਿਆ। 


(ਬਿਹਾਰੀ) ਕ੍ਰਿਸ਼ਨ ਰੂਪ ਹੋ ਕੇ ਜਮਨਾ ਦੇ ਕਿਨਾਰੇ ਨਟ ਵਾਂਗ 
ਅਟਪਟੀਆਂ ਖੇਲਾਂ (ਠਟ) ਬਣਾ ਕੇ ਖੇਲੇ। 


'ਦੁਸ਼ਟਾਂ ਨੂੰ ਦੰਡ ਦੇ ਕੇ ਭਗਤੀ ਦੇਰਾਹ ਸਥਾਪਤ ਕੀਤੇ, ਪਾਪਾਂ 
ਦੀ ਮੈਲ ਖਾਣ ਵਾਲੇ ਮੂਰਖਾਂ ਨੂੰ ਨਾਸ ਕੀਤਾ। 


'ਸਾਰੇ ਭਿਆਨਕ ਕਸ਼ਟਾਂ ਦੇ ਕੱਟਣ ਨੂੰ। 
'ਉਹੀ ਰਾਜਾ ਰੂਪ ਸ਼ਕਤੀ ਸਹਿਤ। 





1386 


ਸੋਈ ਜਮਨਾ ਨੀਰ ਤੀਰ ਬਿਰਿ, 
ਧੀਰ ਬਿਹਾਰ ਕਰੀਜੈ'। 

ਮਨ ਤਨ ਧਨ ਤੈ ਦਾਸ ਖਾਸ ਲਖਿ', 
ਦਰਸ਼ਨ ਮੁਝ ਕੋ ਦੀਜੈ। 

ਸਬਿ ਦੂਣਨਿ ਸਿਰਮੌਰ, ਦੂਣ 
ਸਰਮੌਰ ਨੌਰ ਮਮ ਚਾਰੂ'। 


ਮ੍ਰਿਗ ਹਾਨਨ ਕਰੋ ਅਪਾਰੂ ॥੧੧॥ 
ਅਹੇ ਸ਼ਰੀਕ ਭੀਮ ਸਸਿ ਮੇਰੋ, 

ਕਪਟੀ ਕੁਮਤਿ ਅਤੈ ਹੈ'। 

ਭਲੋ ਕੀਨ ਵਥੁ ਤਾਂਹਿ ਨ ਦੀਨੀ, 
ਕਰਯੋ ਆਪਨੇ ਪੈਹੈ। 

ਜਾਵਨ ਜਹਿਂ ਰਾਵਰ ਪਦ ਪਾਵਨ, 
ਬਾਵਨ ਤੈ ਸਰਸਾਵਨ'। 

ਪਾਵਨ ਕਰਤ ਧਰਤਿ ਸੁਖ ਕਾਰਨ', 
ਤਾਰਨ ਜੀਵ ਅਮਾਵਨ' ॥੧੨॥ 
ਜਗਤ ਗੁਰੂ ਭਗਵੰਤ ਕੰਤ ਤੁਮ, 
ਵਤਸਲ' ਦਾਸਨ ਦਿਆਲੂ। 

ਬ੍ਰੰਦ ਸੰਤ ਪ੍ਰਭ ਕਾ ਸੂਤਿ ਕਹਿ ਤਹਿ, 
ਜਹਿਂੰ ਜਹਿੰ ਚਹਿਂ ਸ਼ਰਧਾਲੂ' ॥੧੨॥ 


ਪੁਰੀ ਅਨੰਦ ਆਇਓ, ਸੁ ਪਾਂਇ ਕੋ ਉਠਾਇ ਕੈ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਾਰੀਆਂ ਦੂਣਾਂ 'ਚੋਂ ਸ਼੍ਰੋਮਣੀ, ਸਿਰਮੌਰ ਦੂਣ (ਵਿੱਚ) ਮੇਰੀ 
ਸੁੰਦਰ ਜਗ੍ਹਾ ਹੈ। 
ਜੰਗਲਾਂ 'ਚ। “ਸ਼ੇਰਾਂ ਤੱਕ। 


'ਬਹੁਤ ਖੋਟੀ ਮਤਿ ਵਾਲਾ ਛਲੀਆ ਹੈ। 


'ਬਾਵਨ ਅਵਤਾਰ ਨਾਲੋਂ ਵੀ ਅਧਿਕ। 
'ਪਵਿੱਤ੍ਰ ਕਰਦੇ ਹਨ ਤੇ ਧਰਤੀ ਨੂੰ ਸੁਖੀ ਕਰਦੇ ਹਨ। 
'ਮਿਣਤੀ ਤੋਂ ਰਹਿਤ। 


!ਪਿਆਰੇ। 


'ਹੇ ਪ੍ਰਭੂ (ਰੂਪ ਸਤਿਗੁਰੂ ਆਪ ਦਾ) (ਸੂਤਿ) ਜਸ ਸਮੂੰਹ ਸੰਤ 
ਓਥੇ ਕਹਿੰਦੇ ਹਨ ਜਿੱਥੇ ਜਿੱਥੇ ਸ਼ਰਧਾਲੂ ਚਾਹੁੰਦੇ ਹਨ। “ਇਥੇ 
ਪਾਠ ਧਰਸਾਲੂ ਛਪਿਆ ਹੋਇਆ ਸੀ ਜੋ ਅਸ਼ੁੱਧ ਜਾਪਦਾ ਹੈ, 
ਅਸਾਂ 'ਸ਼ਰਧਾਲੂ' ਪਾਠ ਬਣਾ ਦਿੱਤਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੧੪॥ 

ਨਿਹਾਰ ਕੈ ਪੁਰੀ ਸੁਰੰਮ, ਗੰਮ ਗੋ ਜਨੰਮ ਕੋ'। 
ਛਬਾਨ ਛੁੰਗ ਛਹਿਰੈਂ, ਛਜਾਨ ਛਾਤ ਛੰਮ ਕੋ'। 
ਅਟਾਂ ਕਰਤ ਬਾਰਤਾ, ਘਟਾਂ ਛਟਾਨ ਸੰਗ ਸੋਂ”। 
ਕਲੱਸ ਭੂਰ ਲੱਸ ਹੀਂ, ਦਰਸ ਸੂਰਰੰਗ ਸੋਂ” 
॥੧੫॥ 

ਸੁਹੰਤ ਸੈਲ ਮਾਲਕਾ, ਸਕਾਲਕਾ ਬਿਸਾਲਕਾ'। 


ਬਜ਼ਾਰ ਬਾਗ ਘਾਟਕਾ, ਅਗਾਰ ਤੁੰਗ ਜਾਲਕਾ'। 


ਗੁਰੂ ਕਿ ਪੌਰ ਸਾਮ ਨੌਰ, ਔਰ ਰਾਮਦਾਯਕੰ'। 


ਤਹਾਂ ਕੀ ਸੋਭ ਕੋ ਕਹੇ, ਰਹੇ ਤਿਲੋਕ ਨਾਯਕੰ' 
॥੧੬॥ 

ਦੁਆਰ ਪਾਲ' ਜਾਇ, ਮਾਥ ਨਾਇ ਹਾਥ ਜੋਰ ਕੈ। 
ਮ੍ਰਿਗਿੰਦ ਪੰਥ ਨਾਥ ਪੈ, ਸੁਨਾਇਓ ਨਿਹੋਰ ਕੈ'। 


ਬਜ਼ੀਰ ਨਾਹਣੇਸ ਕੋ, ਸੰਦੇਸ ਬੇਸ' ਲਯਾਯੋ। 
ਪਦੰਮ ਪਾਦ ਰਾਵਰੇ, ਪਿਖੰਨ ਮਨ ਚਾਹਯੋ' 
॥੧੭॥ 

ਦਿਵਾਨ ਨੰਦ ਚੰਦ ਕੋ, ਗੁਰੂ ਸੁ ਦੂਤ ਪੈ ਪਠਯੋ। 
ਮਕਾਨ ਖਾਨ ਪਾਨ ਦੈ, ਬਿਸੇਸ ਆਦਰੈਂ ਠਟਯੋ'। 
ਸਭਾ ਸਜਾਇ, 'ਦੂਸਰੇ ਦਿਵਸ ਸੋ ਬੁਲਾਇਓ'। 
ਵਕੀਲ ਢੀਲ ਛੋਰਿ, ਆਇ ਪਾਇ ਸੀਸ ਨਾਇਓ 
॥੧੮॥ 

ਬਿਭੋ ਅਰੂਜ ਹੇਰ ਕੈ, ਸੁ ਤੱਜਬੈਂ ਰਹਾਇਓ'। 
ਆਨੰਦ ਸੁਖ ਪੁਛਯੋ, ਗੁਰੂ ਉਨੈਂ ਸੁਨਾਇਓ। 
ਬਿਨੈ ਸੁ ਪੱਤ੍ਰ ਭੂਪ ਕਾ, ਸਭੇਟ ਦੈ ਉਚਾਰਿਓ। 
ਨਰੇਸ _ਚਾਹਿ ਰਾਵਰੇ ਪਦਾਂਬੁਜੈ' ਨਿਹਾਰਿਓ 


1387 


ਸੁੰਦਰ ਪੁਰੀ ਦੇਖ ਕੇ ਜਨਮਾਂ ਦਾ ਗ਼ਮ (ਗੋ) ਚਲਾ ਗਿਆ। 
'(ਛੰਮ) ਸੁੰਦਰ (ਛਾਤ) ਛੱਤਾਂ ਦੇ (ਛਜਾਨ) ਛੱਜੇ (ਛੁੰਗ) ਸਮੂੰਹ 
(ਛਬਾਨ) ਸੋਭਾ ਨਾਲ (ਛਹਿਰੈਂ) ਫਬ ਰਹੇ ਹਨ। 

'ਅਟਾਰੀਆਂ ਘਟਾਂ ਤੇ ਬਿਜਲੀਆਂ ਨਾਲ ਗੱਲਾਂ ਕਰਦੀਆਂ 
ਹਨ। 

'ਕਲਸ ਬਹੁਤੇ ਚਮਕਦੇ ਹਨ ਜੋ ਸੂਰਜ ਦੇਰੰਗ ਵਾਂਗ ਦਿੱਸਦੇ 
ਹਨ। 

'(ਸਕਾਲਕਾ) ਕਾਲਿਕਾ ਦੇਵੀ (ਨੈਣਾ ਦੇਵੀ) ਦੇ ਪਹਾੜ ਦੇ 
ਹਨ। 

'(ਘਾਟਿਕਾ)ਰਸਤੇ _(ਜਾਲਿਕਾ) ਸਮੂੰਹ (ਤੁੰਗ) ਉੱਚੇ 
(ਅਗਾਰ) ਘਰ। 

'ਗੁਰਾਂ ਦੇ ਦਰਸ਼ਨੀ ਦਰਵਾਜ਼ੇ ਵਰਗੀ ਹੋਰ ਅਰਾਮ ਦੇਣ ਵਾਲੀ 
ਜਗ੍ਹਾ (ਕੰ) ਕਿੱਥੇ ਹੈ। 

'ਜਿੱਥੇ ਤਿੰਨਾਂ ਲੋਕਾਂ ਦਾ ਮਾਲਕ ਰਹਿੰਦਾ ਹੈ। 


'ਚੋਬਦਾਰ। 

ਸਿੰਘਾਂ ਦੇ ਪੰਥ ਦੇ ਮਾਲਕ ਪਾਸ _ਨਿੰਮੁਤਾ ਸਹਿਤ 
ਸੁਣਾਇਆ। 

ਚੰਗਾ ਸੁਨੇਹਾ। 

।ਆਪ ਦੇ ਚਰਨ ਕੰਵਲ ਦੇਖਣ ਨੂੰ ਮਨ ਚਾਹੁੰਦਾ ਹੈ। 


'ਸਮੱਗ੍ਹੀ ਤੇ ਪ੍ਰਤਾਪ ਵੇਖ ਕੇ ਹੈਰਾਨ ਰਹਿ ਗਿਆ। 





1388 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੧੯॥ 

ਚਲੋ ਉਤਾਲ' ਦਯਾਲ ਹੂ, ਨਿਹਾਲ ਤਾਂਹਿ 

ਕੀਜੀਏ। 

ਸ਼ਿਕਾਰ ਤੀਰ ਭਾਨੁ ਧੀ', ਅਪਾਰ ਹੈਂ ਖਿਲੀਜੀਏ। 

ਨਿਹਾਤ' ਸ਼ੌਕ ਭੂਪ ਕੋ, ਸੁ ਖੂਪ ਸੰਗ ਖੇਲ ਹੈ। 

ਬਿਸੇਸ ਸੇਵ ਸੇਵ ਹੈ, ਹਮੇਸ਼ ਰਾਖ ਮੇਲ ਹੈ 

॥੨੦॥ 

ਪੁਨਾ ਸੁ ਪੱਤਰ ਭੂਪ ਕਾ, ਸੁ ਖੇਮ ਪ੍ਰੇਮ ਮੈਂ ਪਗਯੋ। _ 'ਅਨੰਦ ਤੇ ਪ੍ਰੇਮ 'ਚਰੰਗਿਆ ਹੋਇਆ ਹੈ। 
ਪਢਾਇ ਮੋਦ ਭੇ ਗੁਰੂ, ਬਿਨੋਦ' ਸ਼ੌਕ ਹੈ ਜਗਯੋ। _'ਕੌਤਕਾਂ ਦਾ। 

ਮਸੰਦ ਬ੍ਰਿੰਦ ਜੰਗ ਤੈ, ਕੁਰੰਗ ਥੇ' ਜੁ ਨਿੱਤ ਹੀ। __ 'ਹਰਨ ਸਨ ਭਾਵ ਡਰਦੇ ਸਨ। 
ਤਿਨੈਂ ਸੁ ਮਾਤ ਪੈ ਕਹੀ, ਅਨੰਦ ਹੈ ਅਮਿਤ ਹੀ 

॥੨੧॥ 

ਭਈ ਹਮਾਰਿ ਭਾਵਤੀ', ਗੁਰੂ ਜਿ ਜਾਇ ਹੈੱ_ 'ਮਨ ਭਾਉਂਦੀ। 

ਤਹਾਂ। 

ਮਿਟੈ ਬਿਰੋਧ ਸੈਹਜੇ, ਰਹੈਂ ਪਰੱਚ ਭੀ ਮਹਾਂ। 

ਅਜੀਤ ਮੱਲ ਆਦਿ, ਪਾਂਚ ਬੀਰ ਨੰਦ ਚੰਦ ਕੋ। 

ਬੁਲਾਇ ਮਾਤ ਸਾਹਿਬਾ, ਕਹਯੋ ਕ੍ਰਿਪਾਲ ਚੰਦ ਕੋ 

॥੨੨॥ 

ਲਵਾਇ ਸੰਗ ਲੈ ਚਲੋ, ਗੁਰੈਂ ਸੁ ਨਾਹਣੇਸ ਕੇ'। ।ਆਪਣੇ ਨਾਲ ਲੈ ਕੇ ਨਾਹਣ ਦੇ ਰਾਜੇ ਪਾਸ ਲੈ ਚੱਲੋ। 
ਤਹਾਂ ਰਹਾਹਿਂ, ਆ ਮਿਲੇਂ ਨਰੇਸ ਔਰ ਦੇਸ ਕੇ। 

ਸਲਾਹਿ ਐਸ ਠਾਨ, ਮਾਤ ਪੈ ਗੁਰੈਂ ਲਿਆਨਿਓ। 

ਪ੍ਰਸੰਗ ਢੰਗ ਪਾਇ ਕੈ, ਸੁ ਮਾਤ ਯੋ ਬਖਾਨਿਓ 

॥੨੩॥ 

ਸੁਨਯੋ, ਵਕੀਲ ਨਾਹਣੇਸ ਕੋ ਅਯੋ ਬੁਲਾਵਨੋ। 

ਉਮੰਗ ਸੋਂ ਬੁਲਾਇ ਜੋ, ਨਿਸੰਗ ਤੈਂਹ ਜਾਵਨੋ। 

ਫਬੈ ਪ੍ਰਤਾਪ ਆਪ ਕੋ, ਦਬੈਂ ਤਮਾਮ ਸੱਤਰੂ। 

ਹਮੇਸ਼ ਕਾ ਕਲੇਸ਼, ਦੂਰ ਹੋਇ ਹੈ ਅਵੱਤਰੂ' 'ਬਿਨਾ ਸੰਸੇ ਤੋਂ 

॥੨੪॥ 

ਮਿਟੈ ਬਿਰੋਧ ਭੀਮ ਚੰਦ ਮੰਦ ਕੋ ਭਿ ਤਾਵਤੈਂ'। ੨੨੬੮੨ 

ਕਰੈਂਹ ਸੈਲ ਸੈਲ ਕੋ' ਰਹੈਂਹ ਤਾਂਹਿ ਯਾਵਤੈਂ”। 'ਪਹਾੜਾਂ ਦੀ ਸੈਰ। “ਜਦੋਂ ਤੱਕ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਲਿੰਦਰੀ' ਨਹਾਇ ਹੈਂ, ਹਮੇ ਭਿ ਸੰਗ ਲੈ ਚਲੋ। 

ਦਬੈਹ ਰਾਮਰਾਇ ਭੀ, ਮਿਲੈਹ ਆਇ ਕੈ ਭਲੋ 

॥੨੫॥ 

ਗੁਰੂ ਭੀ ਆਦਿ' ਯਾਂਹਿ ਤੈ, ਅਨੰਤ ਠੌਰ ਹੈਂ ਗਏ। _'ਸ਼ੀ ਗੁਰੂ ਨਾਨਕ ਦੇਵ ਜੀ। 
ਕਰੇ ਸੁ ਯਾਦ ਜਾਂਹਿ, ਸੂਖ ਤਾਂਹਿ ਜਾਇ ਹੈਂ ਦਏ। 

ਇਹੀ ਸੁਭਾਇ ਸੰਤ ਕੋ, ਨ ਦੂਖਿ ਕੋ ਦੁਖਾਇ ਹੈਂ। 'ਦੁਖੀ ਨੂੰ ਦੁਖਾਵੇ ਨਾ। 
॥੨੬॥ 

ਬਡੇ ਜਗੱਤ ਜੇ ਭਏ, ਭਗੱਤ ਮਾਤ ਤਾਤ' ਕੋ। 'ਪਿਤਾ। 
ਕਹਸੋ ਕਰੱਤ ਹੈਂ ਰਹੇ, ਗਹੱਤ' ਬਾਤ ਸਾਂਤਿ ਕੋ। __'ਗੁਹਿਣ ਕਰਦੇ ਰਹੇ ਹਨ। 
ਗਏ ਤਯਾਗ ਰਾਮ ਰਾਜ, ਕੇਕਈ ਕੇ ਬਾਕ ਪੈ। 

ਫਰੀਦ, ਗੋਪਿ ਚੰਦ, ਧੂ ਥਏ ਫਕੀਰ ਤਾਕ ਪੈ! '(ਰੱਬ ਦੀ) ਤਲਾਸ਼ ਵਾਸਤੇ। 
॥੨੭॥ 

ਅਹੋ ਸਪੂਤ ਬਾਤ ਏਹੁ, ਮਾਨ ਮਾਤ ਕੀ ਅਬੈ। 

ਨ ਫੇਰ ਜਿੱਦ ਮੈਂ ਕਰੋਂ, ਨ ਕਾਂਹਿ ਬਾਤ ਪੈ ਕਬੈ। 

ਇਤਯਾਦਿ ਬਾਤ ਮਾਤ ਨੈ, ਬਖਯਾਤ ਤਾਤ' ਜੋ 

ਕਹੀ। 

ਕ੍ਰਿਪਾਲ ਚੰਦ ਆਦਿ ਕੀ, ਸਲਾਹਿ ਰਾਇ ਭੀ 

ਲਹੀ ॥੨੮॥ 

ਤਬੈ ਤੁ ਨੰਦ ਚੰਦ ਕੋ, ਗੁਰੂ ਬੁਲਾਇ ਕੈ ਕਹਜੋ। 

ਸਸੈਨ ਤਯਾਰ ਹੋਇ, ਸਾਜ ਸੰਗ ਪੁੰਜ ਹੀ ਲਹਜੋ। 

ਸੁਭੱਟ ਗਰੱਟ' ਛੋਰਿ ਕੈ, ਪੁਰੀ ਅਨੰਦ ਰੱਖਕੰ। __'ਸੁਰਮਿਆਂ ਦਾ ਜੱਥਾ। 
ਸੁ ਬੀਰ ਭੀਰ ਧੀਰ, ਸੰਗ ਲੈਹਿ ਦੋਖ ਭੱਖਕੰ' ਦੋਸ਼ਾਂ ਨੂੰ ਨਾਸ ਕਰਨ ਵਾਲੇ (ਸਤਿਗੁਰਾਂ ਨੇ)। 
॥੨੯॥ 

ਦੋਹਰਾ: 

ਤੋਰੇ ਡੋਰੇ, ਬਹਿਲ', ਰਥ, 'ਬੈਲ ਗੱਡੀਆਂ। 
ਸਕਟੇ', ਸੁਤ੍ਰ, ਲਦਾਇ। 'ਗੱਡੇ। “ਊਠ। 
ਨਾਹਣੇਸ ਕੇ ਪਾਹੁਨੇ, 

ਬਨਿ ਚਾਲੇ ਉਮਗਾਇ' ॥੩੦॥ ਉਤਸ਼ਾਹ ਨਾਲ। 
ਹਾਕਲਾ ਛੰਦ: 


1389 





1390 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਸ਼ਸਤਰ ਬਸਤਰ ਸਾਜੇ। 
ਪਰਸਾਦੀ ਗਜ ਪਰ ਗਾਜੇ'। 

ਮਨਿ ਗਨ ਯੁਤ ਹੇਂਮ' ਅੰਬਾਰੀ। 
ਜਨੁ ਸੋਹਿੰ ਬਿਕੁੰਠ ਅਟਾਰੀ ॥੩੧॥ 
ਸਸਿ', ਸੰਗੋ, ਮੱਲ ਅਜੀਤੈ। 

ਕਰ ਚੌਰ ਸੁ ਮੁੱਠਾ ਲੀਤੈ'। 

ਦੁਹਿ ਦਿਸੈ ਫਿਰਾਵਤ ਜਾਹੀਂ। 

ਜਨੁ ਹੰਸ ਮਯੂਰ' ਉਡਾਹੀਂ ॥ ੩੨ ॥ 
ਝੁਕ ਝੂਲਤ ਝਾਲਰ ਝੂਲੈ'। 

ਮਨਿ ਜਰੀ ਜ਼ਰੀ ਮਕਤੂਲੈਂ'। 


ਪੰਨੇ' ਪੁਖਰਾਜ? ਸਤਾਰੇ। 

ਨਭ ਫਬ ਜਨੁ ਰਹੇ ਸਤਾਰੇ ॥ ੩੩ ॥ 
ਗਰਿ ਛੁੱਦੁ ਘੰਟਿਕਾ ਮਾਲਾ'। 

ਪਗ ਨੇਵਰ ਬਜੈਂ ਰਸਾਲਾ'। 


ਘੰਟੇ ਜੁਗ ਦਿਸ ਗਰਜੈ ਹੈਂ। 

ਸੁਨਿ ਸਾਵਨ ਮੇਘ ਲਜੈ ਹੈਂ ॥੩੪॥ 
ਤ੍ਰੈ ਦਿਸ ਤੈ ਚਾਂਦ ਚਮੱਕੈਂ। 

ਕਵਿ ਖੜੇ ਛੁੰਗ ਛਬਿ' ਤੱਕੈਂ। 

ਕਿਤ ਰੁੱਦੂ ਖੋਲ੍ਹ ਦ੍ਰਿਗ ਚਾਲਾ'। 

ਗਿਰਿ ਕਾਜਰ ਬੀਜ ਕਿ ਜਾਲਾ' ॥ ੩੫॥ 
ਜਨੁ ਬਨ ਠਨ ਗਨਪਤਿ ਬੇਗੈਂ”। 


ਕਿਤ ਰਵਿ ਸਸਿ ਬੀਜ ਸਮੇਘੈਂ'। 
ਮਿਲਿ ਰਾਂਕਾ ਕੁਹੂ ਕਿ ਜਾਂਹੀ'। 


ਪਿਖਿ ਇੰਦੂ ਗਜਿੰਦੂ' ਲਜਾਹੀਂ ॥੩੬॥ 
ਚਢਿ ਚਲੀ ਸੈਨ ਗੁਰੁ ਕੇਰੀ। 
ਚਤੁਰੰਗ ਅੰਗ ਬਹੁਤੇਰੀ'। 


'ਬੈਠੇ। (ਫਾ: ਗਾਜ਼- ਅਸਥਾਨ, ਇਸਥਤ, ਬੈਠੇ।) 
ਸੋਨੇ ਦੀ। 


(ਕ੍ਰਿਪਾਲ) ਚੰਦ ਮਾਮਾ। 

ਹੱਥ 'ਚ (ਮੋਰ ਦੇ ਖੰਭਾਂ ਦਾ) ਮੁੱਠਾ ਤੇ ਚੌਰ ਲਿਆ। 

'ਮੋਰ। 

ਨੀਵੀਂ ਹੋ ਕੇ ਤੇ (ਝੂਲਤ) ਹਿਲ ਕੇ ਝਾਲਰ ਝੂਲਦੀ ਹੈ। 
'ਜ਼ਰੀ ਤੇ (ਮਕਤੂਲ)ਰੇਸ਼ਮ ਵਿੱਚ ਮਣੀਆਂ ਜੜ੍ਹੀਆਂ ਹੋਈਆਂ 
ਹਨ। 

'ਫ਼ੀਰੋਜ਼ੇ ਦੀ ਜਾਤ ਦਾ ਇਕਰਤਨ। “ਇਕਰਤਨ ਜੋ ਨੌਂਰਤਨਾਂ 
ਵਿੱਚ ਗਿਣਿਆ ਜਾਂਦਾ ਹੈ। 


'ਗਲ 'ਚ ਛੋਟੇ ਘੁੰਘਰੂਆਂ ਦੀ ਮਾਲਾ ਹੈ। 
ਪੈਰਾਂ 'ਚ ਸੁੰਦਰ ਝਾਂਜਰਾਂ ਵਜਦੀਆਂ ਹਨ। 


ਸਮੂੰਹ ਸੋਭਾ। 

'ਕੀ ਸ਼ਿਵ ਜੀ ਨੇਤ੍ਰ ਖੋਲ੍ਹ ਕੇ ਜਾ ਰਿਹਾ ਹੈ। 

'ਸੁਰਮੇ ਦਾ ਪਹਾੜ ਹੈ ਜਾਂ ਸਮੂੰਹ ਬਿਜਲੀਆਂ ਹਨ। 

'ਜਾਂ ਜਾਣੋ ਗਣੇਸ਼ ਬਣ ਠਣ ਕੇ (ਬੇਗੈਂ) ਤੇਜ਼ੀ ਨਾਲ (ਜਾ ਰਿਹਾ 
ਹੈ)। 

ਰਹ 
'ਜਾਂ (ਰਾਂਕਾ) ਪੁੰਨਿਆ ਦਾ ਚੰਦ ਤੇ (ਕੁਹੂ) ਪਹਾੜ (ਮਿਲਿ) 
ਮਿਲ ਕੇ (ਜਾ ਰਹੇ ਹਨ)। 

।ਐਰਾਪਤ ਹਾਥੀ। 


'ਚਾਰ ਤਰ੍ਹਾਂ ਦੀ (ਹਾਥੀਆਂ, ਘੋੜੀਆਂ, ਰੱਥਾਂ ਤੇ ਪੈਦਲ) 
(ਅਤੇ ਹੋਰ) ਬਹੁਤੀ ਅੰਗ) ਸਹਾਇਕ (ਫ਼ੌਜ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1391 


ਰਣਜੀਤ ਨਗਾਰਾ ਬਾਜੈ। 

ਜਿਹ ਧੁਨਿ ਸੁਨ ਅਰਿ ਗਨ ਭਾਜੈਂ ॥੩੭॥ 

ਗੈ ਚਿੰਸਤ ਹਿੰਸਤ ਬਾਜੀ'। ਹਾਥੀ ਚੀਕਦੇ ਤੇ ਘੋੜੇ ਹਿਣਕਦੇ ਹਨ। 

ਸੁਨਿ ਘਟਾਂ ਛਟਾ ਯੁਤ ਲਾਜੀ'। 'ਸੁਣ ਕੇ ਬੱਦਲ ਦੀ ਘਟਾ ਬਿਜਲੀ ਸਣੇ ਸ਼ਰਮਿੰਦਾ ਹੁੰਦੀਆਂ 
ਹਨ। 

ਚੰਚਲ ਚਿਤ ਚੋਰ ਚਈਲੇ'। 'ਚੰਚਲ ਤੇ ਚਿੱਤ ਨੂੰ ਚੁਰਾਉਣ ਵਾਲੇ ਅਤੇ ਚਾਉ ਵਾਲੇ ਹਨ। 

ਚੌਕਤ ਚਿਤਵਤ ਚਰਚੀਲੇ' ॥ ੩੮ ॥ '(ਚੌਕਤ) ਬੋਲਦੇ ਹਨ ਅਤੇ (ਚਰਚੀਲੇ) ਨਾਚ ਕਰਨਾ (ਚਿਤ 
ਵਿੱਚ) ਚਿਤਵਦੇ ਹਨ। 

ਛੰਨੀ ਛੁਹਿ ਛੁਭੈ' ਉਛਾਲੈਂ'। 'ਧਰਤੀ ਨੂੰ ਛੋਹ ਕੇ (ਛੁਭੈਂ) ਗੁੱਸੇ ਨਾਲ ਉਛਲਦੇ ਹਨ। 

ਨਟ ਲਾਜਤ ਨਚਤ ਨਿਹਾਲੈ”। 'ਦੇਖ ਕੇ। 

ਮ੍ਰਿਗ ਛੋਨੈ ਗੋਨੈ ਪੰਨੈ'। 'ਹਰਨਾਂ ਦੇ ਬੱਚਿਆਂ (ਜਾਂ) ਹਵਾ ਵਾਂਗ ਚਲਦੇ ਹਨ। 

ਜੀਤੈਂ ਮਨ ਮੀਤੈਂ ਲੌਨੈ' ॥ ੩੯॥ 'ਚੰਗੇ ਮਿੱਤ੍ਰਾਂ ਦੇ ਮਨ ਨੂੰ ਜਿੱਤਦੇ ਹਨ। 

ਸਿਖ ਪ੍ਰੇਮੀ ਚਲੇ ਅਪਾਰੇ। 

ਜਿਨ ਮਨ ਗੁਰੁ ਪਗ ਪਰ ਵਾਰੇ। 

ਸੰਗ ਚਲਯੋ ਪੰਜ ਸੈ ਸਾਧੂ। 

ਜੇ ਛਕਤਿ ਕੜਾਹ ਪ੍ਰਸ਼ਾਦੂ ॥੪੦॥ 

ਗੁਰੁ ਕਰਿ ਕੀਰਤਿ ਪੁਰ ਡੇਰਾ। 

ਪੁਸ਼ਾਦ ਕਰਾਇ ਬਧੇਰਾ। 

ਗੁਰੁ ਖਸ਼ਟਮ ਸਾਤਮ ਦੇਹਰੇ'। 

ਬੁਤਵਾਯੋ ਜਾਇ ਸਬੇਰੇ' ॥੪੧॥ 

ਯੁਤ ਨਾਤੀ ਸੂਰਜ ਮਲ ਕੇ'। 

ਪੁਵਾਣ ਅਯੋ ਸਥਿ ਚਲ ਕੇ। 

ਮਿਲਿ ਜਥਾ ਜੋਗ ਸਥਿ ਸੰਗੈਂ। 

ਮਗ ਲੀਨੋ ਅੱਗੂ ਨਿਸੰਗੈਂ ॥੪੨॥ 

ਇਕ ਦਿਨ ਰਹਿ ਰੋਪੜ ਮੇਂ ਹੈਂ। 

ਚ਼ਲਿ ਸਨੇ ਸਨੇ ਪਹੁੰਚੇ ਹੈਂ। 

ਪ੍ਰਕਾਸ਼ ਮੇਦਨੀ ਸੁਨ ਕੈ। 

ਆ ਮਿਲਿਓ ਆਗੇ ਗੁਨ ਕੈ ॥੪੨॥ 

ਪਿਖਿ ਰੂਪ ਖੂਪ ਮੁਦ ਹੋਯੋ। 

ਨਿਜ ਜਨਮ ਸਫਲ ਭਾ ਜੋਯੋ'। 





1392 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਗ ਪੰਕਜ ਪੈ ਸਿਰ ਧਰ ਕੈ। 

ਬਰ ਬਾਜ ਨਜ਼ਰ ਇਕ ਕਰ ਕੈ' ॥ ੪੪ ॥ 
ਮੁਹਿਰਾਂ ਪਾਟੰਬਰ ਚਾਰੀ। 

ਬੰਦਯੋ ਧਰਿ ਮਾਤ ਅਗਾਰੀ। 

ਨਿਜ ਧੰਨ ਭਾਗ ਬਰਨੈ ਕੈ'। 

ਲੈ ਗਯੋ ਧਾਂਮ ਮੁਦ ਹੂ ਕੈ ॥੪੫॥ 
ਡੇਰਾ ਸੁਭ ਠੌਰ ਕਰਾਯੋ। 

ਵਥੁ ਬਾਂਛਿਤ ਦੈ ਪੁਨ ਗਾਯੋ। 

ਮਮ ਮਨ ਤਨ ਧਨ ਘਰ ਥਾਰਾ'। 

ਜੋ ਚਹੀਏ ਲਿਹੁ ਬਿਨ ਬਾਰਾ' ॥੪੬॥ 
ਹਿਤ ਸੇਵਾ ਸਚਵ ਤਜੈ ਕੈ। 

ਲੈ ਆਗਯਾ ਨਿਜ ਘਰ ਜੈ ਕੈ। 
ਪਹੁਨਾਈ' ਸਬਿ ਪਹੁੰਚਾਈ। 

ਜਿਮ ਲੇਤ ਦੇਤ ਬਡਰਾਈ' ॥ ੪੩੭ ॥ 
ਗੁਰੁ ਛਕਿ ਪ੍ਰਸ਼ਾਦ ਬਿਰਾਜੇ। 

ਮੁਦ ਪਾਇ ਸਸੈਨ ਸਮਾਜੇ'। 

ਨਿਸ ਢਰੀ ਬਜੇ ਪੁਨ ਬਾਜੇ। 

ਹੈ! ਹਿਣਕੈ ਗੈ? ਬਹੁ ਗਾਜੇ ॥। ੪੮ ॥ 
ਜਾਗੇ ਸਬਿ ਸਿੱਖ ਸਭਾਗੇ। 
ਗੁਰੁਬਾਣੀ ਪਢਨੇ ਲਾਗੇ। 

ਜਨੁ ਕੋਕਲ' ਦਾਦਰ£ ਮੋਰੈਂ। 

ਪਾਵਸ ਮਿਦੁ ਮਾਂਡਯੋ ਸ਼ੋਰੈਂ' ॥੪੯॥ 
ਨ੍ਿਪ ਰਾਣੀ, ਗਨ ਜਨ ਔਰੈ”। 
ਸੁਨਿ ਭਜਨ ਭਏ ਮੁਦ ਗੌਰੈ”। 

ਫਿਰ ਆਸਾ ਵਾਰ ਲਗਾਈ। 
ਰਾਗੀਨਿ' ਰਾਗ ਸੁਠ ਗਾਈ ॥ ੫੦॥ 
ਗੁਰੁ ਸੌਚ ਸ਼ਨਾਨ ਕਰੈ ਕੈ। 

ਬੈਠੇ ਨਿਜ ਧਯਾਨ ਧਰੈ ਕੈ। 

ਦਿਨ ਚਢੇ ਦਿਵਾਨ ਲਗਾਏ। 

ਗੁਰੁ ਸ਼ਸਤ੍ਰ ਬਸਤੁ ਸਜਾਏ ॥੫੧॥ 


'ਪਾਹੁਣਚਾਰੀ। 
'ਵੱਡੇਰਾਜੇ। 


'ਇਕੱਠ ਤੇ ਫ਼ੌਜ ਸਣੇ ਅਨੰਦ ਪਾਇਆ। 

'ਘੋੜੇ। ?ਹਾਥੀ। 

'ਕੋਇਲਾਂ। “ਡੱਡੂਆਂ। 

'ਜਾਣੋ ਵਰਖਾ ਦੀਰੁੱਤ ਵਿੱਚ ਕੋਮਲ ਸ਼ੋਰ ਕਰ ਰਹੇ ਹਨ। 
ਬਹੁਤੇ ਹੋਰ ਲੋਕ। 

'ਬਹੁਤ ਅਨੰਦ। 


'ਰਾਗੀਆਂ ਨੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1393 


ਸੁਨ ਕਲਗੀ ਜਿਗਾ ਜਰਾਊ। 
ਜਨੁ ਮੁਕਟ ਧਰਯੋ ਦਿਨਰਾਊ'। 
ਸੂਤਿ ਕੁੰਡਲ ਲੋਲ ਕਲੋਲੈ''। 


ਸਸਿ ਪਰ ਜਨੁ ਚਪਲਾ ਡੋਲੈਂ! ॥੫੨॥ 
ਬੋਲੈਂ, ਛਬਿ ਉਠਤ ਕਲੋਲੈਂ”। 

ਜਨੁ ਗੰਗ ਤਰੰਗ ਅਮੋਲੈਂ। 
ਮੁਸਕਾਨ ਖੁਲੈਂ ਰਦ-ਛਦ ਯੌ”। 

ਹੀਰੇ ਪਰਵਾਲੇ ਮਧ ਜਯੋਂ! ॥੫੨॥ 
ਰਸ ਅਮੈ ਮਈ ਵਰ ਬਾਨੀ'। 

ਦਾਸਨ ਕੇ ਭਵਰੁਜ ਹਾਨੀ'। 

ਗਜ ਮੁਕਤਾ ਮਾਲ ਬਿਸਾਲੈਂ। 

ਕੰਠਾ ਸੁਠ ਕੰਠਿ ਕਮਾਲੈਂ! ॥੫੪॥ 


ਨਵਰਤਨ ਜਟਿਤ ਭਰਵੱਟੇ'। 

ਜਨ ਨਵ ਗੂਹਿ ਗੁਰੈਂ ਗਰੱਠੇ'। 

ਕਰ ਕੰਕਨ ਕੰਚਨ ਨੀਕੇ'। 

ਭੁਜ ਕਰੀ ਕਰਭ ਕਰ ਠੀਕੇ' ॥ ੫੫ ॥ 


ਉਰ ਆਯੁਤ ਉਨੱਤ ਕੰਧੇ'। 

ਜਨੁ ਹਿੰਦੁ ਧਰਮ ਕੇ ਬੰਧੇ'। 

ਪਗ ਕੱਛਪ ਪ੍ਰਿਸ਼ਟਿ ਸਮਾਨੰ'। 

ਭਵ ਹਰੈਂ! ਧਰੈਂ ਜੇ ਧਜਾਨੰ ॥੫੬॥ 
ਕਲ ਕੰਧ ਕੁਵੰਡ ਕਠੌਰੈਂ'। 

ਕਰ ਸਰ ਫੇਰਤ ਚਿਤ ਚੋਰੈਂ'। 
ਸਿੰਘਾਸਨ ਪੈ ਬੀਰਾਸਨ। 

ਬੈਠੇ ਸੁਖ ਦਾਯਕ ਦਾਸਨ ॥੫੭॥ 
ਛਬਿ ਫਬਿ ਪਿਖਿ ਮਘਵਾ' ਲਜ ਹੈ। 
ਪਿਖਿ ਮਦਨ ਬਦਨ ਨਿਜ ਕਜ ਹੈ'। 
ਸੁਰ ਸੋਹਿਤ ਸਿੱਖ ਸਜੀਲੇ'। 


'ਸੂਰਜ ਨੇ। 

ਕੰਨਾਂ 'ਚ ਸੁੰਦਰ ਕੁੰਡਲ ਚੰਚਲ) ਹਿਲ ਕੇ ਕਲੋਲਾਂ ਕਰਦੇ 
ਹਨ। 

ਜਾਣੋ ਚੰਦ ਤੇ ਬਿਜਲੀਆਂ ਹਿਲਦੀਆਂ ਹਨ। 

'ਸੋਭਾ ਦੀਆਂ ਲਹਿਰਾਂ ਉਠਦੀਆਂ ਹਨ। 


'ਮੁਸਕਰਾਉਂਦਿਆਂ (ਰਦ ਛਦ) ਬੁੱਲ੍ਹ ਐਉਂ ਖੁਲ੍ਹਦੇ ਹਨ। 
ਅੰਮ੍ਰਿਤ ਰਸ ਰੂਪ ਸ੍ਰੇਸ਼ਟ ਬਾਣੀ। 


'ਸੰਸਾਰਕਰੋਗਾਂ ਨੂੰ ਨਾਸ ਕਰਨ ਵਾਲੀ। 


'ਗਲ ਵਿੱਚ ਸੁੰਦਰ ਤੇ (ਕਮਾਲ) ਬਹੁਤ ਚੰਗਾ ਕੰਠਾ ਪਾਇਆ 
ਹੈ। 

'ਬਾਜ਼ੂ ਬੰਦ। 

'ਪਕੜੇ ਹੋਏ ਹਨ। 

ਹੱਥਾਂ 'ਚ ਸੋਨੇ ਦੇ ਸੁੰਦਰ ਕੜੇ ਹਨ। 
'ਬਾਹਾਂ ਹਾਥੀ ਦੇ (ਕਰਭ) ਬੱਚੇ ਦੀ (ਕਰ) ਸੁੰਡ ਵਰਗੀਆਂ 
ਠੀਕ ਹਨ। 

ਛਾਤੀ ਚੌੜੀ ਤੇ ਉੱਚੇ ਮੋਢੇ ਹਨ। 

'ਬੰਨ੍ਹ ਹਨ। 

ਪੈਰ ਕੱਛੂ ਦੀ ਪਿੱਠ ਵਾਂਗ ਹਨ। 

'ਜੰਮਣ ਮਰਣ ਮੇਟ ਦੇਂਦੇ ਹਨ। 

/ਮੋਢੇ 'ਤੇ ਸੁੰਦਰ ਤੇ ਕਰੜਾ ਧਨੁਸ਼ ਹੈ। 

ਹੱਥ 'ਚ ਤੀਰ ਫੇਰਦੇ ਚਿੱਤ ਨੂੰ ਚੁਰਾਉਂਦੇ ਹਨ। 


'ਇੰਦੂ। 
'ਕਾਮ ਦੇਖ ਕੇ ਆਪਣਾ ਮੂੰਹ ਢਕ ਲੈਂਦਾ ਹੈ। 
'ਸਜੇ ਹੋਏ ਸਿੱਖ ਦੇਵਤਿਆਂ ਵਾਂਗ ਸੋਹ ਰਹੇ ਹਨ। 





1394 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਸ ਰਟੈਂ ਨਕੀਬ ਰੰਗੀਲੇ' ॥ ੫੮ ॥ 'ਬੁਲਾਰੇ ਅਨੰਦ ਨਾਲ ਜਸ ਉਚਾਰਦੇ ਹਨ। 
ਬਹੁ ਕੰਚਲ ਦੰਡੀ ਠਾਂਢੇ'। 'ਸੋਨੇ ਦੀਆਂ ਚੋਬਾਂ ਵਾਲੇ ਬਹੁਤੇ ਚੋਬਦਾਰ ਖੜ੍ਹੇ ਹਨ। 
ਗੁਨ ਗਾਇਕ' ਗਾਵਤ ਗਾਢੇ। 'ਗਵੱਈਏ। 

ਜੁਗ ਚਾਰੁ ਚਵਰ ਢੁਰੈ ਹੈਂ”। 'ਦੋ ਸੁੰਦਰ ਚੌਰ ਝੁਲ ਰਹੇ ਹਨ। 

ਜਨੁ ਹੰਸ ਉਡਾਰੀ ਲੈ ਹੈਂ ॥੫੯॥ 

ਤਬ ਨਾਹਣੇਸ ਚਲਿ ਆਯੋ। 

ਸਹਿ ਸਚਵਨ ਸਾਜ ਸਜਾਯੋ। 

ਸਬਿ ਨੈ ਸਿਰਿ ਗੁਰਹਿਂ ਝੁਕਾਏ। 

ਗੁਰੁ ਕਹਯੋ ਨਾਮ ਚਿਤ ਆਏ ॥੬੦॥ 

ਉਨਿ ਨੰਦ ਚੰਦ ਕ੍ਰਿਪਾਲੇ। 

ਸਬਿ ਜਥਾ ਜੋਗ ਬੈਠਾਲੇ। 

ਪਿਖਿ ਸਭਾ ਦਬਦਬਾ ਗੁਰੁ ਕਾ। 

ਸਥਿ ਗਰਬ ਗਯੋ ਨ੍ਿਪ ਉਰ ਕਾ ॥੬੧॥ 

ਜੋ ਸੁਨੀ ਸਿਕੰਦਰ ਕੇਰੀ। 

ਕਹਿਂ ਸੋ ਛਬਿ ਅਬਿ ਸਬਿ ਹੇਰੀ। 


ਗੁਰੁ ਰਾਜਨੀਤਿ ਕੀ ਬਾਤੈ'। 

ਬਹੁ ਨ੍ਰਿਪ ਸੋਂ ਕੀਨ ਬਿਭਾਂਤੈ' ॥ ੬੨॥ 'ਅਨੇਕ ਤਰ੍ਹਾਂ ਦੀਆਂ। 

ਜੋ ਸਹੀ ਸਬੀ ਨੈ ਮਾਨੀ। 

ਜਾਨੇ ਗੁਰੁ ਸੁਰਗੁਰ ਸਾਨੀ'। 'ਗੁਰਾਂ ਨੂੰ ਦੇਵਤਿਆਂ ਦੇ ਗੁਰੂ (ਬ੍ਰਿਹਸਪਤਿ ਦੇ) (ਸਾਨੀ) 


ਸਦਰਸ ਜਾਣਿਆ। 
ਬਡ ਆਕਲ' ਆਲਮ? ਦਾਨਾ?। 'ਅਕਲ ਵਾਲਿਆਂ। “ਵਿਦਵਾਨਾਂ। “ਸਿਆਣਿਆਂ ਨੇ। 
ਸਬਿ ਨੇ ਗੁਰੁ ਕੋ ਪੁਭੁ ਮਾਨਾ ॥ ੬੨॥ 
ਸਹਿ ਸਚਵਨ ਭੂਪ ਬਿਕਾਯੋ। 
ਗੁਰੁ ਮਨੋ ਮੋਹਨੀ' ਪਾਯੋ। ਮੋਹਣੀ ਮੰਤ੍ਰ। 
ਕਹਿਲੂਰ ਪਤੀ' ਕੀ ਗਾਥਾ। 'ਭੀਮ ਚੰਦ। 
ਸਬਿ ਕਹੇਂ ਸੁਨੇਂ ਤਿਸ ਸਾਥਾ ॥੬੪॥ 
ਕਹਿ ਵਹਿ ਅਤਿ ਮੂਢ ਅਭਾਗੀ। 
ਜਿਹ ਪੁੀਤਿ ਨ ਗੁਰੁ ਪਗ ਲਾਗੀ। 
ਸਤਿ ਪੁਰਖਨ ਸੋਂ ਜੋ ਅਰ ਹੈ। 
ਬਿਨ ਕਾਰਣ ਸੋ ਝਰ ਪਰ ਹੈ ॥ ੬੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨ ਭੂਪ ਜੋਰਿ ਕਰ ਭਾਖਜੋ। 

ਦਿਨ ਆਜ ਮੁਕਾਮਹਿ ਰਾਖ੍ਯੋ'। 

ਕਲ ਚ਼ਲਿ ਭਲ ਖੇਲਿ ਸ਼ਿਕਾਰੈਂ। 

ਹਮ ਦੂਣ ਸੂਮੌਰ ਨਿਹਾਰੈਂ ॥੬੬॥ 

ਬਡ ਸੈਲਨਿ ਸੈਲ ਕਰੈਹੈਂ। 

ਗਿਰਿ ਕੰਦੂਨਿ ਅੰਦਰ ਜੈਹੈਂ। 

ਕਿਸ਼ਤੀ ਚਢਿ ਜਮਨ ਤਰੈ ਹੈਂ। 

ਤਟ ਬਨ ਸੁਠ ਥਲ ਨ੍ਰਿਖੈ ਹੈ' ॥੬੭॥ 'ਕਿਨਾਰੇ ਦਾ ਜੰਗਲ ਤੇ ਸੁੰਦਰ ਥਾਂ ਦੇਖਾਂਗੇ। 
ਜਹਿਂ ਸ਼ੇਰ ਸੂਰ ਬਹੁ ਚੈਹੈਂ। 

ਬਿਬਿਧਾ' ਬਨ ਮਿਰਗ ਚਰੈ ਹੈਂ?। ਅਨੇਕ ਤਰ੍ਹਾਂ ਦੇ। “ਫਿਰਦੇ ਹਨ। 

ਮਨ ਭਾਵਨ ਘਾਵਨ ਕੀਜੈ। 

ਕੁਛ ਦਿਨ ਰਹਿ ਇਤ ਸੁਖ ਦੀਜੈ ॥੬੮॥ 

ਗਿਰਿ ਸਿਖਰਿ ਪੁਰੀ ਲਘੁ ਏ ਹੈ'। ਪਹਾੜ ਦੀ ਚੋਟੀ 'ਤੇ ਇਹ ਛੋਟੀ ਜਿਹੀ ਪੁਰੀ ਹੈ। 
ਅਤਿ ਰੰਮ' ਬਿਦਿਤ ਜਗ ਮੇਂ ਹੈ। 'ਬਹੁਤ ਸੁੰਦਰ। 

ਤਰਵਰ ਗਿਰ ਸਰਸ ਸੁਹਾਵੈਂ'। 'ਪਹਾੜਾਂ ਦੇ ਬ੍ਰਿੱਛ ਬਹੁਤ ਸੋਂਹਦੇ ਹਨ। 
ਫੁਲ ਬਿਬਿਧਾ ਖਿਰੇ ਲਖਾਵੈਂ” ॥ ੬੯॥ 'ਦਿੱਸਦੇ ਹਨ। 

ਇਮ ਬਾਤੈਂ ਕਰਿ ਬਹੁ ਭਾਂਤੈਂ। 


ਤਬਿ ਤੱਜਬ ਰਹਯੋ ਬਧੇਰੇ । ੭੦ ॥ 
ਨ੍ਰਿਪ ਜਾਇ ਪੁਨਾ ਢਿਗ ਰਾਂਨੀ। 
ਮਹਿਮਾਂ ਗੁਰੁ ਕੀ ਬਹੁ ਗਾਨੀ'। 


ਢਿਗ ਮਾਤਾ ਚਲਿ ਭਲ ਆਈ ॥ ੭੧॥ 
ਧਰਿ ਜ਼ੇਵਰ ਤੇਵਰ ਭੇਟਾ। 

ਲੈ ਆਸਿਖ ਬਿਰੀ ਅਮੇਟਾ'। 

ਸੀ ਜੀਤੋ ਸੁੰਦੀ ਕੇਰੇ। 

ਗੁਨ ਰੂਪ ਬਿਲੋਕ ਬਧੇਰੇ ॥ ੭੨ ॥ 
ਕਹਿ ਧੰਨ ਸਰਾਹਿਤ ਸਾਰੀ। 

ਤੁਮ ਧੰਨਯ ਜੁ ਪੁਭ ਕੀ ਪਜਾਰੀ। 


1395 





1396 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਬਾਤ ਮਾਤ ਤੈ ਚਾਰੂ। 

ਮਯ ਗਯਾਨ' ਵਿਰਾਗ ਵਿਚਾਰੂ ॥ ੭੩ ॥ 

ਉਨਿ ਜਗ ਮਿੱਥਯਾ ਦਿਢ ਜਾਨਾ। 

ਹਰਿ ਭਗਤਿ ਵਿਖੈ ਮਨ ਮਾਨਾ। 

ਪੁਨ ਰਾਂਨੀ ਬਿਨੈ ਬੁਖਾਨੀ। 

ਹਮ ਚਾਹਿੰ ਪਿਖਯੋ ਗੁਰੁ ਗਜਾਨੀ ॥੧੪॥ 

ਗੁਰੁ ਕੋ ਤਹਿਂ ਮਾਤ ਬੁਲਾਯੋ। 

ਉਨ ਕੋ ਦਰਸ਼ਨ ਕਰਵਾਯੋ। 

ਗੁਰੁ ਪੂਰਨ ਕੀਨੀ ਪੂਰਨ। 

ਉਨਿ ਭੂਰਨ ਇੱਛਜਯਾ ਤੂਰਨ' ॥੧੫॥ ਪੂਰੇ ਗੁਰਾਂ ਨੇ ਉਹਨਾਂ ਦੀਆਂ ਬਹੁਤੀਆਂ ਇੱਛਾਵਾਂ ਛੇਤੀ 
ਹੁ ਪੂਰੀਆਂ ਕੀਤੀਆਂ। 


ਨਹਿਂ ਥਾ ਨ੍ਰਿਪ ਕੇ ਸੁਤ ਏਕੈਂ। 

ਜੁਗ' ਬਖਸ਼ੇ ਜਲਧ ਬਿਵੇਕੈਂ”। 'ਦੋ (ਪੁੱਤਰ)। “ਗਿਆਨ ਦੇ ਸਮੁੰਦਰ (ਸਤਿਗੁਰਾਂ) ਨੇ। 
ਪਿਖਿ ਰੂਪ ਅਨੂਪਮ ਗੁਰੁ ਕਾ। 

ਛੁਟ ਧੀਰ ਗਯੋ ਉਨਿ ਉਰ ਕਾ ॥ ੭੬॥ 


ਸਬਿ ਮਨ ਮੈਂ ਪੁਭੈਂ ਮਨਾਵੈਂ। 

ਕਹਿਂ ਐਸੋ ਪਤਿ ਕਿਮ ਪਾਵੈਂ। 

ਨਹਿ ਚਾਹਿਤ ਸੋ ਘਰ ਜਾਨਨ। 

ਗੁਰੁ ਕੇ ਗੁਨ ਗਨ ਸੁ ਬਖਾਨਨ ॥ ੭੭॥ 

ਪੁਨ ਮਾਤਾ ਨੈ ਬਰਜੋਰੀ'। 

ਵਹਿ ਭੇਜੀ ਘਰੈਂ ਬਹੋਰੀ। 

ਵਹਿ ਦਯੋਸ ਬਿਤਯੋ ਇਸ ਭਾਏ। 

ਨਿਸ ਸੁਪਤੇ ਭੋਰ' ਨਹਾਏ ॥ ੭੮ ॥ 

ਕਰਿ ਭਜਨ ਸਬੀ ਨੇ ਗਹਿਰੇ। 

ਪੁਨ ਸ਼ਸਤੁ ਬਸਤੁ ਪਹਿਰੇ ॥ ੭੯॥ 

ਚੌਪਈ: 

ਸਤ ਮੁਖ ਬਾਜ ਬਾਗ ਸਤ ਗਹਿ ਕੈ'। 'ਸੱਤਾਂ ਮੂੰਹਾਂ ਵਾਲੇ ਘੋੜੇ ਦੀਆਂ ਸੱਤ ਵਾਗਾਂ ਫੜ ਕੇ। 

ਸ਼ਹਿਨਸ਼ਾਹਿ ਦਿਨ ਕੋ ਰਥ ਬਹਿ ਕੈ'। ਦਿਨ ਦਾ ਬਾਦਸ਼ਾਹ (ਸੂਰਜ ਆਪਣੇ) ਰੱਥ 'ਚ ਬੈਠ ਕੇ। 

ਨਿਜ ਦ੍ਰਿਸ਼ਟਿ ਸਿਰਿਸ਼ਟਿ ਪਰ ਡਾਰੀ'। ।ਆਪਣੀ ਨਿਗਾਹ ਸ੍ਰਿਸ਼ਟੀ 'ਤੇ ਸੁੱਟੀ। 

ਦੁਰੇ ਦਰੀਨ ਪੀਨ ਤਮਚਾਰੀ' ॥੮੦॥ '(ਪੀਨ) ਤਕੜੇ (ਤਮਚਾਰੀ) ਅਨ੍ਹੇਰੇ 'ਚ ਵਿਚਰਨ ਵਾਲੇ 
(ਦਰੀਨ) ਪਹਾੜਾਂ ਦੀਆਂ ਕੰਦਰਾਂ 'ਚ ਲੁਕ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1397 


ਰਜਨੀਸ਼੍ੂਰ ਪੀਤਾਂਬਰ ਧਾਰਾ'। 


ਤੇਜ ਮਜੇਜ ਤਜਯੋ ਗਨ ਤਾਰਾ'। 


ਬਾਜੇ ਬਾਜੇ ਬਿਬਿਧ ਬਿਸੇਸੂ। 

ਜਾਗਜੋ ਜ਼ਾਹਿਰ ਤਬੈ ਨਰੈਸੂ ॥੮੧॥ 
ਸਜਯੋ ਸਮਾਜ ਸ਼ਿਕਾਰ ਸਕਾਰੇ'। 

ਸੁਭਟ ਸ਼ਿਕਾਰੀ ਸੰਗ ਸਿਧਾਰੇ। 

ਗੁਰੁ ਕੋ ਬੰਦਨ ਕੀਨੋ ਆਏ। 

ਬਨ ਕੋ ਚਾਲੇ ਸੰਗ ਲਵਾਏ' ॥੮੨॥ 
ਬਾਜ ਸਵਾਰ ਬਾਜ ਕਰ ਧਾਰੇ'। 

ਬਜੇ ਨਗਾਰੇ ਜਨੁ ਘਨ ਕਾਰੇ'। 

ਲਗਰ' ਝਗਰ ਜੁਰਰੇ ਸੀਚਾਨੇ। 
ਸ਼ਿਕਰੇ ਬਹਰੀ ਕੁਹੀ ਕਿਤਾਨੇ' ॥੮੩॥ 
ਸਾਹਗੋਸ਼ ਚੀਤੇ' ਅਰ ਕੂਕਰਾ। 

ਮਾਰਤ ਜੋ ਬਨ ਜੀਵ ਅਚੂਕਰ'। 
ਸੂਕਰ' ਸ਼ੇਰ ਸਸੇ? ਮ੍ਰਿਗ ਪਾਢੇ”। 

ਰੋਝ' ਰੀਛ ਸ੍ਰਿੱਕ” ਕੱਕੜ” ਦਾਢੇ'' ॥੮੪॥ 


ਸੇਹੈਂ' ਤੀਤਰ ਲਵੇ” ਬਟੇਰੇ। 


ਮੁਰਗਾਬੀ' ਸੁਰਕਾਵ” ਬਧੇਰੇ। 

ਜਲ ਥਲ ਨਭਚਾਰੀ' ਬਹੁ ਮਾਰੈਂ। 

ਹਾਸ ਬਿਲਾਸ ਹੁਲਾਸ' ਬਿਥਾਰੈਂ ।੮੫॥ 
ਕਿਤ ਗਿਰ ਕੰਦੂ ਅੰਦਰ ਜੈਹੈਂ। 

ਉਤਰੈਂ ਚਢੇਂ ਗਿਰਨ ਬਿਖਰੈਹੈਂ'। 

ਤੀਰ ਸਰੋਵਰ ਸਰਸ ਤਰੋਵਰ'। 

ਖਰੇ ਤਰੇ ਗਿਰ ਵਰਨ ਮਹੋਵਰ' ॥ ੮੬॥ 


ਫੂਲੇ ਫਲੇ ਫਬੇ ਝੁਕਿ ਝੂੰਮੇਂ' 
ਕੋ ਨਭ ਲਗੇ ਪਗੇ ਕੋ ਭੂੰਮੇ'। 


'ਰਾਤ ਦੇ ਰਾਜੇ (ਚੰਦ) ਨੇ ਪੀਲੇ ਕੱਪੜੇ ਪਾ ਲਏ। 


'ਤਾਰਿਆਂ ਨੇ ਆਪਣੇ (ਤੇਜ) ਚਾਨਣ ਦਾ (ਮਜੇਜ) ਹੰਕਾਰ 
ਛੱਡ ਦਿੱਤਾ। 


'ਨਾਲ ਲੈ ਕੇ। 

'ਘੌੜੇ 'ਤੇ ਸਵਾਰ ਹੋਂ ਕੇ ਹੱਥ 'ਤੇ ਬਾਜ਼ ਬਿਠਾਇਆ। 

ਜਾਣੋਂ ਕਾਲੇ ਬੱਦਲ ਹਨ। 

'ਬਾਜ਼ ਦੀ ਕਿਸਮ ਦੇ ਸ਼ਿਕਾਰੀ ਜਾਨਵਰ। 

'ਕਿਤਨੇ ਹੀ। 

'ਕਾਲੇ ਕੰਨਾਂ ਵਾਲੇ ਚਿਤ੍ਰੇ। “ਕੁੱਤੇ। 

'ਅਚੁੱਕ ਭਾਵ ਉਕਦੇ ਨਹੀਂ। 

'ਸੂਰ। “ਸਹੇ। 'ਪਾੜ੍ਹਾ=ਭੂਰੇਰੰਗ ਦਾ ਦੋ ਫੁੱਟ ਉੱਚਾ ਹਰਨ। 
'ਗਵਯ-ਨੀਲ ਗਾਇ। “ਬਘਿਆੜ। “ਇਕ ਪਹਾੜੀ ਹਰਨ 
ਜੋ ਕੁੱਤੇ ਵਾਂਗ ਭੌਂਕਦਾ ਹੈ। ''ਮਾਰੇ। 

'ਸੇਂਹ=ਲੋਥੇ ਲੋਬੇ ਕੰਡਿਆਂ ਵਾਲਾ ਇਕ ਜਾਨਵਰ। “ਬਟੇਰੇ ਦੀ 
ਜਾਤ ਦਾ ਇਕ ਪੰਛੀ। 

'ਮੁਰਗਾਈਆਂ। “ਚਕਵੇ। 

'ਅਕਾਸ਼ 'ਚ ਫਿਰਨ ਵਾਲੇ। 

'ਉਤਸ਼ਾਹ। 


'ਬਿਖੜੇ ਪਹਾੜਾਂ 'ਤੇ। 

'ਤਲਵਾਰਾਂ ਦੇ ਕਿਨਾਰੇ ਬਹੁਤ ਦਰੱਖ਼ਤ। 

(ਅਤੇ) ਪਹਾੜਾਂ ਦੇ (ਤਰੇ) ਹੇਠਾਂ (ਵਰਨ]ਰੰਗਾਂਰੰਗਾਂ ਦੇ 
(ਮਹੋਵਰ) ਬਹੁਤ ਚੰਗੇ (ਦਰੱਖ਼ਤ) ਖੜ੍ਹੇ ਹਨ। 

'ਝੁਕ ਕੇ ਝੂਮ ਰਹੇ ਹਨ। 

'ਕੋਈ ਅਕਾਸ਼ ਨੂੰ ਲੱਗੇ ਹੋਏ ਹਨ ਤੇ ਕੋਈ ਧਰਤੀ 'ਤੇ (ਪਗੇ) 
ਪਏ ਹੋਏ ਹਨ। 





1398 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਾਤਿ ਭਾਂਤਿ ਬਹੁ ਪਾਂਤਿ ਸੁ ਖਰੇ'। 
ਬਾਤ ਮਾਤ ਬਨ ਨੌਦਨ ਕਰੇ' ॥੮੭॥ 


ਤਿਸ ਕਾਂਨਨ ਮੈਂ ਬਾਨਨਿ ਸੰਗੈਂ। 
ਪੰਚਾਨਨ ਲੌ ਹਾਨਨ ਅੰਗੈ'। 

ਕਿਤੈ ਬੰਦੂਕ ਅਚੂਕ ਪੁਹਾਰੈ'। 

ਸ਼ਿਕਰੇ ਸ੍ਰਾਨ ਸਿਚਾਨੇ ਮਾਰੈਂ ॥। ੮੮॥ 
ਨਾਹਣੇਸ ਜਗਤੇਸ ਗੁਰੈ ਹੈਂ। 

ਲਏ ਸੰਗ ਸ ਉਮੰਗ ਫਿਰੈ ਹੈਂ। 

ਦੂਰਹਿ ਦੂਰ ਦੂਣ ਸਰਮੋਰੈਂ'। 

ਨ੍ਿਪ ਦਿਖਾਵਤ ਨੀਤ ਸਗੋਰੈਂ! ॥੮੯॥ 
ਇਸੀ ਤੌਰ ਨਿਤ ਨੌਰ ਅਨੇਕੈਂ। 

ਕਰਤ ਅਖੇਰ ਸਹੇਰ ਬਿਵੇਕੈਂ”। 

ਗੁਰੁ ਬਾਂਨਨਿ ਤੈ ਮਰਿ, ਚਰ੍ਹਿ ਜਾਨਨਿ'। 
ਜਾਨਨਿ ਸੁਰਪੁਰ ਭਵ ਦੁਖ ਹਾਂਨਨਿ' ॥੯੦॥ 


ਅਜ਼ਮਤ ਅਨਿਕ ਗੁਰੂ ਤੈ ਨਿਤ ਪਿਖਿ। 
ਨ੍ਿਪ ਸਸੈਨ ਐਨ ਭਾ ਗੁਰੁ ਸਿੱਖ'। 

ਸਚਵਨ ਸੋਂ! ਨ੍ਰਿਪ ਰੋਜ਼ ਬਖਾਨੈ। 

ਬੀਰ ਬਲੀ ਗੁਰੁ ਧੀਰ ਮਹਾਂਨੈ ॥੯੧॥ 
ਪੀਰ ਸ਼ਕਤਿ ਨਿਧਿ, ਸਿਰ ਸਿੱਧਨਿ ਸਿੱਧ'। 


ਇਹਾਂ ਰਹੈਂ ਜਿਮ ਰਚੋ ਵਹੈ ਬਿਧਿ। 
ਸਦਾ ਸਹਾਇਕ ਬਨੇ ਰਹੈਂ ਹਮ। 
ਦੁਬਿਧਾ ਸੱਤੂ ਕਾ ਨਰਹੇ ਗਮ ॥ ੯੨॥ 
ਦੋਹਰਾ: 

ਇਮ ਸਲਾਹਿ ਕਰਿ ਚਾਹਿ ਚਿਤ, 
ਇਕ ਦਿਨ ਨ੍ਰਿਪ ਸਪੇੰਮ। 

ਅਰਜ਼ ਕਰੀ ਢਿਗ ਗੁਰੂ ਥਿਰਿ, 
ਮਰਜ਼ ਹਰਜ ਹਿਤ ਏਮ' ॥ ੯੩॥ 


'ਬਹੁਤ (ਜਾਤਿ) ਕਿਸਮਾਂ ਦੇ ਤੇ ਬਹੁਤ ਤਰ੍ਹਾਂ ਦੇ ਪੰਗਤੀਆਂ 
(ਕਤਾਰਾਂ) 'ਚ ਖੜ੍ਹੇ ਹਨ। 

'ਬਨ ਨੰਦਨ (ਇੰਦੂ ਦੇ ਬਾਗ਼) ਦੀ ਗੱਲ ਨੂੰ ਵੀ ਮਾਤ ਕਰਦੇ 
ਹਨ। 

।ਉਸ ਜੰਗਲ ਵਿੱਚ ਤੀਰਾਂ ਨਾਲ। 

ਸ਼ੇਰਾਂ ਤੱਕ ਦੇ (ਅੰਗੈ) ਸ਼ਰੀਰਾਂ ਨੂੰ ਨਾਸ ਕਰਦੇ ਹਨ। 


'ਸਰਮੌਰ ਨਾਮ ਦੀ ਦੂਣ। 
'ਖ਼ਿਆਲ ਨਾਲ। 


'ਵਿਚਾਰ ਨਾਲ ਦੇਖ ਕੇ (ਅਖੇਰ) ਸ਼ਿਕਾਰ ਕਰਦੇ ਹਨ। 
'ਸਵਾਰੀਆਂ ਭਾਵ ਬਬਾਣਾਂ 'ਤੇ ਚੜ੍ਹ ਕੇ। 
'ਸੰਸਾਰਕ ਦੁਖ ਨਾਸ ਕਰ ਕੇ ਸੁਰਗ 'ਚ ਜਾਂਦੇ ਹਨ। 


'ਰਾਜਾ ਸਣੇ ਫ਼ੌਜ, ਚੰਗੀ ਤਰ੍ਹਾਂ ਸਿੱਖ ਹੋ ਗਿਆ। 
'ਵਜ਼ੀਰਾਂ ਨਾਲ। 


'ਸ਼ਕਤੀਆਂ ਦੇ ਸਮੁੰਦਰ (ਪੀਰ) ਗੁਰੂ ਹਨ ਅਤੇ ਸਿੱਧਾਂ ਦੇ 
ਸ਼ਰੋਮਣੀ ਸਿੱਧ ਹਨ। 


ਬੀਮਾਰੀ ਨੂੰ (ਹਰਜ) ਨਾਸ ਕਰਨ ਵਾਸਤੇ ਗੁਰਾਂ ਕੋਲ ਬੈਠ ਕੇ 
ਇਸ ਤਰ੍ਹਾਂ ਬੇਨਤੀ ਕੀਤੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1399 


ਚਿਤ੍ਰਪਦਾ ਛੰਦ: 

ਹੇ ਸਤਿਗੁਰੁ ਪੁਭ ਅੰਤਰਜਾਮੀ, 
ਪੂਰਨ ਕਾਮੀ ਰਾਵਰ ਖਾਸ'। 

ਪੁਰਵੋ ਆਸ ਦਾਸ ਨਿਜ ਲਖ ਮੁਹਿ, 
ਰਾਸਿ ਕਾਜ ਜਿਮ ਹੋਵੈ ਰਾਸ'। 
ਪਿਖਿ ਸੁਨ ਥਲ ਭਲ ਗਾਮ ਬਸਾਵੋਂ, 
ਧਾਮ ਬਨਾਵੋਂ ਅਪਨਾ ਨੀਕ। 
ਲਾਯਕ ਟਹਿਲ ਕਮੈਹੁੰ ਮੈਹੁੰ 

ਰੂੰ ਮੋਖ ਭੋਗ ਦਿਢ ਠੀਕ ॥੯੪ [ 
ਬਾਨੀ ਨ੍ਰਿਪ ਕੀ ਦਿਢ ਪਰਮਾਨੀ', 
ਤਥਾ-ਅਸਤ ਗੁਰੁ ਗਯਾਨੀ ਪ੍ਰਾਹਿ'। 


ਜਬੈ ਸਕਾਰੇ' ਗਏ ਸ਼ਿਕਾਰੇ?, 
ਪੇਖ ਸੁ ਥਲ ਭਲ ਸਤਿਗੁਰੁ ਚਾਹਿ। 
ਤਟ ਜਮਨਾ ਜਮ ਨਾਂ ਜਹਿੰ ਪਹੁੰਚੈ, 


ਸਮਨਾ' ਪਾਪ ਕਲੇਸ ਅਸੇਸ?। 

ਨਗਰ ਸਗਰ ਸੁਖ ਦਾਇ ਬਸਾਯੋ, 

ਡਗਰ ਚਲਤ ਜਹਿਂ ਦੂਣ ਬਿਸੇਸ' ॥ ੯੫॥ 
ਨੀਰ ਸਧੀਰ ਗੰਭੀਰ ਬਿਮਲ ਚਲਿ, 

ਭਵਰ ਜਵਰ ਬੀਚੀ ਦਰਸਾਹਿ”। 


ਅਮਲ ਕਮਲ ਬਹੁ ਖਿਰੇ ਘਿਰੇ ਛਬਿ, 
ਭਰਮਤ ਭਵਰ ਜੁ ਸਵਰ ਜਗਾਹਿ”। 
ਸਬਜ਼ੀ ਬਨ ਕੀ', ਸਬਿ ਜੀਵਨ ਕੀ 
ਜੀਵਨ ਮੂਰ', ਭੂਰ” ਸੁਖਦਾਇਂ। 

ਤੀ ਤਬ 

ਖਰੇ ਹਰੇ ਜੋ ਭਰੇ ਫਲਾਇ' ॥੯੬॥ 
ਫਰਸ਼ ਬਿਛਾਏ ਰੰਗਾ ਰੰਗ। 

ਥਿਰਿ ਗੁਰੁ ਤਹਿ ਮੇੜ੍ਹੀ ਖੁਦ ਗਾਡੀ, 


'ਆਪ ਖ਼ਾਸ ਇੱਛਾ ਪੂਰੀਆਂ ਕਰਨ ਵਾਲੇ ਹੋ। 


ਜਿਵੇਂ ਸਾਰੇ ਕੰਮ ਪੂਰੇ ਹੋਣ। 


ਪੱਕੀ ਤਰ੍ਹਾਂ ਪਰਵਾਣ ਕਰ ਲਈ। 

ਗਿਆਨਵਾਨ ਸਤਿਗੁਰਾਂ ਕਿਹਾ (ਜਿਵੇਂ ਤੂੰ ਕਿਹਾ ਹੈ) ਤਿਵੇਂ 
ਹੀ ਹੋਵੇਗਾ। 

'ਸਵੇਰੇ। ?“ਸ਼ਿਕਾਰ। 


ਨਾਸ ਹੋ ਜਾਂਦੇ ਹਨ। “ਸਾਰੇ। 


'ਜਿੱਥੇ ਦੂਣ ਦਾ ਵੱਡਾਰਸਤਾ ਵਗਦਾ ਹੈ। 


'ਜ਼ਬਰਦਸਤ (ਭਵਰ) ਘੁੰਮਣ ਘੇਰੀਆਂ ਤੇ (ਬੀਚੀ) ਲਹਿਰਾਂ 
ਦਿਸਦੀਆਂ ਹਨ। 


'ਜੋ (ਸਵਰ) ਕਾਮਦੇਵ ਨੂੰ ਜਗਾਉਂਦੇ ਹਨ। 

'ਜੰਗਲ ਦੀ (ਸਬਜ਼ੀ) ਹਰਿਆਈ। 

ਜ਼ਿੰਦਗੀ ਦਾ ਮੁੱਢ ਹੈ। ?ਬਹੁਤੀ। 

'ਕਿਨਾਰੇ ਕਿਨਾਰੇ ਤਰਾ ਤਰ) ਬਹੁਤੇ (ਤਰਵਰ) ਦਰੱਖ਼ਤ। 





1400 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਾਢੀ ਨੀਂਵ ਸੀਵ ਸੁਖ ਜੰਗ'। 
ਉਤਰੇ ਚਹੁ ਕੋਂਟਾ' ਜੋਧਾ ਸਬਿ, 
ਗੁਰੂ ਗੁੰਥ ਬੋਧਾ ਅਵਤਾਰ '। 
ਬੁਤਵਾਯੋ ਪ੍ੁਸ਼ਾਦ ਅਪਾਰ ॥ ੯੭॥ 
ਪ੍ਰਕਾਸ਼ ਮੇਦਨੀ ਭੂਪ ਮੇਦ ਹੂੰ, 
ਕਹਸੋ ਸੁਨੋ ਗੁਰੁ ਸਾਚੇ ਸ਼ਾਹਿ। 

ਹੱਦ ਹਮਾਰੀ ਬੱਧ' ਇਹਾਂ ਲੌ, 
ਸੱਤੂਨ ਸੋਂ ਰਹਿ ਜ਼ਿੱਦ ਮਹਾਂਹਿਂ। 
ਸੀ ਨਗਰ ਪਤਿ ਫਤੇ ਸ਼ਾਹਿ ਅਤਿ, 
ਪਤਿ ਗੜ੍ਹਵਾਲ'“ ਲਰਤ ਥੇ ਆਨ। 


ਰਾਮਰਾਇ ਤਿਨਿ ਆਹਿ ਸਹਾਇਕ, 
ਪੀਰ ਫਕੀਰ ਸ਼ਕਤਿ ਬਡ ਵਾਨ ॥ ੯੯॥ 
ਅਬਿ ਮੁਹਿ ਡਰ ਨਹਿ ਚਿੰਤ ਰਹੀ ਕਿਛੁ, 
ਰਾਵਰ ਕੋ ਉਨਿ ਸੰਮੁਖ ਉਤਾਰ। 

ਤੁਮ ਅਤਿ-ਰਥੀ' ਅਜ਼ਮਤੀ ਭਾਰੇ, 


ਗਹੀ ਸਰਣ ਮੈਂ ਯਹੀ ਵਿਚਾਰ। 

ਜੇ ਸੱਤ੍ਹ ਲਰ ਹੈਂ ਤੌ ਮਰ ਹੈਂ, 

ਨਾਂਹਿ ਤ ਕਰਿਹੈਂ ਸੰਧੀ ਆਇ। 

ਗੁਰੁ ਗੁਬਿੰਦ ਮ੍ਰਿਗਿੰਦ ਸੁਨਾਇ ॥ ੯੯॥ 
ਕੋ ਸਿਰ ਦੋਇ' ਹੋਇ ਅਬਿ ਸੰਮੁਖ, 
ਭਜ ਧੀਰਜ ਤਜਿ ਭੀਰੁ ਪਨਾਇ'। 
ਰਾਮਰਾਇ ਭੀ ਸੁਨਿ ਚੁਪ ਰੈਹੈ, 

ਕੈਹੈ ਮਦਤ ਤਿਨਿ ਨਹਿਂ ਕਾਇ'। 
ਸੁਨਿ ਇਮ ਗੁਰੂ ਤੈ ਮੁਦ ਹੂ ਉਰ ਤੈ' 
ਅਭੈ ਦਾਨ ਨ੍ਿਪ ਪਾਇ ਉਦਾਰ। 


'ਸਾਡੀ ਹੱਦ ਦਾ (ਬੱਧ) ਬੰਨਾ। 


'ਗੜ੍ਹਵਾਲ ਰਿਆਸਤ ਦਾ ਮਾਲਕ। "ਮਹਾਨ ਕੋਸ਼ ਦੇ ਕਰਤਾ 
ਦੇ ਲਿਖਣ ਅਨੁਸਾਰ ਗੜ੍ਹਵਾਲ ਰਿਆਸਤ ਦੀ ਰਾਜਧਾਨੀ ਹੀ 
ਸਰੀ ਨਗਰ ਸੀ ਤੇ ਉਥੋਂ ਦਾ ਰਾਜਾ ਫ਼ਤੇ ਸ਼ਾਹ ਇਕੋ ਸੀ। ਸ੍ਰੀ 
ਨਗਰ ਪਤੀ ਤੇ ਗੜ੍ਹਵਾਲ ਪਤੀ ਦੋ ਨਹੀਂ। 


'ਮਹਾਨ ਯੋਧੇ (ਅਤਿਰਥੀ-ਉਹ ਸੂਰਮਾ ਜੋਰਥ 'ਤੇ ਬੈਠ ਕੇ 
ਦੁਸ਼ਮਣ ਦੀ ਅਣਗਿਣਤ ਫ਼ੌਜ ਨਾਲ ਇਕੱਲਾ ਹੀ ਲੜ ਸਕੇ।) 


'ਮੇਲ। 
ਦੋਹਾਂ ਸਿਰਾਂ ਵਾਲਾ ਭਾਵ ਮਰਨ ਤੋਂ ਨਾ ਡਰਨ ਵਾਲਾ। 
।ਕਾਇਰ-ਪੁਣਾ ਛੱਡ ਕੇ। 


'ਤਿਨਾਂ ਦੀ ਕੋਈ ਵੀ ਮੱਦਦ ਨਹੀਂ ਕਰੇਗਾ। 
'ਹਿਰਦੇ ਤੋੱ' ਅਨੰਦ ਹੋ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1401 


ਚਿੰਤ ਬਿਹੀਨ ਅਧੀਨ ਹੋਇ ਪੁਨ, 

ਕਰੀ ਅਰਜ਼ ਨਿਜ ਫਰਜ਼ ਵਿਚਾਰ ॥ ੧੦੦॥ 

ਹੇ ਗੁਰੁਦੇਵ ਅਭੇਵ' ਸੇਵ ਜੋ 

ਹੋਇ, ਏਵ ਮੁਹਿ ਕਹੋ ਇਥਾਹਿ। 

ਰਾਜਨੀਤਿ ਕੀ ਰੀਤਿ ਮੀਤ ਸੁਨਿ, 

ਧਰੋ ਚੀਤ ਗੁਰੁ ਕਹਯੋ ਤਦਾਹਿ। 

ਕਰੈ ਜੁ ਚਾਹਿ ਸ਼ਿਕਾਰ ਸਯਾਰ' ਕੋ, ।ਗਿੱਦੜ। 

ਸਜੈ ਸਮਾਨ ਸ਼ੇਰ ਕੋ ਵਾਹਿ। 

ਇਹਾਂ ਪੁਚੰਡ ਘਮੰਡ ਮੰਡ ਹੈਂ', 'ਤਿਖਾ ਜੰਗਰਚਾਂਗੇ। 

ਬਧੈ ਬਿਰੋਧ ਕਰੋਧ ਮਹਾਂਹਿਂ ॥੧੦੧॥ 

ਕੋਟ ਮਵਾਸ ਓਟ ਬਿਨ ਛੋਟ ਨ', ।ਆਕੀ ਕਿਲ੍ਹੇ ਦੀ ਓਟ ਤੋਂ ਬਿਨਾਂ ਛੁਟਕਾਰਾ ਨਹੀਂ। 

ਸੋਊ ਗਢ ਦਿਢ' ਰਚੋ ਉਦਾਰ। 'ਕਿਲ੍ਹਾ। 

ਮਾਨ ਨਰੇਸ ਅਸੇਸ ਸੈਨ ਨਿਜ, 

ਦੇਸ ਬਿਸੇਸ ਲਗਾਇ ਸੁਧਾਰ'। 'ਰਾਜੇ ਨੇ (ਆਗਿਆ) ਮੰਨ ਕੇ ਸਾਰੀ ਫ਼ੌਜ ਤੇ ਆਪਣੇ ਦੇਸ਼ ਦੇ 
ਬਹੁਤੇ ਲੋਕ ਲਗਾ ਦਿੱਤੇ, ਕਿਲ੍ਹਾ (ਸੁਧਾਰ) ਬਣਾਉਣ ਵਾਸਤੇ। 


ਜਮ੍ਹਾਂ ਸਮਾਨ ਮਹਾਨ ਠਾਂਨ ਦਿਯ', 'ਕਰ ਦਿੱਤਾ। 

ਰਾਜ ਮਜੂਰ ਭੂਰ ਹਿਤ ਕੋਟ। 

ਗੁਰੂ ਤਿਹਾਵਲ ਬਹੁ ਬ੍ਰਤਵੈ ਕੈ, 

ਸਿਮਰ ਗੁਰੈਂ ਪੁਭੁ ਕੀ ਧਰਿ ਓਟ ॥ ੧੦੨॥ 

ਸੀਵ ਸ਼ਕਤਿ ਗੁਰੁ ਸੀਵ ਪੀਵ ਜਗ, 

ਨੀਵ ਧਰੀ ਨਿਜ ਕਰ ਵਰ ਸੰਗ'। ।(ਸੀਵ) ਕਲਿਆਣ ਸਰੂਪ, ਸ਼ਕਤੀ ਦੀ ਹੱਦ, ਜਗਤ ਦੇ ਪਤੀ 
(ਸਤਿਗੁਰਾਂ) ਨੇ ਆਪਣੇ ਸੇੇਸ਼ਟ ਹੱਥਾਂ ਨਾਲ ਨਿਉਂਰੱਖੀ। 


ਚਿਣਨੇ ਲਗੇ ਨੌਰ ਬਹੁ ਔਰੈਂ, 

ਗੌਰੈਂ! ਕਾਰੀਗਰ ਸ ਉਮੰਗ। ਵੱਡੇ ਚੰਗੇ। 

ਸ਼ੀਘਰ ਸੇਤ' ਬੰਧਯੋ ਜਯੋਂ ਕਪਿ ਗਨ, 'ਮੁੱਲ। “ਸਮੂੰਹ ਬਾਦਰਾਂ। 

ਤਯੋਂ ਜਨ ਅਨਗਨ' ਲਗੇ ਮਹਾਂਨ। 'ਅਣਗਿਣਤ। 

ਅਤਿਸੈ ਬਿਪਲ ਬਿਸਾਲ ਕਿਲਾ ਦਿਢ', 'ਬਹੁਤੇ (ਬਿਪਲ) ਵਿਸਥਾਰ ਵਾਲਾ ਤੇ ਬਹੁਤ ਪੱਕਾ ਕਿਲ੍ਹਾ। 
ਏਕ ਮਾਸ ਮੈਂ! ਕੀਨ ਬਨਾਨ ॥ ੧੦੩॥ ਮਹੀਨੇ ਵਿੱਚ। 

ਦੁਤ! ਗਿਰੇਸਨ ਕੇਰ ਬਿਸੇਸੈ?, 'ਵਕੀਲ। “ਬਹੁਤੇ। 

ਹੇਰਿ ਹੈਰਾਨ ਰਹੇ ਅਤਿ ਚਕਤਿ'। ਬਹੁਤ ਡਰ ਗਏ। 





1402 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰ ਕੀ ਸ਼ਕਤਿ ਭਗਤਿ ਭੂਪਤਿ ਕੀ, 
ਜਗਤ ਸਰਾਹਿ, ਬ੍ਰਿਕਤ ਸ਼ੁਕਤ'। 


ਨ੍ਿਪ ਸਮੋਦ ਕਬੀ ਘਰ ਜਾਵਤ, 
ਅਧਿਕ ਰਹਾਵਤ ਗੁਰੁ ਕੇ ਪਾਸ। 

ਧਨ ਤੈ ਸੇਵਾ ਕਰ ਹੈ ਖਾਸ ॥੧੦੪॥ 
ਧਾਮਰਚੇ ਨਿਜ ਹੇਤ ਉਦਾਰ। 

ਬਰਤੈ ਦੇਗ ਦੁ ਵਕਤੈ ਸਬਿ ਕੋ, 

ਸੈਨ ਸਚੈਨ ਐਨ ਰਹਿ ਭਾਰਿ। 

ਬਨੇ ਬਜ਼ਾਰ ਅਗਾਰ ਚਾਰੁ ਦਰ', 
ਗੋਸ਼ਾਲਾ ਹੈ ਸ਼ਾਲਾ ਭੂਰ'। 

ਰਚਨਾ ਰਚੀ ਮਨੋ ਬਿਸਕਰਮਾ', 


ਹਰਿ ਬਪੁ' ਗੁਰੁ ਕੋ ਜਾਨ ਜਰੂਰਿ ॥ ੧੦੫॥ 


ਕਹਾਂ ਨਰੇਸ਼ ਧਰਾ ਕੇ ਬਪੁਰੇ, 

ਜਿਹ ਪਿਖਿ ਜਾਤ ਸੁਰੇਸ ਗਰੂਰ'। 

ਜੇ ਕੋ ਕਹਿ ਅਬਿ ਨਹਿ ਤਹਿ ਸੋ ਲਹਿ, 
ਤਰ ਛਾਯਾ ਨਰ ਮਾਯਾ ਮੂਰ'। 


ਹਿਤ ਰਾਮ ਕ੍ਰਿਸਨ, ਬਨਗੇ ਥੇ ਕੈਸ'। 


ਜੈਸ ਲਿਖੇ ਅਬਿ ਪਿਖੇ ਨ ਕੋ ਤਸ', 
ਗੁਰੁ ਪੁਰਿ ਭੀ ਉਰ ਮਾਨੋ ਵੈਸ ॥੧੦੬॥ 
ਦੋਹਰਾ: 

ਇਮ ਜਮਨਾ ਤਟ ਠਟ' ਗੁਰੂ, 

ਦੁਰਗ ਸੂਰਗ ਸਮ ਸਾਰ'। 

ਥਯੋ ਬਿਦਿਤ ਸੰਸਾਰ ॥੧੦੭॥ 


(ਬ੍ਰਿਕਤ) ਬਿਨਾਂ (ਰਕਤ) ਮੁਹੱਬਤ ਤੋਂ ਭਾਵ ਦੁਸ਼ਮਣ 
(ਸ਼ੁਕਤ) ਸ਼ਰੀਕਾ ਭਾਵ ਈਰਖਾ ਕਰਦੇ ਹਨ। 


'ਸੁੰਦਰ ਦਰਵਾਜ਼ਿਆਂ ਵਾਲੇ ਘਰ। 

'ਗਊ-ਸ਼ਾਲਾ ਅਤੇ ਘੋੜ-ਸ਼ਾਲਾ ਵਾਸਤੇ ਬਹੁਤੇ ਮਕਾਨ ਹਨ। 
'ਦੇਵਤਿਆਂ ਦਾ ਚੀਫ਼ ਇੰਜੀਨੀਅਰ (ਵੱਡਾ ਕਾਰੀਗਰ)। 
'ਹਰੀ ਦਾ ਸਰੂਪ। 


'ਇੰਦੂ ਦਾ ਹੰਕਾਰ। 


'ਜੇ ਕੋਈ ਇਹ ਕਹੇ ਕਿ ਹੁਣ ਉਥੇ ਉਹ ਐਸੀ (ਰਚਨਾ) 
(ਲਹਿ) ਦਿਸਦੀ ਨਹੀਂ ਤਾਂ ਉਹ ਬ੍ਰਿੱਛ ਦੀ ਛਾਂ ਤੇ ਮਨੁੱਖ ਦੀ 
ਮਾਇਆ ਵਾਂਗ ਇਸ ਦੀ (ਮੂਰ] ਅਸਲੀਅਤ (ਜਾਣ ਲਵੇ)। 


'ਜਿਵੇਂ ਗੋਕਲ ਤੇ ਦੁਆਰਕਾ ਕ੍ਰਿਸ਼ਨ ਵਾਸਤੇ ਅਤੇ 
ਅਜੁੱਧਿਆਰਾਮ ਚੰਦੂ ਵਾਸਤੇ ਕਿਸ ਤਰ੍ਹਾਂ ਦੇ ਬਣ ਗਏ ਸਨ। 
'ਤਿਨ੍ਹਾਂ (ਸ਼ਹਿਰਾਂ) ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1403 


ਤੋਟਕ ਛੰਦ: 

ਇਕ ਦਯੋਸ ਗੁਰੂ ਜਮਨਾ ਜਲ ਮੈਂ। 

ਮਿਲਿ ਸੰਗ ਸਖਾ ਗਨ ਸੋਂ ਬਲ ਮੈਂ”। 

ਬਹੁ ਕ੍ਰੀੜਤ ਭੇ' ਸੁਖਦਾ ਜਗ ਕੋ। 

ਗਿਰ ਗਯੋ ਪਾਂਵਟਾ' ਤਹਿ ਪਗ ਕੋ ॥੧੦੮॥ 
ਜਬਿ ਮਾਤਹਿ ਬੂਝਨ ਸੋਇ ਚਹਯੋ। 

ਤਬਿ ਦੂਸਰ ਫੈਂਕ ਦਿਖਾਇ ਕਹਜੋ। 

ਇਸ ਨੌਰ ਅਹੇ ਨਿਕਲਾਇ ਲਹਜੋ। 

ਇਸ ਹੇਤ ਪਾਂਵਟਾ ਨਾਮ ਰਹਯੋ" ॥੧੦੯॥ 


ਧਰਿ ਮੌਨ ਮਾਤ ਨਿਜ ਭੌਨ ਗਈ। 

ਗੁਰੁ ਔਰੈ ਤੌਰੈਂ ਲੀਲ੍ਹ ਠਈ'। 

ਨਿਜ ਸੈਨ ਤਈਂ ਨਿਤ ਮੇਲ ਭਲੇ। 
ਸਿਖਰਾਵਤ ਆਯੁਧ ਖੇਲ ਖਲੇ' ॥ ੧੧੦॥ 
ਡਰ ਹੈਂ ਨ ਮੁਰੈਂ ਜਿਮ ਜੀਤ ਚਹੈਂ। 
ਰਣਭੂਮਿ ਵਿਖੇ ਸਮ ਖੰਭ' ਰਹੈਂ। 

ਦਲ ਦੀਰਘ ਰੋਜ ਬਢਾਵਤ ਹੈਂ। 

ਸੁਨ ਕੈ ਜਸ, ਬੀਰ ਸੁ ਆਵਤ ਹੈਂ ॥੧੧੧॥ 
ਗੁਰੁ ਰੋਜ ਅਖੇਰ' ਖਿਲਾਵਤ ਹੈਂ। 

ਬਡ ਸੂਕਰ' ਸ਼ੇਰ ਹਤਾਵਤ ਹੈਂ”। 
ਪਰਕਾਸ਼ ਮੇਦਨੀ ਆਇ ਨਿਤੈਂ। 

ਕਰਿ ਹਾਸ ਬਿਲਾਸ ਹੁਲਾਸ ਇਤੈਂ” ॥੧੧੨॥ 
ਪ੍ਰਤਿ ਦਯੋਸ' ਸ਼ਿਕਾਰ ਸਿਧਾਹਿਂ ਭਲੇ?। 
ਕਲਗੀਧਰ ਕੋ ਹਰਖਾਹਿਂ ਵਲੇ'। 

ਸੁਨ ਕੈ ਪ੍ਰਭੁਤਾ' ਦਬ ਸੱਤ੍ਹ ਗਏ। 

ਸਿਰ ਨਾਹਿਂ ਉਕਾਸਤ ਵਾਹਿ ਭਏ! ॥ ੧੧੩॥ 
ਡਰਿ ਰਾਮਰਾਇ ਮਨਿ ਸੋਚ ਕਰੀ। 

ਨਿਜ ਸੰਗ ਮਸੰਦਨ ਐਸ ਰਰੀ'। 


ਬਹੁਤੇ ਮਿੱਤਰਾਂ ਨਾਲ ਮਿਲ ਕੇ ਜ਼ੋਰ ਨਾਲ। 


'ਖੇਲ੍ਹਦੇ ਸਨ। 
'ਇਕ ਤਰ੍ਹਾਂ ਦਾ ਪੈਰ ਦਾ ਗਹਿਣਾ। 


“ਪਾਂਵਟਾ ਨਾਮ ਕਿਵੇਂ ਪਿਆ ਇਸ ਬਾਰੇ ਗੁਰ ਪ੍ਰਤਾਪ ਸੂਰਜ 
ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ : ਪਾਂਵ 
ਟਿਕਯੋ ਸਤਿਗੁਰੂ ਕੋ ਆਨੰਦ ਪੁਰ ਤੇ ਆਇ। ਨਾਮ ਧਰ੍ਯੋ 
ਇਮ ਪਾਂਵਟਾ ਸਭ ਦੇਸਨ ਪੁਗਟਾਇ॥ (ਰੁੱਤ ੧. ਅੰਸ਼ੁ ੪੮, 
ਅੰਕ ੪੨) 


ਹੋਰ ਤਰ੍ਹਾਂ ਦੀ ਲੀਲ੍ਹਾ ਕੀਤੀ। 

'ਖੜ੍ਹੇ ਹੋ ਕੇ ਸ਼ਸਤ੍ਰਾਂ ਦੀ ਖੇਡ ਸਿਖਾਉਂਦੇ ਹਨ। 

'ਬੰਮ੍ਹੇ ਵਾਂਗ। 

'ਸ਼ਿਕਾਰ। 

'ਸੂਰ। “ਮਰਵਾਉਂਦੇ ਹਨ। 

'ਇਸ ਤਰ੍ਹਾਂ ਉਤਸ਼ਾਹ ਤੇ ਹਾਸੇ ਦੇ ਬਚਨ ਕਰਦੇ ਹਨ। 
'ਹਰਰੋਜ਼। “ਚੰਗੀ ਤਰ੍ਹਾਂ ਜਾਂਦੇ ਹਨ। 

'(ਵਲੇਂ) ਅਨੇਕ ਢੰਗਾਂ ਨਾਲ ਖ਼ੁਸ਼ ਕਰਦੇ ਹਨ। 
'ਵਡਿਆਈ। 


'ਉਹ ਸਿਰ ਨਹੀਂ ਚੁੱਕਦੇ। 


'ਕਹੀ। 





1404 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਗੋਬਿੰਦ ਸਿੰਘ ਬਲੀ ਅਤਿ ਹੈ। 

ਯੂਤ ਸੈਨ ਸੁਮਤਿ ਕਰਾਮਤ ਹੈ ॥ ੧੧੪॥ 

ਢਿਗ ਆਇ ਹਮਾਰ ਸੁ ਕੋਟ ਠਯੋ'। 

ਪਤਿ ਨਾਹਣ ਕੋ ਕਰਿ ਸਿੱਖ ਲਯੋ। 

ਸੁਨਿਓ ਬਲਵੰਡ' ਪੁਚੰਡ” ਅਹਾ। 

ਖਿਚ ਹੈ ਸੁ ਕੁਵੰਡ' ਕਠੋਰ ਮਹਾਂ ॥ ੧੧੫ ॥ 

ਸਰ' ਕੋਸਨ ਲੌ ਸੁ ਚਲਾਵਤ ਹੈ। 

ਬਿਨ ਢੀਲਹਿ ਫੀਲਹਿ' ਢਾਵਤ ਹੈ। 

ਧਨੁ' ਤਾਂਹਿ ਨ ਔਰੈ ਖੈਂਚ ਸਕੈਂ। 

ਸਮ ਪਾਰਥ' ਲੋਗ ਤਰੀਫ ਬਕੈਂ ॥੧੧੭॥ 

ਹਮਰਾ ਉਨਿ ਸੰਗ ਬਿਰੋਧ ਅਹੇ। 

ਮਤ ਆਇ ਇਤੈਂ ਕਿਤ ਮੋਹਿ ਗਹੇ। 

ਸੁਨ ਕੈ ਤਬ ਯੋਂ ਗੁਰੁਦਾਸ ਕਹਾ। 

ਬਹਿਲੋਂ ਸੁਤ ਕਾ ਸੁਤ' ਥਾਂ ਜੁ ਤਹਾਂ ॥੧੧੭॥ __'ਭਾਈ ਬਹਿਲੋ ਦਾ ਪੋਤ੍ਰਾ। 

ਮਮ ਬੀਰ ਸੁ ਬੀਰ ਨਖੱਤ੍ਰ ਬਲੀ'। ਮੇਰੇ ਸੂਰਮਿਆਂ ਵਿੱਚੋਂ ਤਾਰਾ ਬਲੀ ਸੂਰਮਾ ਹੈ। (ਇਹ 
ਗੁਰਦਾਸ ਦਾ ਛੋਟਾ ਭਰਾ ਧਨੁਸ਼ ਵਿੱਦਿਆ 'ਚ ਬੜਾ ਚਤੁਰ 
ਸੀ)। 

ਲਰ ਹੈਂ ਗੁਰੁ ਸੋਂ ਹਮ ਭਾਂਤਿ ਭਲੀ। 

ਨਹਿ ਤੀਰ ਚਲਾਵਨ ਮੈਂ ਕਮ ਹੈਂ। 

ਗੁਰੁ ਗੋਬਿੰਦ ਤੈ ਭਿ ਬਲੀ ਹਮ ਹੈਂ ॥੧੧੮॥ 

ਹਰ ਹੈਂ! ਮਰ ਹੈਂ ਟਰ ਹੈਂ ਨ ਕਬੀ। 

ਤੁਮ ਲੰ ਨਹਿਂ ਆਵਨ ਦੈਂਹ ਤਬੀ। 

ਇਮ ਜੱਦਪਿ ਔਰ ਭੀ ਲੋਗ ਰਰੇਂ'। 

ਪਰ ਕਾਂਪਤ ਥੇ ਉਰ ਖੌਫ ਭਰੇ ॥ ੧੧੯ ॥ 

ਤਬਿ ਜਾਦਹੁ ਰਾਇ ਮਸੰਦ ਕਹਾ। 

ਤੁਮ ਨਾਹਿੰ ਡਰੋ ਵਹਿ ਧੀਰ ਮਹਾਂ। 

ਗੁਰੁ ਨਾਨਕ ਕੀ ਵਹਿ ਠੌਰ ਅਹੇ। 

ਸਮਤਾ' ਖਿਮਤਾ£ ਬੁਧਿ ਪੁਰ ਰਹੇ ॥ ੧੨੦॥ __ ਸਾਰਿਆਂ ਨੂੰ ਇੱਕੋ ਜਿਹਾ ਜਾਨਣਾ। ਮੁਆਫ਼ ਕਰ ਦੇਣਾ। 

ਵਰ 3ਬੁੱਧੀ 'ਚ ਭਰਿਆ ਹੋਇਆ ਹੈ। 
ਤੁਮਰਾ ਅਪਨਾ ਘਰ ਏਕ ਲਖੈਂ। 
ਨਹਿਂ ਬੈਰ ਬਡੈ ਜਨ ਯਾਦ ਰਖੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਨਿ ਜੱਦਪਿ ਧੀਰਜ ਸਾਚ ਦਯੋ। 

ਪਰ ਨਾਹਿ ਇਨੈ ਡਰ ਦੂਰ ਥਯੋ ॥ ੧੨੧॥ 
ਕਿਤ ਚੈਨ ਰੈਨ ਦਿਨ ਪੈਨ ਜਰਾ। 

ਮਨ ਰਾਮਰਾਇ ਕੋ ਐਸ ਡਰਾ। 

ਹਿਤ ਭੇਤ ਪਠੇ ਨਿਜ ਦੂਤ ਤਹਾਂ। 

ਗੁਰੁ ਕੇ ਨਹਿਂ ਬੈਰ ਉਨੈ ਜੁ ਲਹਾ ॥ ੧੨੨॥ 
ਕਰ ਜੋਰਿ ਨਮੋ ਕਰਿ ਐਸ ਰਟਾ। 

ਗੁਰੁ ਰਾਮਰਾਇ ਕਹਿ ਐਸ ਪਠਾ। 

ਮੁਹਿ ਧੀਰ-ਮਲੈਂ ਸਮ ਨਾਹਿਂ ਲਖੈਂ। 

ਹਮ ਚਾਹਿੰ ਭਲੇ ਦਿਢ ਮੇਲ ਰਖੈਂ ॥ ੧੨੨੩ ॥ 
ਨਹਿ ਮਾਨਤ ਜੋ ਬਡਿਆਨ ਤਈਂ। 

ਜੁਗ ਲੋਗ ਵਿਖੇ ਵਹਿ ਮੰਦ ਥਈਂ'। 

ਮਿਲਬੇ ਹਿਤ ਚਾਹਿਤ ਸੰਗ ਤੁਮੈਂ। 

ਅਨ ਠੌਰਹਿੰ ਦੋਇ ਇਕੰਤ ਹੁਮੈਂ' ॥ ੧੨੪॥ 
ਜਮਨਾ ਤਟ ਯਾ ਮੱਧ ਨਾਉ ਤਰੈ'। 

ਭਾਵਤ ਤਾਵਤ' ਬਾਤ ਕਰੈ। 

ਸੁਨ ਕੈ ਗੁਰੁ ਤਾਂਹਿ ਕਹਸੋ ਜਿ ਚਹੇ। 

ਮਿਲ ਹੈਂ ਹਮ ਤਯੋਂ ਜਯੋਂ ਸੋਇ ਕਹੇ ॥ ੧੨੫॥ 
ਹਮ ਰਾਖਹਿਂ ਰਾਗ ਨ ਦ੍ਰੈਸ਼ ਕਛੂ। 

ਭਲ ਸੋਂ ਭਲ ਹੂਂ ਤਿਰਛੈਂ ਤਿਰਛੂ'। 

ਗੁਰੁ ਕੀ ਮਸਨੰਦ ਸੁਰਿੰਦ ਤਰੂ'। 

ਜਸ ਜੋ ਕਲਪੈ' ਤਸ ਪਾਇ ਫਰੂ” ॥੧੨੬॥ 
ਸੁਨ ਕੈ ਮੁਦ ਹੂ ਉਨਿ ਲੀਨ ਬਿਦਾ। 
ਸਿਰਪਾਉਂ ਦਯੋ ਗੁਰੁ ਨੀਕ' ਇਦਾ”। 

ਉਨਿ ਜਾਇ ਪੁਨਾ ਰਮਰਾਇ ਢਿਗੈਂ। 

ਸਥਿ ਬਾਤ ਕਹੀ ਭਲਿ ਭਾਂਤਿ ਬਿਗੈਂ! ॥੧੨੭॥ 
ਗੁਰੁ ਆਪਨ ਪੌ' ਤੁਹਿ” ਜਾਨਤ ਹੈਂ। 

ਨਹਿ ਦ੍ਰੈਸ਼ ਕਬੀ ਉਰਿ ਆਨਤ ਹੈਂ। 

ਤਿਨ ਸੋਂ ਪਹਿਲੇ ਜਨ ਜੋ ਅਰ ਹੈ'। 

ਤਿਸ ਕੋ ਗੁਰੁ ਦੇਤ ਤਿਸੋ ਫਰ ਹੈ' ॥੧੨੮॥ 


'ਦੋਹਾਂ ਲੋਕਾਂ 'ਚ ਬੁਰੇ ਹੁੰਦੇ ਹਨ। 


'ਹੋਰ ਜਗ੍ਹਾ ਦੋਵੇਂ ਇਕੱਲੇ ਹੋਵੇ। 
'ਜਮਨਾ ਦੇ ਕੰਢੇ ਜਾਂ ਤਰਦੀ ਬੇੜੀ ਵਿੱਚ। 
'ਤਦੋਂ ਮਨ ਭਾਉਂਦੀਆਂ। 


ਟੇਢੇ ਨਾਲ ਟੇਢੇ। 
'ਗੁਰਾਂ ਦੀ ਗੱਦੀ ਕਲਪ ਬ੍ਰਿਛ ਹੈ। 
।ਕਲਪਣਾ (ਫੁਰਨਾ) ਕਰੇਗਾ। “ਫਲ। 


'ਚੰਗਾ। “ਇਸ ਤਰ੍ਹਾਂ। 


ਬੋਲ ਕੇ। 
।ਆਪਣਾ ਆਪ। “ਤੁਹਾਨੂੰ। 


'ਅੜਦਾ ਹੈ। 
'ਉਹੋ ਜੇਹਾ ਫਲ। 


1405 





1406 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਮ ਕੋ ਗੁਰੁ ਨਾਨਕ ਸੇ ਸੁ ਦਿਸੇ। 

ਜਿਨ ਕੇ ਚਿਤਵੇ ਜਮ ਪਾਪ ਨਸੇ। 

ਕਬਿ ਹੀ ਨ੍ਰਿਪ ਸੰਗ ਸ਼ਿਕਾਰ ਚਰ੍ਹੈ। 

ਬਹੁ ਆਯੁਧ ਕੇਰ ਅਭਯਾਸ ਕਰੈਂ ॥ ੧੨੯॥ 
ਨਿਤ ਸੰਗਤ ਦੇਸ਼ ਬਿਦੇਸ਼ਨ ਤੈ। 

ਚਲਿ ਆਵਤ ਭਾਵ ਬਿਸ਼ੇਸ਼ਨ ਤੈ'। 

ਅੱਸੂ ਆਯੁਧ ਬਿੱਤ ਅਪਾਰ ਦਿਵੈਂ। 
ਬਿਬਿਧਾ ਫਲ ਬਾਂਛਿਤ ਚਿਤ ਲਿਵੈਂ ॥ ੧੩੦ ॥ 
ਬਹੁ ਭੀਰ ਰਹੇ ਗੁਰੁ ਦ੍ਰਾਰ ਇਦਾਂ। 
ਪਤਿਸ਼ਾਹਿਨ ਕੇ ਦਰ ਹੋਇ ਜਿਦਾਂ। 

ਬਰਤੈ ਬਹੁ ਲੰਗਰ ਰੈਨ ਦਿਨੈ। 

ਚਹਿ ਜੋ ਜਿਤਨੋਂ ਮਿਲ ਹੈ ਸੁ ਤਿਨੈ ॥ ੧੩੧॥ 
ਮਹਿਮਾ ਗੁਰੁ ਕੀ ਜਗ ਭੂਰ ਭਰੀ। 

ਸਮ ਗੰਗ ਪਵਿੱਤਰ ਬਚਿੱਤ੍ਹ ਵਰੀ'। 

ਸੁਨ ਕੈ ਜਨ ਔਰ ਅਨੇਕ ਅਵੈਂ। 
ਉਪਦੇਸ਼ ਲਵੈਂ ਗੁਰੁ ਸਿੱਖ ਥਵੈਂ ॥ ੧੩੨ ॥ 
ਇਮ ਰਾਮਰਾਇ ਸੁਨ ਮੋਦ ਭਯੋ। 

ਖਟਕਾ ਦਿਲ ਤੈ ਸਬ ਦੂਰ ਥਯੋ ॥ ੧੨੩ ॥ 
ਦੋਹਰਾ: 

ਪੀਰ ਸਢੌਰੇ ਨਗਰ ਕਾ, 
ਗੁਰੁ ਕੇ ਦਰਸ਼ਨ ਹਿਤ ਅਯੋ, 


ਲੈ ਮੁਰੀਦ ਸੰਗ ਭੀਰ ॥ ੧੩੪ ॥ 

ਚੌਪਈ: 

ਸਤਿ ਸੰਗਤ ਕਾ ਥਾ ਸੋ ਪੇੇਮੀ। 

ਮੇਲ ਰਖਤ ਸੰਤਨ ਸੋ ਨੇਮੀ। 

ਧਰਿ ਭੇਟਾ ਕਰਿ ਬੰਦਨ ਗੁਰੁ ਕੋ। 

ਲਹਯੋ ਮਨੋਰਥ ਬਾਂਛਿਤ ਉਰ ਕੋ ॥ ੧੩੫ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੁਧੂ ਸ਼ਾਹਿ ਜੋਰਿ ਕਰ ਕਹੋ'। 

ਸਯਦ ਜਾਤਿ ਸਢੌਰੇ ਰਹੋਂ ॥੧੩੬॥ 

ਦਰਸ਼ਨ ਹੇਤ ਸੁਜਸ ਸੁਨਿ ਆਯੋ। 

ਬਾਂਛਿਤ ਸੁਖ ਫਲ ਭਲ ਅਬਿ ਪਾਯੋ। 

ਰਾਵਰ ਸੇ ਸੰਤਨ ਕੀ ਸੰਗਤ। 

ਕਰਿ, ਜਿਨ ਮਨ ਰੰਗਯੋ ਹਰਿਰੰਗਤ ॥ ੧੩੭ ॥ 

ਬੇ ਨਜ਼ੀਰ' ਸੁਖ ਅਖੇ? ਭੋਗ ਹੈਂ। ਬੇਮਿਸਾਲ, ਅਨੁਪਮ। “ਨਾਸ-ਰਹਿਤ। 
ਤਿਨੈਂ ਨ ਬਯਾਪੈ ਕਬੀ ਸੋਗ ਹੈਂ] 

ਸੁਨਿ ਬਾਨੀ ਪਿਖਿ ਪ੍ਰੇਮ ਬਿਸਾਲੈ। 

ਰੀਝ ਮੌਜ' ਗੁਰੁ ਕੀਨ ਨਿਹਾਲੈ ॥ ੧੩੮ ॥ 'ਅਨੰਦ 'ਚ ਪ੍ਰਸੰਨ ਹੋ ਕੇ। 
ਥਿਰੇ ਸਭਾ ਭੈ ਸਤਿਗੁਰੁ ਜੋ ਲੌ। 

ਦਰਸਾਂਮਿਰਿਤ' ਪੀ ਤ੍ਰਿਪਤਯੋ ਤੌ ਲੌ। ਦਰਸ਼ਨ ਰੂਪ ਅੰਮ੍ਰਿਤ। 
ਗੁਰੁ ਕਾ ਪਾਇ ਦਿਵਾਨ ਅਸ਼ਾਰੋ'। ਦੀਵਾਨ ਨੰਦ ਚੰਦ ਨੇ ਗੁਰਾਂ ਦਾ ਇਸ਼ਾਰਾ ਪਾ ਕੇ। 
ਡੇਰਾ ਖਾਨ ਪਾਨ ਦਿਯ ਸਾਰੋ' ॥ ੧੩੯ ॥ ਸ੍ਰੇਸ਼ਟ। 

ਬਹੁਤ ਦਿਵਸ ਗੁਰੁ ਪਾਸ ਰਹਾਯੋ। 

ਨਿਰ ਸੰਦੇਹ ਪਰਮ ਪਦ ਪਾਯੋ। 

ਪ੍ਰਸਪਰ' ਬਢੀ ਪੀਤਿ ਅਤਿ ਭਾਰੀ। 

ਰਘੁਪਤਿ _ਕਪਿਪਤਿ ਜਿਮ! ਸੁਖ _ਕਾਰੀ 

॥੧੪੦॥ 

ਫਤੇ ਸ਼ਾਹਿ ਨ੍ਰਿਪਿ ਸੁਨਿ ਜਸ ਗੁਰੁ ਕਾ। 

ਬੈਰ ਸਪੁਧਾ' ਤਜਿ ਭੂਮ ਉਰ ਕਾ। 

ਪਠੇ ਵਕੀਲ ਮਿਲਨ ਹਿਤ ਪਹਿਲੈਂ। 

ਲੈ ਆਗਯਾ ਆਯੋ ਪੁਨ ਸਹਿਲੈਂ' ॥ ੧੪੧॥ 

ਅੱਸੂ ਆਯੁਧ ਦੈ ਦਰਬ ਗਰਬ ਤਜਿ। 

ਗਹੇ ਚਰਨ ਗੁਰੁ ਕੇਰ ਸਰਨ ਭਜ। 

ਕੁਸਲਾਨੰਦ ਗੁਰੁ ਬੂਝ ਬਿਠਾਯੋ। 

ਰਾਜ ਕਾਜ ਪਰਸੰਗ ਚਲਾਯੋ ॥ ੧੪੨ ॥ 

ਫਤੇ ਚੰਦ ਅਰ ਨਾਹਣੇਸ ਕਾ। 

ਥਾ ਬਿਰੋਧ ਜੋ ਦਿਨ ਬਿਸੇਸ ਕਾ'। 

ਬੀਚ ਹੋਇ ਗੁਰੁ ਸੰਧਿ' ਕਰਾਈ। 


1407 





1408 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਾਂ ਤੇ ਸੇਵਕ ਭੇ ਜੁਗ ਰਾਈ' ॥ ੧੪੩ ॥ 
ਮ੍ਿਗਯਾ ਕਰ' ਤੀਨੋ ਮਿਲਿ ਕਰਹੀਂ। 
ਬਿਬਿਧ ਬਿਨੋਦ ਪੁਮੋਦ ਬਿਥਰਹੀਂ'। 
ਕਬਿ ਗਿਰ ਕੰਦੂ ਅੰਦਰ ਜਾਂਹੀ। 

ਕਬੀ ਤੁੰਗ ਗਿਰ ਸਿਖਰਿ ਫਿਰਾਂਹੀ' ॥ ੧੪੪॥ 
ਲੈਘਨਿ ਕਰਿ ਸੰਘਨ ਬਨ ਝੇਰੈ”। 

ਝੀਲਨ ਪੈ ਕਿਤ ਭੀਲਨ ਹੇਰੈਂ”। 

ਕਾਂਨਨ ਮੈਂ ਇਕ ਦਿਨ ਪੰਚਾਨਨ'। 

ਕੀਨ ਨਿਹਾਰਨ, ਦਾਰੁਨ ਆਨਨ' ॥ ੧੪੫ ॥ 
ਨਾਂਹਿਨ ਜਾਂਹਿ ਸਮਾਨ ਕੁ ਆਨਨ'। 
ਹਾਨਨ ਹਿਤ ਗੁਰੁ ਕੀਨ ਬਖਨਾਨ'। 

ਗਹਿ ਸ਼ਮਸ਼ੇਰ ਸਿਪਰ ਸਮ ਸ਼ੇਰਾ'। 

ਹਤੈ ਸਫੁਟ ਕੋ ਸੁਭਟ ਦਲੇਰਾ' ॥ ੧੪੬ ॥ 
ਪਾਵੈ ਬਖਸ਼ ਸ਼ਖਸ' ਸੋ ਭਾਰੀ। 

ਬਾਜੀ ਤਾਜੀ ਜਾਨ ਖਿਲਾਰੀ'। 

ਉਭੈ ਭੂਪ, ਗੁਰੁ, ਬੁੱਧੂ ਪੀਰ। 

ਖਰੇ ਪਿਖੈਂ ਸਭਿ ਸੁਭਟ ਸਧੀਰ ॥੧੪੭॥ 
ਏਕ ਸੁਭਟ ਲੈ ਖੜਗ ਸੁ ਢਾਲਾ। 

ਹੇਰਤ ਟੇਰਤ' ਤਿਸ ਦਿਸ ਚਾਲਾ। 
ਲਾਂਗਲ' ਫੇਰਿ, ਦੇਰ ਬਿਨ ਆਯੋ। 

ਥੱਪਰ ਦੈ ਖੱਪਰਿ ਤਿਹ ਘਾਯੋ' ॥ ੧੪੮॥ 
ਚਾਰ ਬੀਰ ਪੁਨ ਬਾਰੀ ਬਾਰੀ। 

ਗਏ ਜੁ, ਹਤੇ ਤਾਂਹਿ ਬਿਨ ਬਾਰੀ'। 
ਹਾਹਾਕਾਰ ਸੈਨ ਮੈਂ ਪਰਾ। 

ਸ਼ੇਰ ਨ ਸੋ ਜਬਿ ਕਿਸ ਤੈ ਮਰਾ ॥੧੪੯॥ 
ਤਬਿ ਗੁਰੁ ਫੀਲ' ਢੀਲ ਬਿਨ ਤਜ ਕੈ। 
ਖੰਡਾ ਸਿਪਰ' ਹਾਥ ਮੈਂ ਸਜ ਕੈ। 

ਕੇਹਰਿ ਠਵਨ' ਗਵਨ ਦਿਸ ਸ਼ੇਰੈਂ?। 

ਕੀਨ ਜਬੈ, ਨ੍ਰਿਪ ਡਰੇ ਬਧੇਰੈਂ ॥੧੫੦॥ 


'ਦੋਵੇਂਰਾਜੇ। 

'ਸ਼ਿਕਾਰ ਖੇਲਣਾ। 
'ਅਨੇਕ ਤਰ੍ਹਾਂ ਦੇ ਅਨੰਦ ਤੇ ਕੌਤਕ ਵਿਸਥਾਰ ਨਾਲ ਕਰਦੇ 
ਹਨ। 


'ਉੱਚੇ ਪਹਾੜ ਦੀ ਚੋਟੀ 'ਤੇ ਫਿਰਦੇ ਹਨ। 

'ਸੰਘਣੇ ਜੰਗਲ ਤੇ ਝਰਨੇ ਲੈਘ ਕੇ। 

'ਕਿਤੇ ਝੀਲਾਂ ਤੇ ਭੀਲਾਂ ਨੂੰ ਦੇਖਦੇ ਹਨ। 

'ਜੰਗਲ 'ਚ ਇਕ ਦਿਨ ਸ਼ੇਰ। 
'ਭਿਆਨਕ ਮੂੰਹ ਵਾਲਾ ਦੇਖਿਆ। 

'ਜਿਸ ਵਰਗਾ ਕੋਈ ਹੋਰ (ਸ਼ੇਰ) ਨਹੀਂ ਸੀ। 

'ਮਾਰਨ ਵਾਸਤੇ ਗੁਰਾਂ ਨੇ ਕਿਹਾ। 

'ਸ਼ੇਰ ਵਾਂਗ ਢਾਲ ਤਲਵਾਰ ਪਕੜ ਕੇ। 

'ਕੋਈ ਦਲੇਰ ਸੂਰਮਾ (ਸਫੁਟ) ਸਾਹਮਣੇ ਹੋ ਕੇ ਮਾਰੇ। 
'ਪੁਰਸ਼। 

'ਜਾਨ ਤੋਂ ਖੇਲਣ ਦੀ ਇਹ (ਤਾਜ਼ੀ) ਨਵੀਂ (ਬਾਜ਼ੀ) ਖੇਡ ਹੈ। 


'ਦੇਖਦਾ ਤੇ ਬੇਲਦਾ। 
'ਪੁਛ। 


(ਖੱਪਰਿ] ਸਿਰ 'ਤੇ ਥੱਪੜ ਮਾਰ ਕੇ ਤਿਸ ਨੂੰ ਮਾਰ ਦਿੱਤਾ। 
ਬਿਨਾਂ ਦੇਰ ਤੋਂ। 
'ਹਾਥੀ। 


'ਢਾਲ। 
'ਸ਼ੇਰ ਦੇ ਟਿਕਾਣੇ 'ਤੇ। “ਸ਼ੇਰ ਦੀ ਤਰਫ਼ ਜਦੋਂ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਭੈ ਭੂਪ, ਬੁੱਧੂ, ਕ੍ਰਿਪਾਲਾ'। ਕ੍ਰਿਪਾਲ ਚੰਦ (ਮਾਮਾ)। 
ਨੰਦ ਚੰਦ ਲੌ ਬੀਰ ਬਿਸਾਲਾ। 

ਬਾਰ ਬਾਰ ਕਰ ਜੋਰਿ ਬਖਾਨੈ। 

ਸੰਮੁਖ ਸ਼ੇਰ ਨ ਆਪ ਪਿਆਨੈ' ॥ ੧੫੧॥ ਨ ਜਾਉ। 

ਗੁਲਕਾ ਤੀਰ ਬੀਰ ਪਰਿਹਾਰੀ'। 'ਮਾਰ ਕੇ। 

ਅਬਿ ਹੀ ਲੈਹੈਂ ਇਸ ਕੋ ਮਾਰੀ। 

ਅਤਿ ਪੁਮੱਤ' ਪਸੁ ਦਿਸ ਨਾ ਜਾਵੋ। 'ਬਹੁਤੇ ਮਸਤ। 

ਬਾਨ ਪਰਿਹਾਨ ਆਪ ਹੀ ਘਾਵੋ' ॥੧੫੨॥ 'ਤੀਰ ਮਾਰ ਕੇ ਆਪ ਹੀ ਮਾਰ ਦਿਉ। 
ਬੋਲੇ ਗੁਰੁ ਤੁਮ ਪਿਖੋ ਤਮਾਸ਼ਾ। 

ਕਹਾਂ ਕਰੈਂ ਇਸ ਤੈ ਹਮ ਤ੍ਰਾਸਾ। 

ਇਮ ਕਹਿ ਕੇਹਰ ਨਿਕਟਿ ਪਹੂੰਚੇ। 

ਯਾ ਬਿਧਿ ਲਲਕਾਰਯੋ ਗੁਰ ਊਚੇ ॥ ੧੫੩ ॥ 

ਕੇਹਰ ਨਿਕਸ ਬਿਰੇ ਤੈ' ਅਬੈ। 'ਸੰਘਣੇ ਝਾੜ ਤੋਂ। 

ਹਮ ਤੁਮ ਲਰੈਂ ਨਿਹਰ ਹੈਂ ਸਬੈ। 

ਪਿਖਿ ਸੁਨਿ ਲੋਗ ਕਿਮੇ ਕਿਮ ਕੈਹੈਂ”। ।ਕੋਈ ਕਿਵੇਂ ਕਹਿੰਦਾ ਤੇ ਕੋਈ ਕਿਵੇਂ। 
ਕਲਮਲਾਤ' ਚਿਤ ਚੈਨ ਨ ਲੈਹੈਂ ॥੧੫੪॥ 'ਤੜਫਦੇ ਹਨ। 

ਕੋ ਕਹਿਂ ਗੁਰੂ ਬਲੀ ਬਡ ਜੋਧਾ। 

ਹਤੈਂ ਕ੍ਰਿਪਾਨ ਸੰਗ ਕਰਿ ਕੋੋਧਾ। 

ਕੋ ਕਹਿਂ ਮਤੁ ਕਿਤ ਗੁਰੈਂ ਦਬੈ ਹੈ। 

ਗੁਰਸਿੱਖੀ ਕਾ ਸੂਰ ਅਥੈਹੈ' ॥ ੧੫੫॥ 

ਸਿਦਕੀ ਸਿੱਖ ਕਹਿਂ ਇਕ ਨਾਹਰ' ਕਿਆ। 

ਹਤੈਂ ਗੁਰੂ ਜੇ ਬੀਸਕ ਹੈਂ ਇਆ'। 

ਉਤ ਹਰਿ ਪਿਖਿ ਗੁਰੁ ਕੋ ਸਿਰ ਨਾਯੋ। 

ਨਾਹਿ ਬਿਰੇ ਤੈ ਬਾਹਰ ਆਯੋ ॥ ੧੫੬ ॥ 

ਫਿਰ ਗੁਰੁ ਭਨਯੋ ਗਰਜ ਸਮ ਬਾਦਰ। 

ਕਹਾਂ ਪਰਯੋ ਲੁਕ ਗੀਦੀ ਗਾਦਰ'। 

ਨਿਜ ਕੁਲ ਕੋ ਕਯੋਂ ਦਾਗ ਲਗੈ ਹੈਂ। 

ਕਾਯਰ ਭਏ ਭਿ ਜਾਨ ਨ ਦੈਹੈਂ ॥੧੫੭॥ 

ਇਮ ਤਾਨ੍ਹੇ ਸੁਨ ਕੈ ਸੋ ਕੇਹਰ। 

ਉਠਜਯੋ ਕੋਪ ਨਿਕਸਯੋ ਤਜਿ ਬੇਹਰ। 


1409 





1410 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਬਕ੍ਯੋ ਭੀਖਮ ਕਾਲ ਕਰਾਲੈ”। ਭਿਆਨਕ ਕਾਲ ਵਾਂਗ ਭਿਆਨਕ ਭਬਕ ਮਾਰੀ। 
ਬਲ ਸੰਭਾਲ ਦੈ ਛਾਲ ਉਤਾਲੈਂ! ॥ ੧੫੮ ॥ 'ਛੇਤੀ। 
ਫੌਰਨ ਆਨ ਪਰਯੋ ਗਰ ਉਪਰ 


ਨਿਰਭੈ ਖਰੇ ਰਹੇ ਗੁਰੁ ਭੂ ਪਰ'। ਧਰਤੀ ਉਪਰ। 
ਵਾਰ ਸੰਭਾਰ ਮਾਰ ਦੋਧਾਰਾ'। 'ਖੰਡਾ। 
ਦੋ ਧਰ ਕਰਿ ਧਰ ਪਰ ਹਰਿ ਡਾਰਾ! ॥ ੧੫੯॥ __'ਦੋ ਧੜ ਕਰ ਕੇ ਧਰਤੀ 'ਤੇ ਸ਼ੇਰ ਸੁੱਟ ਦਿੱਤਾ। 
ਗੁਰੁ ਬਲ ਪਿਖਿ ਸਬਿ ਜਨ ਬਿਸਮਾਏ। 

ਫੀਲ ਧਵਾਇ ਭੂਪ ਡਿਗ ਆਏ। 

ਧੰਨ ਧੰਨ ਗੁਰੁ ਧੁਨਿ ਭਰ ਰਹੀ। 

ਗੁਰੁ ਸਮ ਬਲੀ ਨ ਕੋ ਮਧ ਮਹੀ' ॥੧੬੦॥ 

ਦਾਰੁਨ' ਦਾੜ੍ਹ ਬਦਨ? ਬਡ ਭਾਰਾ। 

ਅਤਿ ਭਯਾਨਕ ਜਿਨ ਸ਼ੇਰ ਪਰਿਹਾਰਾ। 

ਕੇਹਰ ਤਨ ਤਜਿ ਸੁਰ ਬਨ ਗਯੋ। 

ਨਭ ਪ੍ਰਕਾਸ਼ ਕੁਲਾਹਲ' ਥਯੋ ॥ ੧੬੧॥ 

ਇਹ ਅਚਰਜ ਪਿਖਿ ਜਨ ਬਿਸਮਾਏ। 

ਬੂਝਯੋ ਗੁਰੁ ਕੋ ਨ੍ਰਿਪ ਸਿਰ ਨਾਏ। 

ਤੂਰਨ ਪੂਰਨ ਗੁਰੁ ਇਮ ਕਹਾ। 

ਇਹੁ ਪਾਂਡਵ ਕੁਲ ਮੈਂ ਨਰਰਹਾ ॥ ੧੬੨॥ 

ਭਾਰਥ ਮੈਂ! ਛਲ ਕਰਿ ਲਰਿ ਮਰਾ। 

ਤਾਂ ਤੇ ਤਾਮਸ ਤਨੁ' ਇਨਿ ਧਰਾ। 

ਅਬਿ ਮਮ ਕਰ ਤੈ ਸਦ ਗਤਿ ਪਾਈ। 

ਲੈਹੈ ਵਾਸ ਬਿਕੁੰਠੈ ਜਾਈ ॥ ੧੬੨॥ 

ਸੁਨਿ ਪ੍ਰਸੰਗ ਨਿਜ ਨੈਨ ਨਿਹਰ ਕੈ। 

ਧੰਨ ਧੰਨ ਸਬਿ ਰਹੇ ਉਚਰ ਕੈ। 

ਗੁਰੁ ਕੋ ਲਖਯੋ ਰੂਪ ਕਰਤਾਰਾ। 

ਜਿਤ ਕਿਤ ਗੁਰੁ ਜਸ ਬਿਥਰਯੋ ਭਾਰਾ ॥। ੧੬੪॥ 

ਬਢਜੋ ਪੇਮ ਗੁਰੁ ਪਗ ਮੈਂ ਮਹਾਂ। 

ਕਰਿ ਸਤਿਸੰਗਰੰਗ ਬਡ ਲਹਾ। 

ਬੁੱਧੂ ਸ਼ਾਹਿ, ਭੂਪ ਪੁਨ ਦੋਈ। 

ਬਿਦਾ ਭਏ ਗੁਰੁ ਤੈ ਮੁਦ ਹੋਈ ॥ ੧੬੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1411 


ਨਗਰ ਪਾਂਵਟੇ ਇਮ ਦਸਮੇਸ਼ੂ। 
ਚ਼ਰਿਤ' ਕਰਤ ਗਤਿ ਦਾਨ ਬਿਸ਼ੇਸ਼ੂ। 
ਜੋ ਸੁਨਿ ਪਿਖਿ ਸਿਖ ਲਹਿਂ ਕਲਯਾਨਾ। 
ਧਯਾਇ ਭਯੋਂ ਇਤਿ ਧਰਿ ਗੁਰੁ ਧਿਯਾਨਾ 
॥੧੬੬॥ 
ਸੰਮਤ ਸੱਤ੍ਹਾ ਸੈ ਬੈਤਾਲੀ'। 'ਸੰਮਤ ੧੭੪੨ ਬਿ:। 
ਬਨਯੋ ਪਾਂਵਟਾ ਸੁਖਦ ਬਿਸਾਲੀ ॥ ੧੬੭॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਪਾਂਵਟੇ ਥਿਰਾਂਵਨ' ਪ੍ਰਸੰਗ 
ਬਨਨਨੈ ਨਾਮ ਇਕਵੰਜਮੇਂ ਬਿਸ੍ਰਾਮ ॥੫੧॥ 





1412 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫੨. (ਪਠਾਣ ਨੌਕਰ ਰੱਖਣੇ, ਰਾਮਰਾਇ ਦਾ ਮਿਲਣਾ, ਕਪਾਲ ਮੋਚਨ ਜਾਣਾ, 
ਸਿੱਖਾਂ ਨੂੰ ਪੜ੍ਹਾਉਣਾ, ਸੂਰਮੇ ਭਰਤੀ ਕਰਨੇ) 


ਕਬਿੱਤ: 
ਸੀ ਗੁਰੁ ਨਾਨਕ ਆਨਕ ਸੁਖ ਦਾਇ ਸਦ, 
ਅੰਗਦ ਅਮਰ ਰਾਮਦਾਸ ਆਸ ਕੰਦ ਹੈ”। 


ਅਰਜਨ, ਅਰਿ ਜਨ ਹਰ ਹਰਿ ਗੋਬਿੰਦ ਜੂ, 
ਸੀ ਹਰਿਰਾਇ ਹਰਿ ਕ੍ਰਿਸ਼ਨ ਅਮੰਦ ਹੈ'। 


ਦਾਇਕ ਅਨਿੰਦ, ਬ੍ਰਿੰਦ ਬਿਘਨ ਨਿਕੰਦ ਹੈਂ'। 


ਪਾਦ ਅਰਬਿੰਦ ਦਸ ਗੁਰੁ ਕੋ ਮਲਿੰਦ ਭਵ, 
ਗਯਾਨ ਮਕਰੰਦ ਹਿਤ ਗਯਾਨ ਸਿੰਘ ਬੰਦ ਹੈ' 
॥੧॥ 

ਦਸਮ ਗੁਰੂ ਕੀ ਗਾਥ ਮਾਥ ਨਾਇ ਜੋਰਿ ਹਾਥ, 
ਹਿਤ ਸਾਥ ਗਾਇ ਪਾਥ ਭਵਨਾਥ ਪਾਇ ਹੈਂ”। 


ਰਾਖ ਹੈਂ ਤੁਰਕਾਨ' ਰਾਮਰਾਇ ਮਿਲੈ ਆਨ ਗੁਰੁ, 
ਮੋਚਨ ਕਪਾਲ ਜਾਂਹਿ ਸਿੱਖਨ ਪਢਾਇ ਹੈਂ। 

ਸੂਰਮੇ ਰਖੈ ਹੈਂ ਕਥਾ ਏਤਕ ਕਥੈ ਹੈਂ, 

ਅਬ ਏਸ ਧਿਯਾਇ ਮੈਹੈਂ ਸੁਨੋ ਸਜਨ ਸੁਭਾਇ 
ਹੈਂ”। 

ਦਾਮਲੇ ਗਰਾਮ ਕੇ ਪਠਾਨ ਪਾਂਚ ਸੌ ਸਿਪਾਹੀ, 

ਹੁਤੇ ਸ਼ਾਹੀ' ਮਸ਼ਹੂਰ ਸੂਰ ਭੂਰ ਭਾਇ ਹੈਂ? ॥ ੨॥ 
ਨੌਰੰਗ ਨਿਕਾਰ ਦੀਏ ਕੀਏ ਪੈ ਬਿਗਾਰ ਕੋਊ, 

ਤਾਂ ਤੇ ਡਰ ਸੋਊ ਨਾ ਨਰੇਸ' ਕਾਂਹਿ ਹੈਂ ਰਖੇ। 


'ਸੀ ਗੁਰੂ ਨਾਨਕ ਦੇਵ ਜੀ ਹਮੇਸ਼ਾਂ ਅਨੇਕਾਂ ਸੁਖ ਦੇਣ ਵਾਲੇ, 
ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ ਅਤੇ ਸ੍ਰੀ 
ਗੁਰੂ ਰਾਮਦਾਸ ਜੀ ਆਸਾਂ ਪੂਰੀਆਂ ਕਰਨ ਵਾਲੇ ਹਨ। 


'ਸਰੀ ਗੁਰੂ ਅਰਜਨ ਦੇਵ ਜੀ ਅਤੇ ਵੈਰੀ ਜਨਾ ਨੂੰ ਨਾਸ ਕਰਨ 
ਵਾਲੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਿਰਾਇ 
ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ (ਸਭ 
ਤੋਂ) ਸ੍ਰੇਸ਼ਟ ਹਨ। 


'ਨੌਵੇਂ ਗੁਰੂ (ਸ੍ਰੀ ਗੁਰੂ ਤੇਗ਼ ਬਹਾਦਰ ਜੀ) (ਭੌਮ) ਮੰਗਲ 
ਕਰਨ ਵਾਲੇ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਮਨ) ਇੱਛਤ 
(ਫਲ) ਦੇਣ ਵਾਲੇ (ਅਨਿੰਦ) ਉਸਤਤ ਯੋਗ ਬਹੁਤੇ ਬਿਘਨ ਨੂੰ 
ਕੱਟਣ ਵਾਲੇ ਹਨ। 

ਦਸਾਂ ਗੁਰਾਂ ਦੇ ਚਰਨ ਕਮਲਾਂ ਦਾ ਭੌਰਾ ਹੋ ਕੇ ਗਿਆਨ ਰੂਪ 


ਧੂੜੀ ਲੈਣ ਵਾਸਤੇ ਗਿਆਨ ਸਿੰਘ ਬੰਦਨਾ ਕਰਦਾ ਹੈ। 


'(ਭਵ ਨਾਥ) ਸੰਸਾਰ ਦੇ ਮਾਲਕ (ਵਾਹਿਗੁਰੂ ਮੈਨੂੰ) (ਪਾਥ] 
ਠੀਕਰਸਤੇ ਪਾਉਣੰਗੇ। 
ਪਠਾਣਾਂ ਨੂੰ ਨੌਕਰਰੱਖਣਗੇ। 


'ਚੰਗੀ ਤਰ੍ਹਾਂ ਪਰੇਮ ਨਾਲ। 


'ਬਾਦਸ਼ਾਹ ਦੇ। “ਬਹੁਤ ਚੰਗੇ ਲੱਗੇ ਹਨ। 


'ਰਾਜੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1413 


ਹੁਤੇ ਸੋ ਮੁਰੀਦ ਬੁੱਧੂ ਸ਼ਾਹਿ ਕੇ ਮਹੀਦ', 'ਵੱਡੇ। 

ਤਾਂਹਿ ਸ਼ਾਹਿ ਕੀ ਤਗੀਦ ਤੈ ਰਹਿਤ ਗੁਰੁ ਹੈਂ 'ਬਾਦਸ਼ਾਹ ਦੇ ਹੁਕਮ ਤੋਂ ਬਿਨਾਂ ਗੁਰੂ ਨੂੰ ਜਾਣਿਆ। 
ਲਖੇ'। 

ਤਾਂ ਤੇ ਬੁੱਧੂ ਸ਼ਾਹਿ ਲਯਾਯੋ ਗੁਰੂ ਪੈ ਤਿਨੈ ਹੀ 'ਉਂਤਸ਼ਾਹ ਨਾਲ। 

ਚਾਹਿ', 

ਨੌਕਰ ਰਖਾਨ ਹਿਤ ਬਯਾਨ ਇਮ ਹੈਂ ਅਖੇ'। 'ਇਸ ਤਰ੍ਹਾਂ ਬਚਨ ਕਹੇ। 

ਗੌਰ! ਏ ਲਰੈ ਹੈਂ ਠੌਰ ਛੋਰ ਕੇ ਨ ਜੈਹੈਂ, 'ਬਹੁਤੇ। 

ਔਰ ਕਾਮ ਸਬ ਕੈਹੈਂ! ਯੇ ਸਿਪਾਹੀ ਸਬਿ ਹੈਂ ਪਕੇ 'ਕਰਨਗੇ। 

॥੩॥ 

ਸੁਨ ਕੈ ਤਰੀਫ ਬਡ ਪੀਰ ਤੈ ਸ਼ਰੀਫ' ਤਿਨੈ, 'ਤਿਸ ਨੇਕ ਪੀਰ ਤੋਂ। 

ਕਹਸੋ ਗੁਰੁ ਹੋਂਹਿੰਗੇ ਹਰੀਫ' ਪਰਰਾਖ ਹੈਂ। 'ਦੁਸ਼ਮਣ। 

ਨਿਮਕ ਹਰਾਮ ਜੇ ਥਵੈ ਹੈਂ! ਪੈਹੈਂ ਕੀਓ ਨਿਜ, __'ਹੋ ਜਾਣਗੇ। 

ਹਮਰੋ ਨ ਜੈਹੈ ਕੁਛ ਏਈ ਦੂਖ ਚਾਖ ਹੈਂ। 

ਨੰਦ ਚੰਦ ਕੋ ਬੁਲਾਇ ਗੁਰੁ ਚਿਹਰੇ' ਲਿਖਾਇ, __ 'ਸ਼ਰੀਰ ਦੇ ਚਿਹਨ ਚੱਕਰ। 

ਲਏ ਨੌਕਰ ਬਨਾਇ ਉਤਰਾਇ ਏਕ ਕਾਖ ਹੈ!। __ 'ਇਕ ਪਾਸੇ ਉਤਾਰਾ ਦੇ ਦਿੱਤਾ। 
ਰੂਪੀ ਏਕ ਅਸਵਾਰ' , ਪਾਂਚ ਸਰਦਾਰ ਪੈ ਹੈ, 'ਅਸਵਾਰ ਦਾ ਇਕਰੁਪਇਆ। 
ਰੋਜ਼ਗਾਰ ਰੋਜ਼' ਗੁਰੁ ਬਾਂਧ ਦਯੋ ਆਖ ਹੈ? ॥੪॥ _ 'ਇਕ ਦਿਨ ਦਾ। “ਕਹਿ ਕੇ। 

ਕਾਲੇ ਖਾਂ ਹਯਾਤ ਖਾਂ ਨਜਾਬਤ ਖਾਂ ਭੀਖਨ ਖਾਂ, 

ਸਰਦਾਰ ਗੁਰੂ ਸੋਂ ਸ਼ਿਕਾਰ ਨਿਜ ਜਾਇ ਹੈਂ। 

ਸ਼ੇਰਨ ਲੌ ਮਾਰਤ ਦਿਖਾਰਤ ਤੁਪਕ ਤੀਰ, 

ਕਰਤ ਇਸ਼ਾਰਤ ਸੋਂ! ਕਾਮ ਬਹੁ ਭਾਇ” ਹੈਂ। ਇਸ਼ਾਰੇ ਨਾਲ। “ਬਹੁਤ ਤਰ੍ਹਾਂ ਦੇ ਕੰਮ। 
ਤੌਰ' ਪਾਤਿਸ਼ਾਹਨ ਕੋ ਭਯੋ ਗੁਰੁ ਕੇਰੋ ਗੋਰ”, 'ਢੰਗ, ਤ੍ਰੀਕਾ। “ਬਹੁਤਾ। 

ਸਿੱਖ ਪਿਖਿ ਆਨੰਦ ਮਸੰਦ ਕੁਰਰਾਇ ਹੈਂ”। '(ਕੋਧ ਨਾਲ) ਬੁੜ ਬੁੜ ਕਰਦੇ ਹਨ। (ਅ) ਖਿਝਦੇ ਹਨ। 
ਸਿੱਖ ਦੇਸ਼ ਦੇਸ਼ ਤੈ ਅਸ਼ੇਸ਼' ਹੀ ਹਮੇਸ਼ ਆਇ, __ 'ਬਹੁਤੇ। 

ਦਾਇ ਕੈ ਬਿਸ਼ੇਸ਼ ਭੇਟ ਸੇਸ ਫਲ ਪਾਇ ਹੈਂ ॥੫॥ 

ਤਾਂਹੀ ਸਮੇਂ ਆਇ ਰਾਮਰਾਇ ਕੇ ਮਸੰਦ, 

ਬੰਦਿ ਗੁਰੁ ਪਗ ਜੋਰਿ ਕਰ, ਬਿਨੈ ਇਮ ਕੀਨ ਹੈ। 

ਮਹਾਰਾਜ ਰਾਮਰਾਇ ਆਪ ਕੋ ਨਿਵਾਇ ਸੀਸ, 

ਮਿਲਬੋ ਠਰਾਇਬੇ ਕੋ ਪਠਯੋ ਮੋਹਿ ਬੀਨ' ਹੈ। 





1414 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਐ ਪੈ ਬਿਨ ਫੌਜ ਚਲਿ ਪਾਂਵਟੇ ਤੈ ਔਰ ਥਲ, 
ਚ਼ਲਿ ਬੈਠੇਂ ਆਪ ਤਹਾਂ ਭਲ, ਆਇ ਸੋਉ ਚੀਨ 'ਉਹਰਾਮਰਾਇ ਜੀ ਆ ਕੇ (ਚੀਨ ਹੈ) ਦਰਸ਼ਨ ਕਰ ਲੈਣਗੇ। 
ਹੈ'। 

ਕਾਰਣ ਹੈ ਯਾ ਮੈਂ ਜੋਊ ਆਪ ਤੁਮ ਜਾਨੋ ਦੋਊ, 
ਹਮ ਕੋ ਨ ਸਾਰ' ਕੋਊ ਸਾਚ ਕਹਿ ਦੀਨ ਹੈ ॥੬॥ 
ਮਾਤੁਲ ਕ੍ਰਿਪਾਲ ਸਾਰ ਨੀਤਿ ਕੋ ਅਗਾਰ' ਕਹਯੋ 
ਢਿਗ ਤੈ ਉਚਾਰ, ਰਾਮ ਰਾਇ ਯੌਂ ਡਰਾਨ ਹੈ। 
ਮਤ ਕਿਤ ਲੈਂਹ ਗੈਂਹ' ਪੁਰਿ ਮੈਹਂ ਫੌਜ ਰੈਹ, 
ਏਕਲ ਮਿਲੈਹ' ਤਬਿ ਰੈਹ ਲਾਜ ਮਾਨ ਹੈ। 

ਬੋਲੇ ਸਰੀ ਗੁਰੁ ਹਮ ਰਾਖ ਹੈਂ ਨ ਦ੍ੈਸ਼ ਉਰਿ, 

ਮਿਲ ਹੈਂ ਤਹਾਂ ਹੀ ਤੈਸ ਜੈਸ ਸੋ ਚਹਾਨ ਹੈਂ। 

ਪੈ' ਤਰੈ ਹੈਂ ਹਮ, ਤਹਾਂ ਮਿਲੈ ਆਨ ਹੈ ॥ ੭॥ 
ਪਾਇ ਸਿਰੋਪਾਇ ਬਿਦਾ ਗਯੋ ਸੋ ਮਸੰਦ ਇਦਾਂ, 
ਜਿਦਾਂ ਸੁਨਿ ਗਯੋ ਤਿਦਾਂ ਰਾਮਰਾਇ ਪੈ ਕਹਜੋ। 


ਆਪਨੋ ਤੁਮਾਰੋ ਘਰ ਗੁਰੂ ਏਕ ਜਾਨਤ ਹੈਂ, 

ਉਨ ਕੇ ਨ ਰਾਗ ਰੋਖ' ਜਰਾ ਹਮ ਹੈ ਲਹਜੋ। 'ਮੋਹ ਤੇ ਗੁੱਸਾ। 

ਸੁਨਿ ਰਾਮਰਾਇ ਮੋਦ ਪਾਇ ਲੈ ਫਕੀਰ ਭੀਰ, 

ਸੇਵਕ ਮਸੰਦ ਬ੍ਰਿੰਦ ਆਇ ਤਹਿ ਹੀ ਬਹਯੋ'। 'ਉੱਥੇ ਆ ਕੇ ਬੈਠ ਗਏ। 

ਸੰਗੀਓ' ਕੋ ਕਹਯੋ ਤੁਮ ਲਹਯੋ ਨਾ ਦਤਸ ਤਾਹਿਂ!, ਉਨ੍ਹਾਂ (ਕਲਗੀਧਰ) ਦਾ ਦਰਸ਼ਨ ਨਾ ਕਰਿਆ ਜੇ। 
ਰਹਯੋ ਸਾਵਧਾਨ ਮਾਨ ਖੇਮ! ਹਮਰਾ ਚਹਜੋਂ _'ਰੱਖਿਆ (ਅ) ਸੁਖ ਸਾਂਦ। 


॥੮॥ 

ਇਤ ਤੈ ਗੁਰੂ ਜੀ ਤਸਾਰ ਹੋਇ ਅਸਵਾਰ ਅੱਸ੍ਹ', _'ਘੋੜੇ ਤੇ। 

ਸੰਗ ਪਾਂਚ ਬੀਰ ਲੀਏ, ਮਾਤੁਲ ਸ ਗਨ ਕੈ'। 'ਮਾਮਾ ਜੀ ਸਹਿਤ ਗਿਣ ਕੇ। 

ਤੈਰਤ ਤਰੀ ਪੈ ਗਏ ਤਹਾਂ ਜਹਾਂ ਰਾਮਰਾਇ, ਠਾਂਢ 

ਹੁਤੋ ਦੁਤੀ ਤੀਰ ਭੀਰ ਲੀਏ ਜਨ ਕੈ'। 'ਦੂਜੇ ਕੰਢੇ ਸੇਵਕਾਂ ਦੀ ਭੀੜ ਲੈ ਕੇ ਖੜ੍ਹਾ ਸੀ। 
ਤਾਰਾ ਗੁਰਦਾਸ ਆਦਿ ਪਾਂਚ ਜਨ ਖਾਸ ਬੀਰ, 

ਸੰਗ ਲੈ ਉਮੰਗ ਚਢਯੋ ਤਰੀ ਪਰ ਤਨ ਕੈ'। 'ਬੇੜੀ 'ਤੇ ਸ਼ਰੀਰ ਕਰ ਕੇ ਚੜ੍ਹਿਆ। 

ਕੁਲ ਕੋ ਬੁਲੋਦ ਚੰਦ ਔਰ ਨਿਜ ਚਚਾ ਜਾਨ, 

ਰਾਮਰਾਇ ਝੁਕਯੋ ਗੁਰੁ ਪਗ ਦਿਸ ਆਨ ਕੈ! 'ਆਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੯॥ 

ਗੁਰੂ ਜੀ ਭੀ ਵਾਂਹਿ ਕੋ ਉਮਰ ਮਾਂਹਿ ਬਡੋ ਲਖਿ, 
ਉਠੇ ਜਬਿ, ਤਾਂਹਿ ਝਟ ਭੁਜ ਮਾਂਹਿ ਹੈ ਲਏ। 
ਹੋਇ ਕੈ ਬਗਲਗੀਰ' ਮਿਲੇ ਉਭੈ ਪੀਰ ਧੀਰ”, 
ਕੁਸਲ ਅਨੰਦ ਬੂਝ ਬੀਰ ਬੈਠਤੇ ਭਏ। 

ਬਿਬਿਧਿ ਬਿਚਾਰਿ ਚਾਰੁ' ਬਾਤ ਕੀਨ ਦੁਹੂੰ ਦਿਸ, 
ਜ਼ਿਕਰ ਫਿਕਰ' ਬਹੁ ਰਾਮਰਾਇ ਯੌਂ ਠਏ”। 
ਕੇਤਿਕ ਮਸੰਦ ਹੈਂ ਬੁਲੈਦ ਮੰਦ ਧਨੀ ਮਮ, 
ਮਾਨਤ ਨ ਬਾਤ ਮਨ ਭਾਵਤ ਹੀ ਸੋ ਕਏ'” 
॥੧੦॥ 

ਕਹਸੋ ਗੁਰੁ ਜਾਂਹਿ ਭੂਪ ਕੇ ਪ੍ਰਧਾਨ', ਧਨਵਾਨ 


ਏਕ ਜਾਨ ਰੈਹੈਂ”, ਕੈਹੈਂ ਵੈਹੈਂ ਨੁਕਸਾਨ ਪੈ”। 


ਮਾਲੀ ਜਿਮ ਚਾਹੀਏ ਖਯਾਲ ਤਿਨੈ ਵਾਲੀ ਤਈਂ, 
ਅਤਿ ਊਚੇ ਕਾਟੈ ਸਘਨ ਪਛਾਨ ਪੈ'। 


ਜੈਸੇ ਸ਼ਿਵ ਸਾਧੁ ਭੀ ਰਖਤ ਸਾਧ ਸਬ ਹੀ ਕੋ', 


ਤਬਿ ਹੀ ਤੋ ਬਯਾਧਿ' ਬਿਨੁ ਜੀਵਤ ਜਹਾਨ ਪੈ। 
ਮੂਸ ਪੈ ਭੁਜੰਗ, ਤਾਂ ਪੈ ਮੋਰ, ਗੰਗ ਆਗ ਹਿਤ, 
ਬਿਸ ਹਿਤ ਅਮੀ, ਕਾਮ ਹਿਤ ਬਾਮ ਠਾਨ ਪੈ' 
॥੧੧॥ 


ਗੁਰੁ ਕੋ ਨਿਪੁਨ ਨੀਤਿ' ਸਰਲ ਸਪ੍ੀਤ ਹੇਰਿ, 
ਰਾਮਰਾਇ ਚੀਤ ਪਛੁਤਾਇ ਪੁਰਾ ਭਾਇ ਕੈ'। 
ਸਾਨੰਦ ਆਨੰਦਪੁਰ ਹੂੰ ਕੀ ਬਾਤ ਬੂਝੀ ਫਿਰ, 
ਮਾਨਦ' ਗੁਰੂ ਜੀ ਕਹੀ ਸਬਿ ਹੀ ਸੁਨਾਇ ਕੈ। 
ਬਾਦੀ ਭੂਪ' ਸ਼ਾਦੀ ਪਰ ਫੀਲ ਪਰਸਾਦੀ ਜਿਮ, 
ਲੀਓ ਚਾਹਿ ਦਪਟ' ਸੋ ਕਪਟ ਕਮਾਇ ਕੈ। 
ਇਤਯਾਦਿ ਸਬਿ ਹੀ ਪੁਸੰਗ ਸ ਉਮੰਗ ਕਹਜੋ, 


1415 


ਗਲਵੱਕੜੀ ਪਾ ਕੇ। “ਦੋਵੇਂ ਸ਼ਕਤੀਵਾਨ ਤੇ ਧੀਰਜਵਾਨ। 


'ਅਨੇਕ ਤਰ੍ਹਾਂ ਦੀਆਂ ਵਿਚਾਰਾਂ ਸਹਿਤ। 
'ਫਿਕਰ ਦੇ ਕਥਨ ਭਾਵ ਬਚਨ। ਕੀਤੇ। 


।ਉਹ ਕਰਦੇ ਹਨ। 


'ਮੁਖੀ। 
'ਧਨੀ ਤੇ ਇਤਫ਼ਾਕ ਨਾਲ ਰਹਿੰਦੇ ਹਨ। ?ਉਹ ਫੇਰ ਨੁਕਸਾਨ 
ਕਰਨਗੇ। 


'ਜਿਵੇਂ ਉਨ੍ਹਾਂ (ਬੂਟਿਆਂ) ਦੇ ਮਾਲਕ ਮਾਲੀ ਨੂੰ ਖਿਆਲ 
(ਕਰਨਾ) ਚਾਹੀਦਾ ਹੈ ਬਹੁਤੇ ਉੱਚੇ ਜਾਣ ਕੇ ਕੱਟ ਦੇਵੇ ਅਤੇ 
ਸੰਘਣੇ ਪਛਾਣ ਕੇ (ਛਾਂਟੀ ਕਰ ਦੇਵੇ)। 

'ਜਿਵੇਂ (ਸ਼ਿਵ) ਪਾਰੇ ਨੂੰ (ਸਾਧ] ਮਾਰ ਕੇ ਸਾਰੇ ਹੀ ਸਾਧੂ 
ਆਪਣੇ ਕੋਲ ਰਖਦੇ ਹਨ। 

'ਰੋਗ। 


'ਚੂਹੇ-ਉਪਰ (ਬਲੀ) ਸੱਪ, ਤਿਸ ਉਪਰ (ਬਲੀ) ਮੋਰ, ਅੱਗ 
(ਬੁਝਾਨ) ਵਾਸਤੇ (ਗੰਗ) ਨਦੀ, ਜ਼ਹਿਰ (ਦੂਰ ਕਰਨ) ਲਈ 
ਅੰਮ੍ਰਿਤ ਤੇ ਕਾਮ (ਦੂਰ ਕਰਨ) ਲਈ ਇਸਤ੍ਰੀ ਬਨਾਈ ਹੈ। 
'ਨੀਤੀ 'ਚ ਚਤੁਰ। 


!ਪਹਿਲਾ ਖਿਆਲ ਕਰਕੇ। 


'ਮਾਣ ਦੇਣ ਵਾਲੇ। 
'ਝਗੜਾਲੂਰਾਜਾ (ਭੀਮ ਚੰਦ)। 
'ਧਮਕੀ ਦੇ ਕੇ। 





1416 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਘਰ ਸੰਗ ਨ ਕੁਢੰਗ ਪੁਗੈ' ਕਾਹਿ ਕੈ _'ਨਹੀਂ ਪੁੱਜੇਗਾ ਭਾਵ ਸਫਲ ਨਹੀਂ ਹੋਵੇਗਾ। 


॥੧੨॥ 

ਸੁਨ ਰਾਮਰਾਇ ਪੁਨ ਪਾਇ ਪ੍ਰਮੋਦ ਬੋਲਯੋ, 
ਦਰਸ਼ੀ ਗੁਰ ਘਰ ਕੋ ਨ ਭਰ ਕੋ ਰਹਾਇ ਹੈ'। 
ਬਾਪਰੋ ਨਰੇਸ ਏ ਗਿਰੇਸ ਤੁਰਕੇਸ ਕਹਾਂ, 
ਰਾਵਰੀ' ਰਜਾਇ ਨਾ ਸੁਰੇਸ? ਭੀ ਮਿਟਾਇ ਹੈ। 
ਆਪਨੋ ਹਮਾਰੋ ਘਰ ਜਾਨੋ ਦਿਢ ਏਕੈ ਕਰਿ, 
ਮਾਲਕ ਦੁਹੂੰ ਕੇ ਤਰ ਆਪ ਹੀ ਮਹਾਂਇ ਹੈਂ'। 


ਉਚਿਤ ਅਨੁਚਿਤ ਕੁ ਚਿੱਤ ਨਾ ਧਰਾਇ ਹੈਂ! 
॥੧੩॥ 

ਕਾਰਨ ਅਪਾਰਨ ਸਾਰਨ ਹਿਤ ਅਵਤਾਰ, 

ਆਏ ਜਨ ਤਾਰਨ ਹਾਰਨ ਭੁਵ ਭਾਰ ਕੋ'। 


ਕੀਓ ਮੈ ਵਿਚਾਰਨ ਬਿਡਾਰਨ' ਤੁਰਕ ਤੇਜ, 
ਪਾਰਨ ਧਰਮ ਹਿੰਦੁ, ਜਿੰਦ ਸਿਖ ਸਾਰ ਕੋ'। 


ਆਪ ਗੁਰੂਆਨ ਗੁਰੁ ਹੇਰੇ ਹਮ ਨੀਕ ਤਰ', 
ਕਰਿਹੋ ਉਜਾਰੌ ਘਰ ਪੰਥ ਪਰਚਾਰ ਕੋ'। 

ਸੁਨਿ ਗੁਰੁ ਮੁਸਕਾਏ ਰਦ ਪਾਂਤ' ਯੋੌਂ ਸੁਹਾਏ, 
ਪਰਵਾਲ ਸੰਪਟੁ ਮੈਂ ਹੀਰਨ ਚਿਨਾਰ ਕੋ' ॥ ੧੪॥ 
ਜਮਨਾ ਕੇ ਉਭੇ ਤੀਰ ਦਾਸਨ ਕੀ ਥੀ ਜੁ ਭੀਰ, 
ਸਿੱਖ ਗੁਰੂ ਕੇ ਸਧੀਰ ਗੁਨ ਗੀਰ ਨੂਤਨੀ'। 
ਸਨਮੁਖ ਠਾਂਢੇ ਬਾਢੇ ਅਹਿਲਾਦ ਪੇਖਤ ਥੇ', 

ਉਤ ਰਾਮਰਾਇ ਕੀ ਜੋ ਸੰਗਤ ਥੀ ਊਤਨੀ'। 

ਖਰੇ ਹੁਤੇ ਦੀਏ ਪੀਠ ਬੰਦ ਕੀਏ ਦ੍ਰਿਗ ਦੀਠ', 
ਉਰਿ ਧਰਿ ਦ੍ਰੈਸ਼ ਨੀਠ' ਭਾਵਨਾ ਕਸੂਤਨੀ”। 


ਹੇਰਿ ਗੁਰੁ ਕਹਯੋ ਤਾਚੇ' ਰਾਮਰਾਇ ਗੁਰੂ ਸਾਚੇ”, 


ਕੋਈ ਭਰਿਆ ਨਹੀਂ ਰਹੇਗਾ। 
।ਆਪ ਦੀ। ?ਇੰਦੂ। 


'(ਤਰ) ਅਤਿਸੈ ਕਰ ਕੇ ਆਪ ਹੀ (ਮਹਾਇ) ਵੱਡੇ ਮਾਲਕ 
ਹੋ। 

ਸੂਰਜ ਰੂਪ। 

(ਸਾਡੀ ਕਿਸੇ) ਯੋਗ ਅਯੋਗ (ਗੱਲ) ਨੂੰ ਚਿੱਤ ਵਿੱਚ ਨਹੀਂ 
ਰੱਖੋਗੇ। 


ਸਾਰੇ ਸੰਸਾਰ ਦੇ (ਅਪਾਰ) ਬਹੁਤੇ ਜਨਾਂ ਦੇ ਤਾਰਨ ਦੇ [ਹਿਤ) 
ਵਾਸਤੇ ਅਤੇ (ਭੁਵ] ਧਰਤੀ ਦੇ ਭਾਰ ਨੂੰ (ਹਾਰਨ) ਦੂਰ ਕਰਨ 
ਦੇ (ਕਾਰਨ) ਵਾਸਤੇ ਅਵਤਾਰ ਧਾਰ ਕੇ ਆਏ ਹੋ। 
'ਨਾਸ ਕਰਨ ਵਾਸਤੇ। 

'ਹਿੰਦੂ ਧਰਮ ਦੀ ਪਾਲਣਾ ਲਈ ਅਤੇ ਸਾਰੇ ਸਿੱਖਾਂ ਨੂੰ (ਜਿੰਦ) 
ਜੀਵਨ ਦੇਣ ਲਈ। 

'ਬਹੁਤ ਚੰਗੀ ਤਰ੍ਹਾਂ। 

/(ਗੁਰੂ) ਘਰ ਨੂੰ ਰੌਸ਼ਨ ਕਰੋ ਅਤੇ ਪੰਥ ਪ੍ਰਚਲਤ ਕਰੋ। 
ਦੰਦਾਂ ਦੀ ਪੰਗਤੀ। 

'ਮੂੰਗਿਆਂ ਦੇ ਡੱਬੇ ਵਿੱਚ ਜਿਵੇਂ ਕੋਈ ਹੀਰੇ ਚਿਣੇ ਹੋਏ ਹਨ। 


'ਗੁਣਾਂ ਦੇ ਗੂਹਣ ਕਰਨ ਵਾਲੇ ਨਵੇਂ ਨਵੇਂ ਸਿੱਖ। 

'ਵਧੇ ਹੋਏ ਅਨੰਦ ਨਾਲ ਵੇਖਦੇ ਸਨ। 

ਮਹਾਂ ਮੂਰਖਾਂ ਦੀ। 

'ਨੇਤ੍ਹਾਂ ਦੀ ਨਿਗਾਹ ਬੰਦ ਕੀਤੀ ਹੋਈ ਸੀ। 

ਪ੍ਰਗਟ, ਪ੍ਰਤੱਖ। “ਉਲਟੀ ਭਾਵਨਾ ਸੀ ਭਾਵ ਸ਼ਰਧਾ ਹੀਨ 


ਸਨ। 
'ਤਦੋਂ। “ਕਲਗੀਧਰ ਜੀ ਦਾ ਰਾਮ ਰਾਇ ਨੂੰ 'ਗੁਰੂ ਸਾਚੇ' 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿਖ ਯਾਂ ਕੇ ਮੂਢ ਕਾਚੇ ਸੰਗਤ ਹੈ ਭੂਤਨੀ 
॥੧੫॥ 

ਫੇਰ ਗੁਰਦਾਸ ਦਿਸ ਹੇਰਿ ਗੁਰੁ ਕਹਯੋ ਤਿਸ, 
ਕਯੋਂਰੇ ਭਾਈ ਬਹਿਲੋ ਕੇ ਪਹਿਲੋ ਤੈਂ ਜੇ ਕਹਾ। 
ਤਾਰਾ ਭਾਰਾ ਮੇਰੇ ਬੀਰ' ਚਲਵੱਈਏ ਤੀਰ ਧੀਰ, 
ਦੇਹੈਂ ਛਾਤੀ ਚੀਰ ਗੁਰੁ ਗੋਬਿੰਦ ਕੀ ਸੋ ਮਹਾਂ। 
ਕਾਂ ਕੇ ਬਲ ਏਰੇ ਖਲ' ਏਤੋ ਗਰਬਾਯੋ ਭਲ, 
ਅਬ ਤੋ ਚਲਾਇ ਕੈ ਦਿਖਾਇ ਕਾਨੀ' ਕੋ ਯਹਾਂ। 
ਸੁਨਿ ਤਾਂਹਿ ਸ਼ਰੁਮਾਇ ਡਰ ਪਾਇ ਸਿਰ ਨਾਇ, 
ਕਹਯੋ ਜੋਰ ਰਾਵਰੋ ਸਦੈਵ ਹਮ ਕੋ ਰਹਾ ॥੧੬॥ 
ਬਾਤ ਬਹੁ ਭਾਂਤਿ ਬਖਯਾਤ ਕਿਛੁ ਗੋਪ' ਕਰਿ, 
ਭਯੋ ਬਿਦਾ ਰਾਮਰਾਇ ਸਾਨੰਦ ਸਭੀਰ ਹੈ'। 
ਸ੍ਰੀ ਗੁਰੂ ਤਰਨੀ ਪੈ' ਤੈਰਤ ਕਰਤ ਸੈਰ, 

ਦੇਖਤ ਤਰੋਵਰੁ ਮਹੋਵਰ ਸੁ ਤੀਰ ਹੈਂ”। 

ਪਾਂਵਟੇ ਕੇ ਆਇ ਪਾਸ ਉਤਰੇ ਗੁਰੂ ਜੀ ਖਾਸ', 
ਪੰਕ' ਬਿਨ ਪੇਖਿ ਥਲ ਪੀਰਨ ਕੇ ਪੀਰ ਹੈਂ। 
ਜਾਇ ਨਿਜ ਧਾਂਮ ਸੁਖ ਧਾਮ ਕੈ ਅਰਾਮ ਨਿਸ, 
ਫਜਰੇ ਦਿਵਾਨ ਮੈਂ ਥਿਰਾਨ ਭੰਜ ਭੀਰ ਹੈਂ! 
॥੧੭॥ 

ਸਿੱਖਨ ਕੈ ਪਰਖਬੇ ਕੋ ਬੂਝਯੋ ਗੁਰੁ ਤਾਂਹੀ ਛਿਨ, 
ਕਾਹੇ ਦਰਸਯੋ ਤੁਮ” ਬੰਦਯੋ' ਰਾਮਰਾਇ ਕੋ। 


ਗੁਰੂ ਹਰਿ ਰਾਇ ਜੋ ਹਟਾਇ ਗਏ ਮਾਨਨ ਤੈ, 
ਤਾਂ ਤੇ ਤਨਖਾਹੀ ਤੁਮ ਭਏ ਹੈਂ ਸੁਭਾਇਕੋ'। 


1417 


ਕਹਿਣਾ ਠੀਕ ਨਹੀਂ ਜਚਦਾ। ਜਦ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ 
ਹਰਿ ਰਾਇ ਸਾਹਿਬ ਜੀ ਨੇ ਰਾਮ ਰਾਇ ਨੂੰ ਗੁਰਿਆਈ ਗੱਦੀ 
ਦੇ ਯੋਗ ਨਾ ਸਮਝ ਕੇ ਅੱਠਵੇਂ ਪਾਤਸ਼ਾਹ ਸ੍ਹੀ ਗੁਰੂ ਹਰਿ 
ਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ 
ਸੀ ਤਾਂ ਹੁਣ ਰਾਮ ਰਾਇ ਨੂੰ 'ਸੱਚਾ ਗੁਰੂ' ਕਿਵੇਂ ਕਿਹਾ ਜਾ 
ਸਕਦਾ ਹੈ। ਹਾਂ, ਉਸ ਨੂੰ 'ਕੱਚਾ ਗੁਰੂ ਭਾਵ ਆਪਣੇ ਆਪ 
ਬਣਿਆ ਗੁਰੂ ਤਾਂ ਕਿਹਾ ਜਾ ਸਕਦਾ ਹੈ। 


ਮੇਰਾ ਭਰਾ 'ਤਾਰਾ' ਭਾਰਾ ਸੂਰਮਾ ਹੈ। 


'ਗੁਪਤ। 
।ਆਪਣੀ ਭੀੜ ਸਣੇ। 

'ਬੇੜੀ। 

ਕੰਢੇ ਦੇ ਬਹੁਤ ਚੰਗੇ ਦਰੱਖ਼ਤ ਦੇਖਦੇ ਹਨ। 

।ਆਪ। 

'ਚਿੱਕੜ। 

'ਸੁਖਾਂ ਦੇ ਘਰ (ਗੁਰਾਂ ਨੇ) ਆਪਣੇ ਘਰ ਜਾ ਕੇਰਾਤ ਨੂੰ 
ਆਰਾਮ ਕੀਤਾ, ਮੁਸੀਬਤ ਨੂੰ ਦੂਰ ਕਰਨ ਵਾਲੇ ਸਤਿਗੁਰੂ 
(ਫਜਰੇ) ਸਵੇਰੇ ਆ ਕੇ ਦੀਵਾਨ 'ਚ ਬੈਠੇ। 


ਤੁਸਾਂ ਕਿਉਂ ਦੇਖਿਆ ਤੇ ਕਿਉਂ ਨਮਸਕਾਰ ਕੀਤੀ। “ਵਜ਼ਨ 
ਪੂਰਾ ਕਰਨ ਲਈ 'ਤੁਮ' ਅਸਾਂ ਆਪਣੇ ਕੋਲੋਂ ਪਾਇਆ ਹੈ। 


'ਸੁੱਤੇ ਸਿੱਧ ਹੀ। 





1418 


ਸਿੱਖਨ ਉਚਾਰਾ ਹਮ ਨਯਾਰਾ ਨ ਨਿਹਾਹਾ ਸੋਊ, 
ਰਾਵਰੋ ਸਰੂਪ ਹੀ ਵਿਚਾਰ ਸਬਿ ਕਾਇ ਕੋ'। 
ਸਬਿ ਹੀ ਗੁਬਿੰਦ ਆਹਿ ਆਦਿ ਗ੍ਰੰਥ ਜੀ 
ਪਰਾਹਿ', 

ਜਲ ਕੇ ਤਰੰਗ ਜਨ ਭਿੰਨ ਜਯੋਂ ਨ ਪਾਇ ਕੋ 
॥੧੮॥ 

ਹਿੰਦੂ ਐ ਤੁਰਕ ਸਬਿ ਏਕ ਰੂਪ ਆਪ ਕਹਜੋ, 
ਧੂਰਿ ਕੇ ਕਨੂਕਾ ਸਭ ਧੂਰ ਹੀ ਦਿਖਾਇ ਕੈ। 
ਸਰਬੰ ਖਲ ਮਿਦੰ ਬੁਹਮ', ਬੇਦ ਕਹਿ ਭੇਦ 
ਦਹਿ”, 

ਤਾਂ ਤੇ ਹਮ ਕੈਸ ਪੇਖੈਂ ਭੇਦ ਰਾਮਰਾਇ ਕੋ। 

ਪੇਖ ਯੋਂ ਸਿਦਕ ਗਯਾਨ ਸਿੱਖਨ ਕਾ ਸੁਖਦਾਨ, 
ਮਾਨ ਕੈ ਮਹਾਨ ਮੋਦ ਕਹਯੋ ਸਤ ਭਾਇ ਕੈ'। 

ਭਏ ਤੁਮ ਨਿਰਮਲੇ ਪਿਰਮਿਲੇ ਐਨ' ਅਬਿ, 
ਐਸੋ ਨਿਰਮਲ ਗਯਾਨ ਗਹਯੋ ਨਿਜ ਚਾਇ ਕੈ' 
॥੧੯॥ 

ਉਤ ਦਿਸ ਰਾਮਰਾਇ ਬੂਝਯੋ ਜਬਿ ਇਸੀ ਭਾਇ, 
ਬੋਲ ਤਾਂ ਕੇ ਸਿੱਖ, ਹਮ ਨਾਹਿ ਵਾਂਹਿ ਹੇਰਯੋ। 
ਥਾਰੈ ਬਿਨ' ਹਮ ਨਾ ਨਿਹਾਰੈਂ ਅਵਤਾਰੈਂ ਕਬੀ, 
ਫਿਰਤ ਗੁਬਿੰਦ ਦਾਸ ਜੈਸੇ ਬਹੁਤੇਰਯੋ'। 

ਠਾਂਢੇ ਰਹੇ ਪੀਠ ਧਰਿ ਤੁਮੈ ਦਿਸ ਨੀਠ ਤਰ, 
ਰਾਖੀ ਬੰਦ ਦੀਠ ਕਰਿ ਮੁਖਿ ਨਾਹਿ ਫੇਰਯੋ'। 


ਸੁਨਿ ਰਾਮਰਾਇ ਕੋਪ ਕਹਜੋ ਤੁਮ ਬੇਮੁਖ ਭੇ, 
ਯਾਂਹੀ ਤੈ ਗੁਰੂ ਨੈ ਤੁਮੈ ਭੂਤਨੇ ਹੈ ਟੇਰਯੋ ॥੨੦॥ 
ਇਤ ਗੁਰੁ ਗੋਬਿੰਦ ਮਿਿਗਿੰਦ ਚਿੰਦ ਦਾਇ ਫਲ' 
ਕਰਤ ਬਿਲਾਸ ਸ ਹੁਲਾਸ ਨਿਤ ਹੈਂ ਨਏ। 


ਬਿਹਾਰ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸਾਰੇ (ਕਾਇ) ਸ਼ਰੀਰਾਂ ਨੂੰ। 
'ਕਹਿੰਦੇ ਹਨ। 


'(ਸਰਬੰ) ਸਾਰਾ (ਖਲ) ਇਕੱਠਾ ਕੀਤਾ ਹੋਇਆ (ਇਦੰ) 
ਇਹ (ਸੰਸਾਰ) ਬ੍ਰਹਮ ਸਰੂਪ ਹੈ। “ਭੇਦ ਨੂੰ ਸਾੜਦੇ ਹਨ। 


'ਚੰਗੇ ਖ਼ਿਆਲ ਨਾਲ ਕਿਹਾ। 
ਠੀਕ ਪਰਮੇਸ਼ੁਰ ਨਾਲ ਮਿਲੇ ਹੋਏ ਹੋ। 
'ਚਾਅ ਨਾਲ। 


ਤੁਹਾਡੇ ਬਿਨਾਂ। 
ਜਿਵੇਂ (ਹੋਰ ਬਹੁਤ ਫਿਰਦੇ ਹਨ)। 


'ਭਾਵ ਤੁਹਾਡੀ ਤੇ ਗੁਰੂ ਕਲਗੀਧਰ ਜੀ ਦੀ ਤਰਫ਼ (ਨੀਠ) 
ਪ੍ਤੱਖ ਹੀ (ਤਰ) ਬਹੁਤਾ ਪਿੱਠ ਕਰ ਕੇ ਖੜੇ ਰਹੇ, ਨਿਗਾਹ 
ਬੰਦ ਕਰਰੱਖੀ, ਮੂੰਹ ਵੀ ਨਹੀਂ ਮੋੜਿਆ। 

'ਮਨ ਇੱਛਤ ਫਲ ਦੇਣ ਵਾਲੇ। 


'ਕਦੇ ਪਹਾੜਾਂ ਤੇ ਜੰਗਲਾਂ ਵਿੱਚ ਫਿਰ ਕੇ ਸ਼ਿਕਾਰ ਦੇਖਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਰ ਮਿਿਗਨ ਕੋ ਮੋਖ ਚਾਰ ਧਾ ਦਏ'। 
ਕਰਤ ਚ਼ਰਿਤ ਜਰਨੈਲੀ ਸੈਨ ਤੈ ਲਏ'। 


ਕੀੜਤ ਜਮਨ ਜਲ ਤ੍ਰੀੜਤ ਸਪਤਨੀਨ, 
ਬ੍ਰੀੜਤ ਨੱਯਾ ਮੈਂ ਕਿਛੁ ਨੀੜਤ ਨ ਸੋ ਕਏ'' 
॥੨੧॥ 


ਸੂਰ ਸੁਤਾ ਵੈਸ, ਵੈਸ ਤੈਸ ਹੀ ਨਵੀਨ ਹੈ'। 


ਵਾਂ ਕੇ ਪਰਕੀਆਂ ਈਹਾਂ ਸੂਕੀਆਂ ਅਧੀਨ ਹੈਂ”। 


ਕਰਤ ਕਲੋਲ ਲੋਲ ਬਿਬਿਧ ਅਮੋਲ ਡੋਲ, 
ਸਾਨੰਦ ਅਤੋਲ ਜਲ ਛੋਲਤ ਛ਼ਟੀਨ ਹੈ”। 


ਮਾਨੋ ਜਲਸਾਂਈ ਗੁਰੁ ਛੀਰ-ਨਿਧਿ ਮਥ ਢੁਰ, 
ਪਤੀਬੂਰਤਾ ਕਾਢ ਫੁਰ ਰਮਾ ਰੰਭਾ ਲੀਨ ਹੈੱ' 
॥੨੨॥ 


ਦੇਖ ਦੇਵ ਚੇਸ਼ਟਾ ਸੁੇਸ਼ਟਾ ਸਨੀਤਿ ਪੀਤਿ, 
ਨੇਸ਼ਟਾ ਪੁਨੀਤ ਕੈ ਅਸ਼ੀਰਵਾਦ ਦਾਏ ਹੈੱ”। 


ਤੀਨੇ ਰਸ ਭੀਨੇ ਪਰਬੀਨੇ ਚਾਇ ਪੀਨੇ ਭਰੇ, 
ਆਨੰਦ ਅਧੀਨੇ ਕੀਨੇ ਖੇਲ ਮਨ ਭਾਏ ਹੈੱ”। 


ਪੁਨਾ ਗੁਰੁ ਔਰ ਰੀਤਿ ਧਾਰੀ ਸੁਖਕਾਰੀ ਤਬਿ, 


1419 
'ਚਾਰ ਤਰ੍ਹਾਂ ਦੀਆਂ ਮੁਕਤੀਆਂ ਦੇਂਦੇ ਹਨ। 


'ਕਦੀ ਨਦੀ ਤਰਦੇ ਹਨ। ਕਦੇ (ਬਿਲਖ) ਵਿਲੱਖਣ (ਲੱਛ) 
ਸਰਦਾਰੀ ਲੈਂਦੇ ਹਨ। 


'ਜਮਨਾ ਦੇ ਪਾਣੀ ਵਿੱਚ (ਕੀੜਤ) ਖੇਲਾਂ ਕਰਦੇ ਹਨ। 
(ਸਪਤਨੀਨ) ਕਾਹਲੀ ਨਾਲ (ਤ੍ਰੀੜਤ) ਝਪਟਾਂ ਮਾਰਦੇ ਹਨ। 
(ਅੱਗੋਂ ਦੂਜੇ) (ਬ੍ਰੀੜਤ) ਸ਼ਰਮ ਖਾ ਕੇ ਬੇੜੀ 'ਚ ਵੜ ਜਾਂਦੇ 
ਹਨ। ਉਹ ਨੇੜੇ ਨਹੀਂ ਢੁਕਦੇ। 


ਸੂਰਜ ਦੀ ਪੁੱਤ੍ਰੀ ਜਮਨਾ (ਵੈਸ) ਉਹੋ ਹੀ ਹੈ ਅਤੇ (ਵੈਸ) 
ਉਮਰ ਵੀ ਤਿਸ ਕ੍ਰਿਸ਼ਨ ਵਾਂਗ ਨਵੀਂ ਹੈ। 


।ਐਪਰ ਕ੍ਰਿਸ਼ਨ ਨਾਲੋਂ ਕਿਤਨਾ ਹੀ ਵਾਧਾ ਇਹ ਹੈ ਕਿ ਉਸ ਦੇ 
ਪਰਾਈਆਂ ਇਸਤ੍ਰੀਆਂ ਅਧੀਨ ਸਨ ਤੇ ਗੁਰੂ ਜੀ ਦੇ 
ਆਪਣੀਆਂ ਇਸਤ੍ਰੀਆਂ ਅਧੀਨ ਹਨ। 


'(ਬਿਬਿਧਿ) ਅਨੇਕ ਤਰ੍ਹਾਂ ਦੀਆਂ ਅਮੋਲਕ (ਲੋਲ) ਚੰਚਲ 
ਅਤੇ ਸੁੰਦਰ (ਕਲੋਲ) ਮਨ ਦੀਆਂ ਮੌਜਾਂ, ਫਿਰ ਕੇ ਕਰਦੇ 
ਹਨ। 


'ਜਾਣੌ ਵਿਸ਼ਨੂੰ ਰੂਪ ਸਤਿਗੁਰੂ ਨੇ ਖੀਰ ਸਮੁੰਦਰ ਨੂੰ ਰਿੜਕ ਕੇ 
ਤੇ ਢਲ ਕੇ ਛੇਤੀ ਨਾਲ ਪਤਿਬ੍ਰਤਾ (ਰਮਾ) ਲਛਮੀ ਤੇ (ਰੰਭਾ) 
ਪਾਰਬਤੀ ਕੱਢ ਲਈਆਂ ਹਨ। 


ਦੇਵਤੇ ਸ੍ਰੇਸ਼ਟ ਤੇ ਨੀਤੀ ਸਹਿਤ (ਚੇਸ਼ਟਾ) ਖੇਲਾਂ ਦੇਖ ਕੇ 
ਪ੍ਰੀਤੀ ਤੇ ਪਵਿੱਤੂ ਨਿਸ਼ਚਾ ਕਰ ਕੇ ਅਸ਼ੀਰਵਾਦ ਦੇਂਦੇ ਹਨ। 


'ਤਿੰਨਾਂਰਸਾਂ (ਹਾਸ, ਬੀਰ ਤੇ ਅਦਭੁੱਤ) 'ਚ ਭਿੱਜੇ ਹੋਏ ਚਤੁਰ 
(ਸਤਿਗੁਰਾਂ) ਤਕੜੇ ਚਾਅ ਨਾਲ ਭਰੇ ਹੋਇਆਂ ਅਨੰਦ ਦੇ 
ਅਧੀਨ ਹੋ ਕੇ ਮਨ ਭਾਉਂਦੇ ਖੇਲ ਕੀਤੇ। 





1420 
ਜਮੁਨਾ ਕੇ ਤਟ ਪੈ ਕਨਾਤ ਠਟਵਾਏ ਹੈਂ”। 

ਬੈਠ ਕੈ ਇਕੰਤ ਸਵਾ ਜਾਮ ਲੌ' ਸੁਤੰਤ ਨੀਤ, 
ਕਵਿਤਾ ਕਰੰਤ ਭਗਵੰਤ ਗੁਨ ਗਾਏ ਹੈਂ ॥੨੩॥ 
ਪਰਬੰਧ ਦਸਮੋਂ ਸਕੰਧ ਭਾਗਵਤ ਕੀਨ ਹੈ'। 


ਰਾਸ ਕੋ ਬਿਹਾਰ ਰਚਯੋ ਰੁਚਿਰ ਉਦਾਰ ਅਤਿ, 
ਉਕਤਿ ਅਨੂਠੀ ਸੁਠ ਯੁਕਤਿ ਨਵੀਨ ਹੈ'। 


ਉਪਮਾਨ' ਉਪਮੇਯ? ਲਛਨਾ” ਬਯੰਗ'' ਧੁਨਿ”, 


ਯਮਕ' ਦਮਕ” ਰਸ” ਅਲੈਲਾਰ'' ਪੀਨ ਹੈਂ?”। 


ਚੌਬੀ ਅਵਤਾਰਨ ਕੀ ਗਾਥ ਹੈ ਉਚਾਰਨ ਕੀ, 
ਆਦਿ ਮੈਂ ਕਕਾਰ' ਔ ੜਕਾਰ” ਅੰਤ ਦੀਨ ਹੈ 


॥੨੪॥ 

ਜਾਪੁ ਜੀ ਅਕਾਲ ਜੂ ਕੀ ਉਸਤਤਿ ਕੀਨ, 
ਉਪਦੇਸ਼ ਹੈ ਵਿਸ਼ੇਸ਼ ਜਾ ਮੈਂ ਦਾਇਕ ਕਲਯਾਨ ਸੋ। 
ਸੰਗਤ ਅਪਾਰ ਚਾਰ ਕੂੰਟ ਤੈ ਉਦਾਰ ਭਾਰ', 
ਆਵਤ ਚੜ੍ਹਾਵਤ ਸੁ ਭੇਟ ਚਾਰੁ' ਮਾਨ ਸੋ”। 
ਕਰਿ ਕੈ ਦਰਸ ਪਗ ਪਰਸ ਹਰਸ ਧਰਿ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਅਨੇਕ ਤਰ੍ਹਾਂ ਦੇ ਸੁਤੰਤਰ ਛੰਦ ਰਚ ਕੇ (ਅਮੰਦ) ਸ੍ਰੇਸ਼ਟ ਤੇ 
(ਪੁਬੰਧ) ਉੱਤਮਰੀਤੀ ਤੇ ਸਿਲਸਿਲੇ ਵਾਲੀ ਕਾਵਜ ਰਚਨਾ 
ਰਾਹੀਂ ਭਾਗਵਤ ਦੇ ਦਸਵੇਂ ਸਕੰਦ (ਦਾ ਉਲਥਾ) ਕੀਤਾ। 


ਕ੍ਰਿਸ਼ਨ ਜੀ ਦੀਰਾਸ ਲੀਲ੍ਹਾ ਬਹੁਤ ਸ੍ਰੇਸ਼ਟ ਸੁੰਦਰਰਚੀ (ਜਿਸ 
ਵਿੱਚ) ਅਨੋਖੀ ਕਥਨੀ, ਸੁੰਦਰ ਤੇ ਨਵੀਆਂ ਜੁਗਤੀਆਂ ਹਨ। 
'ਜਿਸ ਦੀ ਉਪਮਾ ਦਿੱਤੀ ਜਾਵੇ ਜਿਵੇਂ ਚੰਦ ਦੀ ਉਪਮਾ ਮੁੱਖ ਨੂੰ 
ਦਿੱਤੀ ਜਾਂਦੀ ਹੈ। “ਜਿਸ ਨੂੰ ਉਪਮਾ ਦਿੱਤੀ ਜਾਵੇ ਜਿਵੇਂ ਮੁੱਖ ਨੂੰ 
ਚੰਦ ਦੀ ਉਪਮਾ ਦਿੱਤੀ ਜਾਂਦੀ ਹੈ। “ਸ਼ਬਦ ਦੀ ਉਹ ਸ਼ਕਤੀ 
ਜਿਸ ਰਾਹੀਂ ਸਧਾਰਨ ਅਰਥ ਤੋ ਭਿੰਨ ਸ਼ਬਦ ਦਾ ਵਾਸਤਵ 
ਅਰਥ ਅਤੇ ਭਾਵ ਪ੍ਰਗਟ ਹੁੰਦਾ ਹੈ। ''ਵਯੰਜਨਾ ਵ੍ਰਿੱਤੀ 
(ਰਮਜ਼) ਨਾਲ ਜਾਨਣ ਯੋਗ ਅਰਥ। “ਕਾਵਯ ਅਨੁਸਾਰ ਉਹ 
ਗੂਢ ਅਰਥ ਦਾ ਭਾਵ ਜੋ ਅੱਖਰਾਂ ਦੇ ਅਰਥ ਤੋਂ ਭਿੰਨ ਵੰਜਨਾ 
ਸ਼ਕਤੀ ਦੁਆਰਾ ਪੁਗਟ ਹੋਵੇ। ਸ਼ਬਦ ਤੋਂ ਅਰਥ, ਅਰਥ ਤੋੱ 
ਵਯੰਗ ਤੇ ਵਯੰਗ ਤੋਂ ਧੁਨਿ ਹੋਇਆ ਕਰਦੀ ਹੈ। 

'ਇਕ ਸ਼ਬਦਾਲੌਕਾਰ ਜਿਸ ਦਾ ਲੱਛਣ ਇਹ ਹੈ ਕਿ ਇੱਕੋ 
ਸ਼ਬਦ ਅਨੇਕ ਵਾਰ ਆਵੇ ਪਰ ਅਰਥ ਵੱਖ ਵੱਖ ਹੋਵੇ। 
ਪੁਕਾਸ਼, ਚਮਕ। “ਕਾਵਿ ਅਨੁਸਾਰ ਮਨ 'ਚ ਉਤਪੰਨ ਹੋਣ 
ਵਾਲਾ ਉਹ ਭਾਵ ਜੋ ਕਾਵਿ ਪੜ੍ਹਨ, ਸੁਣਨ ਜਾਂ ਨਾਟਕ ਵੇਖਣ 
ਤੋਂ ਪੈਦਾ ਹੁੰਦਾ ਹੈ। ''ਸ਼ਬਦ ਅਤੇ ਅਰਥ ਦੇ ਵਰਣਨ ਕਰਨ 
ਦੀ ਉਹਰੀਤ ਜੋ ਕਾਵਿ ਦੀ ਸ਼ੋਭਾ ਵਧਾਵੇ। ਬਹੁਤੇ ਹਨ। 


'ਕੱਕਾ ਅੱਖਰ। “ੜਾੜਾ ਅੱਖਰ। 


'ਬਹੁਤੀ ਤੇ ਸ੍ਰੇਸ਼ਟ। 
'ਸੁੰਦਰ। “ਸਤਿਕਾਰ ਨਾਲ। 
'ਚਰਨ ਛੁਹ ਕੇ ਤੇ ਅਨੰਦ ਧਾਰ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1421 


ਪਾਇ ਫਲ ਚਾਰ ਪੈ ਸਿਧਾਰ ਘਰ ਜਾਨ ਸੋ'। 'ਫੇਰ ਘਰਾਂ ਨੂੰ ਚਲੇ ਜਾਂਦੇ ਹਨ। 
ਤੀਰ ਗੁਰੁ ਭੀਰ ਬੀਰ ਧੀਰਨ ਗੰਭੀਰ ਰਹਿ', ਸਤਿਗੁਰਾਂ ਕੋਲ ਬਹੁਤੇ ਗੰਭੀਰ ਤੇ ਧੀਰਜਵਾਨ ਸੂਰਮਿਆਂ ਦੀ 


ਕੇਤਕ ਸਮਾ ਬਿਤਾਇ ਭਾਇ ਮੋਦ ਠਾਨ ਸੋ! 

॥੨੫॥ 

ਦੀਪ ਮਾਲ ਕਰਿ ਕੈ ਸ਼ਿਕਾਰ ਗਏ ਦੂਰ ਦੂਰ, 

ਦੂਣ ਮਗ ਛੋਰਿ ਹੋਰ ਪੰਥ ਪਗ ਧਾਰ ਹੈਂ। 

ਬੂੜੀਏ ਸਢੌਰੇ ਦਿਸ, ਨਿਸ ਬਸ ਕਿਸਿ ਕਿਸਿ 

ਗਰਾਮ ਮੈ ਅਰਾਮ ਪਾਇ, ਸਿੱਖਨ ਕੋ ਤਾਰ ਹੈਂ। 

ਮੋਚਨ ਕਪਾਲ' ਏਕ ਤੀਰਥ ਬਿਸਾਲ ਆਹਿ, 'ਕਪਾਲ, ਮੋਚਨ, ਇਹ ਜਗ੍ਹਾ ਜਗਾਧਰੀ ਤੋਂ ਪੰਜ ਕੋਹ 
ਉੱਤਰ, ਸਢੌਰੇ ਪਾਸ ਅੰਬਾਲੇ ਜ਼ਿਲ੍ਹੇ 'ਚ ਹੈ। 


ਮੇਲਾ ਕੀਨੋ ਤਹਾਂ ਪੂਨਯੋ ਕਾਤਕ ਵਿਚਾਰ ਹੈਂ। 

ਤੀਰਥ ਪੈ ਆਵਨ ਗੁਰੂ ਕਾ ਬਹੁ ਥਾਵਨ ਤੈ, 

ਸੰਗਤਾਂ ਮਸੰਦ ਬ੍ਰਿੰਦ ਆਏ ਸੋ ਅਪਾਰ ਹੈਂ 

॥੨੬॥ 

ਗੁਰੂ ਕਾ ਜਹੂਰ ਨੂਰ' ਪਰਤਾਪ ਭੂਰ” ਪਿਖਿ, 'ਖੁਗਟ ਖੁਕਾਸ਼। “ਬਹੁਤਾ। 


ਸਿੱਖ ਹੋਹਿੰ ਲੋਗ ਬਹੁ ਭੇਟ ਸੋ ਚਢਾਏ ਹੈ। 
ਹੂੰ ਕੋ ਦੈਨ ਹੇਤ ਸਿਰਪਾਉ ਮੰਗਵਾਏ, 
ਬੂੜੀਏ ਸਢੌਰੇ ਲੌ ਮਸੰਦ ਫਿਰ ਆਏ ਹੈਂ। 
ਮੋਲ ਕੋ ਨ ਪਾਏ ਟੋਲਿ' ਆਏ ਬਹੁਤੇਰੇ ਜਬਿ, 
ਗੁਰੂ ਜੀ ਵਿਚਾਰ ਤਬਿ ਬੇਨ ਯੋਂ ਅਲਾਏ ਹੈਂ। 
ਤੀਰਥ ਕਿਨਾਰੇ ਲਘੁ ਸ਼ੰਕਾ ਜੋ ਉਤਾਰੇ', 
ਦੀ 0 
ਜੇ ਬਿਨਾ ਬਹਾਨੇ ਲੈਹੈਂ ਰੌਰ ਪੈਹੈ ਦੌਰ ਜੈਹੈਂ, 
ਯੌ ਨ ਕਿਛੁ ਕੈਹੈਂ ਸ਼ਰਮੈਹੈਂ ਦੈਹੈਂ ਆਪ ਹੈਂ। 
ਮਾਨਿ ਸਿੱਖ ਸੁਭਟਨ ਹੇਰਿ ਤਟ ਤੀਰਥ ਕੇ, 
ਮਲ ਮੂਤ ਕਰਤੇ ਸੁ ਗਹੇ, ਯੌਂ ਅਲਾਪ ਹੈੱਂ"। ਉਨ੍ਹਾਂ ਨੂੰ) ਇਸ ਤਰ੍ਹਾਂ ਕਹਿਂਦੇ ਹਨ। 
ਆਏ ਮੂਢ ਨ੍ਹਾਨ ਕੈ ਮਹਾਨ ਪਾਪ ਠਾਨਬੇ ਕੋ, 
ਤੀਰਥ ਕਿਨਾਰਨ ਬਿਗਾਰਨ ਕੁ ਥਾਪ ਹੈਂ'। 'ਵਿਗਾੜਨ ਨੂੰ ਕਰਦੇ ਹੋ ਭਾਵ ਵਿਗਾੜਦੇ ਹੋ। 
ਐਸੇ ਕਹਿ ਪਗੀਆ ਉਤਾਰਿ ਲਹਿ ਜਾਹਿੰ ਗਹਿ, 





1422 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੋਗ ਕਹਿਂ ਅਦਬ ਰਖਤ ਗੁਰੁ ਆਪ ਹੈਂ ॥੨੮॥ 

ਧੰਨ ਗੁਰੁ ਧੰਨ ਭਾਖੈਂ ਪੇਖਬੇ ਕੋ ਅਭਿਲਾਖੈਂ, 

ਹਿੰਦੁ ਧਰਮ ਏਹੁ ਰਾਖੈਂ ਪ੍ਰਭੂ ਪ੍ਰਗਟਾਏਂ ਹੈਂ। 

ਤੀਨ ਦਿਨ ਮੇਲਾ ਹੈ ਸੁਹੇਲਾ' ਯੋਂ ਸਕੇਲਾ” ਰਹਜੋ, 

ਕਰੇ ਨਾ ਠਠੇਲਾ' ਕੋ ਧਕੇਲਾ ਨਾਹਿ ਦਾਏ ਹੈਂ। 

ਗੁਰੂ ਯੋਂ ਚਰਿਤ' ਕੀਨ ਜਗ ਮੈਂ ਸੁਜਸ ਲੀਨ, 

ਸਾਤਕ ਸੌ ਪਾਗ ਛੀਨ ਲੀਨ ਸੋ ਧੁਵਾਏ ਹੈਂ। 

ਔਰ ਕਿਛੁ ਮੋਲ ਕੇ ਮੰਗਾਇ ਸਿਰੇਪਾਇ ਦਾਇ, 

 ਪਇ॥ 

ਮਾਤ ਠਏ' ਮੰਗਲ ਬਖਜਯਾਤ ਮੋਦ ਮਾਨ ਹੈਂ। 'ਕੀਤੇ। 
ਲੋਗ ਦੇਸ ਦੇਸ ਤੈ ਵਿਸੇਸ ਹੀ ਗੁਰੂ ਪੈ ਆਇ, 

ਗੁਨੀ ਕਵਿ ਕੋਵਿਦ' ਅਸੇਸ? ਪਾਇ ਮਾਨ ਹੈਂ। __ 'ਵਿਦਵਾਨ। “ਬਹੁਤਾ। 
ਜਾਇ ਹੈਂ ਅਨੇਕ ਏਕ ਆਇ ਹੈਂ ਸੁਜਸ ਸੁਨ, 


ਦ੍ਰਾਰ ਪੈ ਕੁਲਾਹਲ' ਰਹਾਵਤ ਮਹਾਨ ਹੈਂ। ਖ਼ੁਸ਼ੀ ਦਾ ਭੰਡ-ਰੌਲਾ। 
ਆਯੁਧ ਅਭਯਾਸਤ ਪ੍ਰਕਾਸ਼ਤ ਸੂਤਿ ਬਿਦਯਾ, 
ਸਾਨੰਦ _ਹੁਲਾਸਤ _ਬਿਲਾਸਤ _ਦਿਵਾਨ ਹੈਂ! 'ਸ਼ਸਤ੍‌ ਵਿੱਦਿਆ ਦਾ ਅਭਿਆਸ ਕਰਦੇ ਹਨ, ਵੇਦਾਂ ਦੀ 


ਵਿੱਦਿਆ (ਭਾਵ ਆਤਮਿਕ ਵਿਦਿਆ) ਦਾ ਪ੍ਰਕਾਸ਼ ਕਰਦੇ 
ਹਨ। ਅਨੰਦ ਤੇ ਉਤਸ਼ਾਹ ਸਹਿਤ ਦੀਵਾਨ ਵਿੱਚ ਬਚਨ ਕਰਦੇ 
ਹਨ। 


੨੦ ॥ 


<< 


ਦੋਹਰਾ: 

ਤਿਸੀ ਸਮੇ ਪੰਡਿਤ ਅਯੋ, 

ਦੂਜ ਰਘੁਨਾਥ ਇਕ ਨਾਮ। 

ਨਵ ਖਟ ਦਸ ਅਠ ਚਾਰ ਮੈਂ, 

ਨਿਪੁਨ ਨੀਤਿ ਗੁਨ ਧਾਮ' ॥੩੧॥ 'ਨੌ ਵਿਆਕਰਣਾਂ, ਛੇ ਸ਼ਾਸਤ੍ਰਾਂ, ਅਠਾਰਾਂ ਪੁਰਾਣਾਂ, ਚਾਰ ਵੇਦਾਂ 
ਦੀ ਵਿੱਦਿਆ ਅਤੇ ਨੀਤੀ ਵਿੱਚ ਚਤੁਰ ਗੁਣਾਂ ਦਾ ਘਰ ਸੀ। 

ਚੌਪਈ: 

ਸੁਨਿ ਬਿਦਯਾ ਤਾਂ ਤੈ ਗੁਨ ਗ੍ਰਾਹੀ'। 'ਗੂਣਾਂ ਨੂੰ ਗੁਹਣ ਕਰਨ ਵਾਲੇ (ਭਾਵ ਗੁਣਾਂ ਦੇ ਕਦਰ ਦਾਨ 


ਸਤਿਗੁਰੂ)। 
ਸੀ ਗੁਰੂ ਉਰਿ ਧਰਿ ਮੋਦ ਮਹਾਂਹੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1423 


ਪਾਂਚ ਰਜਤਪਣ' ਤਾਂਹਿ ਰੁਜ਼ੀਨਾ। 
ਕੀਨੋ, ਭਾਵਤ ਭੋਜਨ ਦੀਨਾ ॥ ੩੨ ॥ 
ਰਾਖਯੋ ਢਿਗ ਨਿਤ ਕਥਾ ਸੁਨਾਵੈ। 
ਅਨਿਕ ਭਾਂਤਿ ਕਰਿ ਗੁਰੈਂ ਰਿਝਾਵੈ। 


ਇਕ ਦਿਨ ਸਤਿਗੁਰੁ ਕਰਿ ਵਿਚਾਰ ਚਿਤ। 


ਸੰਸਕ੍ਰਿਤ ਬਿੱਦਜਾ ਪਢਨੇ ਹਿਤ ॥ ੩੩ ॥ 
ਸਿੱਖ ਕਿਤਿਕ ਬਿਪ' ਪਾਸ ਬਿਠਾਰੇ। 
ਲਗਯੋ ਪਢਾਵਨ ਸੋ ਮੁਦ ਧਾਰੇ। 

ਕੋਊ ਸਾਰਸੂਤ ਕੌਮਦੀ' ਲਾਏ। 


ਸ਼ੀਘੂ ਬੋਧ ਅਸੋਤਤ੍ਰ' ਪਢਾਏ ॥ ੩੪ ॥ 
ਇਕ ਦਿਨ ਪੰਡਿਤ ਬੂਝਯੋ ਸਹਿਲੈਂ'। 
ਕੌਨ ਕੌਨ ਜਾਤੀ ਤੁਵ ਪਹਿਲੈਂ। 

ਕਾਂਹਿ ਤੁਖਾਨ, ਕਹਾਰ' ਬਤਾਯੋ। 
ਛੀਂਬਾ, ਜਾਟ, ਕੁਲਾਲ' ਸੁਨਾਯੋ ॥ ੩੫ ॥ 


ਖੱਤਰੀ ਬਨਕ', ਅਰੋੜਾ ਕਾਹੂੰ। 
ਕਹੇ ਜਬੈ ਸੁਨਿ ਕੈ ਦਿਜ ਵਾਹੂ'। 
ਕਹੋ ਸ਼ੂਦੂ ਤੁਮ ਨਹਿਂ ਅਧਿਕਾਰੀ। 


ਸੁ 
= ਨ = 


ਬੇਦ ਬਿੱਦਯਾ ਕੇ ਹਮ ਧਾਰੀ ॥੩੬॥ 


ਦਯੋ ਜਵਾਬ ਪਢਾਵਨ ਤੈ ਹੈ। 

ਸਿੱਖਨ ਆਇ ਕਹੋ ਗੁਰੁ ਪੈ ਹੈ। 

ਗੁਰੁ ਵਿਚਾਰ ਪੰਡਿਤ ਬੁਲਵਾਯੋ। 

ਬੂਝਯੋ ਪੁਨ ਉਨਿ ਐਸ ਅਲਾਯੋ ॥ ੩੭॥ 
ਸ਼ੂਦਰ ਹੈਂ ਬਹੁ ਸਿੱਖ ਤੁਮਾਰੇ। 

ਇਨਿ ਨ ਬੇਦ ਬਿਦਯਾ ਅਧਿਕਾਰੇ। 
ਸ਼ੂਦਰਹਿਂ ਬੇਦ ਪਢਾਵੈ ਜੋ ਹੈ। 


ਹਲਤ ਪਲਤ ਵਹਿ ਦਿਜ ਨਿਜ ਖੋ ਹੈ ॥੩੮॥ 


ਸਰਬ ਬੈਨ ਉਨਿ ਗਰਬ ਯੁੂਤੈ ਜੋ। 
ਕਹੇ ਸੁਨੇ ਗੁਰੁ ਕੁਪੇ ਉਤੈ' ਤੌ। 
ਬੋਲੇ ਗੁਰੁ ਸੁਨ ਦੂਜ ਅਭਿਮਾਨੀ। 


'ਬੂਹਮਣ। 


ਇਕ ਵਯਾਕਰਣ ਦਾ ਗੂੰਥ ਜੋ ਅਨੁਭੂਤਿ ਸੂਰੂਪ ਦਾ ਲਿਖਿਆ 
ਹੋਇਆ ਹੈ। 

'ਭਟੋਜਿ ਦੀਖਸ਼ਤ ਕ੍ਰਿਤ ਵਿਆਕਰਣ ਦੀ ਪ੍ਰਸਿੱਧ ਪੁਸਤਕ। 
'ਸੁੱਤੇ ਸਿੱਧ। 


'ਮਹਿਰਾ। 
'ਘੁਮਿਆਰ। 
'ਬਾਣੀਆ। 

'ਉਸ ਬ੍ਰਹਮਣ ਨੇ। 





1424 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮ ਜਿਨ ਕੀ ਔਲਾਦ ਅਗਯਾਨੀ ॥ ੩੯ ॥ 

ਜਰਮ ਕਰਮ ਤਿਨ ਕੇ ਜੇ ਸੁਨ ਹੈਂ। 

ਤੌ ਤੂੰ ਲੱਜਤ ਹੂ ਸਿਰ ਧੁਨ ਹੈਂ। 

ਬੁਹਮਾ ਉਪਜਯੋ ਘਾਸ ਕਮਲ ਤੈ। 

ਭਯੋ ਬਸ਼ਿਸਟ ਬੇਸਵਾ ਪਲ ਤੈ' ॥੪੦॥ 

ਕੇਵਟ ਸੁਤਾ' ਬਜਾਸ ਉਪਜਾਯੋ। 

ਸ੍ਰਿੰਗੀ ਰਿਖਿ ਹਰਣੀ ਤੈ ਗਾਯੋ। 

ਮੇਡਕਿ ਤੈ' ਮਾਂਡਵ ਉਤਪੰਨਾ। 

ਹਸਤਾਮੱਲ ਹਸਤਨੀ ਜੰਨਾ' ॥੪੧॥ 

ਇਸੀ ਤੌਰ ਬਡ ਜਏ' ਤੁਮਾਰੇ। 

ਤਾਂ ਤੇ ਗਰਬ ਕਹਾਂ ਤੂੰ ਧਾਰੇਂ। 

ਪੁਨਾ ਜਨਮ ਤੈ ਸ਼ੂਦੂ ਸਬ ਹੀ। 

ਦੂਜ ਹੂ ਸੰਸਕਾਰ ਹੂੈ' ਜਬਿ ਹੀ ॥੪੨॥ 'ਜੰਦੂ ਆਦਿ ਸੰਸਕਾਰ ਕਰਾਉਣ ਨਾਲ ਦੂਜ ਹੋ ਜਾਂਦਾ ਹੈ। 

ਬੇਦ ਪਢੈ ਤਬਿ ਬਿੱਪੂ ਹੋਈ। 

ਬੁਹਮ ਗਯਾਨੀ ਬੁਹਮਣ ਸੋਈ। 

ਅਰ ਸਥਿ ਰਕਤ ਬਿੰਦ ਤੇ' ਪੈਦਾ। 

ਹੋਤ ਭਏ ਤੁਮ ਕਹਾਂ ਅਲੈਦਾ' ॥ ੪੨ ॥ 

ਤੈਂ ਜੋ ਸ਼ੂਦੂ ਸਿੱਖ ਬਤਲਾਏ। 

ਹਾਡ ਚਾਮ ਅਭਿਮਾਨ ਰਖਾਏ। 

ਅਹੇ ਚਮਾਰ ਚਰਮ ਅਭਿਮਾਨੀ। 

ਯਹਿ ਭਾਖਤ ਸੂਤਿ' ਕੋਵਿਦ” ਗਜਾਨੀ ॥੪੪॥ _'ਵੇਦ। “ਵਿਦਵਾਨ। 

ਬੂਝਤ ਹਮ ਤੁਮ ਤੈ ਇਕ ਔਰੈਂ। 

ਜਾਂ ਤੈ ਗਰਬ ਸਰਬ ਤੁਵ ਦੌਰੈਂ। 

ਬੁਹਮਨ ਤੁਸੀ ਜਨਮ ਤੈ ਕੈਹੋ'। 'ਕੀ ਤੁਸੀਂ ਬੂਹਮਣ ਜਨਮ ਕਰ ਕੇ ਕਹਿੰਦੇ ਹੋ ਭਾਵ ਬੂਹਮਣ 
ਦੇ ਘਰ ਜੰਮਿਆਂ ਹੀ ਬੁਹਮਣ ਹੁੰਦਾ ਹੈ। 

ਕੈਧੋ ਖਟ ਕਰਮਾ ਯੁਤ ਲੈਹੋ' ॥ ੪੫ ॥ 'ਜਾਂ ਤੁਸੀਂ ਛੇ ਕਰਮਾਂ ਸਹਿਤ ਨੂੰ ਬੁਹਮਣ ਜਾਣਦੇ ਹੋ। 

ਜੇ ਜਾਤੀ ਤੈ' ਬ੍ਰਹਮਨ ਲੈਹੈਂ। 'ਜਨਮ ਤੋਂ ਹੀ। 

ਕਰਮ ਚੰਡਾਲਨਿ ਸ਼ੂਦੂਨਿ ਕੈਹੈਂ'। '(ਬੂਹਮਣ ਹੋ ਕੇ) ਕਰਮ ਚੰਡਾਲਾਂ ਤੇ ਸ਼ੂਦਰਾਂ ਵਾਲੇ ਕਰਦੇ 
ਹਨ। 

ਤਿਨ ਸੋ ਤੁਮ ਕਿ ਨ ਬਰਤਨ ਕਰਿ ਹੋ'। ਕਿਉਂ ਨਹੀਂ ਵਰਤਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1425 


ਤਾਂਹਿ ਜਾਤ ਤੈ ਕਾਂਹਿ ਪਰਹਰ ਹੋ' ॥੪੬॥ 'ਤਿਨਾ ਦੀ ਜਾਤੀ ਬ੍ਰਹਮਣ ਹੋਣ ਦੇ ਬਾਵਜੂਦ ਉਨ੍ਹਾਂ ਦਾ 
ਤਿਆਗ ਕਿਉਂ ਕਰਦੇ ਹੋ। 

ਜੇ ਖਟ ਕਰਮੀ ਬ੍ਰਹਮਨ ਹੋਈ'। 'ਜੇ ਛੇ ਕਰਮਾਂ ਕਰਨ ਵਾਲਾ ਹੀ ਬੂਹਮਣ ਹੋਵੇ। 

ਤੌ ਸ਼ੂਦੂ ਕਰਮ ਕਰਿ ਹੈ ਜੋਈ'। 'ਤਾਂ ਜੇਹੜਾ ਸ਼ੂਦਰ ਉਹ ਛੇ ਕਰਮ ਕਰਦਾ ਹੋਵੇ। 

ਤਾਂ ਕੋ ਤੁਮ ਕਿ ਨ ਸੰਗ ਮਿਲੈਹੋ'। ਕਿਉਂ ਨਹੀਂ ਨਾਲ ਮਿਲਾਉਂਦੇ। 

ਬੇਟੀ ਰੋਟੀ ਸਾਂਝ ਨ ਕੈਹੋ ॥੪੭॥ 

ਤਾਂ ਤੇ ਔਰ ਨ ਬ੍ਰਹਮਨ ਕੋਈ। 

ਬੁਹਮ ਗਯਾਨੀ ਬੁ ਹਮਨ ਹੋਈ। 

ਏਹੀ ਮਤ ਹੈ ਹਮਰਾ ਸਾਚੋ। 

ਉਕਤ ਯੁਕਤਿ' ਭਈ ਤੁਮਰੀ ਕਾਚੋ ॥। ੪੮ ॥ 'ਕਥਨ ਤੇ ਦਲੀਲ। 

ਅਬਿ ਸੁਨ ਸਿੱਖ ਹਮਾਰੇ ਜੇਤੇ। 

ਲੇਤ ਉਪਦੇਸ਼ ਆਇ ਜਬਿ ਏਤੇ'। 'ਏਥੇ (ਸਾਡੇ ਪਾਸੋਂ)। 

ਦੁਤੀ ਜਨਮ ਗੁਰੁ ਘਰ ਤਿਹ ਹੋਈ। 

ਭਵੈਂ ਦੁਜਨਮੇ ਦਰਜ ਹੈਂ ਸੋਈ' ॥੪੯॥ 'ਦੂਜੇ ਜਨਮ ਵਾਲੇ ਹੋ ਜਾਣਗੇ ਉਹ ਦ੍ਰਜ ਹੋਣਗੇ। 

ਅਬਿ ਮੈਂ ਐਸਾ ਪੰਥ ਚਲੈਹੋਂ। 

ਸਬਿ ਕੋ ਸੋਢੀ ਛੱਤ੍ਰੀ ਕੈਹੋਂ। 

ਸੰਸਕਾਰ ਤੈ ਸ਼ੂਦੂ ਬੈਸ। 

ਹੈਂ ਹੈਂ ਛੱਤ੍ਰੀ ਬੇਦ ਕਹੈਸ' ॥੫੦॥ 

ਤੁਮ ਸ਼ੂਦੂ ਇਨਿ ਕੋ ਕਿਮ ਕੈਹੋ'। 

ਬੋਲਨ ਕੂੜ ਮੂੜ ਫਲ ਪੈਹੋ। 

ਜਿਨ ਸਿੱਖਨ ਕੋ ਸ਼ੂਦੂ ਕੈਹੈਂ। 

ਤਿਨ ਤੈ ਬਿੱਪਰ ਬੇਦ ਪਢੈ ਹੈਂ ॥੫੧॥ 

ਮੀਰੀ ਪੀਰੀ ਰਾਜ ਫਕੀਰੀ। 

ਦਾਨ ਦਹੀਰੀ ਬਡ ਤਦਬੀਰੀ'। 

ਸ਼ਸਤੁ ਸ਼ਾਸਤਰ ਬਿਦਯਾ ਜੇਤੀ। 

ਮੈ ਨਿਜ ਸਿੱਧੇ ਬਖਸ਼ੋਂ ਤੇਤੀ ॥੫੨॥ 

ਸੁਨਿ ਪੰਡਿਤ ਲੱਜਤ ਹੂ ਗਯੋ। 

ਗੁਰੂ ਹੁਕਮ ਇਮ ਸਿੱਖੇਂ ਦਯੋ। 

ਪਢੋਂ ਅਬੈ ਤੁਮ ਕਾਂਸ਼ੀ ਜਾਏ। 

ਨਿਗਮਾਗਮ' ਬਿਦਯਾ ਮਨ ਲਾਏ ॥੫੩॥ 





1426 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰ ਪਢਤ ਜੋ ਬਰਸਨ ਮੈਂ ਹੈ'। 'ਹੋਰਨਾਂ ਨੂੰ ਜੋ ਵਿੱਦਿਆ ਵਰ੍ਹਿਆਂ ਵਿੱਚ (ਆਉਂਦੀ ਹੈ)। 
ਤੁਮੈਂ ਮਹੀਨਜੋਂ ਮੈਂ ਸੋ ਐਹੈ'। ।ਉਹ (ਵਿਦਿਆ) ਆ ਜਾਵੇਗੀ। 
ਜੇਤਿਕ ਬਿਦਯਾ ਸਭਿ ਜਗ ਮੈਂ ਹੈ। 

ਗੁਰੁ ਘਰ ਮੈਂ ਅਬਿ ਆਇ ਸੁਰੈਹੈ ॥੫੪॥ 

ਦੋਹਰਾ: 

ਹਾਥ ਜੋਰਿ ਸਿੱਖਨਿ ਕਹਜੋ, 

ਜਹਿੰ ਭੇਜੋ ਤਹਿਂ ਜਾਹਿਂ। 

ਪੈ ਕਾਂਸੀ ਮੈਂ ਕਯਾ ਹਮੈਂ, 

ਸ਼ੂਦੁ ਕਹਿੰ ਦੂਜ ਨਾਹਿ ॥੫੫॥ 

ਚੌਪਈ: 

ਸੁਨਿ ਪੁਨ ਗੁਨਿ' ਗੁਰੁ ਐਸ ਉਚਾਰੀ। 

ਛੱਤ੍ਰੀ ਬੂਣ ਆਸ਼੍ਰਿਮ ਬ੍ੁਹਮਚਾਰੀ। 

ਹੂ ਦੁਬਿਧਾ' ਮਮ ਪੰਥ ਪਛਾਨੋ। 

ਸ਼ਸਤੁ ਗਹੇ ਸੁ ਛੱਤ੍ਰੀ ਮਾਨੋ ॥੫੬॥ 

ਪਢੈ ਜੁ ਸ਼ਾਸਤਰ ਸੋ ਬੁਹਮਚਾਰੀ। 

ਉਭੈ ਰੀਤਿ ਹੈ ਜੀਤ ਤੁਮਾਰੀ। 

ਰਾਜ ਜੋਗ ਗੁਰੁ ਕੇ ਘਰ ਮੈਂ ਹੈ। 

ਆਦਿ ਗੁਰੂ ਤੈ ਚਲਯੋ ਜੁ ਐਹੈ ॥੫੭॥ 

ਪਹਿਲੇ ਪੀਰੀ ਹੁਤੀ ਫਕੀਰੀ। 

ਖਸ਼ਟਮ ਗੁਰੁ ਮੇਲੀ ਮਧ ਮੀਰੀ। 

ਬਸਨ ਕਖਾਇ' ਫਕੀਰੀ ਕੇਰੇ। 

ਤੁਮ ਧਰਿ ਬਿੱਦਯਾ ਪਢੋਂ ਬਧੇਰੇ ॥ ੫੮ ॥ 

ਨਿਰਮਲ ਪੰਥ ਅਨਾਦੀ ਗੁਰੁ ਕਾ। 

ਹੈ ਇਹੁ ਬਿਦਤੈ ਸਿੰਘਨ ਬੁਰਕਾ'। 'ਸਿੰਘਾਂ ਦੇ ਪਹਿਰਾਵੇ ਵਿੱਚ ਪੁਗਟ ਹੋਵੇਗਾ। 
ਕਾਂਸ਼ੀ ਗਏ ਮਾਨ ਵਹਿ ਆਗਯਾ। 

ਜਾਗਯਾ ਭਾਗ ਲਾਲ ਰੰਗ ਲਾਗਯਾ ॥ ੫੯ ॥ 

ਭਾਈਰਾਮਾਂ, ਗੰਡਾ, ਸੈਣਾ। 

ਬੀਰਾ, ਕਰਮਾ' ਪਾਂਚੋਂ ਐਣਾ”। 'ਕਰਮ ਸਿੰਘ। ਪੰਜੇ ਚੰਗੇ (ਸਿੱਖ ਸਨ)। 
ਜੋ ਪਾਛੇ ਆਛੇ ਸਿੰਘ ਥੀਏ। 

ਰਾਮ ਸਿੰਘ ਗੰਡਾ ਹਰਿ ਲੀਏ ॥੬੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1427 


ਬੀਰ ਸਿੰਘ ਸੈਣਾ ਸਿੰਘ ਰਾਮ। “ਮਹਾਨ ਕੋਸ਼ ਵਿੱਚ ਇਨ੍ਹਾਂ ਪੰਜਾਂ ਸਿੰਘਾਂ ਦੇ ਨਾਮ ਇਹ ਦਿੱਤੇ 
ਹਨ > ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ 
ਤੇ ਸੋਭਾ ਸਿੰਘ। ਏਥੇ ਰਾਮ ਸਿੰਘ ਦੋ ਵਾਰ ਆ ਗਿਆ ਹੈ ਤੇ 
ਕਰਮ ਸਿੰਘ ਦੂਜੀ ਵਾਰ ਰਹਿ ਗਿਆ ਹੈ ਜੋ ਪ੍ਰੈਸ ਦੀ ਉਕਾਈ 
ਸਮਝਣੀ ਚਾਹੀਦੀ ਹੈ। 

ਲਿਖੇ ਕੇਸਰਾ ਸਿੰਘ ਇਹ ਨਾਮ। 

ਭਗਵਾਂ ਭੇਖ ਕੇਰ ਭਗਵਾਨੈ'। 

ਬਾਣਾ ਰਿਖੀਅਨ ਊਚ ਮਹਾਨੈਂ ॥੬੧॥ 

ਬੁਹਮ ਚਰਯ ਧਰਿ ਪਢਨੇ ਲਾਗੇ। 

ਸੰਸਕ੍ਰਿਤ ਬਿਦਯਾ ਬਡ ਭਾਗੇ। 

ਚੇਤਨ ਬਟ' ਅਬਿ ਹੈ ਜਿਸ ਨੌਰੈਂ। 'ਇਸ ਜਗ੍ਹਾ ਦੇ ਚੇਤਨ ਬਟ, ਚੇਤਨ ਮਠ ਤੇ ਚੇਤਨ ਵਟ 
ਆਦਿ ਮਸ਼ਹੂਰ ਨਾਮ ਹਨ। ਇਸ ਦਾ ਪੁਰਾਣਾ ਨਾਉਂ 'ਯਤਨ 
ਵਟੇਸ਼੍ਰ' ਸ਼ਿਵ ਮੰਦਰ ਦੇ ਕਾਰਣ 'ਯਤਨ ਵਟਾ' ਸੀ। 

ਤਹਿਂ ਰਹਿ ਬਿਦਯਾ ਪਢੀ ਸੁ ਗੌਰੈਂ ॥੬੨॥ 

ਭਿੱਛਸਾ ਕਰਿ ਮਧੂਕਰੀ' ਪਾਵੈਂ। 'ਮੰਗ ਦੀਰੋਟੀ। 

ਨਿਰਮਲ ਸੰਤ ਬਿਰੱਕਤ ਕਹਾਵੈਂ। 

ਸੱਤਾ ਨੰਦ ਪੰਡਤ ਥਾ ਦੱਖਨੀ। 

ਤਿਸ ਤੈ ਪਢੇ ਬਿਰੋਲੀ ਮਖਨੀ' ॥ ੬੩॥ ਮੱਖਣ ਵਿਰੋਲਿਆ ਭਾਵ ਤੱਤ ਕੱਢ ਲਿਆ। 

ਤੀਸ ਬਰਸ ਮੈਂ ਬਿਦਯਾ ਜੇਤੀ। 

ਔਰ ਪਦੈਂ ਜਨ, 'ਇਨਹੂੰ ਤੇਤੀ। 

ਪਾਂਚ ਬਰਸ ਮੈਂ ਕਰੀ ਕੰਠਾਗਰ'। 

ਗੁਰੁ ਬਚ ਤੈ ਹੂਏ ਗੁਨ ਸਾਗਰ' ॥ ੬੪ ॥ 

ਆਨੰਦ ਪੁਰ ਢਿਗ ਗੁਰੁ ਫਿਰ ਆਏ। 

ਖੁਸ਼ੀ ਹੋਇ ਗੁਰੁ ਬਰ ਬਹੁ ਦਾਏ। 

ਗੁੰਥ ਕਰਾਏ ਭਾਸ਼ਾ ਜੇ ਉਨ। 

ਚਲੀ ਸੰਪੁਦਾ ਤਿਨ ਤੈ ਜੋ ਪੁਨ ॥੬੫॥ 

ਸੋ ਸਬ ਔਰ ਨੌਰ ਚਲ ਕੈਹੈਂ। 

ਅਬਿ ਔਰੈਂ ਗੁਰੁ ਗਾਥ ਸੁਨੈ ਹੈਂ। 

ਗੁਰੁ ਢਿਗ ਸੰਗਤ ਬਹੁ ਨਿਤ ਆਵੈ। 

ਆਯੁਧ ਅੱਸੂ ਅਨਿਕ ਅਰਪਾਵੈ ॥ ੬੬ ॥ 

ਗੁਰੁ ਸ਼ਸਤ੍ਰ ਨਿਜ ਕਰ ਧਰਿ ਹਰਖੈਂ। 





1428 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੋਹਾ ਜਾਤਿ ਅਨੇਕ ਸੁ ਪਰਖੈਂ। 

ਤਯੋਂ ਹੀ ਪਰਖੈਂ ਕਰੀ ਤੁਰੰਗੇਂ”। 

ਐਬ ਸਵਾਬ ਕਹੈਂ ਸਰਬੰਗੈਂ!' ॥੬੭॥ 
ਬਿਦਤੀ' ਬਾਤ ਏਹੁ ਜਗ ਸਾਰੈਂ। 

ਹੂੰ ਖੁਸ਼ਿ ਗੁਰੁ ਲੈਹੈਂ ਹਥਯਾਰੈਂ। 

ਬਿੱਤ ਖਰਚ ਬਹੁ ਸਿੱਖ ਪੇ੍‌ਮੀ। 
ਬਖਤ੍ਰ' ਸ਼ਸਤ੍ਰ ਅੱਸੂ ਅਨੇਮੀ: ॥੬੮॥ 
ਲਯਾਇ ਭੇਟ ਸੋ ਗੁਰੁ ਕੋ ਦੈ ਹੈਂ। 

ਮਨ ਭਾਵਤ ਬਰ ਲੈ ਘਰ ਜੈ ਹੈਂ। 

ਗੌਰ' ਭੀਰ ਇਸ ਤੌਰ ਰਹਾਵੈ। 

ਗੁਰੁ ਦਰ ਪਰ ਇਕ ਆਵੈਂ ਜਾਵੈਂ ॥੬੯॥ 
ਹਿੰਦੁਸਤਾਨ ਮੁਲਕ ਸਬ ਮਾਹੀਂ। 

ਠੌਰ ਨੌਰ ਜਨ ਬਾਤ ਚ਼ਲਾਹੀਂ। 

ਅਬਿ ਸ੍ਰੀ ਨਾਨਕ ਗਾਦੀ ਪਤਿ ਜੋ। 
ਗੋਬਿੰਦਰਾਇ ਬਲੀ ਗੁਰੁ ਅਤਿ ਸੋ ॥ ੭੦॥ 
ਜਨ ਕੁਲੀਨ ਜੇ ਰਾਠ' ਬਹਾਦਰ। 

ਤਿਨ ਕੋ ਰਖ ਹੈਂ ਨਿਤ ਢਿਗ ਸਾਦਰ। 
ਬਲਿਕੈ ਜੋ ਬਾਗੀ ਹੂ ਸ਼ਾਹੀ। 

ਜਾਹਿਂ ਪਨਾਹਿ ਤਾਂਹਿ ਕੀ ਵਾਹੀ' ॥ ੭੧॥ 
ਬਾਦਸ਼ਾਹਿ ਕੋ ਨਹਿਂ ਵਹਿ ਦੈਹੈਂ। 

ਨੌਰੰਗ ਤੈ ਮਵਾਸ' ਗੁਰੁ ਵੈਹੈਂ। 

ਐਸੀ ਐਸੀ ਬਾਤ ਉਦਾਰੈਂ। 

ਸੁਨਿ ਸੁਨਿ ਆਵੈਂ ਲੋਗ ਅਪਾਰੈਂ ॥ ੭੨॥ 
ਹਯ' ਹਥਯਾਰ ਯੁਤੈ ਜੋ ਆਵੈਂ। 

ਗੁਰੁ ਢਿਗ ਸੋ ਮਨਸਬ' ਬਡ ਪਾਵੈਂ। 
ਰਾਜਪੂਤ ਡੂੰਗਰ ਜੀ ਨਾਮੀ। 

ਬੀਰ ਬਹਾਦਰ ਥਾ ਅਭਿਰਾਮੀ । ੭੩॥ 
ਬੀਕਾਨੇਰ ਕੇਰ ਨ੍ਰਿਪ ਬਾਗੀ। 

ਗੁਰੁ ਢਿਗ ਅਯੋਂ ਪਾਂਵਟੇ ਭਾਗੀ'। 

ਬੀਸ ਬੀਰ ਨਿਜ ਲਯਾਯੋ ਸੰਗੈਂ। 


ਹਾਥੀ ਤੇ ਘੋੜਿਆਂ ਨੂੰ। 
'ਸਾਰੇ ਅੰਗਾਂ ਦੇ ਔਗੁਣ ਤੇ (ਸਵਾਬ) ਗੁਣ ਕਹਿੰਦੇ ਹਨ। 
ਮਸ਼ਹੂਰ ਹੋ ਗਈ। 


'ਉਹ ਤਿਨਾਂ (ਸਤਿਗੁਰਾਂ) ਦੀ ਸ਼ਰਨ ਜਾਂਦੇ ਹਨ। 


!'ਆਕੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1429 


ਦੈ ਇੱਜ਼ਤ ਗੁਰੁ ਰਖਜੋ ਨਿਸੰਗੈਂ । ੭੪॥ 
ਰਾਘੋ ਨਾਮ ਔਰ ਰਜਪੂਤਾ। 

ਲੂਟੀ ਦਿੱਲੀ ਜਿਨਿ ਮਜਬੂਤਾ। 

ਰਹਿਨੋ ਵਾਰ ਹਿਸਾਰਹਿ ਕੇਰੋ। 
ਧੜਵੈਲਨਿ' ਸਰਦਾਰ ਵਡੇਰੋ ॥ ੭੫ ॥ 
ਅਬਿ ਲੌ ਗੀਤ ਲੋਗ ਤਿਹ ਗਾਵੈਂ। 
ਗਿਰਦ ਹਿਸਾਰ ਬਿਦਤ ਬਹੁ ਥਾਵੈਂ। 
ਨੌਰੰਗ ਫੜਯੋ ਤਾਂਹਿ ਕੋ ਚਾਹੈ। 

ਦੌਰਿ ਅਯੋ ਸੋ ਭੀ ਗੁਰੁ ਪਾਹੈ ॥ ੧੬॥ 
ਚੈਨ ਪੁਰੇ ਕੋਰੰਘੜ ਊਦਾ। 

ਸ਼ਾਹਿ ਸਕ੍ਯੋ ਨਹਿ ਜਿਹ ਕਰਿ ਸੂਧਾ'। 
ਹੇਤ ਪਕਰਨੇ ਫੌਜ ਚਢਾਈ। 

ਭਾਗ ਅਯੋਂ ਸੋ ਗੁਰੁ ਸ਼ਰਨਾਈ ॥ ੭੭॥ 
ਧਰਮਾ ਜਾਟ ਜਵੰਧਾ ਗੋਤੈਂ। 

ਜਟਵਾੜੇ ਮੈਂ ਭਯੋ ਉਦੋਤੈ”। 'ਜੱਟਾਂ ਦੇ ਇਲਾਕੇ ਵਿੱਚ ਮਸ਼ਹੂਰ ਹੋ ਗਿਆ। 
ਲੂਟੇ ਜਿਨਿ ਬਹੁ ਤੁਰਕ ਅਮੀਰਾ। 

ਸੋ ਭੀ ਬੀਰ ਅਯੋ ਗੁਰੁ ਤੀਰਾ' ॥ ੭੮ ॥ 'ਕੋਲ। 
ਇਸੀ ਤੌਰ ਬਰਵਾਲੀ ਪੁਰਿ ਕਾ। 

ਭਾਗੂ ਨਾਮ ਭਯੋ ਸਿੱਖ ਗੁਰੁ ਕਾ। 

ਚੰਦਨ ਰਾਜਪੂਤ ਬਡ ਜੋਧੇ। 

ਜਿਨ ਅਮੀਰ ਬਡ ਸ਼ਾਹੀ ਸੋਧੇ ॥ ੭੯ ॥ 
ਸ਼ਾਹੀ ਕੋਪ' ਤਾਂਹਿ ਪੈ ਟੂਟਾ। 

ਸੋ ਭੀ ਆਇ ਸ਼ਰਣ ਗੁਰੁ ਛੂਟਾ। 

ਇਸੀ ਤੌਰ ਬਹੁ ਔਰ ਬਹਾਦਰ। 

ਦੇਸ ਦੇਸ ਤੈ ਆਵੈਂ ਸਾਦਰ ॥੮੦॥ 
ਮਨ ਭਾਵਤ ਧਨ ਪਾਵਤ ਸੋਈ। 

ਰੈਹੈ ਆਇ ਗੁਰੂ ਢਿਗ ਜੋਈ। 

ਸ਼ਸਤੁ ਬਸਤੁ ਅੱਸ੍ਹ ਅਮੋਲੇ। 

ਬਖਸੈਂ ਗੁਰੁ ਸਬਿ ਤਈਂ ਅਤੋਲੇ ॥੮੧॥ 
ਬੈਸ ਸਭਾ ਮੈਂ ਅਸ ਉਪਦੇਸ਼ੈਂ। 





1430 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੈਂਹ ਗਯਾਨ ਸੋ ਜੈਸ ਬਿਸੇਸੈਂ। 

ਦੇਹ ਅਧਯਾਸ' ਸਰਬ ਤਜਵੈ ਹੈ'। 

ਬਾਣੀ ਗੁਰੁ ਕੀ ਕੰਠ ਕਰੈ ਹੈਂ ॥੮੨॥ 

ਸ਼ਸਤ੍ੂਨ ਕੋ ਅਭਯਾਸ ਕਰਾਵੈਂ। 

ਹਿੰਦੁ ਧਰਮ ਰਖਯਾ ਕਰਵਾਵੈਂ। 

ਲਗੈ ਦਿਵਾਨ ਆਨ ਜਿਹ ਸਮ ਨਹਿਂ। 

ਕੋ ਕਬਿ ਸਾਕੈ ਸੋ ਛਬਿ ਸਥਿ ਕਹਿ ॥੮੩॥ 

ਅੰਤ ਅਨੌਤ' ਨ ਸਾਰਦ? ਪਾਵੈਂ। 

ਪਿਖਿ ਇੰਦੂ ਅਵਨਿੰਦੂ' ਲਜਾਵੈਂ। 

ਦੂਤ ਗਿਰੇਸ ਨਰੇਸਨ ਕੇਰੇ। 

ਹੇਰਿ ਹੋਹਿੰ ਹੈਰਾਨ ਬਧੇਰੇ ॥੮੪॥ 

ਦੁਸ਼ਮਨ ਸੁਨਿ ਕੁਛ' ਮਨ ਭੈ ਪਾਵੈਂ। 

ਨਾਹਣੇਸ' ਸੇ ਮੀਤ ਹੁਲਸਾਵੈਂ। 

ਬਿੱਤ ਅਮਿੱਤ' ਨਿੱਤ ਸਿੱਖ ਦੇਵੈਂ। 

ਸੁਰਤਰੁ ਸਮ' ਗੁਰੁ ਪਗ ਲਗਿ ਸੇਵੈ ।੮੫॥ 

ਸ਼ਹਿਨ ਸ਼ਾਹਿ ਦਰਵਾਰਨ ਜੈਸੀ। 

ਰੌਣਕ ਗੁਰੁ ਦਰ ਪਰਰਹਿ ਤੈਸੀ। 

ਸੰਮਤ ਸਤ੍ਰਾਂ ਸੈ ਚੌਤਾਲੀ। 

ਮਾਹਿਂ ਭਈ ਯਹਿ ਕਥਾ ਕਮਾਲੀ ॥੮੬॥ 

ਦੋਹਰਾ: 

ਕਰਤ ਚਰਿਤ' ਗੁਰੁ ਜੈਸ। 'ਕੌਤਕ। 

ਗਾਇ ਤੈਸ' ਪਗ ਧਯਾਇ ਗੁਰੁ, 'ਤਿਵੇਂ ਕਹਿ ਕੇ। 

ਧਯਾਇ ਗਯੋ ਇਤ ਬੈਸ' ॥੮੭॥ ਬੈਠ ਗਿਆ ਭਾਵ ਸੰਪੂਰਨ ਹੋ ਗਿਆ। 
ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਸਾਨ ਸਿੰਘ ਵਿਰਚਿਤੇ 'ਰਾਮਰਾਇ ਮਿਲਨ, ਕਪਾਲ 

ਮੋਚਨ ਜਾਵਨ' ਪੁਸੰਗ ਬਰਨਨੰ ਨਾਮ ਬਵੰਜਮੇਂ ਬ੍ਰਿਸਾਮ ॥੫੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


1431 


੫੩. (ਰਾਮਰਾਇ ਦਾ ਦੇਹਾਂਤ, ਗੁਰੂ ਜੀ ਦਾ ਡੇਹਰਾ ਦੂਨ ਜਾਣਾ, ਮਸੰਦਾਂ ਨੂੰ ਸਜ਼ਾਵਾਂ) 


ਛਪੈ: 
ਅਜਰ ਜਰਠ ਆਜਿੱਤ, 
ਅਰੁਜ ਆਜਾਨ ਬਾਹੁ ਬਰ'। 


ਅਕਲ ਕਲਾ ਭਰਪੂਰ, 
ਸੂਰ ਸਮ ਦਿਪਤ ਤੇਜ ਤਰੁ'। 


ਬਰਣ ਚਾਰ ਆਸ਼ੂਮ, 
ਸੁਰਾਸੁਰ ਮਾਨਨੀਯ ਮੁਨਿ'। 


ਕਟਤ ਕਲੇਸ ਅਸੇਸ, 
ਸੇਸ ਸੁਖ ਦਾਇ ਸਬਿਨਿ ਧੁਨਿ'। 


ਸਦ ਅਗਮ ਅਗੋਚਰ ਬਿਗਤਿ ਗਤਿ, 
ਅਮਿੱਤ ਪੁਭਾ ਸੋਭਾ ਧਰਨਿ'। 


ਜੈ ਅੰਗਦ ਭੱਬਜ ਸੁਬਗਯ ਗੁਰੁ, 
ਭਗਤਿ ਭਾਵ ਭਾਵਨਿ ਭਰਨ' ॥੧॥ 


੫ 


ਦੋਹਰਾ: 
ਰਾਮ ਰਾਇ ਜਜਯੋਂ ਤਨ ਤਜੈ, 
ਸਤਿਗੁਰੁ ਜਾਇ ਤਹਾਂਇਂ। 

ਮੰਦ ਮਸੰਦਨ ਕੋ ਹਤੈਂ', 

ਕਥਾ ਤਥਾ ਅਬਿ ਗਾਇ! ॥੨॥ 

ਕਬਿੱਤ: 
ਸੀਰਾਮਰਾਇ ਸੁਤ ਬਡ ਹਰਿਰਾਇ ਜੂ ਕੋ, 
ਗੜਵਾਲ ਗਾਮ ਸੋ ਰਹਾਏ ਜਗ ਮਾਨ ਹੈ'। 

ਜੋਗ ਕਲਾ ਮੈਂ ਪੁਬੀਨ' ਗਜਾਨ ਜਾਂਹਿ ਕਾਲ ਤੀਨ, 
ਰਿੱਧਿ ਸਿੱਧਿ ਠਾਢੀ ਦੀਨ' ਦਰ ਪੈਰਹਾਨ ਹੈਂ। 


'ਅਜਰ ਸ਼ਕਤੀ ਨੂੰ ਜਰਨ ਵਾਲੇ, ਜਿਤਨ ਤੋਂ ਰਹਿਤ, ਰੋਗ ਤੋਂ 
ਰਹਿਤ, ਗੋਡਿਆਂ ਤੱਕ ਸੇੇਸ਼ਟ ਬਾਹਾਂ ਵਾਲੇ। 


!(ਅਕਲ] ਦੋਸ਼ਾਂ ਤੋਂ ਰਹਿਤ ਤੇ ਸ਼ਕਤੀਆਂ ਨਾਲ ਭਰੇ ਹੋਏ 
(ਹਨ ਅਤੇ) ਸੂਰਜ ਵਾਂਗ ਬਹੁਤਾ ਤੇਜ ਚਮਕ ਰਿਹਾ ਹੈ। 


ਚਹੁੰ ਵਰਨਾਂ ਚਹੁੰ ਆਸ਼ੂਮਾਂ ਦੇਵਤਿਆਂ ਦੈੱਤਾਂ ਤੇ ਮੁਨੀਆਂ ਦੇ 
ਮੰਨਣ ਯੋਗ ਹਨ। 


(ਅਸ਼ੇਸ਼] ਸਾਰੇ ਕਲੇਸ਼ਾਂ ਨੂੰ ਕੱਟ ਕੇ ਸਾਰਿਆਂ ਨੂੰ ਸੁਖਦਾਇਕ 
(ਸੇਸ) ਫਲ ਦੇਣ ਵਾਲੇ (ਧੁਨਿ) ਕਹੀਦੇ ਹਨ। 


'ਸਦਾ ਗੰਮਤਾ ਤੋਂ ਰਹਿਤ, ਇੰਦਰੀਆਂ ਦੇ ਅਵਿਸ਼ੇ, (ਬਿਗਤਿ) 
ਮਨਮੁਖਾਂ ਦੀ (ਗਤਿ) ਕਲਿਆਣ ਕਰਨ ਵਾਲੇ, ਗਿਣਤੀ ਤੋੱ 
ਰਹਿਤ ਪ੍ਰਕਾਸ਼ ਵਾਲੇ ਅਤੇ ਧਰਤੀ ਨੂੰ ਸੋਭਾ ਦੇਣ ਵਾਲੇ ਹਨ। 


'(ਭਬਯ] ਕਲਿਆਣ ਸਰੂਪ ਸਾਰਿਆਂ ਦੇ ਜਾਣੂ ਭਗਤੀ ਭਾਵ 
ਵਾਲਿਆਂ ਦੀਆਂ ਭਾਵਨਾ ਪੂਰੀਆਂ ਕਰਨ ਵਾਲੇ ਸ੍ਰੀ ਗੁਰੂ 
ਅੰਗਦ ਦੇਵ ਜੀ ਦੀ ਜੈ ਹੋਵੇ। 





1432 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਨਨਿ ਅਗਾਰ' ਸਮ ਮੁਨਿਨਿ ਅਚਾਰ, 'ਘਰ। “ਕਰਤੱਵ। 

ਸਿਖ ਧੁਨਿਨਿ' ਅਵਤਾਰ ਤਾਂਹਿ ਕਰਤਾਰ ਜਾਨ _'ਕਹਿੰਦੇ ਹਨ। 

ਹੈਂ। 

ਰਾਜਨੀਤਿ ਮੈਂ ਬਖਯਾਤ' ਅਜ਼ਮਤ ਕੋ ਸੰਘਾਤ?, _'ਮਸ਼ਹੂਰ। “ਸਮੁਦਾਯ, ਇਕੱਠ। 

ਐਪੇ ਹੋਨਹਾਰ ਟਾਰ ਸਕਯੋ ਨ ਪਛਾਨ ਹੈ ॥੨॥ 

ਰਾਮਰਾਇ ਕੇ ਅਗਾਰ ਹੁਤੀ ਤਾਂ ਕੀ ਨਾਰਿ ਚਾਰ, 

ਰਾਜ ਕੌਰ ਲਾਡਲੀ ਮਲੂਕੀ ਤੀਨ ਪਹਿਲੈ। 'ਪਹਿਲੀਆਂ ਤਿੰਨਾਂ ਵਿੱਚੋਂ ਰਾਜ ਕੌਰ (ਮਲੂਕੀ) ਕੋਮਲ ਤੇ 
ਸੇ ਲਾਡਲੀ ਸੀ। 

ਚੌਥੀ ਜੋ ਪੰਜਾਬ ਕੌਰ ਬਯਾਹੀ ਗੁਨਵਾਨ ਗੌਰ', __ 'ਭਾਰੀ ਗੁਣਾਂ ਵਾਲੀ। 

ਰੁਪ ਰਸ ਖਾਨਿ ਮਨਿ ਮਾਨੀ ਕੰਤ ਸਹਿਲੈਂ'। 'ਸੁਖੱਲੀ ਹੀ ਪਤੀ ਦੇ ਮਨ ਨੂੰ ਭਾ ਗਈ। 

ਤਾਹੀਂ ਸੋਂ ਬਿਹਾਰ ਐ ਪਯਾਰ ਰਾਖੈ ਰਾਮਰਾਇ, 

ਔਰ ਤੀਨੋ ਤਯਾਗ ਰਾਖੀ ਰਾਖੀ ਹਿਤ ਟਹਿਲੈਂ। 

ਰਾਜ ਕੌਰ ਔਰ ਤੌਰ' ਪੇਖਿ ਪਤਿ ਹੂੰ ਕੋ ਅਤਿ, __'ਤੀਕਾ, ਢੰਗ। 

ਸੌਤ ਕੋ' ਅਸਹਿ ਦੁਖ ਪਾਇ ਭਈ ਕਹਿਲੈਂ2 'ਸੋਂਕਣ ਦਾ। “ਵਿਆਕੁਲ ਹੋ ਗਈ। 

॥੪॥ 

ਨਿਜ ਨਾਥ ਪਾਸ ਜਾਇ ਹਾਥ ਜੋਰਿ ਮਾਥ ਨਾਇ', _'ਸਿਰ ਨਿਵਾ ਕੇ। 

ਕਹਯੋ ਮਹਾਰਾਜ ਮੋਹਿ ਬਿਦਾ ਆਜ ਹੀ ਕਰੋ। 

ਜਾਇ ਕੈ ਇਕੰਤ ਕਿਤ ਬੈਠ ਕੈ ਸੁਤੰਤ, 

ਧਯਾਨ ਕੰਤ ਭਗਵੰਤ ਥਾਰੋ ਮੰਤ ਜਪ ਕੈ ਤਰੋਂ। 

ਆਪ ਮਮ ਸੌਤ ਸੰਗ ਰਾਚੇ ਮਾਚੇ ਆਛੇ ਰਹੋ', 'ਰਚ ਮਿਚ ਕੇ ਖ਼ੁਸ਼ਰਹੋ। 

ਏਹੁ ਮਹਾਂ ਦੂਖ ਦੇਖਿ ਸੰਮੁਖ ਮੈਂ ਨਾ ਜਰੋਂ। 

ਕੈ ਤੋ ਮੇਰੇ ਸਿੱਖਨ ਕੇ, ਕੈ ਤੋਂ ਮਾਇ ਕੇ ਘਰੋਂ! 'ਜਾਂ ਤੂੰ ਮਾਤਾ (ਮਨਸਾ ਦੇਵੀ) ਦੇ ਘਰ ਜਾਵੇਂਗੀ। 

॥੫॥ 

ਨੈਨ ਜਲ ਡਾਰ ਨਾਰਿ ਬੋਲੀ ਹਨ ਧਾਰ ਪੁਨ, 

ਜਹਾਂ ਤੋਰੇ ਸਿੱਖ ਹੋਹਿਂ ਤਹਾਂ ਮੈਂ ਨ ਜਾਇ ਹੈਂ। 

ਕਹਾਂ ਭਈ ਜੌ ਪੈ ਮੇਰੀ ਸਿੱਖੀ ਮੈਂ ਨਾ ਗਈ ਤੂੰ, 

ਤੋਂ ਔਰ ਗੁਰੁ ਸਿੱਖਨ ਕੇ ਜਾਇ ਤਾਨ੍ਹ ਦਜਾਇਹੌਂ'। 

ਅਬਲਾ' ਉਚਾਰੋ ਨ ਸਿਧਾਰੋਂ ਗੁਰੁ ਸਿੱਖਨ ਕੇ, 

ਬਾਪ ਕੇ ਨ ਜੈਹੋਂ, ਸਿੱਖੀ ਆਪ ਕਰਿ ਖਾਇਹੌ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮਰਾਇ ਕੋਪ ਧਾਰਿ ਬਿਨ ਹੀ ਬਿਚਾਰ ਕਹਜੋ, 
ਮੈਂ ਹੂੰ ਤੂੰ ਤਯਾਗੀ ਲਾਗੀ ਜਾਹਿ ਜਹਾਂ ਭਾਇਹੌਂ' 


॥੬॥ 
ਬਾਤ ਸੁਨਿ ਲਾਗ ਕੀ ਯੇ ਜਾਗ ਉਠੀ ਆਗ ਤੀਜਯੇ', 


ਕਹਸੋ ਨਾ ਸੁਹਾਗ ਭੋਗੈਂ ਤਜਾਗ ਕਰਵਾਇ ਕੈ। 
ਐਸੇ ਗਾਇ' ਡੋਰਾ ਕਸਵਾਇ ਅਸਵਾਰ ਭਈ, 
ਲਈ ਦਾਸੀ ਦਾਸ ਸੰਗ ਖਾਸ ਚੀਜ਼ ਚਾਇ ਕੈ'। 
ਬਿਨ ਹੀ ਅਵਾਰ' ਚਾਲੀ ਤਿਨ ਹੀ ਪਹਾਰਨ ਤੈ, 
ਨਰ ਨਾਰਿ ਗਿਨ ਹੀਂ ਵਿਚਾਰ ਬਹੁ ਭਾਇ ਕੈ। 
ਛੋਰਿ ਗਾਮ ਵਹੀਂ ਕਹੀਂ ਔਰ ਰੈਹੈ ਜਾਇ ਕੈ 
॥੭॥ 

ਮਨ ਮੈਂ ਵਿਚਾਰੈ ਗਟੀ ਲੈ ਚਢੈ ਉਤਾਰੈ', 

ਸੰਗ ਦਾਸੀ ਕੇ ਉਚਾਰੈ ਢਾਰੈ ਜਲ ਨੈਨ ਤੈ ਮਹੋ'। 


ਚਾਰ ਕੂੰਟ ਗੁਰੁਸਿੱਖੀ ਤਿੱਖੀ ਹੈ ਅਲਿੱਖੀ' ਅਤਿ, 
ਲਿਖੀ ਮੇਟੇ ਕੌਨ ਅਬਿ ਜਾਇ ਕਿਤ ਹੋਂ ਰਹੋਂ। 
ਮਾਇ ਬਾਪ ਭਾਈ ਖਾਲੀ ਸਾਕ ਸਬਿ ਕੂਰ 
ਖਯਾਲੀ, 

ਜਾਲੀ ਸਬਿ ਜਗ ਆਲੀ ਵਾਲੀ ਬਿਨ ਮੈਂ ਲਹੋਂ'। 


ਪੰਖੀ ਬਿਨ ਪਰ, ਤਰੁਫਰ ਬਿਨ ਜਲ ਸਰ, 
ਦੀਆ ਬਿਨ ਘਰ, ਤੀਆ ਪੀਆ ਬਿਨ ਤੋਂ ਅਹੋ' 
॥੮॥ 

ਫਿਰਤ ਫਿਰਤ ਬਹੁ ਔਰ ਨੌਰ ਰਾਜ ਕੌਰ, 

ਗੌਰ ਕਰਿ' ਦੌਰਿ ਦੇਵੀ ਮਨਸਾ ਪੈ ਜੋ ਗਈ। 
ਮੰਦਰ ਕੇ ਅੰਦਰ ਦਰਸ ਗੌਰ ਮੌਰ ਹੂੰ ਕੋ', 

ਕੌਰਿ ਨਿਜ ਤੌਰ ਗੌਰਿ ਸੋ ਸੁਨਾਤ ਹੈ ਭਈ'। 
ਬੋਲੀ ਤਬਿ ਦੇਵੀ ਤੂੰ ਹੈਂ ਸ਼ਕਤਿ ਅਮੇਵੀ ਯੁਤ', 


1433 


ਮੈਂ ਤੈਨੂੰ ਛੱਡ ਦਿੱਤਾ ਹੈ, ਤੂੰ ਚਲੀ ਜਾ ਜਿੱਥੇ ਤੈਨੂੰ ਚੰਗਾ 
ਲੱਗਦਾ ਹੈ। 

'ਤੀਯੇ) ਇਸਤ੍ਰੀਰਾਜ ਕੌਰ ਨੂੰ (ਲਾਗ) ਦੁਸ਼ਮਣੀ ਦੀ ਇਹ 
ਗੱਲ ਸੁਣ ਕੇ (ਕੋੋਧ ਦੀ) ਅੱਗ ਜਾਗ ਉੱਠੀ। 


'ਕਹਿ ਕੇ। 
'ਚੁੱਕ ਲਈਆਂ। 
'ਡੇਰੀ ਤੋਂ ਬਿਨਾਂ। 


'ਗਿਣਤੀਆਂ ਨੂੰ ਮਨ 'ਚ ਲੈ ਕੇ ਉਤ੍ਰਾਉਂਦੀ ਚੜਾਉਂਦੀ ਹੈ। 
'ਅੱਖਾਂ 'ਚੋਂ (ਮਹੋ) ਬਹੁਤਾ ਪਾਣੀ (ਢਾਰੈ) ਸੁੱਟਦੀ ਹੈ। 
ਲਿਖਣ ਤੋ' ਰਹਿਤ। 


!(ਆਲੀ) ਹੇ ਸਖੀ ! ਸਾਰਾ ਜਗਤ (ਵਾਲੀ) ਪਤੀ ਤੋਂ ਬਿਨਾਂ 
ਮੈਂ (ਜਾਲੀ) ਸਾੜਨ ਵਾਲਾ ਹੀ (ਲਹੋਂ) ਜਾਣਦੀ ਹਾਂ। 


ਤਲਾਅ, ਦੀਵੇ ਤੋਂ ਬਿਨਾਂ ਘਰ (ਨਿਕੰਮਾ ਹੈ) ਤਿਵੇਂ ਪਤੀ 
ਬਿਨਾਂ ਇਸਤ੍ਰੀ (ਕਿਸੇ ਵੀ ਕੰਮ ਨਹੀਂ) ਹੈ। 


'ਖ਼ਿਆਲ ਕਰਕੇ। 

(ਗੋਰ) ਵੱਡੀ (ਮੌਰ) ਸ਼੍ਰੋਮਣੀ ਦੇਵੀ ਦੇ ਦਰਸ਼ਨ ਕੀਤੇ। 
'(ਕੌਰਿ) ਰਾਜ ਕੌਰ ਆਪਣਾ (ਸੋ) ਉਹ (ਤੌਰ) ਹਾਲ (ਗੌਰਿ) 
ਦੇਵੀ ਨੂੰ ਸੁਣਾਉਣ ਲੱਗੀ। 


'ਮਿਣਤੀ ਤੋਂ ਰਹਿਤ ਸ਼ਕਤੀ ਦੇ ਸਹਿਤ ਹੈਂ। 





1434 


ਪੁਰਖ ਅਛੇਵੀ ਕੀ ਅਭੇਵੀ ਨਾਰਿ ਪੈ ਹਈ'। 


॥੯॥ 

ਪਾਇ ਬਰ ਆਇ ਮਨੁ ਮਾਜਰੇ' ਥਿਰਾਇ, 

ਦਾਸਿ ਬੂਝਯੋ ਈਹਾਂ ਸਿੱਖ ਗੁਰੁ ਨਾਨਕ ਕੋ ਕੋਇ 
ਹੈ। 

ਰਾਮਰਾਇ ਪੀਰ ਕੀ ਹੈ ਪਤਨੀ ਸਧੀਰ ਏਹੋ, 
ਚਾਹਿਤ ਥਿਰਾਯੋ ਈਹਾਂ ਆਛੋ ਥਲ ਜੋਇ ਹੈ'। 
ਕੌਨ ਗੁਰੁ ਨਾਨਕ ਹੈ ਰਾਮਰਾਇ ਆਨਕ ਹੈ', 
ਬੋਲੇ ਲੋਗ ਈਹਾਂ ਨਾ ਥਿਰਾਨ ਕਹਿ ਸੋਇ ਹੈ'। 
ਸੁਨਿ ਮਾਤ ਮੋਦ ਹੋਈ ਸਿੱਖ ਹੈ ਨ ਕੋਈ ਈਹਾਂ, 
ਰੈਹੋਂ ਹੋ ਹੈ ਸੋਈ ਸਾਚ ਜੋਈ ਆਈ ਗੋਇ ਹੈ' 
॥੧੦॥ 

ਅਬਿ ਈਹਾਂ ਬੈਸਿ, ਬੈਸ' ਬਾਕੀ ਹੈ ਸੁ ਕਾਟੋਂ ਮੈਹੂੰ, 
ਜੈਹੂੰ ਕੈਹੂੰ ਨਾਹਿਂ ਔਰ ਠੌਰ ਐਸ ਠਾਂਨ ਕੈ। 

ਰਸਦ ਮੰਗਾਇ ਮੋਲ ਖਾਇ ਨਿਤ ਜਾਨ ਕੈ। 
ਜਾਂਹਿ ਹੇਤ ਜੈਸੀ ਬਾਤ ਭਾਖੇ ਤੈਸੀ ਹੋਤ ਸਾਤ', 
ਬਖਯਾਤ ਹੋਈ ਕਰਾਮਾਤ ਮਾਤ ਆਨ ਕੈ। 
ਅਜ਼ਮਤ ਪੁੰਜ ਪਿਖਿ ਭਏ ਤਾਂ ਕੇ ਲੋਗ ਸਿੱਖ, 
ਸੇਵਨ ਲਗੇ ਅਲਿੱਖ' ਭਾਵਿੱਖ ਪਛਾਨ ਕੈ? 
॥੧੧॥ 

ਗੁੀਖਮ' ਬਿਤਾਈ ਰਿਤੁ ਪਾਵਸ? ਕੀ ਆਈ, 
ਘਟਾ ਦਸੋ ਦਿਸ ਛਾਈ ਬਰਸਾਈ ਲਾਈ ਝਰਿ 
ਹੈ'। 

ਚਪਲਾ ਨੇ ਚਹੁੰਘਾ ਚਲਾਈ ਚਾਲ ਚੌਨਾ ਚੌਨ, 
ਸੀਰੀ ਸੀਰੀ ਪੌਨ ਕੇ ਝਕੋਰੇ ਭੌਨ ਭਰ ਹੈਂ”। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


।(ਪੈ) ਪੁਨਾ ਤੂੰ ਇਕ (ਅਛੇਵੀ) ਚੰਗੇ ਪੁਰਖ ਦੀ (ਅਭੇਵੀ) 
ਪ੍ਰਗਟ ਹੀ ਇਸਤ੍ਰੀ ਹੈਂ। 


ਉਹ ਹੋਵੇਗੀ ਜੋ ਤੂੰ ਮਨ 'ਚ ਧਾਰੀ ਹੈ। 


'ਪਿੰਡ ਦਾ ਨਾਮ। 


।ਏਥੇ ਚੰਗਾ ਥਾਂ ਵੇਖ ਕੇ। 
'(ਆਨਕ) ਦੂਜਾ ਰਾਮਰਾਇ ਕੌਣ ਹੈ। 
ਉਸ ਨੂੰ ਕਹਿ ਦਿਉ ਏਥੇ ਨਾ ਠਹਿਰੇ। 


ਜੋ ਮੈਂ (ਆਉਂਦਿਆਂ) ਕਹਿ ਕੇ ਆਈ ਹਾਂ (ਜਿੱਥੇ ਕੋਈ 
ਗੁਰਸਿੱਖ ਹੋਵੇਗਾ ਉੱਥੇ ਮੈਂ ਨਹੀਂਰਹਾਂਗੀ) ਉਹੀ ਸੱਚ ਹੋਵੇਗਾ। 
!ਉਮਰ। 


'ਬਹੁਤੇ। “ਮਾਤਾ ਜੀ ਨੂੰ (ਬੀਤ ਚੁੱਕੇ ਤੇ) ਆਉਣ ਵਾਲੇ ਸਮੇਂ 
(ਦੀ ਗੱਲ ਨੂੰ ਦੱਸਣ ਵਾਲੇ) ਪਛਾਣ ਕੇ। 

'ਗਰਮੀ ਦੀਰੁੱਤ। “ਵਰਖਾ ਦੀਰੁੱਤ। 

'ਝੜੀ ਲਾ ਕੇ ਬਰਖਾ ਕੀਤੀ। 


'ਬਿਜਲੀ ਨੇ ਚਹੁੰ ਪਾਸੀਂ ਚੌਗੁਣੀ ਤੋਂ ਚੌਗੁਣੀ ਭਾਵ ਬਹੁਤੀ ਤੇਜ 
ਚਾਲ ਨਾਲ (ਰੌਸ਼ਨੀ) ਚਲਾਈ, [ਸੀਰੀ ਸੀਰੀ) ਠੰਡੀ ਠੰਡੀ 
ਹਵਾ ਦੇ (ਝਕੋਰੇ) ਬੁੱਲੇ ਘਰ ਭਰ ਰਹੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨਿ ਘਨਘੋਰ' ਮੋਰ ਸ਼ੋਰ ਜੋ ਮਚਾਵੈਂ ਜ਼ੋਰ, 

ਔਰ ਸਬਿ ਮੋਦ, ਪਤਿ ਹੀਨ ਅਤਿ ਡਰ ਹੈਂ। 
ਗਰਜਾਨ ਬਦਰਾਨ ਚਮਕਾਨ ਚਪਲਾਨ, 
ਬਰਸਾਨ ਬੂੰਦ ਆਨ ਬਾਨ ਜਾਨੁ ਹਰ ਹੈਂ” 
॥੧੨॥ 

ਤੀਜ ਕੋ ਤਿਹਾਰ ਤਰਵਾਰ ਸੀ ਨਿਹਾਰੈਂ ਨਾਰਿ, 
ਗਾਇਨ ਮਲ੍ਹਾਰ ਕੋ ਕਟਾਰ ਸੋਂ ਫਿਰਤ ਹੈ'। 


ਜੁਗਨੂ ਚਿੰਗਾਰੇ ਉਰ ਜਾਰੇ ਜਾਤ ਦੁਗਨੂ ਏ, 
ਹੂਕ ਕੋਕਲਾ ਕੀ ਫੂਕ ਦੇਤ ਮਨ ਅਤਿ ਹੈ'। 


ਗੂਨਾ ਗੂਨ ਬਾਦਰ ਡਰਾਰੇ ਸੇ ਲਗਤ ਹੈ'। 


ਪੀਆ ਬਿਨ ਤੀਆ ਜੀਆ ਕੋ ਨ ਚੈਨ ਲੈਨ ਦੇਤ, 
ਰੈਨਿ ਦਿਨੁ ਮੈਨ ਪਾਪੀ ਐਨ ਝਰਸਤ ਹੈ' 
॥੧੩॥ 

ਤਰਜ ਤਰਜ ਬੀਜਰੀ ਕ੍ਯੋਂ ਖੀਝਕੰ ਡਰਾਤ ਹੈ'। 


ਮੰਦ ਸਾ ਸੁਗੰਧਿ ਸੀਰੀ ਰੀਰੀ ਨਾ ਬਯਾਰ ਬਹੇ, 
ਪਾਪੀ ਏ ਪਪੀਹੇ ਪੀਆ ਯਾਦ ਕਯੋਂ ਕਰਾਤ ਹੈੱ”। 


ਝਾਕੀ ਐ ਚਲਾਕੀ ਚੰਚਲਾ ਕੀ ਬਾਕੀ ਛਾਡਤ ਨ, 
ਕੂਕ ਕੋਕਿਲਾ ਕੀ ਯੇ ਹਲਾਕੀ ਕੀਏ ਜਾਤ ਹੈ'। 


ਸ਼ੋਰ ਮੁਰਵਾ ਕੋ ਸੁਰਵਾਂ ਕੋ ਜ਼ੋਰ ਪੁਰਵਾ ਕੋ, 
ਘੋਰ ਧੁਰਵਾ ਕੋ ਉਰਵਾ ਕੋ ਯੇ ਜਰਾਤ ਹੈ” 
॥੧੪॥ 


1435 


ਆ ਕੇ ਵਰ੍ਹਦੀਆਂ ਹਨ, ਜਾਣੋ ਤੀਰ ਵਜਦੇ ਹਨ। 


(ਸਾਵਣ ਸੁਦੀ ੩ ਦਾ ਤਯੋਹਾਰ) ਤੀਆਂ ਨੂੰ (ਪਤੀਹੀਨ) 
ਇਸਤ੍ਰੀ ਤਲਵਾਰ ਵਾਂਗ ਦੇਖਦੀ ਹੈ, ਮਲ੍ਹਾਰਰਾਗ ਦਾ ਗਾਉਣਾ 
ਕਟਾਰ ਵਾਂਗ ਦਿਲ 'ਚ ਫਿਰ ਜਾਂਦਾ ਹੈ। 


ਇਹ ਟਟਿਹਣੇ ਚੰਗਿਆੜਿਆਂ ਨਾਲੋਂ ਦੁਗਣਾ ਹਿਰਦਾ 
ਸਾੜਦੇ ਜਾਂਦੇ ਹਨ, ਕੋਇਲ ਦੀ (ਹੂਕ) ਅਵਾਜ਼ ਮਨ ਨੂੰ 
ਬਹੁਤਾ ਸਾੜ ਦੇਂਦੀ ਹੈ। 


'ਡੱਡੂ ਅਵਾਜ਼ਾਂ ਦੇ ਕੇ ਦੂਣੇ ਦਾ ਦੂਣਾ ਭਾਵ ਚੌਗੁਣਾ ਦਿਲ 
ਪਾੜਦੇ ਹਨ, ਰੰਗ-ਬਰੰਗੇ ਬੱਦਲ ਡਰਾਉਣੇ ਜੇਹੇ ਲੱਗਦੇ ਹਨ। 


ਪਤੀ ਤੋਂ ਬਿਨਾਂ ਇਸਤ੍ਰੀ ਦੇ ਜੀਅ ਨੂੰ ਸ਼ਾਂਤੀ ਨਹੀਂ ਲੈਣ ਦੇਂਦੇ, 
ਰਾਤ ਦਿਨ ਪਾਪੀ ਕਾਮ ਚੰਗੀ ਤਰ੍ਹਾਂ (ਝਰਸਤ) ਚਮਕਦਾ ਹੈ। 


'ਕੰਬ ਕੰਬ ਕੇ ਧਰਤੀ ਤੇ ਪੈਂਦੇ ਹਨ, ਤਾੜ ਤਾੜ ਕੇ ਬਿਜਲੀ 
ਕਿਉਂ ਖਿਝ ਕੇ ਡਰਾਉਂਦੀ ਹੈ। 


'(ਰੀਰੀ) ਹੇ ਸਖੀ ! ਹੌਲੀ ਹੌਲੀ ਚੱਲਣ ਵਾਲੀ, ਸੁਗੰਧੀ ਵਾਲੀ 
ਤੇ ਠੰਡੀ ਨੰਡੀ ਹਵਾ ਨ ਵਗੇ, ਇਹ ਪਾਪੀ ਪਪੀਹੇ ਪਤੀ ਨੂੰ 
ਕਿਉਂ ਯਾਦ ਕਰਾਉਂਦੇ ਹਨ। 


(ਚੰਚਲਾ) ਬਿਜਲੀ ਦੀ (ਝਾਕੀ) ਤੱਕਣੀ ਤੇ ਚਲਾਕੀ ਬਾਕੀ 
ਕੁਝ ਨਹੀਂ ਛੱਡਦੀ, ਕੋਇਲ ਦੀ ਅਵਾਜ਼ (ਹਲਾਕ) ਕਤਲ 
ਕਰਦੀ ਜਾਂਦੀ ਹੈ। 


ਮੋਰਾਂ ਦਾ ਸ਼ੋਰ, (ਪੁਰਵਾ) ਪੁਰੇ ਦੀ ਹਵਾ ਦਾ ਜ਼ੋਰ ਨਾਲ 
(ਸੁਰਵਾਂ) ਚੰਗੀ ਤਰ੍ਹਾਂ ਚਲਣਾ, (ਧੁਰਵਾ) ਬੱਦਲਾਂ ਦਾ (ਘੋਰ) 





1436 


ਪਾਪਨੀ ਪਾਵਸ ਯਦੀ ਮਾਰਬੇ ਕੀ ਹੋਡ ਬੱਧੀ, 
ਤਦੀ ਰਾਜ ਕੌਰ ਜੂ ਬੇਹੱਦੀ ਬੱਧੀ ਧੀਰ ਸੋ'। 


ਜਗਤ ਅਸਾਰ' ਏਹ ਦੁੱਖਨ ਅਗਾਰ£ ਦੇਹ, 
ਪਤਿ ਪਦ ਧਾਰ ਨੇਹ ਐਸੀ ਤਦਬੀਰ ਸੋ”। 
ਸੁਖ ਸਿੰਧੁ ਆਤਮਾ ਮੈਂ ਮਨ ਮੀਨ ਲੀਨ ਕੀਨ, 
ਚੀਨ ਬੂਹਮ ਲੋਕ ਹੂੰ ਲੌ ਵਿਸ਼ੇ ਦੂਖ ਤੀਰ ਸੋਂ'। 


ਰਾਗ ਰੋਖ ਤਯਾਗ, ਲੈ ਬਿਵੇਕ ਤੇ ਵਿਰਾਗ, 
ਬੁਹਮ ਗਯਾਨ ਕੋ ਸੁਹਾਗ ਭਾਗ ਧਾਰਿਓ ਗੰਭੀਰ 
ਸੋਂ!" ॥੧੫॥ 


ਬਰਖਾ ਪਰੀ ਅਪਾਰ ਅਰਧ ਨਿਸਾ ਮਝਾਰ, 

ਕੋਠੇ ਕੋ ਸ਼ਤੀਰ ਟੂਟਯੋ ਮਾਤ ਪਠਜੋ ਦਾਸ ਕੋ। 
ਚੌਧਰੀ ਬਡੇ ਪੈ ਜਾਇ ਕਹਯੋ ਤਾਂਹਿ ਐਸ ਭਾਇ', 
ਥੰਮੀ ਦਾਇ ਬਰ ਪਾਇ ਮਾਤ ਹੂੰ ਤੈ ਖਾਸ ਕੋ। 
ਦੀਓ ਹੈ ਜਵਾਬ ਤਾਂਹਿ ਮਾਤ ਪੈ ਨ ਹਮ ਜਾਹਿ, 
ਰਾਖ ਹੈਂ ਨ ਚਾਹਿ ਤਾਂਹਿ ਬਰ ਫਰ ਆਸ ਕੋ'। 
ਦਾਸ ਲੈ ਜਵਾਬ ਲਘੁ' ਪੈਂਚ ਪੈ ਸ਼ਿਤਾਬ” ਗਯੋ, 
ਅਦਬ ਅਦਾਬ ਕਯੋ ਤਾਂਹਿ ਬਡ ਤਾਸ ਕੋ ॥੧੬॥ 
ਘਰ ਤੈ ਗਰੀਬ ਥਾ ਗਰੀਬ ਦਾਸ ਨਾਮ ਤਾਂਹਿ, 
ਜਾਗ ਪੇ ਨਸੀਬ ਜੇ ਅਜੀਬ ਥੇ ਅਤੀਵ ਹੈ'। 
ਮਾਤ ਪਾਸ ਆਇ ਤਾਂਹਿ ਥੰਮ ਕੇ ਅਭਾਇ, 

ਨਿਜ ਮੂੰਡ ਪੈ ਥਮਾਇ ਸੋ ਸ਼ਤੀਰ ਦਿਢ ਲੀਵ ਹੈ'। 


ਨਿਸਾ ਯੋਂ ਬਿਤਾਈ ਜਬਿ ਉਦਯੋ ਦਿਨਰਾਈ', 
ਛੱਤ ਵੈਸ ਹੀ ਬਨਾਈ ਲਯਾ ਸ਼ਤੀਰ ਔਰ ਦੀਵ 
ਹੈ'। 

ਹੋਇ ਮੋਦ ਕਹੋ ਮਾਤ ਮਾਂਗ ਬਰ ਜੋ ਸੁਹਾਤ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਰਜਣਾ, ਇਹ (ਸਾਰੇ) ਹਿਰਦੇ ਨੂੰ ਸਾੜਦੇ ਹਨ। 


'ਪਾਪਣ (ਪਾਵਸ) ਵਰਖਾਰੁੱਤ ਨੇ ਜਦੋਂ ਮਾਰਨ ਦੀ ਜ਼ਿੱਦ ਬੰਨ੍ਹੀ 
ਹੋਈ ਹੈ ਤਦੋਂ (ਸੋ) ਉਸਰਾਜ ਕੌਰ ਨੇ ਵੀ ਬੇਹੱਦ ਧੀਰਜ ਬੰਨ੍ਹੀ 
ਹੋਈ ਹੈ। 

'ਝੁਠਾ। “ਘਰ। 

'ਪਤੀ ਦੇ ਚਰਨਾਂ ਨਾਲ ਪਿਆਰ ਧਾਰ ਕੇ ਐਸੇ ਢੰਗ ਨਾਲ। 


'ਸੁੱਖਾਂ ਦੇ ਸਮੁੰਦਰ ਆਤਮਾ ਵਿੱਚ ਮਨ ਮੱਛ ਨੂੰ ਲੀਨ ਕਰ 
ਲਿਆ (ਇਸ ਲੋਕ ਤੋਂ) ਬੂਹਮ ਲੋਕ ਤੱਕ ਦੇ ਵਿਸ਼ੇ (ਸੁਖਾਂ) ਨੂੰ 
ਤੀਰ (ਵਾਂਗ ਦੁਖਦਾਈ) ਜਾਣਿਆ। 


ਮੋਹ ਤੇ ਕਰੋਧ ਦਾ ਤਿਆਗ ਕਰਕੇ, ਵਿਚਾਰ ਤੇ ਵੈਰਾਗ ਲੈ ਕੇ, 


ਬੜੀ ਗੰਭੀਰਤਾ ਨਾਲ ਬ੍ਰਹਮ ਗਿਆਨ ਰੂਪ ਸੁਹਾਗ ਭਾਗ ਨੂੰ 
ਧਾਰਿਆ। 


'ਇਸ ਤਰ੍ਹਾਂ। 


'ਵਰ ਤੇ ਫਲ ਦੀ ਆਸ ਨਹੀਂ ਰੱਖਦੇ। 
'ਛੋਟੇ। “ਛੇਤੀ। 


'(ਅਤੀਵ) ਬਹੁਤੇ ਅਸਚਰਜ ਹਨ। 

'ਬੰਮੂ ਦੀ (ਅਭਾਇ] ਤਰ੍ਹਾਂ ਆਪਣੇ ਸਿਰ 'ਤੇ ਉਸ ਸ਼ਤੀਰ ਨੂੰ 
ਪੱਕੀ ਤਰ੍ਹਾਂ ਥੰਮ੍ਹ ਲਿਆ। 

'ਸੂਰਜ ਚੜ੍ਹਿਆ। 

ਦੇ ਦਿੱਤਾ। 


'ਚੰਗਾ ਲੱਗਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਂਗਯੋ ਤਿਨਿ ਦੇਹੁ ਰਾਜ ਗਾਮ ਮੋ ਕਰੀਵ ਹੈ” 
॥੧੭॥ 

ਸ਼ਰਧਾ ਅਲੌਕਕ ਬਿਲੋਕ' ਮਾਤ ਕਹਜੋ ਤਾਂਹਿ, 
ਜਾਹਿ ਹੋਗ ਤੈਸੀ ਜੈਸੀ ਜੋਗ ਮਨ ਤੈਂ ਠਈ'। 

ਐਪਰ ਜੋ ਬੇਰੀ ਮੇਰੀ ਹਾਥ ਕੀ ਅਛੇਰੀ' ਏਹੁ, 
ਜਾਂ ਦਿਨ ਉਲਾਦ ਤੇਰੀ ਕਾਟੈ ਤਬਿ ਹੈ ਜਈ'। 
ਪਾਇ ਬਰ ਮੋਦ ਭਰਿ' ਗਯੋ ਘਰ ਸਿੱਖ ਭਰ”, 
ਭਯੋ ਤਰ ਸੇਵ ਕਰਿ ਸੰਪਤਿ ਬਢੈ ਲਈ'। 


ਮਰਯੋ ਬਡ ਚੌਧਰੀ ਹੰਕਾਰੀ, ਧਾਰੀ ਨਾਮ ਜਬਿ', 
ਗਾਮ ਤੌ ਚੁਰਾਸੀ ਕੀ ਪੰਚਾਈ' ਯਾਂਹਿ ਹੈ ਭਈ 
॥੧੮॥ 

ਫੇਰ ਜਬਿ ਪਰਯੋ ਰੌਰ ਬਾਦਸ਼ਾਹੀ ਮਾਂਹਿ ਗੌਰ', 
ਭਯੋ ਖੁਦ ਭੂਪ ਤੌਰ' ਗਾਮ ਸਬ ਕੋ ਤਬੈ। 

ਤਾਂ ਕੋ ਸੁਤ ਭੂਪਤਿ ਗੁਲਾਬ ਸਿੰਘ ਭਾ ਬਿਸਾਲ, 


ਤਾਂਹਿ ਪਾਂਚ ਪੀੜ੍ਹੀ ਚਾਲ ਰਾਜ ਕੀਨ ਹੈ ਜਬੈ। 
ਅੰਤਮ ਨਿਿਪ ਭਗਵਾਨ ਸਿੰਘ ਕੋ ਕੁਸੰਗ ਭਯੋ, 
ਤਾਂਹਿ ਮਰਯਾਦ' ਭੰਗ ਕੀਨ ਜੋ ਸਬੈ। 

ਬੇਰਿ ਮਾਈ ਕੀ ਕਟਾਈ ਮਰਯੋ ਦਿਨ ਪਾਈ, 
ਨਾਹਿੰ ਸੰਤਤਿ' ਰਹਾਈ ਰਾਜ ਅੰਗਰੇਜ ਲਿਯ ਅਬੈ 
॥੧੯॥ 

ਸੰਤਨ ਸੋਂ ਬਾਦ ਕਰਿ' ਮਰਯਾਦ ਪਰਹਰ?, 
ਕੌਨ ਕੋ ਨਾ ਗਯੋ ਘਰ ਸਹਿਤ ਸੰਤਾਨ ਹੈ। 

ਖੋਏ ਗਏ ਅਵਤੰਸ' , ਗਨੈ ਕੌਨ ਆਨ ਹੈ”। 

ਤਾਂ ਤੇ ਜੋਊ ਹਲਤ ਪਲਤ ਸਲਤਨਤ ਭਿ 

ਰਾਖਯੋ ਚਾਹਿ, ਸੁਖ ਸਬਿ ਸੰਤਤਿ ਮਹਾਨ ਹੈ। 
ਬੇਦ ਚਾਰ ਕੈਹੈਂ ਭੇਦ ਸੰਤ ਕੋ ਨ ਲੈਹੈ ਕੋਇ, 
ਸੁਰਤਰੁ ਸਮ' ਤਾਂਹਿ ਸੇਵੈ ਪੁਭੁ ਜਾਨ ਹੈ ॥੨੦॥ 
ਰਾਜ ਕੌਰ ਮਾਤ ਤਹੀਂ ਰਹੀ ਬਖਯਾਤ ਬਹੁ, 


1437 


'ਮੈਨੂੰ (ਕਰੀਵ) ਨੇੜੇ ਭਾਵ ਇਰਦ ਗਿਰਦ ਦੇ (ਗਾਮ) ਪਿੰਡਾਂ 
ਦਾ ਰਾਜ ਦਿਉ। 

'ਅਸਚਰਜ ਸ਼ਰਧਾ ਦੇਖ ਕੇ। 

ਤੈਸੀ ਹੋ ਜਾਵੇਗੀ ਜੈਸੀ ਤੈਂ ਯੋਗ (ਮੰਗ) ਮਨ 'ਚ ਧਾਰੀ ਹੈ। 
'ਚੰਗੀ। 

'ਤਦੋਂ ਰਾਜ (ਜਈ) ਚਲਿਆ ਜਾਵੇਗਾ। 
'ਅਨੰਦ ਨਾਲ ਭਰ ਕੇ। “ਭਲੀ ਤਰ੍ਹਾਂ। 

'ਸੇਵਾ ਕਰ ਕੇ (ਤਰ) ਵੱਡਾ (ਮਾਲਦਾਰ) ਹੋ ਗਿਆ ਅਤੇ 
ਸਮੱਗ੍ੀ ਵਧਾ ਲਈ। 

'ਜਦੋਂ 'ਧਾਰੀ' ਨਾਮ ਦਾ ਹੰਕਾਰੀ ਚੌਧਰ ਮਰ ਗਿਆ। 

'ਚੌਧਰ। 


'ਬਹੁਤਾ। 
।ਆਪਰਾਜੇ ਦੀ ਤਰ੍ਹਾਂ। 


'ਰੀਤੀ। 
।ਉਲਾਦ। 


'ਝਗੜਾ ਕਰਕੇ। “ਭੰਗ ਕਰਕੇ। 


ਤੇ ਮੁਕਟ ਵੀ ਗਵਾਚ ਗਏ। “ਹੋਰਨਾਂ ਨੂੰ ਕੌਣ ਗਿਣੇ। 





1438 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਪਨੇ ਬਨਾਇ ਸਿੱਖ ਕੀਨ ਗੁਜਰਾਨ ਹੈ। 

ਪਰਣ ਨਿਬਾਹਯੋ ਨਿਜ ਮਰਣ ਪੁਯੰਤ ਦਿਢ, 

ਮਾਨਤ ਬਰਣ ਚਾਰ ਤਾਂਹਿ ਅਬਿ ਥਾਨ ਹੈ। 

ਰਹੀ ਜੁ ਕਹਾਨੀ ਆਛੇ' ਰਾਮਰਾਇ ਜੂ ਕੀ ਪਾਛੇ, _'ਚੰਗੀ। 

ਸੁਨੋ ਅਬਿ ਸੋਊ ਸਾਛੇ ਜੋਗ ਕਲਾ ਠਾਨ ਹੈ'। '(ਰਾਮਰਾਇ) (ਸਾਛੇ) ਪ੍ਰਤੱਖ ਹੀ ਜੋਗਾਭਿਆਸ ਕਰਦਾ ਹੈ। 
ਕਬੀ ਕਬੀ ਰਾਮਰਾਇ ਬ਼ੂਲ ਤਨ ਕੋ ਤਜਾਇ, 

ਸਾਧਿ ਕੈ ਸਮਾਧਿ' ਜਾਇ ਸੈਰ ਕਰੈ ਆਨ ਹੈ 'ਸਮਾਧੀ ਲਾ ਕੇ। 
॥੨੧॥ 

ਸਿੱਖ ਕੋ ਕਰਨ ਕਾਜ ਥਾ ਜੁ ਨਿਤ ਧਯਾਵਤੋ। 

ਦੇਹ ਇਕ ਕੋਠਰੀ ਮੈਂ ਡਾਰ ਨਾਰਿ ਕੋ ਸੰਭਾਰ, 

ਕਹਜੋ ਤੌ ਲੌ ਰਾਖਜੋ ਜੌ ਲੌ ਨਾਹੀਂ ਮੈਹੂੰ ਆਵਤੋ। 

ਤਾਲਾ ਦੈ' ਪੰਜਾਬ ਕੌਰ ਬੈਠੀ ਦ੍ਰਾਰ ਤਾਂਹਿ ਠੌਰ, __'ਜਿੰਦਾ ਲਾ ਕੇ। 
ਬੂਝੈ' ਸਿੱਖ ਵਾਂਹਿ ਦੌਰਿ' ਗੁਰੂ ਨਾ ਦਿਸਾਵਤੋ। ___ 'ਓਥੇ ਦੌੜ ਕੇ (ਜਾ ਕੇ)। 
ਬਿਨਾ ਗੁਰੁ ਕੇ ਨਿਹਾਰੇ ਬਜਾਕੁਲ ਹਮਾਰੇ ਮਨ, 

ਦਯੋ ਮਾਤ ਧੀਰ ਤਿਨੈ ਸਾਚ ਭਈ ਗਾਵਤੋ' 'ਸੱਚ ਕਹਿਣ ਲੱਗੀ। 
॥੨੨॥ 

ਮਾਨ ਸੋਊ ਗਏ ਪਰ ਸੰਸੇ ਚਿੱਤ ਭਏ ਤਰ', 'ਬਹੁਤੇ। 

ਆਠ ਜਾਮ ਗਏ ਢਰ' ਮਿਲ ਕੈ ਮਸੰਦ ਹੈਂ। 

ਮਾਤ ਪਾਸ ਆਇ ਕਹਜੋ ਗੁਰੂ ਕੋ ਦਿਖਾਇ, 

ਨਾ ਤੋ ਪਾੜ ਕੈ ਕਿਵਾੜ ਪੇਖ ਲੈਂਹ ਤੋੜਿ ਜੰਦ ਹੈਂ। 

ਕਹਜੋ ਮਾਤ ਤਾਂਹਿ ਕਰੋ ਹੁਕਮ ਅਦੂਲ ਨਾਂਹਿ', __'ਹੁਕਮ ਨ ਮੋੜੋ। 
ਸਿੱਖ ਨੇ ਧਯਾਏ ਤੌ ਸਿਧਾਏ ਸੋ ਸੁਛੰਦ' ਹੈਂ। 'ਸੁਤੰਤਰ। 

ਆਇ ਹੈਂ ਅਮੰਦੇ' ਕਾਜ ਕਰ ਕੈ ਬੁਲੌਦੈ”, 'ਛੇਤੀ। “ਉੱਚੇ, ਵੱਡੇ। 
ਪਾਪ ਤੁਮਰੇ ਨਿਕੰਦੈਂ' ਦੈ ਅਨੰਦੈਂ ਚਾਰ ਚੰਦੇ? ਹੈਂ 'ਕੱਟਣਗੇ। “ਚੌਗਣੇ। 
॥੨੩॥ 

ਚੌਪਈ: 

ਭਾਂਤ ਅਨੇਕ ਮਾਤ ਸਮਝਾਏ। 

ਜਜਯੋਂ ਤਯੋਂ ਕਰਿ ਦੁਇ ਬਾਰ ਟਰਾਏ'। 

ਨਿਜ ਨਿਜ ਨੌਰ ਗੌਰ' ਮਿਲਿ ਬੈਸੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੈਂ ਸਚਿੰਤ ਮਤੋ ਬਹੁ ਐਸੇ ॥੨੪॥ 

ਗੁਰੁ ਤੋ ਨਿਜ ਤਨ ਦਿਢ ਤਜ ਗਏ। 

ਬਿਗਰੈ ਤਨ ਦੁਇ ਦਿਵਸ ਬਿਤਏ। 

ਚਰਿਤ' ਕਰਤ ਗੁਰੁ ਅਜਰਜ ਮਹਾਂ। 

ਤੀਆ ਤੁੱਛ ਮਤਿ ਸਮਝੈ ਕਹਾਂ ॥੨੫॥ 

ਧੀਰ ਧਰਾਵਨ ਹਿਤ ਤਿਯ ਕੋ ਹੈ। 

ਕਹਯੋ ਜਾਤ ਹਮ ਕਾਰਜ ਕੋ ਹੈ। 

ਏਹ ਉਚਾਰਨ ਕਿਯ ਇਸ ਕਾਰਨ। 

ਜਯੋਂ ਨਹਿ ਰੁਦਨ ਕਰੈ ਤਨ ਤਾਰਨ! ॥ ੨੬॥ 

ਯਾ ਬਿਧਿ ਅਨਿਕ ਕਲਪਨਾ ਕਰਹੀਂ। 

ਗੁਰੁ ਆਗਯਾ ਭੰਗ ਤੈ ਨਹਿਂ ਡਰਹੀਂ। 

ਤੋੜਨ ਤਾਕ' ਹੱਲੇ ਕਰਿ ਜੈਹੈਂ। 

ਅਨਿਕ ਜਤਨ ਕਹਿ ਮਾਤ ਟਰੈ ਹੈ ॥੨੭॥ 

ਸੋ ਦਿਨ ਟਰਸੋ ਨਿਸਾ ਪੁਨ ਪਰੀ। 

ਦਿਢ ਸਲਾਹਿ ਫਿਰਿ ਮਿਲਿ ਉਨਿ ਕਰੀ। 

ਦਿਵਸ ਚਢੇ ਤਬਿ ਤੋਰਿ ਕਿਵਾਰੈਂ। 

ਲੱਛਨ ਮ੍ਰਿਤੁ ਅਮਿਰਿਤੁ ਨਿਹਾਰੈਂ! ॥ ੨੮॥ 'ਮਰੇ ਨ ਮਰੇ ਦੀਆਂ ਨਿਸ਼ਾਨੀਆਂ ਦੇਖ ਲਵਾਂਗੇ। 
ਜੀਵਤ ਹੈਂ ਤਬਿ ਰਖੈਂ ਟਿਕਾਈ। 

ਮ੍ਰਿਤੁ ਲਖੈਂ ਦਿਹ ਦਾਹ ਉਠਾਈ'। 'ਚੁੱਕ ਕੇ ਸਸਕਾਰ ਕਰ ਦਿਆਂਗੇ। 
ਅਬਲਾ! ਕੀ ਨਹਿੰ ਬਾਤ ਸੁਨੀਜੈ। ।ਇਸਤ੍ਰੀ। 

ਨਿਜ ਗੁਰੁ ਕੋ ਕਾਰਜ ਸਬਿ ਕੀਜੈ ॥੨੯॥ 

ਚਢਯੋ ਦਿਵਸ ਫਿਰ ਅਏ ਮਸੰਦਾ। 

ਬਰਜੇ ਮਾਤ ਬਾਤ ਕਹਿ ਚੰਦਾ'। 'ਕੁਝ ਕੁ ਗੱਲਾਂ ਕਹਿ ਕੇ। 
ਧਨੀ ਬੁਲੈਦ ਬ੍ਰਿੰਦ ਮਾਸੰਦੈਂ। 

ਏਕ ਨ ਮਾਨੀ ਗਰਬਤ ਮੰਦੈਂ ॥ ੨੦ ॥ 

ਤਾਲਾ ਤੋਰਿ ਕਿਵਾਰ ਉਘਾਰੇ'। ਖੋਲ੍ਹ ਦਿੱਤੇ। 

ਪਰੇ ਸੇਜ ਪੈ ਗੁਰੂ ਨਿਹਾਰੇ। 

ਤਨ ਦੁਤਿ ਛਬਿ' ਸਬਿ ਜੀਵਤ ਦੇਖੈਂ। 'ਸਰੀਰ ਦੀ ਚਮਕ ਤੇ ਸੋਭਾ। 
ਪੈ ਉਨਿ ਮਨਿ ਇਮ ਠਟੀ ਵਿਸੇਖੈਂ ॥੨੧॥ 

ਲਯੋ ਹਿਸਾਬ ਚਹਿਤ ਗੁਰੁ ਹਮ ਤੈ। 


1439 





1440 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਾਹਿ ਕਰੈਂ ਤਬਿ ਬਚ ਹੈਂ ਗਮ ਤੈ'। 
ਫਿਰ ਨਹਿ ਹਮ ਕੋ ਕੋਊ ਪੁਛ ਹੈ। 

ਦੈਂਹ ਗੁਜ਼ਾਰਾ ਤਿਯ ਕੋ ਤੁਛ ਹੈ ॥। ੩੨ ॥ 
ਰਖੈਂ ਕਮੇਟੀ ਕਰਿ ਘਰ ਧਨਾ'। 

ਛਕੈਂ ਸੁਤੰਤੁ ਜਯੋਂ ਚਹਿਂ ਮਨਾ। 

ਜੇ ਅਬਿ ਇਸ ਕੋ ਨਾਹਿਂ ਜਲਾਵੈਂ। 

ਹਮੈ ਦੋਸ਼ ਉਠਿ ਦੁਗਨੇ ਲਾਵੈਂ ॥੩੨॥ 
ਕਰੋ ਦਾਹ ਸ਼ੀਘੁ ਤਜਿ ਦੇਰੈਂ। 

ਐਸਾ ਮੌਕਾ ਮਿਲੈ ਨ ਫੇਰੈਂ। 

ਇਹੁ ਠਟ' ਉਨਿ ਝਟ ਦੇਹ ਉਠਾਈ। 
ਦਾਸੀ ਦਾਸ ਤੀਆ ਬਿਲਲਾਈ ॥ ੩੪ ॥ 
ਗੌਰ ਜਤਨ ਕਰਿ ਕੌਰ ਪੰਜਾਬੋ। 

ਪਰੀ ਹਾਰ ਦੁਖ ਭਰੀ ਅਜਾਬੋ'। 
ਬਹੁਤਯੇਂ ਸਾਥ ਪੇਸ਼ ਨਹਿੰ ਜਾਵੈ। 

ਪੁਨ ਪੁਨ ਪਿਯ ਪਗ ਗਹਿ ਬਿਲਲਾਵੈ ॥ ੨੫॥ 
ਮਮ ਪਤਿ ਜੀਵਤ ਦਾਹਿ ਨ ਕੀਜੋ। 
ਕਹਿ ਹਾਰੀ ਕੋ ਸੁਨੈ ਨ ਬੀਜੋ'। 

ਪਕਰਿ ਮਸੰਦਨਿ ਦੂਰ ਬਿਠਾਰੀ। 

ਕਰੀ ਦਾਹ ਕੀ ਸ਼ੀਘੁ ਤਜਾਰੀ ॥ ੩੬ ॥ 
ਲਗੀ ਅਰਾਧਨ ਬਹੁ ਪਿਯ ਤਾਏਂ। 
ਲਗੀ ਆਗ ਜਿਮ ਕੂਪ ਖੁਦਾਏ'। 

ਬਾਰ ਬਾਰ ਇਹੁ ਬੈਨ ਉਚਾਰੋ। 

ਸ਼ੀਘੂ ਆਵੋ ਦੇਹ ਸੰਭਾਰੋ ॥੩੭॥ 
ਨਾਂਹਿ ਤ ਅਬਿ ਇਹੁ ਦੁਸ਼ਟ ਜਰਾਏਂ। 
ਪਾਛੇ ਅਏ ਜੈਸ ਨਹਿਂ ਆਏ। 
ਰਾਮਰਾਇ ਉਤ ਪੀਰ ਪ੍ਰਿਯਾ ਕੀ। 
ਲਖੀ', ਜੁ ਸੁਨੀ ਪੁਕਾਰ ਤ੍ਰਿਯਾ ਕੀ ॥ ੩੮॥ 
ਹੁਤੇ ਦੂਰ ਕਿਤ ਭੂਰ ਮਹਾਂਹੀ'। 

ਦੇਰ ਲਗੀ ਇਮ ਆਵਨ ਮਾਹੀਂ। 

ਇਤ ਸਰਾਪ ਅਸ਼ਟਮ ਗੁਰੁ ਕੇਰੇ। 


'ਇਹ (ਸਲਾਹ) ਕਰਕੇ। 


'ਦੁਖ ਤੇ (ਅਜਾਬ) ਵਿਪਤਾ ਨਾਲ ਭਰੀ ਹੋਈ ਹਾਰ ਗਈ। 


'ਪਿਆਰੀ (ਪੰਜਾਬ ਕੌਰ) ਦੀ ਪੀੜਾ ਜਾਣੀ। 
'ਬਹੁਤ ਹੀ ਦੂਰ ਸਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1441 


ਸ਼ੀਘੂ ਮੰਦ ਮਸੰਦ ਪਰੇਰੇ ॥ ੩੯ ॥ 
ਰਚਿ ਬਿਵਾਨ ਉਨਿ ਤੁਰਤ ਉਠਾਯੋ। 
ਧਨ ਅਨਗਨ ਖਰਚਜੋ ਮਨ ਭਾਯੋ। 
ਯੱਦਪਿ ਸਿਦਕੀ ਸਿੱਖ ਅਰ ਮਾਤਾ। 
ਬਰਜਤ ਬਾਰ ਬਾਰ ਬਖਯਾਤਾ ॥ ੪੦ ॥ 
ਤਨ ਦੁਤਿ ਜੀਵਤ ਸੀ ਦਰਸਾਹੀਂ। 

ਪੈ ਮਸੰਦ ਕਿਹ ਮਾਨਤ ਨਾਹੀਂ। 

ਬਲਿਕੈ ਸਿੱਖਨ ਪਤਿ ਇਮ ਭਾਖਨ। 
ਤੁਮ ਭੀ ਚੈਹੁ ਮੂਢ ਅਬਿ ਰਾਖਨ ॥੪੧॥ 
ਪਿਖੋ ਪੰਜਾਬ ਕੌਰ ਕਿਆ ਕੀਨਾ। 
ਮਿਤਕ ਖੋੜਸ ਪਹਿਰ ਰਖੀਨਾ। 

ਇਮ ਕਹਿ ਜਬੈ ਚਿਖਾ ਪਰ ਧਰਾ। 

ਕੌਰ ਪੰਜਾਬ ਰੌਰ ਬਡ ਕਰਾ ॥ ੪੨॥ 
ਜ਼ੁਲਮ ਅਤੁਲਮ ਕਰਤ ਮਮ ਪਤਿ ਮੈਂ। 
ਯਾ ਕੋ ਪਲ ਦੁਖ ਪੈਹੋ ਅਤਿਸੈਂ। 

ਤਰਫਤ ਜੈਸ ਨੀਰ ਬਿਨ ਮੀਨਾ। 

ਅਤੀ ਅਰਾਧਨ ਪਤੀ ਜੁ ਕੀਨਾ ॥੪੩॥ 
ਖਿਚੇ ਪ੍ਰੇਮ ਅਰਧੰਗੀ' ਕੇਰੈ। 

ਪਹੁੰਚੇ ਰਾਮ ਰਾਇ ਬਿਨ ਬੇਰੈਂ। 

ਪੈ ਇਤ ਆਗ ਮਸੰਦਨਿ ਲਾਈ। 
ਮੁਰਛਿਤ ਹੋਇ ਗਿਰੀ ਪਿਖਿ ਮਾਈ ॥੪੪॥ 
ਫਿਰਯੋ ਭਵਰ' ਨਭ ਮੈਂ ਤਬਿ ਆਈ। 
ਬਿਤਯੋ ਵਕਤ ਲਖਿ ਕੁਪਯੋ ਮਹਾਂਈ। 
ਕਹਯੋ ਬਿਘਨ ਅਤਿ ਕਿਯ ਮਤਿ ਮੰਦੋ। 
ਪਰੈ ਬਿਪਤਿ ਤੁਹਿ ਘੋਰ ਮਸੰਦੋ । ੪੫ ॥ 
ਮਹਾਂ ਪਾਤਕੀ' ਤੁਮ ਅਬਿ ਭਏ। 

ਨਿਜ ਗੁਰੁ ਜਿਯਤ ਦਾਹ ਜਿਨ ਕਏ। 
ਯਾ ਕੋ ਫਲ ਤੁਮ ਜੀਵਤ ਜਰਹੋ। 

ਮਰਹੋ ਰੌਰਵ' ਨਰਕੈਂ ਪਰਹੋ ॥ ੪੬ ॥ 
ਮਹਾਂ ਮੰਦ ਤੁਮ ਏਕ ਨ ਮਾਨੀ। 





1442 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਮ ਅਰਧੰਗੀ ਬਹੁ ਬਿਲਖਾਨੀ'। 
ਭਏ ਪਤਿਤ' ਤੁਮ ਸਭ ਹੀ ਜਾਹੋ। 

ਸੌ ਸੌ ਜਨਮ ਸ੍ਰਾਨ ਕਾ' ਪਾਹੋ ॥੪੭॥ 
ਨਭ ਬਾਨੀ ਮਾਨਵ ਕੀ ਜਦੀ। 
ਸੁਨੀ', ਮਸੰਦਨ ਮਨੀ ਨ ਤਦੀ”। 
ਪੁਨਾ ਪੰਜਾਬ ਕੌਰ ਪ੍ਰਤਿ ਕਹਯੋ। 

ਮਮ ਪਲਟਾ ਲੈਬੋ ਦਿਢ ਚਹਯੋ' ॥੪੮॥ 
ਤੁਮਰੀ ਸੇਵਾ ਪ੍ਰੇਮ ਮਹਾਨੈ। 

ਗੁਰੁ ਪੁਰਿ ਮਾਂਹਿ ਭਯੋ ਪ੍ਰਵਾਨੈ। 

ਮੈਂ ਨਿਜ ਸ਼ਕਤੀ ਤੁਮ ਮੈਂ ਧਾਰੋਂ। 

ਤੁਮ ਸੰਗਤ ਕੇ ਕਾਰਜ ਸਾਰੇ ॥੪੯॥ 
ਮਮ ਲਘੁ ਭ੍ਰਾਤਰ ਗੁਰੁ' ਕੀ ਬਾਨੀ। 
ਭਈ ਸਫਲ ਹਮ ਪਰ, ਨਹਿ ਛਾਨੀ'। 
ਪੁਰਖ ਪੁਤਾਪੀ ਚਚਾ' ਹਮਾਰੇ। 

ਬਸ ਹੈਂ ਢਿਗ ਤੁਵ ਰੱਖਕ ਭਾਰੇ ॥ ੫੦ ॥ 
ਤਿਨੈ ਬੁਲਾਇ ਬ੍ਰਿਤੰਤ ਸੁਨਾਵੋ। 

ਲੈ ਦੈਹੈਂ ਪਲਟਾ ਵਹਿ ਭਾਵੋ'। 

ਨਾਹਿਂ ਤ ਦੁਸ਼ਟ ਮਸੰਦ ਏਹ ਪਾਪੀ। 
ਦੈ ਹੈਂ ਤੁਮ ਕੋ ਦੂਖ ਅਮਾਪੀ' ॥੫੧॥ 
ਅਭੈ ਦਾਨ ਤੁਹਿ ਦੈਂਹ ਚਚਾ ਜੀ। 

ਲੈ ਹੈਂ ਬੈਰ ਹਮਾਰ ਸਚਾ ਜੀ। 

ਮੈ ਨਿਤ ਨਿਕਟਿ ਤੁਮਾਰੇ ਪਯਾਰੀ !। 
ਰੈਹੋਂ ਗੁਪਤ ਨ ਤਜੋ' ਸੰਗਾਰੀ ॥੫੨॥ 
ਅਸ ਕਹਿ ਸੁਰ ਪੁਰ ਗਏ ਸਿਧਾਈ। 
ਫੇਰ ਨ ਗਿਰਾ' ਗਗਨ? ਤੈ ਆਈ। 
ਜੱਦਪਿ ਧੀਰ ਅਯੋ ਕੁਛ ਤਾਂ ਕੋ। 


ਤਦਪਿ ਜਰਤ ਤਨ ਪਿਖਿ ਪਿਯ ਬਾਂਕੋ' ॥੫੨॥ 


ਤਾਰਤ ਤਨ, ਪਾਰਤ ਸਿਰ ਬਾਰੈਂ”। 
ਰੋਦਤ ਕਰੁਣਾ ਬੈਨ' ਉਚਾਰੈ। 
ਹਾਇ ਪੀਆ ਤਨ ਤੁਵ ਜੋ ਵਰ ਹੈ। 


ਵਿਰਲਾਪ ਕਰਦੀ ਰਹੀ। 

(ਮੇਰੀ ਸਿੱਖੀ ਤੋਂ) ਡਿਗ ਗਏ ਹੋ। 
'ਕੁੱਤੇ ਦਾ। 

ਜਦੋਂ ਮਨੁੱਖੀ ਅਕਾਸ਼ ਬਾਣੀ ਸੁਣੀ। “ਤਦੋਂ। 


ਪੱਕੀ ਤਰ੍ਹਾਂ ਮੇਰਾ ਬਦਲਾ ਲੈਣਾ ਚਾਹੀਂ ਭਾਵ ਕਰੀਂ। 


'ਮੇਰੇ ਛੋਟੇ ਭਰਾ (ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ)। 
'ਛੁਪੀ ਨਹੀਂ ਰਹੀ। 
'ਚਾਚੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ)। 


(ਤੁਹਾਡੇ ਮਨ) ਭਾਉਂਦਾ। 


'ਮਿਣਤੀ ਤੋਂ ਰਹਿਤ ਭਾਵ ਬਹੁਤਾ। 


!'ਬਾਣੀ। “ਅਕਾਸ਼। 


ਸੁੰਦਰ ਸ਼ਰੀਰ। 
'ਸ਼ਰੀਰ ਪਿੱਟਦੀ ਤੇ ਸਿਰ ਦੇ ਵਾਲ ਪੁੱਟਦੀ ਹੈ। 
'ਕੀਰਨਿਆਂ ਦੇ ਬਚਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1443 


ਤਰ ਹੈ ਅਤੁ ਹੌਜ਼, ਸੋ ਜਰ ਹੈ' ॥੫੪॥ 
ਸ਼ੀਰ ਫੇਨ ਸੀ ਸਿਹਜਾ ਪਰਤੇ'। 


ਜਰਾ ਕੁ ਬਰ' ਰਹਿ, ਤੌ ਰਿਸ ਧਰਤੇ। 
ਸੋ ਤਨ ਨਗਨ ਲਕਰੀਓਂ ਪਰ ਅਬਿ। 
ਜਰ ਜਰ ਝਰ ਝਰ ਗਿਰ ਹੈ ਦੁਰ ਢਬ' ॥੫੫॥ 
ਜਿਨਿ ਅੰਗਨ ਕੋ ਮੈਂ ਨਿਤ ਭੇਟਤ'। 
ਅਗਨਿ ਅਨੰਗ ਅੰਗ ਤੈ ਮੇਟਤ'। 

ਹਾਇ ਪ੍ਰਾਨ ਪਤਿ ਪਤਿ ਅਤਿ ਪਯਾਰੇ। 
ਵਹੀ ਅੰਗ ਜਰਿ ਹੋਵਤ ਛਾਰੇ ॥੫੬॥ 
ਹਾਇ ਨ੍ਰਿਖਿ' ਕਿ ਨ? ਨੈਨ ਫੁਟਾਂਹੀਂ। 
ਪਾਨ ਨ ਤਨ ਤੈ ਤੁਰਤ ਉਡਾਂਹੀਂ। 

ਅਹੋ ਬਿਧਾਤਾ ਤਰਸ ਨ ਤੋਹੀ। 

ਮਾਂਗੀ ਮੀਚ' ਦੇਤ ਨਹਿੰ ਮੋਹੀ ॥੫੭॥ 
ਅਸ ਕਹਿ ਮੁਰਛਿਤ ਹੈ ਧਰ ਪਰੀ। 
ਤਰਫਤ ਮਨੋ ਮ੍ਰਿਗੀ ਅਧਮਰੀ। 

ਦਾਸੀ ਦਾਸ ਤ੍ਰਿਯਾ ਸਿੱਖ ਔਰੈ। 

ਰੋਦਨ ਕਰਤ ਭਰਤ ਦੁਖ ਗੌਰੈਂ' ॥੫੮॥ 
ਕਿਤਿਕ ਮਸੰਦ ਬੁਲੌਦ ਰੁਵੈ ਹੈਂ। 

ਲੋਕ ਦਿਖਾਵਨ ਸ਼ੋਕ ਬਢੈ ਹੈਂ। 

ਦਾਹ ਕ੍ਰਿਯਾ ਕਰਿ ਨਿਜ ਨਿਜ ਠੌਰੈਂ। 
ਗਏ, ਸੁ ਭਏ ਨਿਰੰਕਸ ਤੌਰੈਂ' ॥੫੯॥ 
ਦਰਬ ਸਰਬ ਹੀ ਲਗੇ ਸੰਭਾਰਨ। 
ਜ਼ਿਕਰ ਫਿਕਰ ਗੁਰੁ ਘਰਹਿ ਨ ਧਾਰਨ। 
ਥੇ ਮਸੰਦ ਦੇਸਨ ਮੈਂ ਜੇਈ। 

ਏਹੁ ਕਥਾ ਸੁਨਿ ਮੁਦ ਭਏ ਤੇਈ ॥ ੬੦॥ 
ਸੰਗਤ ਨੇ ਧਨ ਸ਼ੀਘੂ ਲੈ ਲੈ। 

ਜਮ੍ਹਾਂ ਕਰੈਂ ਇਮ ਧੋਖਾ ਦੈ ਦੈ। 

ਤੁਮਰੇ ਗੁਰੁ ਪ੍ਰਲੋਕ ਪਧਾਰੇ। 

ਕਰਨੇ ਹੈਂ ਹਮ ਬਡੇ ਭੰਡਾਰੇ ॥ ੬੧॥ 


'(ਜਿਹੜਾ ਸ਼ਰੀਰ ਕਦੇ) ਅਤਰ ਦੇ ਹੌਜ਼ (ਕੁੰਡ) ਵਿੱਚ ਤਰਦਾ 
ਸੀ ਉਹ (ਹੁਣ) ਸੜ ਰਿਹਾ ਹੈ। 

'(ਸ਼ੀਰ) ਦੁੱਧ ਦੀ (ਫੇਨ) ਝੱਗ ਵਰਗੀ ਸੇਜਾ (ਬਿਸਤਰੇ) 
ਉੱਪਰ। 

'ਵਲ, ਵੱਟ। 


ਬੁਰੇ ਢੰਗ ਨਾਲ। 
ਛੋਂਹਦੀ ਸਾਂ। 
(ਜਿਹੜੇ) ਮੇਰੇ ਅੰਗਾਂ ਤੋਂ ਕਾਮ ਦੀ ਅੱਗ ਮੇਟਦੇ ਸਨ। 


ਦੇਖ ਕੇ। “ਕਿਉਂ ਨਹੀਂ। 


'ਬਿਨਾਂ ਕੁੰਡੇ ਤੋਂ (ਹਾਥੀ ਦੀ) ਤਰ੍ਹਾਂ। 





1444 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੀਆ ਪੰਜਾਬ ਕੌਰ ਲੋ 


ਕਾਰ ਬਾਰ ਗੁਰੁ ਘਰ ਕੀ ਜੇਤੀ। 

ਹਾਥ ਮਸੰਦਨ ਕੇਰਹਿ ਤੇਤੀ ॥੬੨॥ 

ਇਤ ਦਿਸ ਕੌਰ ਪੰਜਾਬ ਵਿਚਾਰਾ। 

ਅਬਿ ਗੁਰੁ ਬਿਨੁ ਨਹਿਂ ਕੋਈ ਹਮਾਰਾ ॥੬੩॥ 
ਦੋਹਰਾ: 

ਬਹਿਲੋ ਕੇ ਗੁਰਦਾਸ ਸੌਂ, 

ਕਰਿ ਸਲਾਹਿ ਏਕੰਤ। 

ਗੁਰੁ ਢਿਗ ਪਠੀ ਸੁਤੰਤ ॥ ੬੪ ॥ 

ਛਪਯ: 

ਸੀ ਖਟ ਯੁਤ' ਸੁਬੱਗਯ, 


ਪੁਰਖ ਪੂਰਨ ਅਬਿਨਾਸੀ। 

ਦੀਨ ਬੰਧੁ' ਬਖਸ਼ਿੰਦ, 

ਸਿੰਧੁ ਕਰੁਨਾ' ਸੁਖਰਾਸੀ। 

ਸਾਰਦ ਸ਼ੇਸ਼ ਗਨੇਸ਼, 

ਸਕੈ ਨਹਿਂ ਗੁਨ ਗਨ' ਗਿਨ ਤਵ। 
ਕਥੋਂ ਕਿਮਰਾਵਰ ਗੁਨ ਅਵ। 
ਕੀਨ ਹੀਨ ਪਤਿ' ਮੋਹਿ ਅਬਿ। 
ਜਬਿ ਮੈਂ ਰਾਵਰ ਕੁਲ ਬਧੂ ਹੈਂ", 
ਤੁਮ ਹੀ ਕੋ ਹੈ ਲਾਜ ਸਬਿ ॥੬੫॥ 
ਜੀਵਤ ਦਯੋ ਜਰਾਇ, 
ਭਤੀਜਾ ਜਬਰਨ ਥਾਰਾ। 


ਛੇ ਵਾਰ ਸੁ ਸ਼ਬਦ ਦੇ ਸਹਿਤ (ਲਿਖ ਕੇ)। (ਧਰਮ ਦੇ 
ਅਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ 
ਵਿੱਦਿਆ ਗੁਰੂ ਲਈ ੬ ਵਾਰ, ਆਪਣੇ ਮਾਲਕ ਵਾਸਤੇ ੫ 
ਵਾਰ, ਵੈਰੀ ਨੂੰ ੪ ਵਾਰ, ਮਿੱਤੁ ਨੂੰ ੩ ਵਾਰ, ਨੌਕਰ ਨੂੰ ੨ 
ਵਾਰ, ਪੁੱਤੂ ਅਤੇ ਇਸਤ੍ਰੀ ਨੂੰ ੧ ਵਾਰ ਸ੍ਰੀ ਸ਼ਬਦ ਵਰਤਣਾ 
ਚਾਹੀਏ।) 


ਗ਼ਰੀਬਾਂ ਦੇ ਸਬੰਧੀ। 
'ਕਿਰਪਾ ਦੇ ਸਮੁੰਦਰ। 


'ਸਾਰੇ। 


'ਪਤੀ-ਰਹਿਤ। 
।ਆਪ ਦੀ ਕੁਲ ਦੀ ਨੂੰਹ ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1445 


ਦਰਬ ਸਰਬ ਲਿਯ ਲੂਟ, 

ਕਹਯੋ ਨਹਿਂ ਸੁਨਤ ਹਮਾਰਾ। 

ਬਿਨਾ ਆਪ ਕੇ ਰੱਖਕ, 

ਪੱਖਕ' ਕੁਇ ਨ ਹਮਾਰੋ। 

ਦੁਸ਼ਟਨ ਕੋ ਦਿਹੁ ਦੰਡ, 

ਆਇ ਇਹੁ ਧਾਮ ਸੰਭਾਰੋ। 

ਲਘੁ ਬਡ ਸਾਸੂ', ਆਪ ਕੇ 

ਪਗ ਪਰ ਬਹੁ ਪ੍ਰਣਾਮ ਮੁਹਿ। 

ਤੁਮ ਸਯਾਨੀ ਸਤਿਗੁਰੁ ਕੋ ਪਠੋਂ, 

ਮਮ ਠਟੋ' ਇਲਾਜਹਿ ਲਾਜ ਤੁਹਿ ॥੬੬॥ 

ਧਾਵਨ' ਦਾਵਤ ਗਯੋ, 

ਪਾਂਵਟੇ ਲੈ ਪਾਤੀ ਇਹੁ। 

ਗੁਰੂ ਗੁਬਿੰਦ ਮ੍ਰਿਗਿੰਦ ਬਿੰਦ 

ਪਢਿ, ਸੋਕ ਕੀਨ ਕਿਹੁ'। 'ਪੜ੍ਹ ਕੇ ਤੇ ਜਾਣ ਕੇ ਕੁਝ ਸਮਾਂ ਸੋਗ ਕੀਤਾ। 

ਰਾਮਰਾਇ ਹਰਿ ਕ੍ਰਿਸ਼ਨ ਗੁਰੂ ਕੇ, 

ਬੈਨ ਚਿਤਾਰੇ'। ਯਾਦ ਕੀਤੇ। 

ਭਏ ਸੱਤ ਜੁਗ ਕੇਰ ਅੱਤਿ, 

ਪਰਸਪਰ ਜੋ ਉਚਾਰੇ'। 'ਦੋਹਾਂ ਦੇ ਬਚਨ ਸੱਤ ਹੋ ਗਏ ਜੋ ਆਪਸ ਵਿੱਚ ਉਚਾਰੇ ਸਨ। 

ਗੁਰੁ ਨੈਨ ਸਜਲ ਕਰੁਣਾਂ ਛਏ', ਗੁਰਾਂ ਦੇ ਨੇਤ੍ਰ ਕਰੁਣਾ-ਰਸ 'ਚ (ਛਏ) ਭਰੇ ਹੋਏ, ਜਲ ਦੇ 
ਸਹਿਤ ਹੋ ਗਏ। 

ਕਰੁਣਾ ਰਸ ਸੁਨਿ ਮਾਤ ਕਿਯ। 

ਪੁਨ ਪਠਜੋ ਸ਼ਿਤਾਬ ਜਵਾਬ ਲਿਖਿ, 

ਐਹੈਂ ਹਮ ਬਡ ਧੀਰ ਦਿਯ ॥ ੬੭॥ 

ਰਾਮਰਾਇ ਸੇ ਸਿੱਧ' ਸਪੂਤ ਕਾ, 

ਸੁਨਿ ਇਮ ਚਲਨਾ। 

ਹਹਿਰ ਭਹਿਰ ਮਨ ਗਯੋ, 

ਪਯੋ ਇਕ ਪਹਿਰ ਕਕਲਨਾ'। 'ਮਨ (ਭਹਿਰ) ਭਿਆਨਕ (ਹਹਿਰ) ਕਾਂਬੇ ਦੀ (ਦਸ਼ਾ 'ਚ) 
ਚਲਾ ਗਿਆ, ਇਕ ਪਹਿਰ (ਕਕਲਨਾ) ਗਿਣਤੀਆਂ 'ਚ 
ਪਿਆ ਰਿਹਾ। 

ਫਿਰ ਜੱਗ ਮਿਥਯਾ ਜਾਨ, 

ਸੱਤ ਹਰਿ ਗੁਰੁ ਗੁਨਰਹਿ ਹੈਂ'। 'ਗੁਰੂ ਜੀ ਵਿਚਾਰ ਰਹੇ ਹਨ। 





1446 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਧ ਮੁਨੀ ਅਵਤਾਰ, 

ਦੇਹ ਧਰ ਕੋ ਥਿਰ ਨਹਿ ਹੈਂ। 

ਤੁਮ ਬੋਲ ਲੈਹੁ' ਮਾਸੰਦਨ ਕੋ, 
ਸਿਰੇਪਾਉ ਦੈਨੇ ਹਿਤੈ'। 

ਤਬ ਹਮ ਭੀ ਪਹੁੰਚੇ ਗੇ ਤਿਤੈਂ ॥੬੮॥ 
ਦੋਹਰਾ: 

ਇਹੁ ਜਵਾਬ ਸਤਿਗੁਰੂ ਤੇ, 

ਲੈ ਧਾਵਨ ਦਿਯ ਜਾਇ। 

ਕੌਰ ਪੰਜਾਬ ਸੁ ਧੀਰ ਧਰਿ, 

ਕੀਨੋ ਮੰਤੁ ਇਹਾਇ' ॥੬੯॥ 
ਚੌਪਈ: 

ਪਠੇ ਹੁਕਮ ਨਾਮੇ ਸਬਿ ਦੇਸੈਂ। 

ਲਏ ਹਕਾਰ ਮਸੰਦ ਬਿਸੇਸੈਂ। 
ਸਿਰੇਪਾਉ ਲੈਬੇ ਹਿਤ ਆਏ। 

ਬੁਜੋ ਕਾਲ ਕੇ ਸਨ ਨ ਲਖਾਏ' ॥ ੭੦॥ 
ਖਬਰ ਜਬਰ ਇਹੁ ਸੁਨਿ ਗੁਰੁ ਧੈ ਕੈ। 
ਸੰਗ ਅੱਸ੍ਹਾਰ ਪਾਂਚ ਸੌ ਲੈ ਕੈ। 

ਨੰਦ ਚੰਦ ਲੌ ਭਟ ਬਹੁ ਲਏ। 

ਕਰਤ ਸੈਲ ਸੈਲਨ' ਤਹਿਂ ਗਏ ॥ ੭੧॥ 
ਕੌਰ ਪੰਜਾਬ ਗੌਰ' ਤਬਿ ਰੋਈ। 

ਪਤਿ ਬਿਨ ਅਤਿਸੈ ਦੁਖਤ ਜੁ ਹੋਈ। 
ਗੁਰੁ ਤੈ ਪਾਇ ਧੀਰ ਚੁਪ ਭਈ। 

ਨਿਜ ਦੁਖ ਕੀ ਬਾਤੈਂ ਸਭਿ ਕਈ ॥ ੭੨॥ 
ਸਭ ਵੀਚ ਗੁਰੁ ਪੁਨਾ ਉਚਾਰੀ। 

ਅਹੋ ਮਸੰਦ ਮੰਦ ਤੁਮ ਭਾਰੀ। 

ਕੀਨ ਕੁਸੁੱਧੀ ਅਤਿ ਦੁਰ ਬੁਧੀ'। 

ਧਨ ਲੋਭੀ ਖੋਭੀ ਤੁਵ ਬੁੱਧੀ' ॥ ੭੨ ॥ 
ਨਿਜ ਗੁਰੁ ਜੀਵਤ ਹੀ ਤੁਮ ਜਾਰਾ। 
ਹਮਰਾ ਡਰ ਭੀ ਜਰਾ ਨ ਧਾਰਾ। 


ਮੂਰਖ ਕਾਲ ਦੇ (ਬੁਜੋ) ਬਕਰਿਆਂ ਨੇ ਨਾ ਜਾਣਿਆ। 


ਖੋਟੀ ਬੁੱਧੀ ਵਾਲਿਓ (ਤੁਸਾਂ) ਬਹੁਤ ਮਾੜੀ ਗੱਲ ਕੀਤੀ। 
ਤੁਹਾਡੀ ਬੁਧੀ ਧਨ ਦੇ ਲੋਭ 'ਚ ਖੁੱਭੀ ਹੋਈ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1447 


ਕਰਯੋ ਪਾਪ ਅਤਿਸੈ ਤੁਮ ਭਾਰਾ। 


ਜਿਸ ਕਾ ਫਲ ਦੁਖ ਪੈਹੁ ਕਰਾਰਾ ॥ ੭੪॥ 


ਸੁਨਤ ਮਸੰਦ ਬੁਲੌਦਨ ਕਹਾ। 

ਅਪਨੇ ਘਰ ਕੇ ਤੁਮ ਗੁਰੁ ਮਹਾਂ। 
ਕਰੋਂ ਹੁਕਮ ਤੁਮ ਤਹਾਂ ਜਾਇ ਕੇ। 

ਹਮ ਮਸੰਦ ਹੈਂ ਰਾਮਰਾਇ ਕੇ ॥ ੭੫॥ 
ਬਿਨਾ ਪ੍ਰਾਨ ਤੈ ਜਬਿ ਹਮ ਹੇਰਾ। 
ਕਿਯ ਸਿਸਕਾਰ ਜੁ ਤੁਮ ਅਘ ਟੇਰਾ'। 
ਜਗਤ ਗੁਰੂ ਪੰਡਿਤ ਸੱਮ੍ਹਥ। 

ਹੋਇ, ਬਾਕ ਕਜੋਂ ਕਰੋ ਅਤੱਬ' ॥। ੭੬॥ 
ਕਹਾਂ ਬਾਲ ਲੀਲ੍ਹਾ ਸੀ ਕਰਿ ਹੈਂ। 

ਹਮ ਪਰ ਬਲ ਨਹਿੰ ਤੁਮਰਾ ਚਰ੍ਹ ਹੈ'। 
ਸੁਨਿ ਸੋਢੀਸ' ਰਿਸੇ ਮਨ ਭਾਰੀ। 

ਜੋ ਕਰਨੀ ਸੋ ਨਾਂਹਿ ਉਚਾਰੀ ॥ ੭੭॥ 
ਨੀਤਿ ਨਿਪੁਨ' ਗੁਰੁ ਨੀਤਿ ਕਮਾਈ। 
ਨਿਜ ਸਬਿ ਸੁਭਟ ਰਖੇ ਸਮਝਾਈ। 
ਪਰਸਪਰ ਮੂਢ ਮਸੰਦ ਇਮ ਕੈਹੈਂ। 

ਹਮ ਤੈ ਡਰਤ ਗੁਰੂ ਚੁਪ ਰੈਹੈਂ ॥ ੭੮ ॥ 
ਗੁਰੁ ਦਿਲ ਕੀ ਵਹਿ ਸਠ ਕਿਮ ਲੈਹੈਂ। 
ਬੁਹਮਾਦਿਕ ਜਿਹ ਭੇਦ ਨ ਪੈਹੈਂ। 
ਦੁਤੀ ਦਿਵਸ ਪੁਨ ਉਨੈ ਮਸੰਦੈਂ। 
ਅੰਤਰ ਸਭਾ ਸਜਾਇ ਬੁਲੌਦੈਂ ॥ ੭੯॥ 
ਕੌਰ ਪੰਜਾਬ ਅਧਿਕ ਸਿਤਕਾਰੀ। 
ਰਾਮਰਾਇ ਕੀ ਨੌਰ ਬਿਠਾਰੀ। 

ਉਚੀ ਕੁਲਹਿ' ਸੀਸ ਤਿਹ ਸਾਜੀ। 
ਗਾਦੀ ਪਰ ਪਰਦੇ ਮੈਂ ਰਾਜੀ' ॥੮੦॥ 
ਪੁਨ ਕਲਗੀਧਰ ਬੋਲ ਬਿਠਾਏ। 
ਸਾਦਰ ਊਚੀ ਨੌਰ ਸੁਹਾਏ। 
ਬੀਰਾਸਨ ਬੈਠੇ ਸਰ ਫੇਰੈਂ। 

ਕ੍ਰਿਤ ਮਸੰਦਨ ਮੰਦਨ ਹੇਰੈਂ ॥੮੧॥ 


'ਜਿਸ ਨੂੰ ਤੁਸਾਂ ਪਾਪ ਕਿਹਾ ਹੈ। 
'(ਅਤੱਥ) ਝੂਠਾ ਬਚਨ ਕਿਉਂ ਕਰਦੇ ਹੋ। 


'ਜ਼ੋਰ ਨਹੀਂ ਚੜ੍ਹਦਾ। 
'ਕਲਗੀਧਰ ਜੀ। 


'ਰਾਜਨੀਤੀ 'ਚ ਚਤੁਰ। 





14468 


ਤਬੈ ਅਮੋਲਕ ਸ੍ਹੇਤ ਦੁਸ਼ਾਲਾ। 

ਨਿਜ ਦਿਸ ਤੈ ਯੂਤ ਦਰਬ ਬਿਸਾਲਾ। 
ਦਯਾਰਾਮ ਪ੍ਰੋਹਤ ਤੈ ਦਿਆਇਓ। 

ਲੈ ਪੰਜਾਬ ਕੁਰ ਸੀਸ ਚਢਾਇਓ ॥੮੨॥ 
ਹਾਥ ਜੋਰਿ ਗੁਰੁ ਕੇ ਪਗ ਪਰੀ। 

ਦੁਖਤ ਦੀਨ ਹੈ ਬਸਾਕੁਲ ਖਰੀ। 

ਸਦਾ ਸਹਾਇਕ ਹਮਰੇ ਰਹੀਏ। 

ਬੁਧਿ ਬਲ ਹੀਨ ਨੁਖਾ' ਨਿਜ ਲਹੀਏ ॥੮੩॥ 
ਸ੍ਰੀ ਮੁਖ ਤੈ ਤਬਿ ਐਸ ਬਖਾਨਾ। 

ਤੁਮਰਾ ਚੂੰਡਾ ਪਾਗ ਸਮਾਨਾ। 

ਸਤਿ ਨਾਮੁ ਮਿੱਥਯਾ ਸੰਸਾਰਾ। 

ਸਿੰਮੁੂਤ ਰਹੁ ਤਜਿ ਸ਼ੋਕ ਬਿਕਾਰਾ ॥੮੪॥ 
ਦਿਨ ਪ੍ਰਤਿ ਬਢੈ ਪ੍ਰਤਾਪ ਤਿਹਾਰੋ। 

ਕਰਤਾ ਪੁਰਖੁ ਰਿਦੇ ਦਿਢ ਧਾਰੋ। 

ਪੁਨਾ ਮਸੰਦਨ ਤੈ ਮਨ ਭਾਯੋ। 

ਨਜ਼ਰੈਂ ਅਨਗਨ ਧਨ ਦਿਲਵਾਯੋ ॥ ੮੫॥ 
ਜ਼ੇਵਰ ਜੇ ਵਰ ਤੇਵਰ ਭਾਰੇ'। 

ਨਕਦੀ ਕੇ ਬਡ ਲਗੇ ਅੰਬਾਰੇ। 

ਸੌਂਪ ਪੰਜਾਬ ਕੌਰ ਕੋ ਦੀਨਾ। 

ਤਿਹ ਤੋਸ਼ੇਖਾਨੇ' ਧਰਿ ਲੀਨਾ ॥੮੬॥ 

ਪੁਨ ਗੁਰੁ ਕਹਯੋ ਮਸੰਦਨ ਤਾਂਈਂ। 
ਸਿਰੇਪਾਉ ਸੰਚੇ' ਸਮੁਦਾਈ। 

ਬਡ ਬੈ ਕੇ' ਤਿਨਿ ਤਈਂ ਦਿਖਾਰੇ। 

ਕਹਸੋ ਦੈਂਹਗੇ ਬੋਲਿ ਸਕਾਰੇ' ॥੮੭॥ 

ਵਹਿ ਸਬਿ ਨਿਜ ਨਿਜ ਠੌਰ ਪਧਾਰੇ। 

ਰਚ ਉਪਾਇ ਲੀਨੇ ਗੁਰੁ ਸਾਰੇ ॥੮੮॥ 
ਦੋਹਰਾ: 

ਦਿਵਸ ਚਢੇ ਪੁਨ ਸਤਿਗੁਰੂ, ਫਰਸ਼ ਕਰਾਏ ਨੀਕ। 
ਬਹੁ ਸੁਭਟਨ ਕੋ ਸੰਗ ਲੈ, ਬਿਰੇ ਜਾਇ ਤਹਿਂ ਠੀਕ 
॥੮੯॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਿਹੜੇ ਸ੍ਰੇਸ਼ਟ ਗਹਿਣੇ ਤੇ ਚੰਗੇ ਤਿੰਨ ਤਿੰਨ ਕੱਪੜੇ। 


ਤੋਸ਼ਾ ਖਾਨਾ-ਗਹਿਣੇ ਬਸਤ੍ਰ ਜਲੌ ਆਦਿ ਦੇਰੱਖਣ ਦਾ ਘਰ। 


'ਇਕੱਠੇ ਕੀਤੇ। 
'ਵੱਡੀ ਕੀਮਤ ਤੇ। 
'ਸਵੇਰੇ ਬੁਲਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1449 


ਚੌਪਈ: 

ਪਰਦੇ ਮੈਂ ਨਿਜ ਨੁਖਾ ਬਿਠਾਰੀ। 

ਦੇਖਾਵਨ ਹਿਤ ਕੌਤਕ ਭਾਰੀ। 

ਨਿਜ ਸੈਨਾ ਪੁਤਿ ਕੀਨ ਅਸ਼ਾਰੇ'। 

ਖੁਫੀਆ ਪਹਿਰੇ ਬਹੁ ਬੈਠਾਰੇ । ੯੦॥ 

ਭਾਖਯੋ ਰਾਖਯੋ ਅਤਿ ਤਕਰਾਈ। 

ਦੌਰਿ ਮਸੰਦ ਨ ਕੋਊ ਜਾਈ। 

ਮੂਢ ਮਸੰਦੈਂ ਕਿਛੂ ਨ ਜਾਨੀ। 

ਪੂਜਾ ਖਾਇ ਬੁਧਿ ਬੌਰਾਨੀ ॥੯੧॥ 

ਭਏ ਤਯਾਰ ਸਜਿ ਬਸਤੁ ਗੈਨੇ'। 'ਗਹਿਣੇ। 

ਸਿਰੇਪਾਉ ਮ੍ਰਿਤੂ ਨਿਜ ਲੈਨੇ। 'ਆਪਣੀ ਮੌਤ ਦੇ ਸਿਰੋਪਾਉ ਲੈਣ ਲਈ। 

ਉਤੇ ਮੇਵਰਾ ਜਮ ਪੁਭੁ ਪਠਾ'। 'ਸਤਿਗੁਰਾਂ ਨੇ ਜਮ ਰੂਪ ਮੇਵੜਾ (ਬੁਲਾਉਣ ਵਾਲਾ 
ਕਰਮਚਾਰੀ) ਭੇਜਿਆ। 

ਜਥਾ ਕਰਮ ਫਲ ਦੈਨੋ ਠਟਾ' ॥੯੨॥ 'ਜਿਹੋ ਜਿਹਾ ਉਨ੍ਹਾਂ ਕਰਮ ਕੀਤਾ ਸੀ (ਉਹੋ ਜਿਹਾ) ਫਲ ਦੇਣ 
ਦਾ (ਠਟਾ) ਇਰਾਦਾ ਕੀਤਾ। 

ਪੁਥਮ ਮਸੰਦ ਪਾਂਚ ਬਡ ਟੇਰੇ'। 'ਬੁਲਾਏ। 

ਢਿਗ ਬੈਠਾਇ ਸੁਭਟ ਨਿਜ ਪੇਰੇ। 

ਲਏ ਪਕਰ ਚਹੁ ਚਹੁੰ ਨੇ ਇਕ ਇਕ। 

ਜ਼ੇਵਰ ਪਗ ਲਾਹੈਂ ਕਹਿ ਧਿਕ ਧਿਕ ॥ ੯੩॥ 

ਮਾਰ ਜੁਤੀਅਨ ਬਾਰ ਉਖਾਰੇ। 

ਕਹਯੋ ਕੀਨ ਜੋ ਤੁਮ ਬਦਕਾਰੇ'। 

ਰਾਮਰਾਇ ਜੀ ਜੀਵਤ ਜਾਰੇ। 

ਤਾਂ ਕੋ ਫਲ ਅਬ ਲੈਹੁ ਉਘਾਰੇ' ॥੯੪॥ 

ਸੰਗ ਪਗਰੀਅਨ' ਮੁਸ਼ਕੈਂ ਬੰਧੀ। 

ਕੋਸ਼ਟ ਮਾਂਹਿ' ਦਏ ਮਤਿ ਮੰਦੀ। 

ਪਾਂਚ ਮਸੰਦ ਔਰ ਬੁਲਵਾਏ। 

ਤਯੋਂ ਹੀ ਦੈ ਮੁਸ਼ਕਾਂ ਗਿਰਵਾਏ ॥ ੯੫ ॥ 

ਇਸੀ ਰੀਤਿ ਸਬਿ ਆਵਤ ਜਾਂਹੀਂ। 

ਨਰੜ ਬਾਂਧ' ਕੋਠੇ ਮੈਂ ਪਾਂਹੀਂ। 

ਬਾਹਰ ਭੇਤ ਨ ਜਾਨੈ ਕੋਈ। 





1450 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਵਤ ਮੋਦ ਹੋਇ ਮਨਿ ਸੋਈ ॥੯੬॥ 

ਸੁਭਟ ਗੁਰੂ ਕੇ ਪਕਰ ਪਕਰ ਕੈ। 

ਡਾਰਤ ਅੰਦਰ ਜਕਰ ਜਕਰ ਕੈ'। 

ਇਕ ਕੇ ਉਪਰ ਦੀਨੋ ਇਕ ਧਰ। 

ਚਿਨੇ ਬੋਰੀਅਨ ਸਮ ਭੀਤਰ ਤਰ ॥੯੭॥ 

ਹਾਇ ਹਾਇ ਜੋ ਊਚ ਪੁਕਾਰੈਂ। 

ਤਿਨੈਂ ਸੁਭਟ ਗੁਰੁ, ਹਤ ਹਟਕਾਰੈਂ'। 

ਇਸੀ ਤੌਰ ਔਰਹਿਂ ਬਹੁ ਗਏ। 

ਪੇਖਿ ਪੰਜਾਬ ਕੌਰ ਮੁਦ ਲਹੇ ॥ ੯੮॥ 

ਪਾਂਚਕ ਸੌ ਜਬਿ ਯੋ ਫਰ ਲੀਨੇ। 

ਕਈਕ ਕੋਸ਼ਠ ਹੈਂ ਭਰ ਦੀਨੇ। 

ਬਾਕੀ ਲੋਗਨ ਇਮ ਠਹਿਰਾਯੋ। 

ਗਏ ਜੁ ਭੀਤਰ ਏਕ ਨਾ ਆਯੋ ॥ ੯੯॥ 

ਕਯਾ ਜਾਨੈਂ ਗੁਰੁ ਮਾਰਤ ਜਾਂਹੀਂ। 

ਸੰਸੇ ਧਾਰ ਪਰੇ ਭਗਰਾਹੀਂ'। 'ਦੌੜ ਕੇ ਰਾਹੀਂ ਪੈ ਗਏ। 
ਜੋ ਗੁਰੁ ਥੇ ਕੋਠਨ ਮੈਂ ਡਾਲੇ। 

ਉਠੇ ਗੁਰੂ ਤਿਨ ਕੋ ਦੈ ਤਾਲੇ ॥੧੦੦॥ 'ਜਿੰਦੇ ਮਾਰ ਕੇ। 

ਗਈ ਪੰਜਾਬ ਕੌਰ ਨਿਜ ਨੌਰੈਂ। 

ਛਕਿ ਪਰਸ਼ਾਦ ਥਿਰੇ ਸਬਿ ਗੌਰੈਂ। (ਆਪੋ ਆਪਣੇ) (ਗੌਰੈਂ) ਖ਼ਿਆਲਾਂ 'ਚ ਟਿਕ ਗਏ। 
ਢਰਯੋ ਦੁਪਹਿਰਾ ਜਬਿ, ਉਠਿ ਤਬੈ। 

ਸੌਚ ਇਸ਼ਨਾਨ ਠਾਨ ਭਟ ਸਬੈ ॥ ੧੦੧॥ 

ਬਸਤੁ ਸ਼ਸਤ੍ਰ ਸਜਿ ਸਮੁਦਾਏ'। 

ਕਰਿ ਬੰਦਨ ਗੁਰੁ ਪਾਸ ਥਿਰਾਏ। 

ਕੌਰ ਪੰਜਾਬ ਪੁਤੀ ਗੁਰੁ ਭਾਖਾ। 

ਲਿਹੁ ਪਲਟਾ _ਅਬਿ ਜਿਉਂ _ਅਭਿਲਾਖਾ 

॥੧੦੨॥ 

ਸੋ ਨਿਸ ਦਿਨ ਕੋਠਨ ਮੈਂ ਰਹੇ। 

ਕਸ਼ਟ ਸਮਸ਼ਟ ਮਸੰਦਨ ਸਹੇ। 

ਦੁਤੀ ਦਿਵਸ ਗੁਰੁ ਤੇਲ ਕੜਾਹੇ। 

ਤਪਵਾਏ ਬਡ ਸਾਥ ਸਲਾਹੇ' ॥। ੧੦੩॥ (ਪੰਜਾਬ ਕੌਰ ਦੀ) ਸਲਾਹ ਨਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1451 


ਉਚ ਨੌਰ ਬਿਰਿ ਆਪ ਮੁਰਾਰੀ। 

ਪੜਦੇ ਮਾਹਿ ਨੁਖਾ ਬੈਠਾਰੀ। 

ਪਕੜਿ ਮਸੰਦਨ ਕੋ ਸਿਖ ਲਯਾਵੈਂ। 

ਤਿਨ ਕੋ ਦੋਸ਼ ਸਰੋਵ ਸੁਨਾਵੈਂ ॥੧੦੪॥ 

ਕੜਛੇਂ ਭਰੈਂ ਤੇਲ ਸਿਰ ਪਾਵੈਂ। 

ਸੰਕਟ ਬਿਕਟ ਅਘਟ ਬਿਲਲਾਵੈਂ'। '(ਬਿਕਟ) ਭਿਆਨਕ ਕਸ਼ਟਾਂ ਨਾਲ _(ਅਘਟ) ਬਹੁਤਾ 
ਬਿਰਲਾਪ ਕਰਦੇ ਹਨ। 

ਜਰਯੋ ਬਦਨ', ਦੁਖ ਜਰਯੋ ਨ ਜਾਈ। 'ਮੁੱਖ। 

ਤਰਫ ਤਰਫ ਬਹੁ ਮਰੈਂ ਤਹਾਂਈ ॥ ੧੦੫॥ 

ਲਾਠੀ ਬੈਂਤ ਜੂਤ ਕਿਸ ਪਰਹੀਂ। 

ਫਲ ਨਿਜ ਕਰਮਨ ਕੋ ਭਲ ਭਰਹੀਂ। 

ਸਾੜ ਸ਼ਰੀਰ ਛਾੜ ਸਬਿ ਦਏ'। 'ਸਾਰੇ ਛੱਡ ਦਿੱਤੇ। 

ਕੇਤਿਕ ਮਰੇ ਕਿਤਿਕ ਕਿਤ ਗਏ ॥ ੧੦੬॥ 

ਤੀਨ ਦਿਵਸ ਇਮ ਕਹਿਰ ਕਰਾਲੈਂ'। 'ਭਿਆਨਕ (ਕਹਿਰ) ਕਸ਼ਟ ਦਾ (ਸਮਾਂ)। 

ਮੂਢ ਮਸੰਦਨ ਬਿਤਯੋ ਕਮਾਲੈਂ'। 'ਬਹੁਤਾ। 

ਧਰਮਰਾਜ ਰਾਜੈਂ ਗੁਰੁ ਪੂਰੇ। 

ਸਿਮਟੇ' ਸੁਭਟ ਮਨੋ ਜਮ ਭੂਰੇ: ॥੧੦੭॥ 'ਇਕੱਠੇ ਕੀਤੇ। “ਬਹੁਤੇ। 

ਮ੍ਰਿਤੂ ਮਿਲੀ ਮਾਤ ਕੀ ਮਰਜ਼ੀ'। ਮਾਤਾ ਪੰਜਾਬ ਕੌਰ ਦੀ ਮਰਜ਼ੀ ਜਾਣੋ ਮੌਤ ਮਿਲੀ ਹੈ। 

ਚਿਤ੍ਰ ਗੁਪਤ ਸਿੱਖ' ਦੇਵਤ ਅਰਜ਼ੀ। 'ਸਿੱਖਾਂ ਰੂਪ ਚਿਤ੍ਰ ਗੁਪਤ। 

ਕਸ਼ਟ ਸਮਸ਼ਟ ਨਰਕ ਭੁਗਵਾਏ। 

ਠੀਕ ਇਨਸਾਫ ਭਯੋ ਫਲਦਾਏ ॥ ੧੦੮ ॥ 

ਕਿਆਮਤ ਕਾਲ' ਮਸੰਦੈਂ ਆਯੋ। 'ਪ੍ਲੋ ਦਾ ਸਮਾਂ। 

ਗੁਰੁ ਖੁਦਾਇ ਦਾਇ ਫਲ ਭਾਯੋ'। 'ਉਨ੍ਹਾਂ ਦੀ ਭਾਵਨਾ ਅਨੁਸਾਰ। 

ਰਾਮਰਾਇ ਜਨੁ ਭਯੋ ਪਰੀਛਤ'। 'ਜਾਣੋਰਾਮਰਾਇ ਪ੍ਰੀਛਤਰਾਜਾ ਸੀ (ਜਿਸ ਦੀ ਮੌਤ ਮਸੰਦਾਂ 
ਰੂਪ ਸੱਪਾਂ ਹੱਥੋਂ ਹੋਈ)। 

ਗੁਰੁ ਜਨਮੇਜਾ ਭੁਪ ਸੁ ਈਛਤ' ॥ ੧੦੯॥ 'ਕਲਗੀਧਰ ਸਤਿਗੁਰੂ ਜਨਮੇਜਾਰਾਜੇ ਵਾਂਗ ਹੋਏ (ਸੁ ਈਛਤ) 

ਰਹ ਭਲੀ ਪ੍ਰਕਾਰ ਦਿੱਸਦੇ ਹਨ। 

ਮੇਧ ਮਸੰਦਨ' ਸਰਪਨ ਕੀਓ। 'ਿਨ੍ਹਾਂ ਨੇ ਮਸੰਦਾਂ ਰੂਪ (ਸੱਪਾਂ ਨੂੰ ਸਾੜਨ ਰੂਪ) ਸਰਪ ਮੇਧ 
ਜੱਗ ਕੀਤਾ। 

ਪੁਨਾ ਭਾਵ ਇਕ ਔਰੈਂ ਲਈਓ' ॥੧੧੦॥ 'ਇਕ ਹੋਰ ਖ਼ਿਆਲ ਲਵੋ। 


<< 


ਦਹਰਾ . 





1452 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੌਰ ਪੰਜਾਬ ਪੁਹਿਲਾਦ। 

ਗੁਰੁ ਬਪੁ' ਨਰ ਸਿੰਘ ਧਾਰ ਪ੍ਰਭੁ, 
ਪਾਲੀ ਆਦਿ ਮੁਯਾਦ ॥ ੧੧੧॥ 
ਚੌਪਈ: 


ਕਈ ਦਿਵਸ ਗੁਰੁ ਰਖੇ ਉਤਾਰੀ। 

ਸੇਵਾ ਕਰੈ ਸਰਬ ਬਿਧਿ ਭਾਰੀ ॥ ੧੧੨॥ 
ਗੁਰੁ ਕਾਰਜ ਤਿਹ ਸੁਬ ਸੁਧਾਰਾ। 

ਦੁਸ਼ਟ ਮਸੰਦਨ ਕੋ ਹਨ ਡਾਰਾ। 

ਜੇ' ਗੁਰ ਪੂਜਾ ਲੇ ਧਨ ਪਾਪੀ। 

ਗਨਕਾ ਗਾਮੀ ਹੁਤੇ ਸੁਰਾਪੀ' ॥ ੧੧੨॥ 
ਦੈ ਦੁਖ ਸਿੱਖਨ ਤੈ ਧਨ ਲੇਹੀਂ। 


ਸਿਰੇਪਾਉ ਔਰਨ ਕੋ ਦੀਨੇ ॥ ੧੧੪॥ 

ਨਾਮ ਮਾਤ੍ਰ ਜੇ ਹੁਤੇ ਮਸੰਦੂ। 

ਪ੍ਰੇਮੀ ਸਿਦਕੀ ਸਿੱਖ ਬੁਲਿੰਦੂ। 

ਤਿਨ ਕੋ ਗੁਰੁ ਸਬਿ ਕਾਰ ਸੰਭਾਰੀ। 

ਆਪ ਕਰੀ ਆਵਨ ਹਿਤ ਤਯਾਰੀ ॥੧੧੫॥ 
ਕੌਰ ਪੰਜਾਬ ਚਰਨ ਗਹਿ ਕਹਾ। 

ਇਹੁ ਘਰ ਸਹੀ ਰਾਵਰੋ ਅਹਾ। 

ਬਡੇ ਆਪ ਹਮਰੇ ਸੁਖਦਾਈ। 

ਸਬ ਬਿਧਿ ਸਦ ਹੀ ਰਹਯੋ ਸਹਾਈ ॥ ੧੧੬॥ 
ਦੈ ਧੀਰਜ ਗੁਰੁ ਚਢੇ ਤੁਰੰਗੈਂ। 

ਚਢੀ ਬਾਹਨੀ' ਸਗਰੀ ਸੰਗੈਂ। 

ਬਜਤ ਅੱਗੂ ਰਣਜੀਤ ਨਗਾਰਾ। 

ਜੋ ਸੁਨਿ ਅਰਿ ਉਰ ਜਾਤ ਦਰਾਰਾ' ॥੧੧੭॥ 
ਮਗ ਮੈਂ ਚਲੇ ਅਖੇਰ' ਕਰੰਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1453 


ਸੈਲ ਪਾਂਤਿ ਕੀ ਸੈਲ ਲਹੰਤੇ'। ਪਹਾੜਾਂ ਦੀਆਂ ਕਤਾਰਾਂ ਦੀ ਸੈਰ ਦੇਖਦੇ ਭਾਵ ਕਰਦੇ। 

ਜਮਨਾ ਤੀਰ ਨੀਰ ਤਰੁ ਹੇਰੈਂ”। 'ਜਮਨਾ ਦੇ ਕੰਢੇ ਪਾਣੀ ਤੇ ਦਰੱਖ਼ਤ ਦੇਖਦੇ ਹਨ। 

ਯੁਕਤਿ ਉਕਤਿ ਯੁਤ ਸਿਖਹਿੰ ਟੇਰੈਂ ॥੧੧੮॥ 

ਮੁਕਤਿ ਭੁਕਤਿ ਦਾ ਗਯਾਨ ਦਿਢਾਤੇ। 

ਮੁਕਤਿ ਰਜਤ ਜਿਮ ਜਗਤ ਦਿਖਾਤੇ'। 'ਸਿੱਪੀ ਵਿੱਚ ਚਾਂਦੀ ਵਾਂਗ ਜਗਤ (ਨੂੰ ਝੂਠਾ) ਦਿਖਾਉਂਦੇ ਹਨ। 

ਪਾਵਨ ਪਗ ਪਾਵਨ ਕਿਯ ਪਾਵਨ'। 'ਪਵਿਤ੍ਰ ਚਰਨ ਪਾ ਕੇ ਪਵਿੱਤਰ ਕੀਤਾ। 

ਦੁਰਗ ਪਾਂਵਟਾ ਸੁਰਗ ਸੁਹਾਵਨ' ॥ ੧੧੯॥ 'ਸੁਰਗ ਰੂਪ ਪਾਉਂਟੇ ਸਾਹਿਬ ਦਾ ਸੋਹਣਾ ਕਿਲ੍ਹਾ। 

ਨਿਕਟਿ ਅਏ ਸੁਨਿ ਬਾਕੀ ਸੈਨਾ। 

ਮਿਲੀ ਅੱਗੂ ਜਾ ਕਰੁਨਾ ਐਨਾ। 

ਸਹਿਤ ਸੈਨ ਨਿਜ ਐਨ' ਪਧਾਰੇ। 

ਨਿਜ ਨਿਜ ਨੌਰਹਿੰ ਸੁਭਟ ਉਤਾਰੇ ॥ ੧੨੦॥ 

ਪੂਰਣ ਕਾਮ, ਧਾਮ ਨਿਜ ਗਏ। 

ਮੋਦ ਬਿਨੋਦ ਪ੍ਰਮੋਦ ਬਢਏ'। 11114 

| 

ਸੀ ਗੁਰੁ ਪਗ ਮਾਤਾ ਕੇ ਪਰਸੇ। 

ਮੁਯਾਦਾ ਪਾਲਕ ਰਘੁਬਰ ਸੇ' ॥ ੧੨੧॥ 'ਰਾਮ ਚੰਦ੍ਰ ਵਰਗੇ। 

ਭੁਜ ਭਰਿ ਮਾਤ ਸੁੰਘ ਮੁਖ ਮਾਥਾ। 

ਦਈ ਅਸੀਸ ਅਧਿਕ ਹਿਤ ਸਾਥਾ। 

ਭੂਖਨ ਬਸਨ ਨਿਛਾਵਰ' ਕੀਨੇ। 

ਦਾਸੀ ਦਾਸ ਜਾਚਕਨਿ ਦੀਨੇ ॥ ੧੨੨॥ 

ਸ੍ਰੀ ਜੀਤੋ ਜੀ ਸੁੰਦੀ ਤਹੇਂ। 

ਜੁਗ ਪਤਨੀ ਪਗ ਪੰਕਜ ਗਹੇ। 

ਨੀਤਿ ਸਪ੍ੀਤਿ ਸੁਰੀਤਿ ਜਨਾਈ'। 'ਪ੍ਰੀਤ ਨਾਲ ਨੀਤੀ ਦੀ ਚੰਗੀਰੀਤ ਦੱਸੀ। 

ਮੁਦਤ ਭਈ ਨਿਧ ਰੰਕਹਿ ਪਾਈ' ॥੧੨੩॥ 'ਕੰਗਾਲ ਦੇ ਖ਼ਜ਼ਾਨਾ ਪਾ ਲੈਣ ਵਾਂਗ ਪ੍ਰਸੰਨ ਹੋਈਆਂ। 

ਪਿਯ ਮੁਖ ਸਸਿ ਦਿਸ ਚਿਤੈਂ ਚਕੋਰੀ'। 'ਪਤੀ ਸਤਿਗੁਰਾਂ ਦੇ ਮੁੱਖ ਚੰਦ੍ਰਮਾ ਵੱਲ ਚਕੋਰਾਂ ਵਾਂਗ 
ਦੇਖਦੀਆਂ ਹਨ। 

ਪੀਐਂ ਪ੍ਰੇਮ ਰਸ ਨੈਨ ਕਟੋਰੀ। 

ਰਾਮਰਾਇ ਕੀ ਸਭ ਹੀ ਕਥਾ। 


ਭਈ ਜਥਾ ਬਰਨੀ ਗੁਰੁ ਤਥਾ ॥ ੧੨੪ ॥ 
ਪੁਥਮ' ਮਾਤ ਯੂਤ ਸਬਿ ਬਿਸਮਾਈ। 





1454 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਥਾ ਮਸੰਦਨ ਸੁਨਿ ਹਰਖਾਈ। 

ਪੁਨ ਗੁਰੁ ਨਿਜ ਅੰਤਹਿ-ਪੁਰ' ਗਏ। 
ਚਾਪੈ ਪਗ ਇਕ' ਪੰਥਾ ਕਏ ॥ ੧੨੫ ॥ 
ਪੁਨ ਪੁਨ ਪਿਯ ਮੁਖ ਪ੍ਰਿਯਾ ਨਿਹਰ ਹੈਂ। 
ਬਾਤ ਅਨਿਕ ਮੁਸਕਾਤ ਉਚਰ ਹੈਂ। 
ਰਿਤੂ ਗ੍ਰੀਖਮ ਲਖਿ', 'ਸਰਦਾਈ। 

ਸ੍ਰੀ ਜੀਤੋ ਜੀ ਸ਼ੀਘੁ ਲਜਾਈ' ॥ ੧੨੬॥ 
ਸੀਰੋ' ਜਲ ਪੈ ਸਿਤਾ? ਕੇਵਰਾ”। 

ਬੇਦ ਮੁਸ਼ਕ' ਲੌ ਵਸਤੁ ਜੇ ਵਰਾ?। 


ਪੀਐ! ਪਿਆਇ ਆਪ ਪੁਨ ਪੀਓ। 

ਹਾਸ ਬਿਲਾਸ ਭਾਵਤੋ ਕੀਓ ॥੧੨੭॥ 
ਛਕਿ ਪ੍ਰਸ਼ਾਦ ਪੁਯੰਕ ਥਿਰਾਏ। 

ਸੁਪਤੇ ਪਤਨੀ ਸੇਵ ਕਮਾਏਂ। 

ਜਾਮ ਤੀਸਰੇ ਉਠੇ ਗੁਸਾਈਂ। 

ਛਕਿ ਅਫੀਮ ਸੁੱਖਾ" ਸਰਦਾਈ ॥ ੧੨੮॥ 


ਚਢਿ ਤੁਰੰਗ ਉਪਬਨ ਮੈਂ! ਗਏ। 

ਸੁਭਟ ਸੈਂਕਰੇ ਸੰਗ ਸਿਧਏ। 

ਸੌਚ ਇਸ਼ਨਾਨ ਠਾਂਨ ਬਰ ਬਾਗਾ'। 

ਥਿਰੇ ਦੀਵਾਨ ਆਨ ਜਹਿਂ ਲਾਗਾ ॥ ੧੨੯॥ 
ਸਿੱਖ ਪ੍ਰੇਮੀ ਭਟ ਸਰਦਾਰੂ। 

ਦਰਸ ਗੁਰੈਂ ਲਹਿਂ ਹਰਸ ਉਦਾਰੂ'। 
ਅਨਿਕ ਵਕੀਲ ਗਿਰੇਸਨ ਕੇਰੈਂ। 

ਤੱਜਬ ਰਹਿੰ ਗੁਰੁ ਬੈਭਵ' ਹੇਰੈਂ ॥੧੨੦॥ 
ਸੁਭਟਨ ਤੈ ਗੁਰੁ ਲੱਛ ਤੁਰਾਵੈਂ'। 

ਅਧਿਕ ਤੁਰੰਗ ਉਮੰਗ ਫਿਰਾਵੈਂ। 

ਕਰੈਂ ਬਿਲਾਸ ਅਨਿਕਧਾ' ਜੰਗੀ। 

ਰਖੀ ਤਯਾਰੀ ਕਰਿ ਸਬਿ ਜੰਗੀ ॥ ੧੩੧॥ 
ਹਤੇ ਮਸੰਦ ਜੁ ਰਾਮਰਾਇ ਕੇ। 


ਮਹਿਲਾਂ ਵਿੱਚ। 

'ਇਕ (ਮਾਤਾ) ਚਰਨ ਘੁਟਦੀ ਹੈ। 

'ਗਰਮੀ ਦੀਰੁੱਤ ਜਾਣ ਕੇ। 

'ਠੰਡਾ। “ਖੰਡ। “ਕਿਉੜਾ। 

ਸੁਗੰਧੀ ਵਾਲੇ ਫੁੱਲਾਂ ਦਾ ਇਕ ਪੌਦਾ ਜਿਸ ਦੇ ਫੁੱਲਾਂ ਦਾ ਅਰਕ 
ਠੰਡਾ ਤੇ ਦਿਲ ਦਿਮਾਗ਼ ਨੂੰ ਤਾਜ਼ਾ ਕਰਨ ਵਾਲਾ ਹੁੰਦਾ ਹੈ। 


“ਜਿਹੜੀਆਂ ਚੰਗੀਆਂ। 
ਪਤੀ ਨੂੰ। 


“ਦੇਖੋ ਬਿਸ੍ਰਾਮ ੧੨ ਦੇ ਅੰਕ ੧੨੫ ਦੀ " ਨਿਸ਼ਾਨ ਦੀ 
ਟਿੱਪਣੀ। 
'ਬਾਗ਼ 'ਚ। 


'ਚੰਗਾ ਪੁਸ਼ਾਕਾ (ਪਹਿਨ ਕੇ)। 


'ਸ੍ਰੇਸ਼ਟ ਅਨੰਦ ਲੈਂਦੇ ਹਨ। 


'ਬਿਭੂਤੀ, ਸਮੱਗ੍ੀ। 
ਨਿਸ਼ਾਨੇ ਫੁੰਡਦੇ ਹਨ। 


'ਅਨੇਕ ਤਰ੍ਹਾਂ ਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੰਦੋਂ ਬਸਤ ਕਿਯ ਤਹਾਂ ਜਾਇ ਕੇ। 

ਸਿੱਖਨ ਮੈਂ ਸਬਿ ਦੇਸ ਬਿਦੇਸੈਂ। 

ਫੈਲਯੋ ਗੁਰੁ ਕਾ ਸੁਜਸ ਬਿਸੇਸੈਂ ॥੧੨੨॥ 

ਲੈ ਲੈ ਆਇ ਅਕੋਰ' ਅਪਾਰੈਂ। 'ਭੇਟਾ। 

ਭਰੇ ਕੋਸ਼' ਕੁਛ ਵਾਰ ਨ ਪਾਰੈਂ। '਼ਜ਼ਾਨੇ। 

ਗੁਰੁ ਦੋ ਵਕਤ ਦਿਵਾਨ ਲਗਾਵੈਂ। 

ਸੁਰਪਤਿ ਸਮ ਅਤਿਸੈ ਛਬਿ ਛਾਵੈਂ! ॥ ੧੩੩॥ __'ਇੰਦੁ ਵਾਂਗ ਬਹੁਤੀ ਸ਼ੋਭਾ ਪਾਉਂਦੇ ਹਨ। 
ਕੀਰਤਨ ਕਥਾ ਹੋਇ ਉਪਦੇਸ਼ੂ। 

ਜੋ ਸੁਨਿ ਜਨ ਗਨ ਕਟੈਂ ਕਲੇਸ਼ੂ। 

ਪਾਇ ਸਿੱਖ ਫਲ ਚਾਰ ਉਦਾਰੈਂ। 

ਮੋਦ ਮਾਨ ਨਿਜ ਧਾਮ ਸਿਧਾਰੈਂ ॥੧੨੪॥ 

ਰਹੈ ਭੀਰ ਗੁਰੁ ਦਰ ਪਰ ਭਾਰੀ। 

ਲੈਗਰ ਚਲੈ ਅਟੋਟ ਅਪਾਰੀ। 

ਅਵਸਰ' ਪਾਇ ਧਯਾਇ ਥਿਰ ਥੀਆ?। ਚੰਗਾ ਸਮਾਂ। “ਟਿਕ ਗਿਆ। 
ਗੁਰੁ ਉਰਿ ਧਯਾਨ _ਗਯਾਨ ਹਰਿ ਕੀਆ 

॥੧੩੫॥ 


1455 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਰਾਮਰਾਇ ਕੇ ਮਸੰਦਨ ਸਾੜਨ' 


ਪੁਸੰਗ ਬਰਨਨੈ ਨਾਮ ਤ੍ਰਿਵੰਜਵੋਂ ਬਿਸਹਾਮ ॥੫੩॥ 





1456 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫੪. (ਰਾਜੇ ਫ਼ਤੇ ਸ਼ਾਹ ਦੀ ਲੜਕੀ ਦੇ ਵਿਆਹ ਸਮੇਂ ਤੰਬੋਲ ਤੇ ਭੀਮ ਚੰਦ ਨਾਲ ਝਗੜਾ, 
ਪਠਾਣਾਂ ਦੀ ਨਿਮਕ ਹਰਾਮੀ, ਗੁਰੂ ਜੀ ਵੱਲੋਂ ਜੰਗ ਦੀ ਤਿਆਰੀ) 


ਕਬਿੱਤ: 
ਅਮਲ ਨਵਲ ਕਲ ਕੋਮਲ ਸੁ ਕੰਜਨ ਤੈ, 
ਮੰਜਨ ਭੰਜਨ ਭੀਰ ਰੰਜਨ ਕਰਨ ਹੈ”। 


ਧਯਾਵਤ ਸੁਰੇਸ਼ ਸ਼ੇਸ਼ ਗਾਵਤ ਹਮੇਸ਼ ਜਸ, 
ਪਾਵਤ ਅਸ਼ੇਸ਼ ਸੁਖ ਆਵਤ ਸਰਨ ਹੈੱ”। 


ਚਾਲਕ ਤਿਲੋਕ ਸੋਕ ਟਾਲਕ ਖਾਲਕ ਖੁਦ, 
ਪਾਲਕ ਪੁਲੋਕ ਲੋਕ ਦਾਸਨ ਵਰਨ ਹੈਂ”। 


ਅਸਰਨ ਸਰਨ ਅਕਰਨ ਕਰਨ ਸਦ, 
ਤਾਰਨ ਤਰਨ ਗੁਰੁ ਅਮਰ ਚਰਨ ਹੈਂ! ॥੧॥ 


ਨਿਮਕ ਹਰਾਮ ਪਠਾਨ ਹੋਹਿੰ, ਭਗ ਹੈਂ ਓਦਾਸੀ। 
ਜੰਗ ਤਯਾਰੀ ਭਵੈ', ਥਵੈ ਇਹੁ ਗਾਥ ਇਹਾਂ ਸੀ? 
॥੨॥ 

ਫਤੇ ਸ਼ਾਹਿ ਨਿਜ ਸੁਤਾ! ਬਯਾਹਿ ਮੈਂ, ਗੁਰੈਂ 
ਬੁਲਾਯੋ। 

ਭਾਜੀ ਭੇਜੀ ਅਧਿਕ, ਗੁਰੂ ਪੈ ਸਚਵ' ਪਠਾਯੋ। 
ਆਇ ਵਸਤੁ ਦੈ ਪੱਤ, ਤਾਂਹਿ ਕਰਿ ਨਮੋਂ ਉਚਾਰੋ। 
ਆਪ ਜਗਤ ਗੁਰੁ ਚਲੋਂ, ਨ੍ਰਿਪ ਪੁਰੰ' ਭਲੇ ਨਿਹਾਰੋ 


'ਕੰਵਲਾਂ ਨਾਲੋਂ ਉੱਜਲ, ਨਵੇਂ, ਸੁੰਦਰ ਤੇ ਕੋਮਲ ਹਨ (ਉਨਹਾਂ 
ਚਰਨਾਂ ਦਾ) (ਮੰਜਨ] ਮਲਨ ਦੁਖਾਂ ਨੂੰ ਭੰਨਣ ਵਾਲਾ ਤੇ ਮਨ ਨੂੰ 
ਪ੍ਰਸੰਨ ਕਰਨ ਵਾਲਾ ਹੈ। 


'ਇੰਦੂ ਧਿਆਉਂਦਾ ਹੈ, ਸ਼ੇਸ਼ ਨਾਗ ਹਮੇਸ਼ਾਂ ਜਸ ਗਾਉਂਦਾ ਹੈ, 
ਜੋ ਸ਼ਰਨ ਆਉਂਦੇ ਹਨ ਉਹ ਸਾਰੇ ਸੁਖ ਪਾ ਲੈਂਦੇ ਹਨ। 

ਆਪ ਸ੍ਰਿਸ਼ਟੀ ਦੇ ਮਾਲਕ ਹਨ, ਲੋਕ-ਪੁਲੋਕ ਵਿੱਚ ਦਾਸਾਂ ਦੀ 
ਪਾਲਨਾ ਕਰਨ ਵਾਲੇ ਕਹੀਦੇ ਹਨ। 

'ਨਿਆਸਰਿਆਂ ਨੂੰ ਆਸਰਾ ਦੇਣ ਵਾਲੇ, ਨਾ ਕਰਨ ਯੋਗ 


(ਸੇਵਾ) ਨੂੰ ਵੀ ਹਮੇਸ਼ਾ ਕਰਨ ਵਾਲੇ, ਤਾਰਨ ਨੂੰ ਜਹਾਜ਼ ਰੂਪ 
ਸੀ ਗੁਰੂ ਅਮਰਦਾਸ ਜੀ ਦੇ (ਪਵਿੱਤਰ) ਚਰਨ ਹਨ। 


(ਸੀ ਨਗਰ ਦੇ ਮਾਲਕਰਾਜੇ ਫਤੇ ਸ਼ਾਹ (ਦੀ ਲੜਕੀ) ਦੇ 
ਵਿਆਹ ਵਿੱਚ। 


ਜਿਵੇਂ ਤੰਬੋਲ ਤੇ (ਕੁਚੋਲ) ਖੋਟੀ ਬੋਲ ਚਾਲ ਹੋਵੇਗੀ ਤੇ ਭੀਮ 
ਚੰਦ ਕ੍ਰੋਧ ਦੀ (ਭਾਹਿ) ਅੱਗ ਵਿੱਚ (ਗਰਮ ਹੋਵੇਗਾ)। 


'ਹੋਵੇਗੀ। ਇਥੋਂ ਤੱਕ ਕਥਾ ਹੋਵੇਗੀ। 
!'ਅਪਣੀ ਲੜਕੀ ਦੇ। 
'ਵਜ਼ੀਰ। 


ਰਾਜੇ ਦੇ ਸ਼ਹਿਰ ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੩॥ 

ਪਾਵਨ ਹੂੰ ਹੈ ਦੇਸ, ਨ੍ਰਿਪ ਸਬਿ ਐਹੈਂ ਦਰਸੈਂ। 
ਪਿਖਿ ਸਮਾਜ ਗਜਰਾਜ', ਆਪ ਕੋ ਮਿਲਿ ਨ੍ਰਿਪ 
ਹਰਸੈਂ”। 

ਰੌਣਕ ਇੱਜ਼ਤ ਨ੍ਰਿਪ ਕੇਰ, ਹੈ ਸੁਜਸ ਤੁਮਾਰਾ। 
ਸੁਨਿ ਸਤਿਗੁਰੁ ਪੁਨ ਕਹਯੋ, ਬਨੈ ਨਹਿ ਜਾਨ 
ਹਮਾਰਾ ॥੪॥ 

ਇਕ ਤੋਂ ਸਿੱਖ ਹਜ਼ਾਰੈਂ, ਹਮਰੇ ਸੰਗ ਪਧਾਰੈ'। 
ਦੁਤੀ ਭੀਮ ਸਸਿ ਬਯਾਹਿਨ ਆਵੈ, ਮਤ ਹੈ 
ਰਾਰੈਂ”। 

ਲੈ ਤੰਬੋਲ' ਦੀਵਾਨ, ਨੰਦ ਚੰਦ ਹਮਰੋ ਐਹੈ। 


੨੩੩ 


ਫਤੇ ਸ਼ਾਹਿ ਕੋ ਖ਼ੁਸ਼ੀ ਕਹਯੋ, ਜਸ ਰਖੈ ਰਖੈ ਹੈ 


॥੫॥ 
ਪੈ ਨ੍ਰਿਪ ਕਾਚੇ ਕੋਹੀ', ਕਰੈਂ ਬਿਗਾਰ ਜਦ ਕਦੈ। 


ਇਮ ਕਹਿ ਲਾਗੀ ਬਿਦਾ ਕਰੇ, ਗੁਰੁ ਨੇਗ' 
ਅਧਿਕ ਦੈ। 

ਸਵਾ ਲਾਖ ਕੋ ਤਯਾਰ, ਤੰਬੋਲ ਕਰਾਯੋ ਫਿਰ ਗੁਰੁ। 
ਬਾਜ ਪਾਂਚ ਸਹਿ ਸਾਜ, ਅਮੋਲਕ ਬਲੀ ਲੋਲ ਫੁਰ' 
॥੬॥ 

ਜ਼ੇਵਰ ਤੇਵਰ, ਬਰਤਨ ਸੋਨੇ ਚਾਂਦੀ ਕੇ ਵਰ'। 
ਪੇਖਿ ਜਾਂਹਿ ਨ੍ਰਿਪ ਸਭੈ, ਖੁਨਸ ਹੈਂ! ਚਕਤ ਹੋਹਿ 
ਤਰ?। 

ਨੰਦ ਚੰਦ ਕੋ ਪਠਯੋ, ਸੰਗ ਦੈ ਦਯਾਰਾਮ ਕੋ। 
ਕਹਸੋ ਜਾਹੁ ਲੈ, ਦੈਹੁ ਦਿਖਾਇ ਸੁ ਨ੍ਰਿਪੈਂ ਆਮ ਕੋ' 
॥੭॥ 

ਨੰਦ ਚੰਦ ਤਬਿ ਲਰਜ਼', ਅਰਜ਼ ਇਸ ਭਾਂਤਿ 
ਬਖਾਨੀ। 

ਭੀਮ ਸਸੀ ਸੇ ਨ੍ਰਿਪ, ਸੱਤ੍ਹ' ਤਹਿਂ ਹੋਹਿਂ ਮਹਾਂਨੀ। 
ਬਢੈ ਰਾਰਿ ਜੇ ਤਹਿਂ, ਹਮਾਰ ਹੂ ਕੋਨ ਸਹਾਈ। 


1457 


'ਪ੍ਰਸਾਦੀ ਹਾਥੀ। 'ਖ਼ੁਸ਼ ਹੋਣਗੇ। 


'ਲੜਾਈ। 
'ਵਿਆਹ ਸਮੇਂ ਦਿੱਤਾ ਜਾਣ ਵਾਲਾ ਸਿਰੋਪਾਉ ਤੇ ਨਕਦੀ ਭਾਵ 
ਨਿਉਂਦਰਾ। 


'ਪਹਾੜੀ ਰਾਜੇ। 

'ਲਾਗ। 

'ਸਣੇ ਸਾਜ, ਪੰਜ ਘੋੜੇ ਬਲੀ, ਕੀਮਤੀ, ਚੰਚਲ ਤੇ ਫੁਰਤੀਲੇ। 
'ਸ੍ਰੇਸ਼ਟ। 

'ਖਿਝਣਗੇ। “ਬਹੁਤੇ ਹੈਰਾਨ ਹੋਣਗੇ। 

'ਸਾਰਿਆਂਰਾਜਿਆਂ ਨੂੰ। 

'ਕੰਬ ਕੇ। 


'ਵੈਰੀ। 





1458 


ਮਗ ਸੈਲਨ ਕੋ ਕਠਿਨ, ਸਹਿਲ ਨਹਿੰ ਆਵਨ 
ਪਾਈ' ॥੮॥ 

ਕਹਯੋ ਸੱਚੀ ਸਰਕਾਰ, ਸਿਦਕ ਅਬਿ ਲੌ ਤੁਹਿ 
ਨਾਹੀਂ। 

ਜੋ ਸਤਿਗੁਰੁ ਤੁਹਿ ਪਨੈਂ, ਠਨੈਂ ਨ ਸਹਾਇਕ 
ਕਾਂਹੀ”। 

ਸਿਦਕ ਭਰੋਸ ਅਲੌਬ' ਗੁਰੂ ਕਾ, ਸਿੱਖ ਜੁ ਰਖ 
ਹੈ। 

ਬਿਘਨ ਅਘਨ ਮਹਿਂ', ਲਗਨ ਦੇਤ ਨਹਿ ਸੇਕ 
ਤਨਕ£ ਹੈਂ ॥੯॥ 

ਜੇ ਨਹਿਂ ਸਿਦਕ ਭਰੋਸ ਰਖਤ, ਰੱਖਕ ਨਹਿ ਪ੍ਰਭੂ 


ਜਿਮ ਜਵਾਨ ਕੇ ਪਾਲਕ ਰੱਖਕ, ਹੋਹਿ ਨ ਮਾਪੇ। 
ਬਾਲਕ ਕੀ ਪੁਤਿਪਾਲ ਸੰਭਾਲ, ਸੁ ਕਰ ਹੈਂ ਆਪੇ 
॥੧੦॥ 

ਨੰਦ ਚੰਦ ਸੁਨਿ ਹੋ ਅਨੰਦ, ਬੰਦਨ ਕਰਿ ਚਾਲਾ। 
ਸੰਗ ਪਾਂਚ ਸੌ ਲਿਯ ਸਵਾਰ, ਤੰਬੋਲ ਬਿਸਾਲਾ। 
ਗਿਰ ਬਨ ਹੇਰਤ ਕਰਿ ਅਖੇਰ', ਪਹੁੰਚੇ ਤਹਿ 
ਜਾਈ। 

ਫਤੇ ਸ਼ਾਹਿ ਉਮਗਾਇ', ਮਿਲਯੋ ਪੁਰਿ ਬਾਹਰ 
ਆਈ ॥੧੧॥ 

ਸਵਾ ਲਾਖ ਕਾ ਸੁਨਿ ਤੰਬੋਲ, ਅਤਿਸੈਂ ਮੁਦ ਥੀਓ। 
ਸੇਵਾ ਕੀਨੀ ਅਧਿਕ, ਭਾਵਤੋ' ਡੇਰਾ ਦੀਓ। 

ਇਤ ਬਰਾਤ ਬਡ ਜੋੜਿ, ਭੀਮ ਸਸਿ ਚਾਲਯੋ ਜਬਿ 
ਹੀ। 

ਮਗ ਮੈਂ ਉਤਰੇ ਗੁਰੈਂ ਪੇਖਿ, ਘਬਰਾਯੋ ਤਬ ਹੀ 
॥੧੨॥ 

ਸੂਧਾ ਸੌਖਾ ਹੁਤੋ ਇਹੀ ਮਗ, ਪਾਂਵਟ ਕੇਰੋ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਪਹਾੜਾਂ ਦਾ ਰਸਤਾ ਔਖਾ ਹੈ, ਸੌਖਿਆਂ ਨਹੀਂ ਆਇਆ 
ਜਾਣਾ। 

'(ਕਾਂਹੀ) ਕਿਸੇ ਤਰ੍ਹਾਂ ਸਹਾਇਕ ਨਹੀਂ (ਠਠੈਂ) ਬਣਨਗੇ? 
।ਆਸਰਾ। 


'ਪਾਪਾਂ ਵਿੱਚ। “ਥੋੜ੍ਹਾ ਜਿਹਾ ਭੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1459 


ਸ਼ੰਕ ਪੰਕ ਮੈ ਬੁਡ, ਬੰਕ ਮਨ ਸੋਚ ਘਨੇਰੋ'। 'ਸ਼ੰਕਾ ਰੂਪ ਚਿੱਕੜ 'ਚ ਡੁੱਬਾ ਹੋਇਆ ਟੇਢਾ ਮਨ ਬਹੁਤੀਆਂ 
ਲੁ ਸੋਚਾਂ 'ਚ ਪੈ ਗਿਆ। 

ਸੁਨਾਈ। 

ਹੁਕਮ ਹੋਇ ਤੌ ਨ੍ਰਿਪ ਬਰਾਤ ਲੈ, ਇਸ ਮਗ ਜਾਈ 

॥੧੩॥ 

ਬੋਲੇ ਗੁਰੁ, ਕਰਿ ਬੰਦ ਨਗਾਰਾ ਬੇਸ਼ੱਕ ਜਾਵੈ। 

ਜੇ ਦੁੰਦਭਿ' ਬਜਵਾਇ, ਬੀਰ ਹਮਰੇ ਰਿਸ ਘਾਵੈ?। _'ਧੌਂਸਾ। “ਗੁੱਸੇ ਨਾਲ ਮਾਰ ਦੇਣਗੇ। 

ਸੁਨਿ ਵਜ਼ੀਰ ਤਜਿ ਧੀਰ, ਨ੍ਰਿਪ ਪੈ ਜਾਇ 

ਸੁਨਾਈ। 

ਕਹਸੋ ਨਿਿਪ, ਨਹਿੰ ਰਹੇ ਇਜ਼ਤ, ਇਮ ਹਮਰੀ 

ਕਾਈ ॥੧੪॥ 

ਕਹਿ ਵਜ਼ੀਰ ਤੁਮ ਜਾਹੁ ਅਨਤ ਮਗ', ਹਮ ਇਤ 

ਐਹੈਂ। 

ਮਾਨ ਭੂਪ ਮਗ ਕਠਿਨ ਗਯੋ, ਚਢਿ ਪਰਬਤ 

ਪੈਹੈ। 

ਦੂਲੋ ਯੁਤ ਕਿਛੁ ਲੋਗ ਸੰਗ ਲੈ, ਸਚਵ ਬੁਡੋਂ_'ਵੱਡਾ ਵਜ਼ੀਰ ਛੇਤੀ ਨਾਲ। 

ਬਿਗ'। 

ਪੰਥ ਪਾਂਵਟੇ ਕੇਰ ਅਯੋ, ਲਖਿ ਸੁਧ ਸਫਾ ਢਿਗ' ਸਿੱਧਾ ਸਾਫ਼ ਤੇ ਨੇੜੇ ਦਾ ਰਸਤਾ ਜਾਣ ਕੇ। 

॥੧੫॥ 

ਖਬਰ ਪਾਇ ਗੁਰੁ, ਸੋ _ਤਹਾਇਂ ਪਕਰਾਇ 

ਮੰਗਾਏ। 

ਬੋਲੇ, ਬਧੈਂ ਕਿ ਤਜੈਂ ਅਬੈ, ਸੱਤ ਸੁਤ ਤਾਂਏਂ'। 'ਵੈਰੀ ਦੇ ਪੁੱਤ੍ਰ ਤਾਈਂ ਹੁਣੇ ਮਾਰ ਦੇਈਏ ਕਿ ਛੱਡ ਦੇਈਏ। 

ਦੀਨ ਹੋਇ ਪਰਬੀਨ, ਚੀਨ ਮੰਤ੍ਰੀ ਇਮ ਭਾਖਾ'। _'ਚਤੁਰ ਵਜ਼ੀਰ ਨੇ ਜਾਣ ਕੇ ਨਿੰਮੂਤਾ ਨਾਲ ਇਉਂ ਕਿਹਾ। 

ਦੀਨ ਬੰਧੁ ਬਖਸ਼ੰਦ, ਬ੍ਰਿਜ ਨਿਜ ਚਹੀਏ ਰਾਖਾ 

॥੧੬॥ 

ਆਪ ਤ੍ਰਿਲੋਕੀ ਨਾਥ, ਬੁਧਿ ਜੈਸੀ ਜਿਹ ਦੈਹੋ। 

ਤੈਸੀ ਬਰਤੈ ਜੀਵ, ਸੀਵ ਤੁਮ ਪੀਵ ਲਖੈ ਹੋ'। 'ਬੁੱਧੀ ਦੀ ਅਸਲ (ਸੀਵ) ਹੱਦ ਤੁਸੀਂ (ਪੀਵ) ਹੇ ਮਾਲਕ 

ਆਪ ਜਾਣਦੇ ਹੋ। 
ਸਰਣਾਗਤ ਪ੍ਰਤਿਪਾਲ, ਬਰਨ ਹੈਂ” ਲੋਗ ਤੁਮੈਂ 'ਕਹਿੰਦੇ ਹਨ। 
ਸਬਿ। 





1460 


ਇਹੁ ਬਾਲਕ ਤੁਵ ਸ਼ਰਣ, ਕਰਣ ਚਹਿ ਬਯਾਹਿ 
ਤਰਕਿ' ਅਬਿ ॥੧੭॥ 

ਸੁਣਿ ਕਰੁਣਾ ਕੇ ਬੈਨ' ਨੈਨ ਗੁਰੁ ਕਰੁਣਾ ਛਾਈ”। 
ਸਿਰੇਪਾਉ ਦੈ ਭਾਉ ਸਾਥ, ਧੁਰ ਦਏ ਪੁਚਾਈ। 
ਬੈਠਿ ਬਿਦੂਖਨ ਬਦਸੋ ਬੇਦ', ਬਿਧਿ ਬਯਾਹਿ ਭਯੋ 
ਸਬਿ। 

ਭੂਪ ਖਾਟ ਪੈ ਜੁਰੇ', ਲਗਜੋ ਤੰਬੋਲ ਪੈਨ ਜਬਿ 
॥੧੮॥ 

ਸਰੀ ਗੁਰੁ ਕੋ ਤੰਬੋਲ, ਪਰੋਹਤ ਦਯਾਰਾਮ ਜੋ। 

ਦੈਨ ਲਗਯੋ ਦਿਖਰਾਇ, ਪੇਖਿ ਚਿਤ ਚਕੇ ਆਮ 
ਤਾ। 

ਧੰਨ ਧੰਨ ਗੁਰੁ ਵਾਹ ਵਾਹ, ਧੁਨਿ ਭਈ ਦਸੋ ਦਿਸ। 
ਜਬਰ ਜਵਾਹਰ, ਜੋਤਿ, ਜਗਮਗੈ ਜੇਵਰਾਂਨ ਤਿਸ' 
॥੧੯॥ 

ਭੂਪ ਪੇਖਿ ਸਭਿ ਚਕਿਤ ਖੂਪ ਚਿਤ, ਥਕਤ ਖੁਨਸ 
ਮਨ'। 

ਆਪਸ ਮੈਂ ਕਹਿ ਐਸ, ਕਹੋ ਕਿਸ ਤੈ ਆਵੈ ਬਨ। 
ਜਬੈ ਭਾਟ ਨੈ ਖੜੇ ਹੋਇ, ਕਹਿ ਊਚ ਸੁਨਾਯੋ। 
ਮੋਲ ਸਵਾ ਲਖ ਕੋ ਤੰਬੋਲ, ਇਹੁ ਗੁਰੁ ਕੋ ਆਯੋ 
॥੨੦॥ 

ਸੁਨਤ ਭੀਮ ਸਸਿ ਰਿਸਯੋ, ਖਿਸਯੋ ਮਨ ਕਿਸਯੋ 
ਬਕਯੋ ਇਮ'। 

ਮਮ ਸੱਤ੍ਹ ਗੁਰੁ ਸੰਗ, ਫਤੇ ਸ਼ਾਹ ਮੇਲ ਰਖਯੋ ਕਿਮ। 
ਮੰਡੀ ਪਤਿ ਜਸੁਵਾਲ, ਕਟੋਚੀ ਨ੍ਰਿਪ ਹੰਡੂਰੀ। 
ਢਿਗ ਤੈ ਲੂਤੀ' ਲਾਇ, ਚਢਾਈ ਰਿਸ ਤਿਹ 
ਭੂਰੀ? ॥੨੧॥ 

ਤੁਵ ਸੱਤ ਕੋ ਮਿੱਤਰ, ਸੱਤ੍ਹ ਅਲਵੱਤ੍ਰ ਹੋਈ'। 


ਜੋ ਸੱਤੂ ਕਾ ਸੱਤੂ, ਮਿੱਤਰ ਹਮਰਾ ਹੂ ਸੋਈ। 
ਸਮਧੀ' ਤੁਮਰੋ ਰਖੈ ਮੇਲ, ਜੋ ਗੁਰੁ ਸੋਂ ਬਨਤੈ”। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਵਾਨ। 
'[ਕਰੁਣਾ) ਦੁੱਖ ਦੇ ਬਚਨ। “ਕਿਰਪਾ ਭਰ ਗਈ। 
ਪੰਡਤਾਂ ਨੇ ਬੈਠ ਕੇ ਵੇਦ (ਬਦਯੋ) ਉਚਾਰਨ ਕੀਤਾ। 


ਖੱਟ ਤੇ ਜੁੜੇ। 


'(ਆਮ ਤੋ) ਤਾਂ ਸਾਰੇ ਹੈਰਾਨ ਰਹਿ ਗਏ। 


'ਤਿਨਾਂ ਗਹਿਕਿਆਂ ਤੇ ਜਵਾਹਰਾਤਾਂ ਦੀ ਚਮਕ ਜ਼ਬਰਦਸਤ 
ਜਗਮਗ ਜਗਮਗ ਕਰ ਰਹੀ ਹੈ। 
'ਮਨ 'ਚ ਖਿਝਦੇ ਥੱਕ ਗਏ। 


'ਭੀਮ ਚੰਦ ਨੇ ਕ੍ਰੋਧ ਨਾਲ ਮਨ 'ਚ ਖਿਝ ਕੇ ਕਿਹਾ ਕਿ ਇਉਂ 
ਕਿਸ ਨੇ ਬਕਿਆ ਹੈ। 
'ਚੁਆਤੀ। “ਬਹੁਤਾ ਗੁੱਸਾ। 


ਤੇਰੇ ਵੈਰੀ ਦਾ ਮਿੱਤਰ (ਅਲਵੱਤੂ) ਬਿਨਾ ਸੰਸੇ ਤੋਂ ਤੇਰਾ ਵੀ 
ਵੈਰੀ ਹੋਵੇਗਾ। 


'ਕੁੜਮ। “ਬਣਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1461 


ਡੋਰਾ ਤਜਿ ਇਸ ਸੁਤਾ ਕੇਰ, ਸੁਤ ਬਯਾਹੋ ਅਨਤੈ' 

॥੨੨॥ 

ਫਤੇ ਸ਼ਾਹਿ ਸੋਂ ਬੋਲਿ, ਕਹਸੋ ਸੱਤੂ ਗੁਰੁ ਬਨ ਜਾ। 

ਕੈ ਹਮ ਹੂੰ ਹੈਂ ਬਿਦਾ, ਇਦਾ ਤਜਿ ਤੁਮਰੀ 

ਤਨਜਾ'। 

ਫਤੇ ਸ਼ਾਹਿ ਸੁਨਿ ਕਹਜੋ, ਗੁਰੂ ਸੱਮੂਥ ਕਰਮਾਤੀ। 

ਮਾਲਕ ਉਭੈ ਜਹਾਨ', ਰੁਪ ਖਾਲਕ” ਬਖਯਾਤੀ 'ਦੋਹਾਂ ਲੋਕਾਂ ਦੇ। “ਪ੍ਰਮੇਸ਼ਰ ਦਾ ਰੂਪ ਹਨ। 
॥੨੩॥ 

ਤਿਨ ਸੋਂ ਬੈਰ ਨ ਗਹੀਏ, ਰਹੀਏ ਪਰ ਸ਼ਰਨਾਈ। 

ਦੀਨ ਬੰਧੁ ਬਖਸ਼ਿੰਦ, ਸਿੰਧੁ ਕਰੁਣਾ' ਸੁਖਦਾਈ। _'ਕਿਰਪਾ ਦੇ ਸਮੁੰਦਰ। 

ਸਥਿ। 

ਤਜੋ ਬੈਰ ਤੁਮ ਭਜੋ ਮੇਲ', ਸੁਖ ਝੇਲ ਲੇਹੁ” ਅਬਿ 'ਮੇਲ ਕਰ ਲਵੋ। “ਸੁਖ ਪ੍ਰਾਪਤ ਕਰ ਲਵੋ। 


॥੨੪॥ 
ਮੋਹਿ ਭਰੋਸ ਬਡ ਅਹੋ, ਗਹੋਂ ਮੈਂ ਜਾਇ ਚਰਨ 


ਜਬਿ। 

ਦੋਸ਼ ਤੁਮਾਰੇ ਬਖਸ਼ ਦੈਂਹ, ਗੁਰੁ ਰੋਸ ਛੋਰਿ ਤਬਿ। 

ਸੋ ਦਯਾਲੁ ਨਿਰਵੈਰੁ ਕ੍ਰਿਪਾਲ, ਨ ਬੈਰ ਰਖੇ ਹੈਂ। 

ਗੁਰੁ ਸੰਤ ਆਦਰਸ ਸ਼ੁਧ ਸਮ, ਬੇਦ ਕਥੈ ਹੈਂ! 'ਵੇਦ ਕਥਨ ਕਰਦੇ ਹਨ ਕਿ ਗੁਰੂ ਅਤੇ ਸੰਤ (ਆਦਰਸ਼) 

ਆ | ਸੂ ਸ਼ੀਸ਼ੇ ਵਾਂਗ ਸਾਫ਼ (ਚਿੱਤ ਹੁੰਦੇ ਹਨ)। 

ਖੋਟਿ ਓਠ ਕਟਿ। 

ਕਹਯੋ', ਰਿਦਾ ਮਮ ਛਿਦਾ?, ਬਿਦਾ ਦਿਹੁ ਇਦਾ 'ਉਸ ਵੱਡੇ ਦੁਸ਼ਟ (ਭੀਮ ਚੰਦ) ਨੇ ਸੁੰਦਰ ਗੱਲ ਸੁਣ ਕੇ ਗੁੱਸੇ 
੨ ਵਿੱਚ ਆ ਕੇ ਖੋਟੇ ਨੇ ਬੁੱਲ੍ਹ ਟੁਕ ਕੇ ਕਿਹਾ ਕਿ-। “ਮੇਰਾ 

ਇਮ ਲਤ 

ਹੋਤ ਕੁਚਾਲ ਬਿਰਸ ਕਮਾਲ', ਜਬਿ ਸਬਿਨਿ 'ਬਹੁਤੀ। “ਜਾਣਿਆ। 

ਲਖਾਯੋ?। 

ਨ੍ਿਪਨਿ ਸਚਵਨਿ ਅਤੇ, ਫਤੇ ਸ਼ਾਹਿ ਕੋ ਸਮੁਝਾਯੋ 

॥੨੬॥ 

ਗੁਰੁ ਸੁਬੱਗਜ ਲਖਿ ਉਰ ਕੀ, ਫਿਰ ਭੀ ਬਖਸ਼ 





1462. ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੈਂਹ ਕਬਿ। 

ਬਿਗਰਨ ਸਮਧੀ ਬੁਰੋ, ਬਿਗਰ ਹੈ ਕਾਰਜ ਅਬਿ 
ਸਬਿ। 

ਅਨਿਕ ਭਾਂਤਿ ਕਹਿ ਬਾਤ, ਨਿਿਪ ਉਰਿ ਗੁਰੂ ਤੈ 
ਫੇਰੋ। 

ਕੌਨ ਕੌਨ ਕੋ ਨਹਿ, ਕੁਸੰਗ ਭਰਮਾਯੋ ਹੇਰੋ 
॥੨੭॥ 

ਰਾਵਣ ਕੌਰਵ ਕੰਸ, ਬੰਸ ਜਾਦੋ ਕੇ ਖੋਏ। 

ਨਾਰਦ ਬਯਾਸ ਪਰਾਸਰ ਸੇ, ਬਹੁ ਗ੍ੰਥਨ ਗੋਏ'। 
ਫਤੇ ਸ਼ਾਹਿ ਤਜਿ ਧਰਮ ਸਿਦਕ, ਸਮਧੀ ਕਾ 
ਬਨਯੋ। 

ਗੁਰੁ ਸੋ ਮੈਹੂੰ ਲਰੋਂ, ਅੱਗੂ ਹੂੰ ਐਸੇ ਭਨਯੋ ॥ ੨੮॥ 
ਭੀਮ ਚੰਦ ਆਨੰਦ ਭਯੋ, ਬੋਲੌਦ ਐਸ ਸੁਨਿ। 
ਕੀਨੀ ਮਸਲਤ ਬੈਠਿ ਐੱਠ', ਏਕੰਤ ਸਬਿਨਿ 
ਪੁਨ। 


ਛੀਨ ਲੇਹੁ ਤੰਬੋਲ, ਦੈਹੁ ਗੁਰੁਸਿਖੈਂ ਮਾਰੈ। 

ਘਾਟੇ' ਲੇਵਹੁ ਰੋਕ, ਅੱਸੂ ਲਿਹੁ ਖੱਸ? ਹਥਿਯਾਰੈਂ 
॥੨੯॥ 

ਪਿਖਿ। 

ਖੁਫੀਆ ਡੇਰੇ ਭੇਜ ਦਾਸ, ਬੁਲਵਏ ਸਬੈ ਸਿੱਖ। 


॥੩੦॥ 

ਪਰਜਯੋ ਰੌਰ ਤਿਸ ਨੌਰ, ਦੌਰਿ ਦਿਸ ਡੇਰੇ ਚਾਲੇ। 
ਕਾਟੇ ਡਾਂਟੇ ਕਿਤਿਕ ਪਹਾਰੀ, ਜਿਨਿ ਕਰ ਘਾਲੇ'। 
ਪਰੇ ਪਾਂਵਟੇ ਪੰਥ, ਅੱਸੂ ਅਤਿ ਸ਼ੀਘੂ ਛੇਰੇ। 

ਬਾਈ ਧਾਰਨ ਕੇਰ, ਮਗਰ ਭਟ ਚਢੇ ਬਧੇਰੇ 
॥੩੧॥ 


'ਰਸਤੇ, ਦੱਰੇ। “ਖੋਹ ਲਵੋਂ। 


'ਮੰਜੇ ਉਪਰ ਭਾਵ ਦਿਖਾਵੇ ਲਈ ਰੱਖੀਆਂ ਸਾਰੀਆਂ ਚੀਜ਼ਾਂ। 


ਕਮਰ ਕਸਾ ਕਰ ਕੇ ਮੋਢਿਆਂ 'ਤੇ ਚੁੱਕ ਲਈਆਂ। 


'ਜਿਨ੍ਹਾਂ ਹੱਥ ਪਾਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੰਗ ਕਰਤ ਤਿਨ ਸੰਗ, ਤੀਰ ਤੋਫੰਗਨਿ ਸੰਗੈਂ। 
ਘਾਟੇ ਪਰ ਜਬਿ ਅਏ, ਭਏ ਤਬਿ ਸਿੱਖ ਕੁਢੰਗੇਂ”। 
ਅਧਿਕ ਸੈਨ ਤਹਿਂ ਐਨ, ਨ੍ਿਪਨਿ ਥੀ ਰਖੀ 
ਉਤਾਰੇ। 

ਅਗਜੋਂ ਰੋਕੇ ਉਨੈਂ, ਅਏ ਪੀਛੈ ਭਟ ਭਾਰੇ 
॥੩੨॥ 

ਦੁਹਿ ਦਿਸ ਗਿਰ ਥੇ ਤੁੰਗ', ਭਗਯੋ ਨਹਿ ਕਹਿੰ 
ਤਹਿਂ ਜਾਏ। 

ਸਿੱਖਨ ਹੋਇ ਲਚਾਰ, ਤਹਾਂ ਸਤਿਗੁਰੂ ਧਿਆਏ। 
ਤੋਮਰ' ਤੀਰ ਤੁਫੰਗਨ” ਸੋਂ, ਲਿਯ ਜੰਗ ਕਰਾਰਾ। 
ਮੱਦਤ ਹਿੰਮਤ ਕੇਰ, ਭਯੋ ਪ੍ਰਭੂ ਗੁਰੁ ਰਖਵਾਰਾ' 
॥੩੩॥ 

ਰਸਤਾ ਲਯੋ ਛੁਡਾਇ, ਘਾਇ' ਬਹੁ ਸੱਤ੍ਹਨ ਤਾਂਈ। 
ਘਾਟਾ' ਆਏ ਨਿਕਸ, ਬਿਗਸ ਦੌਰੇ ਅਗਵਾਈ। 
ਅਏ ਕਾਟਤੇ ਸਿੱਖ, ਡਾਟਤੇ ਅਰਿਨਿ ਅਪਾਰੀ। 


ਰਹੇ ਫਾਟਤੇ ਹੱਥ, ਚਾਟਤੇ ਓਠ ਪਹਾਰੀ' 


॥੩੪॥ 

ਸਿੱਖ ਭੀ ਭਏ ਸ਼ਹੀਦ ਕਿਤਿਕ, ਸ਼ਤੂ ਬਹੁ ਘਾਏ। 
ਜਗੇ ਭਾਗ ਮੁਦ ਪਗੇ', ਲਗੇ ਗੁਰੁ ਪਗੇ ਸਿੱਖਾਏ। 
ਨੰਦ ਚੰਦ ਸਾਨੰਦ ਬੰਦਿ, ਗੁਰੁ ਤਈਂ ਸੁਨਾਏ। 
ਨਿਜ ਤੰਬੋਲ ਲੌ ਵਥੁ ਅਮੋਲ, ਬਹੁ ਔਰ ਜਿ 
ਲਯਾਏ ॥੨੩੫॥ 

ਸੁਨਾਯੋ। 

ਸਮਧੀ ਸਮਧੀ ਭਏ ਏਕ, ਚਹਿ' ਹਮੈਂ ਹਤਾਯੋ'। 
ਹਮ ਕੋ ਪੇ੍‌ਰਯੋ ਜੈਸ ਤੁਮੈ, ਤਿਮ ਹਮ ਕਰਿ ਆਏ। 
ਦੇ ਕਰਿ ਅਪਨਾ ਹਾਥ, ਘਾਟ ਪਰ ਆਪ ਬਚਾਏ 
॥੨੩੬॥ 

ਅਬਿ ਤਯਾਰੀ ਤੁਮ ਕਰੋ, ਜੰਗ ਕੀ ਭਾਰੀ ਸਭਿ 
ਹੀ। 


1463 


'ਉੱਚੇ ਪਹਾੜ ਸਨ। 


'ਬਰਛੇ। “ਬੰਦੂਕਾਂ। 
'ਪੂਭੂ ਰੂਪ ਸਤਿਗੁਰੂ ਹਿੰਮਤ ਦਾ ਮਦਦਗਾਰ ਤੇਰਾਖਾ 


ਹੋਇਆ। 


'ਮਾਰ ਕੇ। 
'ਦੱਰਾ=ਦੋ ਪਹਾੜਾਂ ਦੇ ਵਿਚਕਾਰ ਦੀ ਲੋਘਣ ਦਾ ਰਸਤਾ। 


'ਪਹਾੜੀਏ ਹੱਥ (ਫਾਟਤੇ) ਮਲਦੇ ਤੇ ਬੁਲ੍ਹ ਚਟਦੇ ਰਹੇ। 


'ਅਨੰਦ 'ਚ ਲੀਨ ਹੋਏ। “ਸਿੱਖ ਆ ਕੇ ਗੁਰਾਂ ਦੇ ਚਰਨੀਂ ਲੱਗੇ। 





1464 


ਭੂਪ ਦੁਬਿੰਸਤ ਧਾਰ ਵਾਰ, ਮਿਲਿ ਐਹੈਂ ਅਬਿ 
ਹੀ'। 

ਸੁਨੀ ਬਾਤ ਹਮ ਸਾਤ', ਨ੍ਿਪਨ ਬਖਯਾਤ ਰੋਸ 
ਧਰਿ। 

ਨਿਜ ਨਿਜ ਦਲ ਕੋ ਦਯੋ ਬਾਂਟ, ਦਾਰੂ' ਗੋਲੀ ਤਰ” 
॥੩੭॥ 

ਸੁਨਤ ਅਰਜ਼ ਗੁਰੁ ਗਰਜ ਕਹਯੋ, ਮਮ ਫਰਜ਼ 
ਇਹੈ ਜਗ। 

ਮਗ?। 

ਤਬੈ ਸੁਦਾਗਰ ਅਏ ਗੁਰੂ ਢਿਗ, ਸੁਜੱਸ ਅਧਿਕ 
ਸੁਨਿ। 

॥੩੮॥ 

ਦੀਨੋ ਬਿੱਤ' ਅਮਿੱਤ, ਚਿਤ ਜਿੱਤਕ ਉਨਿ ਚਾਹਾ। 
ਬਖਸ਼ੇ ਦਾਸਨ ਤਈਂ, ਚਢਜਯੋ ਚਿਤ ਜੰਗ ਉਮਾਹਾ। 
ਹੁਕਮ ਮਸੰਦਨ ਦਯੋ ਗੁਰੂ, ਵਥੁ ਜੰਗ ਬਟੋਰੋ'। 
॥੩੯॥ 

ਦਾਰੂ ਗੋਲੀ ਸ਼ਸਤ੍ਰ ਗੁਰੂ ਬਖੜ੍ਰ' ਬਰਤਾਏ। 

ਧਨ ਅਨਗਨ ਮਨ ਇੱਛਤ, ਹੌਸਲੇ ਬਖਸ਼ 
ਬਢਾਏ। 

ਮਾਤੁਲਾਦਿ ਮੰਤ੍ਰੀਨ ਸੰਗ, ਨਿਤ ਮਸਲਤ ਕਰਹੀਂ। 
॥੪੦॥ 

ਦਯਾ ਰਾਮ ਦਿਜ ਨਿਪੁਨ', ਬੇਦ ਬਿਦਯਾ ਥਾ 
ਜੋਈ। 

ਤਿਨਿ ਗਿਨਿ ਜੋਤਸ਼ ਜੰਗ ਹੇਤ, ਰੰਗ ਭੂੰਮੀ ਗੋਈ' 
॥੪੧॥ 


੫ 


ਦਹਰਾ . 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਾਈ ਧਾਰਾਂ ਵਾਲੇਰਾਜੇ ਮਿਲ ਕੇ ਹੁਣੇ ਆਉਣਗੇ। 
'ਸੱਚੀ। 


'ਬਰੂਦ। “ਬਹੁਤਾ। 


'ਸਾਰੇ ਵੱਡੇ ਦੁਸ਼ਟਾਂ ਨੂੰ। “(ਸੁਸ਼ਟ ਅਤਿ ਉੱਤਮ ਪੰਥ 
ਪ੍ਰਚਲਤ ਕਰਾਂਗਾ ਭਾਵ ਖ਼ਾਲਸਾ ਪੰਥ ਸਾਜਾਂਗਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਓਰ ਜਮੁਨਾ ਬਹੇ, 
ਗਿਰੀ ਨਦੀ ਇਕ ਓਰ। 
ਨਾਮਰਾਜ ਪੁਰ ਗਾਮ ਢਿਗ, 

ਆਹਿ ਭੰਗਾਣੀ ਨੌਰ ॥੪੨॥ 

ਅੜਿੱਲ: 

ਸਥਿ ਬਿਧਿ ਸੁਖਦ ਸੁਥਲ, 

ਸੋ ਭਲ ਆਭੀਤ' ਹੈ। 

ਮਹਾਰਾਜ ਤਿਸ ਠੌਰ, 

ਜੁੱਧ ਹਮ ਜੀਤ ਹੈਂ। 

ਪਹੁੰਚੇ ਵਸਤੁ ਸਬਿ। 

ਹੋ ਦਲ ਭੀ ਸੱਤ੍ਰਨ ਐਹੈ, 

ਉਤ ਤੈ ਲਖੋ ਅਬਿ ॥੪੩॥ 

ਸੁਨਿ ਮੁਦ ਦਾਨੀ' ਬਾਨੀ, ਮਾਨੀ ਤਾਸ ਹੈ। 
ਜਾਨੀ ਜਾਨ ਜਹਾਨੀ' ਸਤਿਗੁਰੁ ਖਾਸ? ਹੈ। 

ਨੰਦ ਚੰਦ ਪੁਤਿ ਗੁਰੁ ਤਬਿ, ਹੁਕਮ ਸੁਨਾਯੋ। 
ਹੋਰਚੋ ਮੋਰਚੇ ਤਹਾਂ, ਜਹਾਂ ਦੂਜ ਗਾਯੋ' ॥ ੪੪॥ 
ਮਾਨ ਹੁਕਮ ਦੀਵਾਨ, ਤਯਾਰੀ ਸਬਿ ਕਰੀ। 
ਅਬੈ ਸੁਨੀ ਜੋ ਕਥਾ, ਕੋਹੀਅਨ ਕੀ ਜਰੀ'। 

ਨੰਦ ਚੰਦ ਲੌ ਸੁਭਟ, ਗੁਰੂ ਕੇ ਜਬੈ ਲਰਿ। 

ਹੋ ਘਾਟਾ ਘੱਟਾ ਘੱਤ, ਮੂੰਡ ਗਿਰ ਪਤਿਨਿ ਤਰ' 
॥੪੫॥ 

ਘਾਟਾ ਲਖਿ' ਸਿਖ ਅਏ, ਹੀਨ ਬਲ ਅਰਿ ਭਏ। 
ਓੱਠ ਦਲਤ ਕਰ ਮਲਤ', ਪਹਾਰੀ ਰਹਿ ਗਏ। 
ਭੀਮ ਚੰਦ ਸੁਨਿ ਰਿਸਯੋ, ਖਿਸਯੋ ਮਨ ਯੋਂ ਕਹੇ। 
ਹੋਂ ਜੱਧੀ ਦੇ ਮਾਂ ਖੁੱਚੇ', ਕਰਤੇ ਕਿਆ ਰਹੇ 
॥੪੬॥ 

ਜੇ ਘਾਟੇ ਪਰ ਰੋਕਤ, ਝੋਕਤ ਤੁਪਕ ਸਬਿ'। 
ਜਾਨ ਨ ਦੇਤੇ ਏਕ, ਛੇਕਤੇ' ਸਿੱਖਨਿ ਤਬਿ। 
ਲੇਤੇ ਛੀਨ ਤੰਬੋਲ, ਅੱਸੂ ਹਥਯਾਰ ਤਿਨਿ। 


1465 


'ਅਨੰਦ ਦੇਣ ਵਾਲੀ। 
'ਸੰਸਾਰ ਦੇ। ਆਆਪ। 


ਬ੍ਰਹਮਣ ਨੇ ਕਿਹਾ ਹੈ। 

'ਪਹਾੜੀਆਂ ਦੀ ਥੋੜ੍ਹੀ ਜਿਹੀ ਕਥਾ। 

'ਘਾਟ ਉੱਪਰ ਪਹਾੜੀ ਰਾਜਿਆਂ ਦੇ ਸਿਰ ਵਿੱਚ (ਤਰ) 
ਬਹੁਤਾ ਘੱਟਾ ਪਾ ਕੇ। 

'ਘਾਟ ਲੈਘ ਕੇ। 

'ਬੁੱਲ੍ਹ ਟੁਕਦੇ ਤੇ ਹੱਥ ਮਲਦੇ। 

'ਲੈਗੜੇ। 


ਸਾਰੀਆਂ ਬੰਦੂਕਾਂ ਝੋਕ ਦਿੰਦੇ (ਅੱਗੇ ਕਰ ਕੇ ਚਲਾ ਦਿੰਦੇ)। 
'ਵਿੰਨ੍ਹ ਦਿੰਦੇ। 





1466 


ਹੋ ਅਬਿ ਕੈ ਹੂ ਪਛੁਤਾਏ, ਆਏ ਥੇ ਸੁ ਗਿਨ' 
॥੪੭॥ 

ਡੋਰਾ ਟੋਰਾ ਓਰ ਧਾਮ ਨਿਜ', ਤਬੈ ਹੀ। 

ਫਤੇ ਸ਼ਾਹਿ ਲੌ ਨ੍ਰਿਪ, ਬੋਲਿ ਢਿਗ ਸਬੈ ਹੀ। 
ਕਹਯੋ ਸਬਬ ਮੈਂ ਭਏ, ਇਕੱਠੇ ਇਹਾਂ ਅਬਿ। 

ਹੋ ਨਿਜ ਨਿਜ ਸੈਨ ਸਕੇਲ, ਸੱਤ੍ਹ ਕੋ ਕਢੋਂ ਦਬਿ 
॥੪੮॥ 

ਛੀਨਯੋ ਆਜ ਦਹੇਜ', ਕਾਲ ਘਰ ਲੂਟ ਹੈ। 

ਫਿਰ ਰਜਧਾਨੀ ਰਾਨੀ, ਛੀਨੈ ਕੂਟ ਹੈ। 

ਸਥਿ ਨ੍ਰਿਪਨਿ ਕੀ ਨਾਕ, ਗਏ ਕਟ ਅਬਿ ਅਹੋ। 
ਹੋ ਤਜਿ ਮਰਦਾਨੇ ਭੇਸ, ਜ਼ਨਾਨੇ ਸਜਿ ਬਹੋ 
॥੪੯॥ 

ਫਤੇ ਸ਼ਾਹਿ ਕੀ ਸਰਹਦ ਪਰ, ਗੁਰੁ ਹੈ ਬਸਯੋ। 
ਇਸ ਕੀ ਬੇਟੀ ਕੋ ਦਹੇਜ, ਘਰ ਤੈ ਖਸਯੋ'। 

ਇਹੁ ਆਗੇ ਹੈ ਲਰੇ, ਮਦਤ ਹਮ ਸਬਿ ਕਰੈਂ। 

ਹੋ ਕਢੈਂ ਦੇਸ ਤੈ ਸੱਤ੍ਰੈ, ਰਣ ਮੈਂ ਕੈ ਹਰੈਂ' ॥੫੦॥ 
ਨਾਹਿ ਤ ਰੋਟੀ ਬੇਟੀ, ਇਸ ਕੀ ਪਰਹਰੋ'। 

ਜਬਿ ਅਨੰਦਪੁਰ ਜੈਹੈ ਗੁਰੁ, ਤਬਿ ਮੈਂ ਲਰੋਂ। 

ਫਤੇ ਸ਼ਾਹਿ ਸੁਨਿ ਮਾਨੀ, ਸਬਸੈਂ ਰਖਨ ਕੋ। 

ਹੋ ਭਯੋ ਸੁਮਤਿ ਤੈ ਕੁਮਤਿ, ਜੰਗ ਦੁਖ ਚਖਨ ਕੋ 
॥੫੧॥ 

ਪੌਨ ਹੋਤ ਜਿਉਂ ਦੁਖਦ, ਸੰਗ ਬਦ ਬੋਇ ਮਿਲਿ। 
ਕੌਨ ਕੌਨ ਨਹਿੰ ਭਯੋ ਪਤਿਤ', ਕੁਸੰਗਿ ਮਿਲਿ। 
ਸਜਿ ਨਿਜ ਸੈਨਾ ਚਢਯੋ, ਨਗਾਰਾ ਵਾਇ ਕੈ'। 

ਹੋ ਭਏ ਮੱਦਤ ਸਬਿ ਤਾਂਹਿ, ਅਧਿਕ ਗਰਵਾਇ 
ਕੈ! ॥੫੨॥ 

ਕਰਨ ਚਢੇ ਮਿਲਿ ਜੰਗ, ਸੰਗ ਜਬਿ ਗੁਰੁਨ ਕੇ। 
ਨਿਜ ਨਿਜ ਸੈਨ ਬਟੋਰ', ਹੋਰ ਨਰ ਪੁਰਨ ਕੇ। 
ਲੋਚਨ ਫਰਕਤ ਬਾਏਂ ਹਰਕਤ ਕਰਨ ਕੋ'। 


ਹੋ ਸੌਨ ਹੋਤ ਅਪਸੋਨ, ਜੌਨ ਦਾ ਮਰਨ ਕੋ! 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਖੋਹ ਲਿਆ ਹੈ। 


ਜਾਂ ਜੰਗ 'ਚ ਮਾਰ ਦਿਆਂਗੇ। 
।'ਤਿਆਗ ਦਿਉ। 


'ਡਿੱਗਿਆ। 
'ਵਜਾ ਕੇ। 
ਬਹੁਤੇ ਹੰਕਾਰੀ ਹੋ ਕੇ। 


ਇਕੱਠੀ ਕਰਕੇ। 
'(ਹਰਕਤ) ਹਿੱਲਣ ਨੂੰ ਖੱਬੇ ਨੇਤ੍ਹ ਫਰਕਦੇ ਹਨ। 
'ਸਗਨ ਦੀ ਥਾਂ ਖੋਟੇ ਸਗਨ ਹੋ ਰਹੇ ਹਨ ਜੋ ਮੌਤ ਦੇਣ ਵਾਲੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੫੩॥ 

ਸੁਨਿ ਅਗਵਨ' ਦਲ ਨਿਿਪਨਿ, ਗੁਰੁ ਭਟ ਖੁਸ਼ਿ 
ਭਏ। 

ਕਾਇਰ ਮਰਨੋ ਡਰਤ, ਮਰਤ ਕੰਪਤ ਪਏ। 
ਅਚਰਜ ਉਦਜੋ ਅਨੋਖਾ, ਚੋਖਾ ਲਿਹੁ ਲਖੇ'। 

ਹੋਂ ਬੇਈਮਾਨ ਪਠਾਨ ਭਏ, ਜੋ ਗੁਰੁ ਰਖੇ ॥੫੪॥ 
ਆਪਸ ਮੈਂ ਸੋ ਕਹੈਂ, ਜੰਗ ਹਮ ਪਰ ਪਰੈ। 

ਗੁਰੁ ਢਿਗ ਕੌਨ ਸਿਪਾਹੀ, ਔਰੈ ਜੋ ਲਰੈ। 

ਤਾਂ ਤੇ ਹਜਾਂ ਤੇ' ਚਲਬੋ, ਨੀਕੋ ਅਬਿ ਹਈ। 

ਹੋ ਮੁਸਲਮਾਨ ਮਲੇਛਨਿ, ਬਲਿਕੈ ਯੌਂ ਠਈ' 
॥੫੫॥ 

ਕਯੋਂ ਨਾਹੱਕ ਬਿਨ ਆਈ, ਗੁਰੁ ਢਿਗ ਰਹਿ ਮਰੈਂ। 
ਰਾਜਨ ਦਿਸ ਮਿਲਿ, ਕਯੋਂ ਨ ਕਾਜ ਨਿਜ ਹਮ 
ਕਰੈਂ। 

ਗੁਰੁ ਢਿਗ ਦੌਲਤ ਬੇਸ਼ੁਮਾਰ, ਅਤਿਸੈਂ ਅਹੇ। 

ਹੋ ਰਾਜਨ ਸੋਂ ਮਿਲਿ, ਮਾਫ ਲੂਟ ਕਰਵਾ ਲਹੇ' 
॥੫੬॥ 

ਟੂਟੈਂ' ਗੁਰੁ ਘਰ ਲੂਟੈਂ, ਛੂਟੈ ਤੰਗਸੀ”। 

ਜਾਇ ਫੇਰ ਘਰ ਬਹੈ, ਲਹੈਂ ਜ਼ਰ ਚੰਗਸੀ'। 
ਭਾਵੀ ਮਤਿ ਭਰਮਾਵੀ, ਕ੍ਰਿਤਘਨ ਭਏ ਸੋ। 

ਹੋ ਇਮ ਸਲਾਹਿ ਕਰਿ ਖਾਨ, ਗੁਰੂ ਪੈ ਗਏ ਸੋ 
॥੫੭॥ 

ਜਹਿਂ ਬੈਠੇ ਜਗ ਮੌਰ, ਚੌਰ ਸਿਰਿ ਝੁਲ ਰਹੇ। 
ਦ੍ਰਾਰ ਪਾਲ ਕੇ ਦ੍ਰਾਰਿ' ਅਰਜ਼ ਕਰਗੇ ਤਹੇ?। 
ਅਕੜੇ ਬਕੜੇ' ਚਲੈ, ਜ਼ੁਸਤ ਚਾਲਾਕ ਸੇ। 

ਹੋ ਬਾਂਕੀ' ਪਗੀਆ ਮੂਛ, ਤੂਛ ਮਤਿ ਆਕ ਸੇ? 
॥੫੮॥ 
ਐੱਠਦਾਰ' ਪਗ ਪੇਚ, ਸਕੰਧਨ ਪੈ? ਪਰੇ। 

ਕਮਨਠੇ ਗਰ ਸ਼ਮਸ਼ੇਰੈਂ, ਭਾਲੇ ਕਰ ਫਰੇ'। 


1467 


(ਚੋਖਾ) ਬਹੁਤਾ ਅਸਚਰਜ ਉਦੇ ਹੋਇਆ ਜਾਣ ਲਵੋ। 


'ਟੁੱਟ ਕੇ ਭਾਵ ਜ਼ੋਰ ਨਾਲ। ਗ਼ਰੀਬੀ ਦੂਰ ਹੋ ਜਾਏਗੀ। 
ਚੰਗੀ ਦੌਲਤ। 


'ਰਾਹੀਂ। ?ਓਥੇ ਗਏ। 
।ਆਕੜ ਫਾਕੜ ਨਾਲ। 
।ਟੇਢੀਆਂ। “ਅੱਕ ਵਰਗੇ ਤੁੱਛ ਬੁੱਧੀ ਹਨ। 


।ਆਕੜ ਵਾਲੇ। “ਮੋਢਿਆਂ 'ਤੇ। 
'ਗਲ 'ਚ !ਕਮਨੇ) ਧਨੁਸ਼ ਤੇ ਤਲਵਾਰਾਂ ਅਤੇ ਹੱਥਾਂ 'ਚ ਬਰਛੇ 
ਫੜੇ ਹਨ। 





1468 


ਕਰਿ ਬੰਦਨ ਸਬਿ ਬੈਠੇ, ਭੀਖਨ ਖਾਂ ਕਹੀ। 

ਹੋ ਚਿੱਠੀ ਆਈ ਘਰ ਤੈ, ਡਿੱਠੀ ਅਬਿ ਵਹੀ 
॥੫੯॥ 

ਲਰਕੀ ਲਰਕਨ ਕੇ ਨਿਕਾਹ, ਬਹੁ ਰਖੇ ਧਰ'। 
ਦੀਜੈ ਛੁੱਟੀ ਤਲਬ', ਸਬੈ ਹਮ ਜਾਂਹਿ ਘਰ। 
ਜਾਨਤ ਹਮ ਭੀ, ਕਾਮ ਆਪ ਕੋ ਅਬਿ ਪਰੈ। 

ਹੋ ਕਹਾਂ ਕਰੈਂ ਹਮ, ਗਏ ਬਿਨਾ ਨਹਿ ਤਹਿਂ ਸਰੈ 
॥੬੦॥ 

ਦਿਲ ਕੀ ਜਾਨੀ, ਜਾਨ ਜਹਾਨੀ ਕੇ ਗੁਰੂ'। 


ਕਹਸੋ ਪਠਾਨੋ, ਜਾਨੋ ਤੁਮ' ਭਾ ਰਣ ਸ਼ੁਰੂ। 

ਹਮ ਨੇ ਜਾਨ ਬਹਾਦਰ, ਸਾਦਰ ਥੇ ਰਖੇ। 

ਹੋ ਅਬਿ ਤੋ ਜੋਗ ਨਿਰਾਦਰ, ਕਾਦਰ' ਦਿਢ ਲਖੇ 
॥੬੧॥ 

ਇਸੀ ਕਾਮ ਹਿਤੁ ਤੁਮ ਕੋ, ਹਮ ਨੇ ਥਾ ਰਖੋ। 
ਧਨ ਅਨਗਨ ਮਨ ਭਾਵਤ, ਦੀਨੋ ਹੈ ਲਖੋ। 

ਚਢੀ ਆਇ ਉਤਰਾਇ ਸੱਤ੍ਹ ਜਾਇ ਹੈ'। 


ਹੋਂ ਤਾਂ ਤੇ ਤੁਮ ਕਯੋਂ, ਕਾਇਰ ਹੋਇ ਪਲਾਇ ਹੈ! 
॥੬੨॥ 

ਕੁਲੈ ਕਲੈਕ ਨ ਲਾਵੋ, ਦੁਗਨੀ ਤਲਬ ਲਿਹੁ। 
ਕਹਜੋ ਪਠਾਨਨਿ ਪੁਨਾ, ਗੁਰੂ ਅਬਿ ਬਿਦਾ ਦਿਹੁ। 
ਆਜ ਜਾਹਿ ਤੌ ਪਹੁੰਚੈਂ, ਨਾਹਿੰ ਤ ਜਾਹਿਂ ਮਤੁ'। 
ਹੋ ਸਗੇ' ਸਬੰਧਿਨ ਵੀਚ, ਹਮਾਰੀ ਜਾਇ ਪਤਿ 
॥੬੨॥ 

ਗੁਰੂ ਕਹਯੋ, ਅਬਿ ਤਿਗੁਨ ਰੁਜ਼ੀਨਾ ਪਾਈਏ। 
ਗੀਦੀ ਬਨਿ, ਨਹਿ ਲਾਜ ਪਠਾਨੈ ਲਾਈਏ। 

ਉਨੈ ਅਗਯਾਨੀ ਬਾਨੀ, ਮਾਨੀ ਨਾਹਿਂ ਪਰ। 

ਹੋ ਬੋਲੇ ਗੁਰੁ ਲਿਹੁ ਚੌਗੁਨ, ਭਾਗ ਨ ਜਾਹੁ ਘਰ 
॥੬੪॥ 

ਪੁਨ ਉਨਿ ਭਾਖਯੋ, ਬਾਤ ਕਠਿਨ ਅਤਿ ਆ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਧਰਰੱਖੇ ਹਨ ਭਾਵ ਦਿਨ ਮੁਕੱਰਰ ਕੀਤੇ ਹੋਏ ਹਨ। 
'ਤਨਖ਼ਾਹ। 


'ਜਗਤ ਦੇ ਜਾਣੀ ਜਾਣ ਗੁਰੂ ਜੀ ਨੇ ਪਠਾਣਾਂ ਦੇ ਦਿਲ ਦੀ ਜਾਣ 
ਲਈ। 
ਤੁਸੀਂ ਵੀ ਜਾਣਦੇ ਹੋ। 


'ਕਾਇਰ (ਕਾਤਰ ਤੋਂ ਕਾਦਰ=ਕਾਇਰ)। 


'ਜੋ ਵੈਰੀ ਚੜ੍ਹ ਕੇ ਆਵੇਗਾ ਉਹ ਆਪਣੀ (ਇੱਜ਼ਤ) ਉਤਰਾ ਕੇ 
ਜਾਵੇਗਾ। 
'ਨੱਠਦੇ ਹੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰੀ। 

ਹਮ ਤੈ ਠਹਰਯੋ ਜਾਇ ਨਹੀਂ, ਅਬਿ ਇਕ ਘਰੀ। 
ਕਹਸੋ ਗੁਰੂ, ਕਯੋਂ ਨਿਮਕ ਹਰਾਮੀ ਬਨਤ ਹੋ। 

ਹੋ ਉਭੈ ਲੋਕ ਨਿਜ ਸੁਖ ਕੀ, ਜੜ ਕਯੋਂ ਖਨਤ ਹੋ! 
॥੬੫॥ 

ਜਿਸ ਮਰਨੇ ਤੇ ਡਰਤੇ, ਭਾਗਤ ਸਬਿ ਅਬੈ। 
ਕਿਸੀ ਠੌਰ ਨਹਿੰ ਬਚ ਹੋ, ਤਿਸ ਤੇ ਤੁਮ ਕਬੈ। 
ਗੀਦੀ ਗਾਦਰ' ਕਾਦਰ” ਜਗ ਬਿਦਤਾਇ ਹੋ। 

ਹੋ ਕਿਸੀ ਨੌਰ, ਨਹਿਂ ਜਾਇ ਸੁ ਆਦਰ ਪਾਇ ਹੋ 
॥੬੬॥ 

ਲਾਭ ਹਾਨ ਜਸ ਅਪਜਸ, ਬਹੁ ਸਮਝਾਯੋ। 

ਮੂਢ ਮਲੇਛ ਨ ਸਮਝੇ, ਕਾਲ ਭੁਲਾਯੋ। 

ਫਿਰੀ ਦ੍ਰਿਸ਼ਟਿ' ਫਿਰ ਗੁਰੁ ਕੀ, ਉਨ ਕੀ ਓਰ ਤੈ। 
ਹੋ ਧੁਰ ਦਰਗਾਹੋਂ ਜਰਾਂ, ਉਖੇਰੀ ਕੋਰ ਤੈ' 
॥੬੭॥ 

ਗਏ ਤੁਰਕ ਪੁਨ ਢੁਰਕ', ਦੁਸ਼ਟ ਉਠਿ ਤਹਾਂ ਤੈ। 
ਕਿਤਿਕ ਕੋਸ ਪਰ ਬਿਰੇ, ਜਾਇ ਜਢ ਵਹਾਂ ਤੈ। 
ਗੁਰੁ ਹਵਾਲ ਲਿਖਿ ਭੇਜਜੋ, ਬੁਧੂ ਸ਼ਾਹਿ ਪੈ। 

ਹੋਂ ਤੁਮਰੇ ਜਾਨ ਪਠਾਨ, ਰਖੇ ਥੇ ਯਾਹਿਂ ਪੈ' 
॥੬੮॥ 

ਪਢੀ ਪਤ੍ਰਿਕਾ ਬੁੱਧੂ ਸੁੱਧੂ ਚਿੱਤ ਕੇ'। 

ਲਯੋ ਸਮਾਜ ਬਟੋਰ', ਕਾਜ ਹਿਤ ਮਿੱਤ ਕੇ। 
ਚਾਰੋਂ ਪੂਤ ਸਪੂਤ, ਫਕੀਰ ਮੁਰੀਦ ਬਹੁ। 

ਹੋ ਸਾਤਕ ਸੌ ਲੈ ਪਹੁੰਚਯੋ, ਗੁਰੁ ਢਿਗ ਸੀਧ ਗਹੁ' 
॥੬੯॥ 

ਬਿਹਸੇ' ਗੁਰੂ ਬਿਲੋਕ, ਪੀਰ ਕੇ ਪਯਾਰ ਕੋ। 

ਮਿਲੇ ਮੋਦ ਹੂ ਬਗਲ ਗੀਰ' , ਨਿਜ ਯਾਰ ਕੋ। 
ਬੇਈਮਾਨ ਪਠਾਨਨ ਕੀ, ਕਹਿ ਸੁਨਿ ਕਥਾ। 

ਹੋ ਧਿਕ ਧਿਕ ਭਾਖੈ ਪੀਰ, ਬੀਰ ਔਰੈ ਤਥਾ' 
॥੭੦॥ 


'ਨਿਗਾਹ। 
'ਅੱਖ ਦੇ ਕੋਏ (ਭਾਵ ਇਸ਼ਾਰੇ) ਨਾਲ। 


'ਖਿਸਕ ਗਏ। 


1469 





1470 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਈ ਜੰਗ ਕੀ ਤਯਾਰੀ, ਭਾਰੀ ਦੁਹਿ ਦਿਸੈਂ। 

ਔਰ ਬਾਤ ਇਕ ਬੇਢਬ, ਹੋਈ ਦਿਨ ਤਿਸੈਂ। 
ਪਾਂਚਕ ਸੈ ਜੁ ਉਦਾਸੀ, ਤਹਾਂ ਫਕੀਰ ਥਾ। 

ਹੋ ਨਿਤ ਪ੍ਰਤਿ ਜਿਨੈਂ ਕੜਾਹੁ, ਮਿਲਤ ਕੈ ਖੀਰ ਥਾ 
॥੭੧॥ 

ਭਏ ਸੁ ਬੇਈਮਾਨ, ਜਾਨ ਬਾਚਾਨ ਹਿਤ। 

ਗਏ ਭਾਗ ਆਭਾਗ' , ਨਿਸਾ ਮੈਂ ਡਰਤ ਕਿਤ। 
ਇਕ ਕ੍ਰਿਪਾਲ ਮਹੰਤ, ਤਿਨੋਂ ਕਾ ਰਹਯੋ ਤਹਿਂ। 
ਹੋ ਸਾਰ' ਦਈ ਜਬਿ ਸਿੱਖਨ, ਗੁਰੁ ਪੈ ਜਾਇ ਯਹਿ 
॥੭੨॥ 

ਸੁਨਿ ਕੈ ਤੱਜਬ ਗਜ਼ਬ', ਹੋਏ ਲੋਗ ਤਬਿ। 

ਬੋਲੇ ਗੁਰੁ ਵਹਿ ਭੇਖੀ, ਭੂਖੇ ਹੁਤੇ ਸਬਿ। 

ਨਾਮ ਉਦਾਸੀ ਕੂਰ, ਉਦਾਸ ਨ ਭਯੋ ਜੌ। 

ਹੋ ਤਨ ਅਭਿਮਾਨ ਅਗਯਾਨ, ਹਾਨ' ਨਹਿੰ ਕ੍ਯੋ 
ਜੌ ॥੭੩॥ 

ਤਸਾਗ ਧਾਮ ਕੇ ਕਾਮ, ਨਾਮ ਨਹਿੰ ਜਿਨਿ 
ਜਪਿਓ। 

ਤਿਨ ਤੋ ਨਿਜ ਪਗ ਆਪ, ਕੁਹਾਰੇ ਸੈਂ ਕਪਯੋ'। 
ਭੇਖ ਰੇਖ' ਧਰਿ ਜੇ, ਅਲੇਖ ਨਹਿਂ ਪਾਇ ਹੈਂ। 

ਹੋ ਕੂਕਰ' ਸੂਕਰ” ਗ੍ੁਧਭ”, ਜੋਨੀ ਜਾਇ ਹੈਂ 
॥੭੪॥ 

ਬੁਹਮਾਤਮ ਨਿਜ ਤਨ ਤੈ, ਜੁਦਾ ਨ ਜੇ ਲਥੈਂ। 
ਦੇਹ ਅਧਯਾਸ' ਬਿਨਾਸ, ਖਾਸ ਸੁਖ ਨਹਿ ਚਥੈਂ। 
ਨਾਮ ਅਭਯਾਸ ਨ ਕਰੈ, ਜੇ ਸਤਗੁਰੁ ਥਾਟ ਕੇ'। 
ਹੋ ਧੋਬੀ ਕੇ ਸਗ ਸਮ', ਨਹਿ ਘਰ ਕੇ ਘਾਟ ਕੇ 
॥੧੫॥ 

ਵੇਸ ਫਕੀਰੀ ਲਾਜ, ਹਮੇਸ਼ ਜੁ ਰਾਖ ਹੈਂ। 

ਸਤਿ ਸੰਗਤ ਕਰਿ, ਬੁਹਮਾਤਮ ਨਿਜ ਲਾਖ ਹੈਂ'। 
ਕੁਲ। 


'ਕੱਟਿਆ ਹੈ। 
'ਚਿੰਨ੍ਹ, ਨਿਸ਼ਾਨ। 
'ਕੁੱਤੇ। “ਸੂਰ। “ਗਧੇ ਦੀ। 


'ਦੇਹ ਦਾ ਮਿਥਯਾ ਗਿਆਨ। 
'ਸਤਿਗੁਰੂ ਬਣਾ ਕੇ ਭਾਵ ਧਾਰ ਕੇ। 
'ਕੁੱਤੇ ਵਾਂਗ। 


'ਬੂਹਮ ਨੂੰ ਆਪਣਾ ਸਰੂਪ ਜਾਣਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1471 


ਹੋ ਅੰਤ ਬੁਹਮ ਮੈਂ ਮਿਲੈਂ, ਜਲੈਂ ਜਲ ਜੈਸ ਢੁਲ' 

॥੭੬॥ 

ਇਤਨੇ ਮੈਂ ਕ੍ਰਿਪਾਲ, ਗੁਰੂ ਢਿਗ ਆਯੋ। 

ਕਟਿ ਕੁਪੀਨ' ਕਰ ਤੁੰਬਾ, ਕੁਤਕ? ਸੁਹਾਯੋ। 'ਲੱਕ ਨਾਲ ਲੌਗੋਟੀ। “ਮੋਟਾ ਸੋਟਾ। 

ਮਨੋ ਗਯਾਨ ਪੈ, ਹਿਤ ਕਲਯਾਨ ਵੈਰਾਗ ਤਪ। 

ਹੋ ਅਯੋ ਬਿਸ਼ਨੁ ਪੈ, ਮਹਾਂਦੇਵ ਕੈ ਦੱਤ ਅਪਿ' 'ਆਪ। 

॥੭੭॥ 

ਬੋਲੇ ਗੁਰੁ ਮੁਸਕਾਇ, ਗਏ ਕਹਿ ਚੇਲਕੇ'। 'ਚੇਲੇ। 

ਹੁਤੇ ਖਵੱਈਏ ਜੋ, ਕੜਾਹੁ ਤ੍ਰੈ ਮੇਲ ਕੇ'। 'ਤਿੰਨ ਮੇਲ ਦਾ (ਜਿਸ ਵਿੱਚ ਖੰਡ, ਘਿਉ, ਆਟਾ ਤਿੰਨੇ ਇੱਕੋ 
ਜਿਹੇ ਮੇਲੇ ਹੋਣ)। 

ਪਸੁ ਹਰਯਾਉ ਮਨਿੰਦ', ਸਿੱਖਨ ਘਰ ਚਰੈਂਗੇ। ਹਰੀ ਖੇਤੀ ਵੇਖ ਕੇ ਆਉਣ ਵਾਲੇ ਪਸ਼ੂ ਵਾਂਗ। 

ਹੋਂ ਐਸੇ ਭੇਖੀ ਪੁਨ ਪੁਨ, ਜਨਮੈਂ ਮਰੈਂਗੇ । ੭੮॥ 

ਗੁਰੁ ਕੋ ਕਾਰਜ ਪਰਯੋ, ਪੇਖਤੇ ਹੀ ਭਗੇ। 

ਕਹਾਂ ਲਰਾਵਨ ਹਮ, ਉਨਹੀ ਕੋ ਥੇ ਲਗੇ। 

ਹੇਤ ਪਰਖਬੇ, ਆਯੁਧ ਪਹਿਰਨ ਕੋ ਕਹੀ। 

ਹੋ ਬੈਠੇ ਕਰਤੇ ਭਜਨ, ਬਿਮੁਖਤਾ ਕਯੋਂ ਗਹੀ 

॥੭੯॥ 

ਹਾਥ ਜੋਰਿ ਕ੍ਰਿਪਾਲ, ਕਹੋ ਸੁਨਿ ਨਾਥ ਜੀ। 

ਬੇਮੁਖ ਸਨਮੁਖ ਰਖਨੋ, ਸਬਿ ਤੁਵ ਹਾਥ ਜੀ। 

ਮੂਢ ਮਤੀ ਨਹਿ ਲਖਤ, ਗੂਢ ਪ੍ਰਤਾਪ ਤੁਹਿ। 

॥੮੦॥ 

ਜਿਸ ਸਰੂਪ ਕੋ ਬ੍ਰਹਮਾਦਿਕ, ਨਹਿੰ ਪਾਇ ਹੈਂ। 

ਨਿਗਮਾਗਮ ਮਨ ਬਾਣੀ, ਪਰਾ ਬਤਾਇ ਹੈ'। 'ਵੇਦ ਸ਼ਾਸਤੁ ਮਨ ਬਾਣੀ ਤੋਂ ਪਰੇ ਦੱਸਦੇ ਹਨ। 

ਹਮਰੇ ਪੂਰਬ ਜਪ ਤਪ, ਭਾਗ ਭਲੇਰ ਹੈਂ"। 'ਚੰਗੇ ਹਨ। 

ਹੋ ਲੋਚਨ ਗੋਚਰ' ਜੋ ਸਰੁਪ, ਤੁਵ ਹੇਰ ਹੈਂ? 'ਅੱਖਾਂ ਸਾਹਮਣੇ। “ਦੇਖਦੇ ਹਾਂ। 

॥੮੧॥ 

ਐਸੇ ਪ੍ਰਭੂ ਕਾ ਸੰਗ, ਅਭਾਗੀ ਤਜਤ ਹੈਂ। 

ਸੁਰ ਨਰ ਮੁਨਿ ਜਨ ਜਿਨ ਕੇ, ਪਦ ਨਿਤ ਭਜਤ 

ਹੈਂ। 





1472 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਪ ਤੀਨ ਪੁਰ ਥਾਪਨ, ਖਾਪਨ ਹਾਰ ਹੈ”। 'ਰਚਨ ਵਾਲੇ ਤੇ ਨਾਸ ਕਰਨ ਵਾਲੇ ਹੋ। 

ਹੋ ਬਪੁਰੇ ਕਹਾਂ ਗਿਰੇਸ, ਜੁ ਮੰਡੈਂਰਾਰ ਹੈਂ! 'ਲੜਾਈਰਚ ਰਹੇ ਹਨ। 

॥੮੨॥ 

ਬੋਲੇ ਗੁਰੁ ਮੁਸਕਾਇ, ਮੂਲ ਮਾਹੰਤ ਜੋ। 

ਰਹੋ, ਡਾਲੀਆਂ ਔਰੈਂ ਭਵੈ ਬਯੰਤ ਤੰ'। '(ਦਰੱਖ਼ਤ ਦੇ) ਮੁੱਢ (ਵਾਂਗ) ਜੋ ਮਹੰਤ ਹੈ ਉਹ ਸਾਡੇ 
ਪਾਸਰਹਿ ਗਿਆ ਹੈ ਤਾਂ ਡਾਲੀਆਂ ਰੂਪ ਚੇਲੇ ਹੋਰ ਬੇਅੰਤ ਹੋ 
ਜਾਣਗੇ। 

ਕਹੋ ਸੰਤ ਭਗਵੰਤ ਰੂਪ, ਤੁਮ ਧਯਾਨ ਕੈ'। 'ਕਰਕੇ, ਲਾ ਕੇ। 

ਹੋ ਜੀਤ ਹੋਇ ਹੈ ਕਿਸ ਕੀ, ਲਰਿ ਰਣ ਠਾਨ ਕੈ 

॥੮੩॥ 

ਭੀਮ ਚੰਦ ਸੌਂ', ਬਾਈ ਧਾਰਨ ਕੇ ਪਤੀ। 

ਚਢ ਆਏ ਹਿਤ ਲਰਨ, ਸੈਨ ਲੈ ਸਥਿ ਅਤੀ'। 

ਦੇਸ ਕੋਸ਼' ਨਹਿਂ ਛੀਨਯੋ, ਹਮ ਨੇ ਕਾਹਿ ਕਾ। 

ਹੋ ਕਿਆ ਜਾਨੈ ਇਹੁ ਮੂਢ, ਹੰਕਾਰੀ ਚਾਹਿਂ ਕਾ' 

॥੮੪॥ 

ਸੁਨਿ ਮਹੰਤ ਕਰ ਜੋਰਿ, ਕਹਾ ਪੁਨ ਐਸ ਹੈ। 

ਨਰ ਲੀਲ੍ਹਾ ਇਵ ਬੂਝਤ, ਪੁ੍ਭੂ ਮੁਹਿ ਕੈਸ ਹੈ। 

ਆਪ ਰੂਪ ਕਰਤਾਰ, ਲੀਨ ਅਵਤਾਰ ਹੈ। 

ਹੋ ਗਯਾਤਾ ਤੀਨੋ ਕਾਲ, ਜੁ ਹੋਵਨ ਹਾਰ ਹੈ 

॥੮੫॥ 

ਜਯੋਂ ਬਾਲਕ ਮਿਲਿ ਖੇਲਤ, ਸੱਤ੍ਹ ਮਿੱਤ੍ਹਚਿ। 

ਵਾਸਤ੍ਰ ਰਾਗ ਨ ਦ੍ਰੈਸ਼, ਬ੍ਰਿਤਿ ਸਮਰਹਿਤ ਸਚ'। _ 'ਅਸਲ ਵਿੱਚ ਮੋਹ ਤੇ ਵੈਰ ਨਹੀਂ ਹੁੰਦਾ, (ਸੱਚ) ਨਿਸਚੇ ਵਿੱਚ 
ਬ੍ਰਿਤੀ ਇੱਕੋ ਜਿਹੀ ਰਹਿੰਦੀ ਹੈ। 

ਚਰਿਤ ਕਰਤ ਤਜੋਂ ਰਾਵਰ, ਨਰ ਤਨ ਧਰਨ ਕੇ!। 'ਧਾਰ ਕੇ। 

ਹੋ ਇਹੁ ਤੁਵ ਲੀਲ੍ਹਾ ਬਾਲ, ਖਯਾਲ ਜੋ ਲਰਨ ਕੇ 

॥੮੬॥ 

ਮਧੁ ਕੈਟਭ ਸੰਘਾਰੇ', ਜਲ ਮੈਂ ਪੈਠ ਕੇ”। 'ਮਾਰੇ। “ਵੜ ਕੇ। 

ਹਿਰਨ ਕੱਸਪ ਹਿਰਨਾਛਸ ਮਾਰੇ ਐਠ ਕੇ'। 'ਮਰੋੜ ਕੇ। 

ਰਾਵਣ ਕੰਸ ਸੁਬੰਸ, ਤ੍ਰੇਤੈ ਦਵਾਪਰੈ'। 

ਹੋ ਮਾਰੇ ਹਤਹੋ ਅਬਿ, ਗਿਰਪਤਿ ਕਯਾ ਬਾਪੁਰੈਂ 

॥੮੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1473 


ਮੱਤ ਮਤੰਗ' ਬ੍ਰਿੰਦ, ਸ਼ੇਰ ਸੋਂ ਕਿਆ ਲਰੈਂ। 'ਬਹੁਤੇ ਮਸਤ ਹਾਥੀ। 
ਸਰਪ ਸਰਵਰੀ', ਬੈਨਤੇਯ ਕੀ? ਕਬਿ ਕਰੈਂ। 'ਬਰਾਬਰੀ। “ਗਰੁੜ ਦੀ। 
ਰਾਵਰ ਰਵਿ ਤੈ ਦੁਰੈਂ, ਨਖਤ ਅਰਿ ਸੌ ਗੁਨੇ'। ।ਆਪ ਰੂਪ ਸੂਰਜ ਤੋਂ ਸੌ ਗੁਣਾ ਵੈਰੀ ਰੂਪ ਤਾਰੇ ਛੁਪ ਜਾਣਗੇ। 
ਹੋ ਬਿਜੈ ਲੱਛਮੀ ਸਦਾ, ਸੰਗ ਤੁਵ ਲੌ ਗੁਨੇ' 'ਫਤਹ ਰੂਪ ਲੱਛਮੀ ਸਦਾ ਤੱਕ ਤੁਹਾਡੇ ਨਾਲ (ਰਹਿਣਾ) 
॥੮੮॥ ਵਿਚਾਰਦੀ ਹੈ। 
ਸਹੀ ਸੁਖਦ ਅਸੀਸ ਯੁਤੈਂ, ਕਿਰਪਾਲ ਜੋ। 
ਕਹੇ ਬੈਨ ਸੁਨਿ ਸੁਭਟ, ਭਏ ਮੁਦ ਮਾਲ ਲੌ'। 00 
| 
ਤਯਾਰੀ ਸਾਰੀ ਜੰਗ ਕਰਨ ਕੀ, ਬਰਨ ਪੈ'। 'ਪੁਨਾ ਕਹਿ ਕੇ। 
ਹੋਂ ਧਜਾਇ ਭਯੋ ਥਿਰ ਈਹਾਂ, ਬੰਦ ਗੁਰੁ ਬਚਨ ਪੈ 
॥੮੯॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਸਾਨ ਸਿੰਘ ਵਿਰਚਿਤੇ 'ਜੰਗ ਤਯਾਰੀ' ਬਰਨਨੰ ਨਾਮ 
ਜ਼ੁਰੰਜਵੋਂ ਬਿਸਹਾਮ ॥੫੪॥ 





1474 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫੫. (ਜੰਗ ਭੰਗਾਣੀ, ਬੇਈਮਾਨ ਪਠਾਣ ਪਹਾੜੀਆਂ ਨਾਲ ਜਾ ਮਿਲੇ] 


ਕਬਿੱਤ: 
ਮਾਯਾ ਕੀ ਮਹਾਨਤਾ ਐ ਮਾਨਤਾ ਲੈ ਮਥੁਰਾ ਤੈ, 
ਕਾਂਤੀ ਕੀ ਕਰਾਂਤੀ ਕਮਨੀਯਤਾ ਲੈ ਕਾਂਸੀ ਕੋ'। 


ਦਰਪ ਦਵਾਰਕਾ ਕੋ ਹੌਸਲਾ ਹਿਵੰਤਕਾ ਕੋ, 
ਅੰਧ ਕੋ ਅਰੂਜ ਲੈ ਨਮੂਜ ਬਿੱਸ੍ਹ ਬਾਸੀ ਕੋ'। 


ਸੱਤ ਸੱਤ ਲੋਕ ਤੈ ਮਹੱਤ ਹਰਿ ਓਕ ਤੈ ਲੈ, 
ਰਾਮਦਾਸ ਗੁਰੁ ਪੁਰ ਰਚਜਯੋ ਹੁਲਾਸੀ ਕੋ'। 


ਮੋਖ ਭੋਗ ਦਾਸੀ ਜਹਾਂ ਕਟਿਤਿ ਚੁਰਾਸੀ, 
ਹਰਿ ਗਯਾਨ ਹੈ ਨਿਵਾਸੀ ਕ੍ਯੋਂ ਨ ਪੈਂਹ 
ਅਬਿਨਾਸੀ ਕੋ' ॥੧॥ 


<< 


ਦੋਹਰਾ: 
ਜੰਗ ਭੰਗਾਣੀ ਕਾ ਕਹੈਂ, ਏਸ ਅਧਯਾਇ ਮਝਾਰ। 
ਆਮਦ ਸੁਨਿ ਕੋਹੀਨ ਕੀ', ਭਏ ਗੁਰੂ ਜਬਿ 
ਤਯਾਰ ॥੨॥ 

ਅੜਿੱਲ ਛੰਦ: 

ਕਹਯੋ ਇਮ ਆਇ ਕੈ। 

ਨਿਮਕ ਹਰਾਮ ਪਠਾਨ, 

ਮਿਲੇ ਉਤ ਜਾਇ ਕੈ। 

ਫਤੇ ਸ਼ਾਹਿ ਦੈ ਆਦਰ, ਸਾਦਰ ਰਖ ਲੀਏ। 

ਹੋ ਫੌਜ ਕਿਤਿਕ ਗੁਰੁ ਕੰਨੇ', ਬੂਝਨ ਸੋ ਕੀਏ 
॥੩॥ 

ਭਾਖਯੋ ਭੀਖਨ ਖਾਨ, ਫੌਜ ਗੁਰੁ ਪਾਸ ਕੁਹਿ'। 

ਹਮ ਹੀ ਹੁਤੇ ਸਿਪਾਹੀ, ਆਏ ਪਾਸ ਤੁਹਿ। 

ਨਾਈ ਛੀਂਬੇ ਰੋੜੇ, ਖੱਤ੍ਰੀ ਜਾਟ ਹੈਂ। 


ਮਾਇਆ ਪੁਰੀ ਦੀ ਵਡਿਆਈ ਤੇ ਮਥਰਾ ਦੀ ਮੰਨਤ ਲੈ ਕੇ, 
ਕਾਂਤੀ ਦੀ ਚਮਕ ਤੇ ਸੁੰਦਰਤਾ ਕਾਂਸ਼ੀ ਦੀ ਲੈ ਕੇ। 


'ਉਤਸ਼ਾਹ ਦੁਆਰਕਾ ਦਾ, ਹੌਸਲਾ ਅਵੰਤਕਾ ਦਾ, ਅਜੁਧਿਆ 
ਦੀ ਤਰੱਕੀ ਤੇ ਪ੍ਰਮੇਸ਼ਰ ਦੀ ਮਸ਼ਹੂਰੀ। 


'ਸੱਤ ਲੋਕ ਤੋਂ ਸੱਚ, ਵੱਡਾ ਪਨ ਸਚਖੰਡ ਤੋਂ ਲੈ ਕੇ ਸ੍ਰੀ ਗੁਰੂ 
ਰਾਮਦਾਸ ਜੀ ਨੇ ਅਨੰਦ ਦਾਇਕ ਸ਼ਹਿਰ (ਅੰਮ੍ਰਿਤਸਰ) 
ਬਣਾਇਆ। 


'ਮੁਕਤੀ ਦੇ ਪਦਾਰਥ ਜਿੱਥੇ ਦਾਸ ਬਣ ਕੇ ਰਹਿੰਦੇ ਹਨ, 
ਚੁਰਾਸੀ ਕੱਟੀ ਦੀ ਹੈ, ਗਿਆਨ ਸਿੰਘ ਕਹਿੰਦਾ ਹੈ ਕਿ ਉਸ 
ਪੁਰੀ ਦੇ ਵੱਸਣ ਵਾਲੇ ਹੋ ਕੇ ਕਿਉਂ ਨ ਅਬਿਨਾਸ਼ੀ ਪੁਮੇਸ਼ਰ ਨੂੰ 
ਪਾਉਣੰਗੇ। 


'ਪਹਾੜੀਆਂ ਦੇ ਆਉਣ ਦੀ (ਖ਼ਬਰ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1475 


ਹੋ ਬਨਕ ਕੁਲਾਲ ਕਲਾਲਨਿ ਮਾਲਿਨਿ ਠਾਟ ਹੈਂ! 'ਬਾਣੀਆਂ, ਘੁਮਿਆਰਾਂ, ਕਲਾਲਾਂ ਤੇ ਮਾਲੀਆਂ ਦੇ ਇਕੱਠ 

॥੪॥ ਹਨ (ਕਲਾਲ=ਇਕ ਗੋਤ੍ਰ)। 

ਗਿਨਤੀ ਮਿਨਤੀ ਕਹਾਂ, ਇਨੋਂ ਕੀ ਜੇ ਕਹੈਂ। 

ਜੰਗ ਦੇਖ ਜੋ, ਠਹਿਰੈਂ ਘਰੀ ਨ ਏਕ ਹੈਂ। 

ਗੁਰੂ ਬਹਾਦਰ ਬਲੀ, ਬੀਰ ਇਕ ਠੀਕ ਹੈ। 

ਹੋ ਪਾਂਚ ਭਣੇਂਵੇ, ਮਾਮੂ ਇਕ ਗੁਰੂ ਨੀਕ ਹੈ' 

॥੫॥ 

ਪਾਂਚ ਚਾਰ ਰਜਪੂਤ, ਕਹੀਂ ਤੈ ਆ ਰਹੇ। 

ਪੀਰ ਸਡੌਰੇ ਵਾਰ, ਬੀਰ ਕਿਛੁ ਹੈ ਵਹੇ'। 'ਉਹ। 

ਬਾਕੀ ਨਾਗੜ ਗੁੱਦੀ, ਭਰ ਰਹੀ ਆਮ ਹੈ'। (ਨਾਗੜ ਗੁੱਦੀ) ਕਮੀਨ ਜ਼ਾਤਾਂ ਦਾ ਇਕੱਠ (ਆਮ) ਬਹੁਤ 
ਭਰ ਰਿਹਾ ਹੈ। 


ਹੋ ਔਰ ਫੌਜ ਗੁਰੂ ਪਾਸ, ਖੁਦਾ ਕਾ ਨਾਮ ਹੈ 

॥੬॥ 

ਬਾਂਰਾ ਜਾਤਿ ਸਨਾਤ, ਸੱਤ ਜਗ ਜੋ ਕਹੀ'। ਬਾਰਾਂ ਨੀਚ ਜਾਤਾਂ ਜੋ ਠੀਕ ਜਗਤ 'ਚ ਕਹੀਆਂ ਹਨ। 

ਸੋ ਭਰਤੀ ਖੁਰਗੀਨ, ਗੁਰੁ ਢਿਗ ਸਬਿ ਸਹੀ'। __ 'ਉਹ ਸਾਰੇ ਗੁਰੂ ਕੋਲ ਅਸਲ ਵਿੱਚ (ਖੁਰਗੀਨ) ਤਹਿਰੂ ਦੀ 


ਭਰਤੀ ਵਾਂਗ ਹਨ। 
ਤੁਮ ਸੋਂ ਲਰਨੇ ਜੋਗ, ਨ ਕੋਇ ਦਿਖੀਤ ਹੈ। 
ਹੋ ਤੁਮ ਭੀ ਰਹੋ ਕਿਨਾਰੇ, ਹਮ ਹੀ ਜੀਤ ਹੈਂ 
॥੭॥ 
ਔਰ ਤਲਬ ਕੀ ਤਲੰਬ', ਨ ਤੁਮ ਤੇ ਕਿਛੁ ਹਮੈਂ। _ 'ਤਨਖਾਹ ਦੀ ਇੱਛਾ। 
ਦੇਹੁ ਮਾਫ ਕਰਿ ਲੂਟ, ਗੁਰੂ ਘਰ ਹਮਲ ਮੈ'। 'ਹਮਲੇ ਵਿੱਚ (ਅ) (ਜੋ) (ਹਮ) ਅਸੀਂ (ਲਮੈਂ) ਲੈ ਲਈਏ। 
ਪਤਿਸ਼ਾਹਿਨ ਢਿਗ ਨਾਹਿਨ, ਦੌਲਤ ਇਤਿਕ ਹੈ। 
ਹੋ ਗੁਰੁ ਢਿਗ ਮਾਯਾ ਆਜ, ਪੇਖੀਅਤ ਜਿਤਿਕ ਹੈ 
॥੮॥ 
ਮਨ ਮਾਯਾ ਭਰਮਾਯਾ, ਪਾਯਾ ਗਯਾਨ ਨਹਿਂ। 
ਰਾਜਨਿ ਮਤਾ ਪਕਾਯਾ, ਲੀਨੇ ਰਾਖ ਵਹਿ। 
ਬਡਯੋ ਗਰਬ, ਚਢਿ ਸਰਬ ਅਗਾਰੀ ਬਢ ਗਏ। 
ਹੋ ਅਨਗਨ ਦਲ ਮਿਲਿ ਦੁੱਜਨ', ਓਰੜ? ਚਢਿ 
ਅਏ ॥੯॥ 
ਬਾਜਤ ਦੁੰਦਭਿ ਬ੍ਰਿੰਦ' , ਮੇਘ ਜਨੁ ਗਾਜ ਹੀਂ। 
ਕਹਸੋ ਸਿੱਖ, ਸੋ ਐੱਹ ਭੰਗਾਣੀ ਆਜ ਹੀ। 





1476 


ਸੁਨਿ ਗੁਰੁ ਪੂਰਨ, ਤੂਰਨ' ਤਯਾਰੀ ਹੈ ਕਰੀ। 

ਹੋ ਬਜਵਾਯੋ ਰਣਜੀਤ, ਨਗਾਰਾ ਤਿਸ ਘਰੀ 
॥੧੦॥ 

ਸ਼ਸਤਰ ਬਸਤ ਬਖਤ੍ਰ' ਸਜਿ, ਦਲ ਗੁਰੁ ਚਢਯੋ। 
ਗਿਰ ਗਿਰਾਟ ਗਿਰਪਤੀਅਨਿ, ਖਰਭਰ ਅਤਿ 
ਬਢਯੋ'। 

ਕਲਗੀਧਰ ਪੋਸ਼ਾਕ ਪਾਕ', ਧਰਿ ਜੰਗ ਕੀ। 

ਹੋ ਸੂਖਮ ਅਕਟ ਸੰਜੋਇ, ਫੁਲਾਦੀ ਅੰਗ ਕੀ' 
॥੧੧॥ 

ਹੀਰੇ ਕੁੰਦਨ ਜਟਿਤ ਮੁਸਟ, ਖਗ ਪਹਿਰ ਕਰਿ'। 


ਕਠਿਨ ਕੁਵੰਡ ਪ੍ਚੰਡ, ਕੰਧ ਪੈ ਧਰਯੋ ਵਰ'। 
ਪੂਰਤ ਤੀਰ ਤੁਨੀਰ, ਕਸਯੋ ਕਟਿ ਖਚਤ ਮਨਿ'। 


ਹੋ ਕਿਧੋਂ ਸਦਨ ਅਹਿ ਕਾਲ, ਹਰਨ ਹਿਤ 
ਅਰਿਨਿ ਗਨ! ॥੧੨॥ 
ਪੇਸ਼ ਕਬਜ਼' ਪਿਸਤੌਲ, ਤਮੰਚਾ” ਪੰਚ ਕਲਾ। 


ਕਸੇ-ਕਮਰ ਯੁਤ ਕਮਰ, ਸਮਰ ਹਿਤ ਗੁਰੂ 
ਭਲ'। 


ਸੰਗੋ ਸ਼ਾਹ, ਗੁਲਾਬ ਚੰਦ, ਸਸਿ ਮਾਹਰੀ'। 
ਗੰਗਾਰਾਮ ਸੁ ਜੀਤ ਮੱਲ, ਭਲ ਕਾਹਰੀ' ॥ ੧੩॥ 
ਬੀਬੀ ਬੀਰੋ ਕੇਰ ਪੂਤ, ਭਟ ਪਾਂਚ ਜੇ। 

ਹੋਂ ਚਢੇ ਬੀਰ ਜਨੁ ਪਾਂਚੋਂ, ਪਾਂਡਵ ਸਾਚ ਥੇ। 

ਨੰਦ ਚੰਦ ਮਾਸੰਦ, ਬੁਲੌਦ ਜੁ ਬੀਰ ਥਾ। 
ਦਯਾਰਾਮ ਕ੍ਰਿਪਾਲ ਚੰਦ, ਭਟ ਧੀਰ ਥਾ ॥ ੧੪ ॥ 
ਉਦਾ, ਧਰਮਾ, ਸਾਂਗਾ, ਚੰਦਨ ਆਦਿ ਭਟ। 

ਹੋ ਛਕੇ ਛੋਭ' ਸਭਿ ਛੱਤੀ ਅੱਤ੍ਰੀ! ਅਏ ਝੱਟ। 
ਰੱਖਕ ਕੇਤਿਕ ਸੁਭਟ ਕਿਲੇ ਮੈਂ ਛੋਰ ਕੈ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਛੇਤੀ। 


'ਸੰਜੋਆਂ। 
'ਧੈਂਸਿਆਂ ਦਾ (ਗਿਰ ਗਿਰਾਟ) ਭਾਰੀ ਡੰਡ-ਰੌਲਾ (ਸੁਣ ਕੇ) 
ਪਹਾੜੀ ਰਾਜਿਆਂ ਅੰਦਰ [ਖਰਭਰ) ਘਬਰਾਹਟ ਵਧ ਗਈ। 


'ਪਵਿੱਤ੍ਰ। 
'ਸਰੀਰ (ਉੱਪਰ ਧਾਰਨ) ਕੀਤੀ। 


'ਹੀਰਿਆਂ ਨਾਲ ਜੜੀ ਹੋਈ ਸੋਨੇ ਦੀ ਮੁੱਠ ਵਾਲੀ ਤਲਵਾਰ 

ਪਹਿਨ ਕੇ। 

'ਕਰੜਾ (ਪ੍ਰਚੰਡ) ਭਾਰਾ ਤੇ ਸ੍ਰੇਸ਼ਟ (ਕੁਵੰਡ) ਧਨੁਸ਼ ਮੋਢੇ 
ਰੱਖਿਆ। 

'ਤੀਰਾਂ ਦਾ ਭਰਿਆ ਹੋਇਆ (ਤੁਨੀਰ) ਭੱਥਾ ਮਣੀਆਂ ਨਾਲ 

ਜੜਤ ਹੋਇਆ ਲੱਕ ਨਾਲ ਕੱਸਿਆ। 

ਜਾਂ ਇਹ ਕਾਲ ਰੂਪ ਸੱਪਾਂ ਦਾ ਘਰ ਹੈ ਸਾਰੇ ਵੈਰੀਆਂ ਨੂੰ 

ਮਾਰਨ ਲਈ। 

'ਕਰਦ ਦੀ ਸ਼ਕਲ ਦਾ ਇਕ ਸ਼ਸਤ੍ਰ। “ਲੋਬੀ ਨਾਲੀ ਦਾ 

ਪਿਸਤੌਲ। “ਆਸਾਮ ਦੇ ਰਾਜੇਰਤਨਰਾਇ ਵੱਲੋਂ ਭੇਟਾ ਕੀਤਾ 

ਗਿਆ ਪੰਜ ਕਲਾਂ ਵਾਲਾ ਸ਼ਸਤ੍। 

'ਗੁਰਾਂ ਨੇ ਚੰਗੀ ਤਰ੍ਹਾਂ ਕਮਰ ਕਸੇ ਸਣੇ (ਸਾਰੇ ਸ਼ਸਤ੍ਹ) ਲੱਕ 

ਨਾਲ ਜੰਗ ਵਾਸਤੇ (ਕੱਸੇ)। 

'ਮਾਹਰੀ ਚੰਦ। 

'ਚੰਗੇ (ਕਾਹਰੀ) ਫੁਰਤੀਲੇ। 


'ਕ੍ਰੋਧ 'ਚ ਭਰੇ ਹੋਏ। “ਸ਼ਸਤ੍ਰ ਧਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1477 


ਬਾਕੀ ਦਲ ਭਲ ਸਤਿਗੁਰੁ, ਬੀਰ ਬਟੋਰ ਕੈ! 'ਇਕੱਠੇ ਕਰਕੇ। 

॥੧੫॥ 

ਪ੍ਰਥਮ ਭਗਵਤੀ ਧਜਾਇ' ਨਾਮ ਨਵ ਗੁਰੁਨਿ ਲੈ। _ 'ਪਿਿਥਮ ਭਗਉਤੀ ਸਿਮਰ ਕੈ। 

ਹੋ ਕਰਿ ਬੰਦਨ ਅਰਦਾਸ, ਚਢੇ ਗੁਰੁ ਸੁਰਨ' ਲੈ। _'ਸੂਰਮਿਆਂ ਨੂੰ। 

ਸ਼ਗਨ ਭਏ ਸਭਿ ਨੀਕ, ਦਾਇਕੈ ਜੀਤ ਜੇ। 

ਚਾਲੇ ਤੁਰੇ' ਨਚਾਵਤ, ਭਾਵਤ ਮੀਤ ਥੇ ॥੧੬॥ _ 'ਘੋੜੇ। 

ਬਾਜਤ ਦੁੰਦਭਿ, ਗਾਜਤ ਹਯ ਸਬਿ ਸੂਰਮੇ। 

ਹੋ ਨੁਰ ਸੁਰ ਕੋ ਢਾਪਯੋ, ਨਭ ਭਰ ਧੁਰ ਮੇਂ”। 'ਸੂਰਜ ਦਾ ਚਾਨਣ ਢੱਕ ਲਿਆ, ਅਕਾਸ਼ ਧੂੜ ਨਾਲ ਭਰਿ 
ਨਾ ਰੰ ਗਿਆ। 

ਤਬਿ ਗੁਰੁ ਹੁਕਮ ਸੁਨਾਯੋ, ਸੰਗੋ ਸ਼ਾਹਿ ਸੈਂ। 

ਗਾਡੋ ਰਣ ਖੰਭ ਜਾਇ, ਭੱਗਾਣੀ ਠਾਂਹਿ ਜੈ 

॥੧੭॥ 

ਤਹਿਂ ਘਾਲੋ ਘਮਸਾਣ, ਰੋਕ ਕੈ ਸੱਤਰ ਕੋ। 

ਹੋ ਹਮ ਤੁਮ ਪੁਸ਼ਤ ਪਨਾਹਿ, ਆਇ ਹੈਂ ਤੱਤੁ ਕੋ ਸਰ ਤੇਰੀਰੱਖਿਆ ਵਾਸਤੇ (ਤੱਤ) ਉਸ ਤਰਫ਼ 

| 


ਸੰਗੋ ਸ਼ਾਹ ਉਤਸ਼ਾਹ ਸੰਗ, ਨਿਜ ਸੈਨ ਲੈ। 


ਜਾਇ ਅਰਯੋ ਅਰਿ ਸੰਗ, ਮੋਰਚਾ ਐਨ ਲੈ 
॥੧੮॥ 

ਫਤੇ ਸ਼ਾਹਿ ਸਸਿ ਭੀਮ ਨ੍ਰਿਪ, ਸਸਿ ਹਰੀ ਜੋ। 

ਹੋ ਬਢੇ ਅੱਗੂ, ਅਤਿ ਮਢੇ ਰੋਹ ਬਿਧਿ ਖਰੀ ਸੋਂ!। _ 'ਚੰਗੀ ਤਰ੍ਹਾਂ ਬਹੁਤੇ ਗੁੱਸੇ 'ਚ ਮੜ੍ਹੇ ਹੋਏ। 
ਕਈ ਸਹਿਸ ਬਡ ਸੂਰੇ, ਛੱਤ੍ਰੀ ਛਿਤ ਪਤੀ'। 'ਰਾਜੇ। 
ਮਾਰ ਬੁਕਾਰੇ ਕਰਿ, ਢਿਗ_ਢੁੱਕੇ ਸੋ _ਅਤੀ 
॥੧੯॥ 

ਢੋਲ ਨਗਾਰੇ ਬੱਜਤ, ਆਮੋ ਸਾਮਣੈ। 

ਹੋਂ ਦਯਾਰਾਮ ਤਬਿ ਭਾਖਜੋ, ਗੁਰੁ ਪੈ ਬਾਮਣੈ'। 

ਸੂਰਬੀਰ ਬਡ ਧੀਰ, ਭੀਰ ਅਰਿ ਅਗਨਤੈ'। 

ਲਰਨ ਮਰਨ ਹਿਤ, ਕੰਗਨੇ ਬਾਂਧੇ ਸ਼ਗਨ ਤੈ' 
॥੨੦॥ 

ਮਹਾਰਾਜ ਸਰਕਾਰ ਸਚੀ, ਹੈਂ ਸੱਚ ਭਨੈਂ ਹਮ। 

ਹੋ ਇਸ ਤੈ ਸੌਗੁਨ ਆਵੈਂ, ਤੌ ਭੀ ਨਾਹਿ ਗਮ। 





1478 


ਸਥਿ ਛਰਰੇ ਕੀ ਚਿਰੀਆਂ, ਘਿਰੀਆਂ ਮਿਿਤੁ ਹੈ'। 


ਸ਼ਲਭਨ ਕੀ ਕਿਛੁ ਗਿਨਤੀ, ਬਾਜ ਨ ਕਿਰਤ ਹੈ” 
॥੨੧॥ 

ਸੁਨਿ ਬਿਹਸੇ ਸੋਢੀਸ, ਛੇਰ ਤੂਰੰਗ ਕੈ'। 

ਹੋ ਤੁੰਗ ਨੌਰ' ਜਾ ਥਿਰੇ, ਸੰਗ ਭਟ ਭੀਰ ਲੈ 
॥੨੨॥ 

ਕਬਿੱਤ: 

ਬੋਲਯੋ ਦਿਜੇਸ' ਜਗਤੇਸ ਜੂ ਬਿਸੇਸ ਹੇਰੋ, 

ਠਾਢੋ ਹੈ ਨਰੇਸ ਹਰੀ ਚੰਦ ਏ ਚੰਦੇਰੀ ਕੋ। 

ਦਾਨੀ ਮਹਾਂ ਮਾਨੀ ਬੀਰ ਜੰਗ ਕੋ ਜਿੱਤਜਾ ਧੀਰ, 
ਕਾਲ ਸੋਂ ਲੱਗਯਾ ਪੈ ਨ ਕੱਯਾ ਏਰ ਫੇਰੀ ਕੋ'। 


ਤਾਂ ਕੇ ਪਾਛੇ ਠਾਢੋ ਆਛੇ ਜੰਗ ਫਤੇ ਸ਼ਾਹਿ ਬਾਂਛੇ, 
ਚਿੰਤਾ ਲਾਜ ਗਹਜੋ ਸਾਛੇ' ਛੁੱਤੂੰ ਜੁ ਗੇਰੀ ਕੋ?। 


ਤਾਂ ਕੇ ਬਾਈ ਓਰ' ਜੋ ਦਿਖਾਈ ਦੇਤ ਛੱਤ੍ਰਿ ਚੌਰਿ, 
ਕਹਿਲੂਰ ਮੌਰ ਹੈ, ਨ ਜੰਗ ਤੌਰ ਦੇਰੀ ਕੋ 
॥੨੩॥ 

ਤਾਂਹੀ ਕੇ ਨਿਕਟਿ ਅਤਿ ਬਿਕਟ' ਕਟੋਚ ਪੋਚ”, 

ਸੋਚਤ ਸੁ ਓਟ ਐ ਪੈ ਲੋਚਤ ਹੈ ਜੀਤ ਕੈ'। 

ਔਰ ਯੇ ਹਜੂਰੀ ਜਸਵਾਲ ਡਢਵਾਲ ਠਾਢੇ, 

ਚਾਢੇ ਚਖੁ ਗਾਢੇ ਜੰਗ ਆਢੇ ਆਏ ਮੀਤ ਕੈ'। 


ਦਾਏਂ ਦਿਸ' ਦੇਖੀਏ ਪਠਾਨ ਬੇਈਮਾਨ ਥਿਰੇ, 
ਨਿਮਕ ਹਰਾਮ ਧਾਮ ਜੈਹੈਂ ਜਮ ਹੀਤ ਕੈ'। 

ਔਰ ਜੇ ਅਨੇਕ ਏਕ ਏਕ ਕੋ ਭਗੈ ਹੈਂ ਛੇਕਿ, 
ਆਏ ਏਕ-ਮੇਕ ਹੂ ਕੁਨੇਕ ਯੇ ਅਨੀਤਿ ਕੈ' 
॥੨੪॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਇਹ ਸਾਰੇ ਇਕ ਛਰਰੇ ਦੀਆਂ ਚਿੜੀਆਂ ਹਨ ਜੋ ਮੌਤ ਨੇ 
ਘੇਰੀਆਂ ਹਨ। (ਛਰਰਾ=ਬੰਦੂਕ 'ਚੋਂ ਛਰ ਕਰ ਕੇ ਨਿਕਲ ਕੇ 
ਜਾਨਵਰ ਮਾਰਨ ਵਾਲੀ ਸਿੱਕੇ ਦੀ ਬਰੀਕ ਗੋਲੀ।) 

'ਜਿਵੇਂ ਬਾਜ਼ ਹਮਲਾ ਕਰਨ ਲੱਗਿਆਂ ਭਮੱਕੜਾਂ ਦੀ ਕੁਝ 
ਗਿਣਤੀ ਨਹੀਂ ਕਰਦਾ। 

ਘੋੜਾ ਛੇੜ ਕੇ। 

'ਉੱਚੀ ਜਗ੍ਹਾ। 


'ਉੱਤਮ ਬ੍ਰਹਮਣ। 


'ਕਾਲ ਨਾਲ ਲੱਗਿਆਂ ਭਾਵ ਮੌਤ ਸਮੇਂ ਹੇਰਾ-ਫੇਰੀ ਨਹੀਂ 
ਕਰਦਾ। 


'ਸਾਹਮਣੇ। “ਜਿਵੇਂ ਗੇਰੀ ਦਾ (ਛੁਤੰ) ਊਠ ਖੜਾ ਹੈ 
(ਸ਼ੁਤਰ=ਊਠ।) 

ਖੱਬੇ ਪਾਸੇ। 

ਛਤਰ ਚੌਰ ਵਾਲਾ ਕਹਿਲੂਰ ਰਿਆਸਤ ਦਾ ਸ਼੍ਰੋਮਣੀ (ਭੀਮ 
ਚੰਦ) ਹੈ ਜਿਸ ਦੀ (ਤੌਰ) ਚਾਲ ਢਾਲ ਤੋ' ਪਤਾ ਲੱਗਦਾ ਹੈ ਕਿ 
ਜੰਗ 'ਚ ਕੋਈ ਦੇਰੀ ਨਹੀਂ। 

'ਸਖ਼ਤ। “ਨੀਚ। 

'ਜਿੱਤ ਚਾਹੁੰਦਾ ਹੈ। 


'ਹੋਰ ਕੋਲ ਹੀ ਇਹ ਜਸਵਾਲ ਤੇ ਡਢਵਾਲ ਰਿਆਸਤਾਂ ਦੇ 
ਰਾਜੇ ਨੇਤ੍ਰ ਚੜ੍ਹਾ ਕੇ ਖੜ੍ਹੇ ਹਨ ਜੋ ਤਕੜਾ ਜੰਗ ਕਰਨ ਲਈ 
ਆਪਣੇ ਮਿੱਤੂ (ਭੀਮ ਚੰਦ) ਦੇ (ਆਢੇ) ਨਾਲ ਆਏ ਹਨ। 
ਸੱਜੇ ਪਾਸੇ। 

'ਹਿਤ ਕਰ ਕੇ ਜਮ ਦੇ ਘਰ ਜਾਣਗੇ। 

'ਹੋਰ ਜਿਹੜੇ ਅਨੇਕਾਂ (ਕੁਨੇਕ) ਖੋਟੇ (ਅਨੀਤ) ਬੇਈਮਾਨੀ 


ਨਾਲ ਇਕ-ਮਿਕ ਹੋ ਕੇ ਆਏ ਹਨ, ਇਹਨਾਂ ਨੂੰ ਇਕ ਇਕ 
ਨੂੰ (ਛੇਕ) ਵਿੰਨ੍ਹ ਕੇ ਭਜਾ ਦਿਆਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਾਖ ਗੁਨੇਂ ਕਯੋਂ ਨ ਐਹੈਂ ਸਾਖ' ਦੈ ਗੁਰੂ ਕੀ ਕੈਹੈਂ 
ਹਮ ਤੂੰ ਹਤੇ ਹੈਂ! ਯੇ ਪਲੈ ਹੈਂ? ਮਾਰ ਖਾਇ ਕੈ। 
ਹੌਸ' ਨਾਰਹਿਨ ਦੈਹੈਂ ਬੀਰ ਬੀਰ ਸੋਂ ਲਰੈ ਹੈ 
ਹੂਰਨ ਸੁ ਪੈਰੀਂ ਜੋਹੈਂ ਸੁਰਪੁਰ ਧਾਇ ਕੈ। 

ਭੈਰੋਂ ਭੂਤ ਜੋਗਨੀ ਜਮਾਤ ਕੋ ਰਜੈ ਹੈਂ ਬੇਗ', 
ਤੇਗਨ ਚਖੈ ਹੈਂ ਸ੍ਰ ਔਨ ਅਰਿ ਘਾਇ ਕੈ?। 
ਪੈ ਹੈਂ ਹਮ ਜੀਤ ਕੋ ਗਵੈ ਹੈਂ ਗੁਰੁ ਗੀਤ ਕੋ, 
ਰਖੈ ਹੈਂ ਧਰਮ ਨੀਤਿ ਕੋ ਸੁਨੈ ਹੈਂ ਸਾਚ ਭਾਇ ਕੈ' 
॥੨੫॥ 
ਐਸੇ ਗੁਰ ਸੁਨਿ ਪੁਨ ਕੀਨ ਜਿਨਿ ਸੰਖ ਧੁਨਿ', 
ਬਿਦਰੇ ਹੈਂ ਅਰਿਨ ਕੇ ਉਰ ਦਹਿਲਾਇ ਕੈ'। 
ਧੀਰਜ ਧਰੈ ਕੈ ਸੋ ਬਜੈ ਕੈ ਨਿਜ ਨਿਜ ਸੰਖ, 
ਅਗਰ ਬਢੈ ਕੈ ਲਰੇ ਐ ਕੈ ਅਤਿ ਜਾਇ ਕੈ। 
ਸੂਰ ਨ ਦਿਖਾਤ ਨਭ ਧੂਰਨ ਤੈ ਪੂਰਨ ਭਾ, 
ਹੂਰਨ ਕੇ ਹੇਰਨ ਕੋ ਸੂਰਨ ਚਹਾਇ ਕੈ'। 


ਮਾਰ ਮਾਰ ਰਹੇ ਸੋ ਪੁਕਾਰ ਬਾਰ ਬਾਰ ਬੀਰ, 
ਬੀਰਨ ਪੈ ਬੀਰਤਾ ਬਿਸੇਸ ਚਢੀ ਆਇ ਕੈ 


॥੨੬॥ 

ਰੰਗ ਭੂਮ ਮੈਂ ਸੁਰੰਗ ਔਰ ਹੀ ਦਿਖਾਇਓ ਢੰਗ', 
ਅਧਿਕ ਉਮੰਗ ਸੰਗ ਅੰਗ ਉਭਰਨ ਹੈੱ”। 

ਮੋਚ ਕੈ ਸੰਕੋਚ ਸੋਚ ਲੋਚ ਕੈ ਲਰਨ ਲਾਗੇ, 
ਕਲਗੀਧਰਨ ਆਗੇ ਕਰਨੀ ਕਰਨ ਹੈਂ”। 


ਪਰਨ ਕਰਨ ਏਕ ਚਰਨ ਟਰਨ ਨਾਹਿ, 
ਲਰਨ ਮਰਨ ਮਾੰਡੇ ਖਾਂਡੇ ਲੈ ਕਰਨ ਹੈਂ”। 


ਬਰਨ ਅਬਰਨ ਨਿਹਰਨ ਪਰਨ ਸਭਿ, 
ਏਕਸੇ ਲਰਨ ਸਮ ਭੀਮ ਅ ਕਰਨ ਹੈਂ! ॥੨੭॥ 


1479 


'ਗਵਾਹੀ। 

'ਮਾਰਾਂਗੇ। “ਭੱਜਣਗੇ। 

'ਇੱਛਾ। 

ਉਹ ਹੂਰਾਂ (ਅਪੱਛਰਾਂ) ਪਾ ਲੈਣਗੇ। 
'ਛੇਤੀ। 

'ਲਹੂ। “ਵੈਰੀਆਂ ਨੂੰ ਮਾਰ ਕੇ ਆਵਾਂਗੇ। 


'ਸਹੀ ਢੰਗ ਨਾਲ। 


'ਅਵਾਜ਼। 
'ਵੈਰੀਆਂ ਦੇ ਦਿਲ ਕੰਬ ਕੇ (ਬਿਦਰ) ਫਟ ਗਏ। 


'ਸੂਰਜ ਨਹੀਂ ਦਿਸਦਾ, ਅਕਾਸ਼ ਧੂੜ ਨਾਲ ਭਰ ਗਿਆ, 
ਸੂਰਮੇ ਹੂਰਾਂ ਦੇਖਣ ਨੂੰ ਚਾਹੁੰਦੇ ਹਨ। 


ਮੈਦਾਨੇ ਜੰਗ ਵਿੱਚ ਹੋਰ ਹੀ ਢੰਗ ਦਾ ਸ੍ਰੇਸ਼ਟਰੰਗ ਦਿਖਾਇਆ। 
!ਉਭਰਦੇ ਹਨ। 

'ਸੰਕੋਚ ਤੇ ਸੋਚ ਛੱਡ ਕੇ ਚਾਹ ਕੇ ਲੜਨ ਲੱਗ ਪਏ, 
ਕਲਗੀਧਰ ਜੀ ਸਭ ਤੋਂ ਅੱਗੇ (ਹੋ ਕੇ ਜੰਗ ਦੀ) ਕਰਨੀ ਕਰਨ 
ਲੱਗੇ। 

'ਪੁਣ ਕਰਦੇ ਹਨ ਕਿ ਇਕ ਪੈਰ ਵੀ ਪਿੱਛੇ ਨਹੀਂ ਹਟਾਂਗੇ, 


(ਸਾਰਿਆਂ ਨੇ) ਹੱਥਾਂ 'ਚ ਖੰਡੇ ਲੈ ਕੇ ਲੜਨਾ ਮਰਨਾ ਮੰਡ 
ਲਿਆ ਹੈ। 


'ਉੱਤਮ ਵਰਨਾਂ ਤੇ ਨੀਵੇਂ ਵਰਨਾ ਦੇ ਲੋਕ ਨਜ਼ਰੀਂ ਪੈਂਦੇ ਹਨ, 





1480 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੁਜੰਗ ਛੰਦ: 

ਇਤੇ ਮੈਂ ਅਯੋ, ਸੈਨ ਲੈ ਪੀਰ ਬੁੱਧੂ। 

ਦਿਸਾ ਏਕ ਠਾਢੋ ਭਯੋ, ਧਾਰ ਕੂਧੂ। 

ਨਿਜੰ ਮੋਰਚਾ ਥੋਰਚਾ' ਹੇਤ ਜੁੱਧੈਂ। 

ਟਰਜੋ ਸੋ ਨ ਪਾਛੈ, ਲਰਯੋ ਐਨ ਸੁੱਧੈਂ ।੨੮॥ 
ਹੁਤੇ ਸਾਤ ਸੌ, ਸੰਗ ਮੌਰੀਦ ਤਾਂ ਕੇ। 

ਸਭੈ ਹੀ ਲਰਾਕੇ, ਮਹਾਂ ਬੀਰ ਬਾਂਕੇ। 

ਹਤੇ ਸੱਤ੍ਹ ਕੇਤੇ, ਤਿਨੈ ਅੱਤ ਧਾਰੀ'। 
ਦਬਾਏ ਹਟਾਰੇ, ਪਿਛਾਰੀ ਪਹਾਰੀ ॥ ੨੯ ॥ 
ਫਤੇ ਸ਼ਾਹਿ ਹੈਰਾਨ ਭਾ, ਹੇਰਿ ਭਾਰੀ। 

ਹਰੀ ਚੰਦ ਪੈ ਦੌਰ ਕੈ, ਯੋਂ ਉਚਾਰੀ। 


ਵੇ ਤਜ ॥੩੮੦॥ 


ਨਹੀ ਜਾਨ ਜਾਈ, ਕਿਧੋ ਗੋਪ ਸੈਨਾ'। 

ਅਈ ਹੈ ਸ਼ਹੀਦੀ, ਧਰੇ ਕੋਪ ਪੈਨਾ'। 

ਹਰੀ ਚੰਦ ਬੋਲਯੋ, ਨ ਡੋਲਯੋ ਸੁ ਭੱਯਾ'। 

ਜੁਰੇ ਹੈਂ ਜੁ ਵਾਹੀ', ਕੜਾਹੀ” ਖਵੱਯਾ ॥ ੩੧॥ 
ਭਗੈਂਗੇ ਅਬੀ, ਜੌ ਲਗੈ ਚੋਟ ਮੇਰੀ। 

ਜਿਮੇ ਏਣ' ਜੈਹੈਂ, ਢੁਕੇ ਢਿੱਗ ਹੇਰੀ”। 
ਹੁਤੇ ਬੀਰ ਪਾਠਾਨ, 'ਸੋ ਤੀਰ' ਤੇਰੇ। 

ਅਏ ਹੈਂ, ਲਏ ਲਾਲਚੰ ਲੂਟ ਕੇਰੇ' ॥੨੩੨ ॥ 
ਇਨੈ ਕਿਉਂ ਨ ਆਗੈ, ਕਰੈ ਕੈ' ਲਰੈ ਹੈਂ। 
ਪਠੋ ਸੱਤਰ ਕੇ ਸਾਮੁਹੇ, ਸਾਂਪ ਏਹੈਂ”। 

ਫਤੇ ਸ਼ਾਹ ਤੌ, ਭੀਖਨੇ ਖਾਂ ਬੁਲਾਯੋ। 

ਬਡੋ ਮਾਨ ਦੈ ਕੈ, ਤਿਸੈ ਯੋਂ ਅਲਾਯੋ ॥ ੨੨ ॥ 
ਕਹਾਂ ਦੇਰ ਕੀਨੀ, ਲਰੋ ਕਿਉ' ਨ ਧਾਈ। 
ਇਸੋ ਹੇਲ ਘਾਲੋ', ਗੁਰੂ ਜਿਉਂ ਪਲਾਈ”। 
ਤੁਮੈਂ ਭੇਤ ਸਾਰਾ, ਗੁਰੂ ਧਾਮ ਕੇਰੋ। 


ਭੀਮ ਤੇ ਕਰਣ ਵਾਂਗ (ਦੋਹਾਂ ਪਾਸਿਆਂ ਤੋਂ) ਇੱਕੋ ਜਿਹਾ 
ਲੜਨਾ ਚਾਹੁੰਦੇ ਹਨ। 


'ਇਕੱਠੇ। 

'ਗੁਪਤ ਫ਼ੌਜ। 

'ਤਿੱਖਾ ਕ੍ਰੋਧ। 

ਹੇ ਭਰਾ ਡੋਲ ਨਾ। 

'ਉਥੇ ਜਿਹੜੇ ਜੁੜੇ ਹਨ। “ਕੜਾਹ ਪ੍ਸ਼ਾਦ। 


!ਹਰਨ। ?ਸ਼ਿਕਾਰੀ। 
'ਕੋਲ। 


'ਕਰਕੇ। 
'ਇਹ ਸੱਪ ਹਨ। 


'ਹੱਲਾ ਪਾਉ। “ਭੱਜ ਜਾਣ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਹੋ ਲੂਟ ਬਿੱਤੰ' ਜਿਤੋ ਹੈ ਬਧੇਰੋ ॥ ੨੪॥ 
ਧਨੀ ਹੋਇ ਕੈ, ਧਾਮ ਮੈਂ ਬੈਠ ਖੱਯੋ। 

ਹਮੈ ਓਰ ਤੇ ਭੀ, ਕਛੂ ਔਰ ਲੱਯੋ। 

ਤਬੈ ਮਾਨ ਖਾਨੰ, ਨਿਜ ਸੈਨ ਸਾਰੀ। 

ਲਈ ਸੰਗ ਬਾਟੋਰ', ਸਾਜੋਰ ਭਾਰੀ ॥ ੨੫॥ 
ਕਰਯੋ ਐਸ ਹੱਲਾ, ਥਰੰਥੱਲ ਘੱਲਾ'। 

ਤਚੇ' ਤੀਰ ਗੋਲੀ, ਸਮੰ ਮੇਘ ਛੱਲਾ”। 

ਤਬੈ ਨੰਦ ਚੰਦੈ, ਗੁਰੂ ਪੈ ਉਚਾਰ੍ਯੋ। 

ਅਏ ਖਾਨ ਖੂੰਨੀ, ਹਲਾ ਚਾਲ ਡਾਰਯੋ' ॥੩੬॥ 
ਗੁਰੂ ਜੀ ਸੁਨੈ ਕੈ, ਪਠਯੋ ਜੀਤ ਮੱਲੈਂ। 
ਗੰਗਾਰਾਮ ਐਂ ਮਾਹਰੀ ਚੰਦ ਭੁੱਲੈਂ'। 

ਜਥੇਦਾਰ ਯੇ ਸੈਨ ਲੈ, ਐਨ ਧਾਏ। 

ਲਰੇ ਠਹਿਰ ਕੈ, ਗਹਿਰ ਕੈ ਸਤ੍ਹ ਤਾਏ' ॥੨੩੭॥ 


ਮਹਾਂ ਮਾਰ ਮੱਚੀ, ਕਟਾ ਕੁੱਟ ਹੋਈ। 

ਜਨੋ ਕੀ ਤਨੋ ਤੈ, ਘਨੋ ਜਾਨ ਖੋਈਂ”। 

ਪੁਨਾ ਲਾਲ ਚੰਦੰ, ਪਠਯੋ ਬੀਰ ਭਾਰੋ। 

ਹੁਤੋ ਨੂਰਪੁਰ ਥਲਾਂ ਕੇ', ਰਹਿਨ ਵਾਰੋ ॥ ੨੮ ॥ 
ਬਡੋ ਬੀਰ ਬਾਂਕੋ ਪਹਿਲਵਾਨ ਪੂਰੋ। 

ਦਯਾਰਾਮ ਕੋ ਸੰਗ ਲੈ, ਕੈ ਗਰੂਰੋ'। 

ਮਿਲੇ ਸ਼ਾਹ ਸੰਗੋ, ਤਿਨੈਂ ਸੰਗ ਆਛੇ। 

ਲਰੇ ਸੋ, ਟਰੇ ਨ ਪਗ ਏਕ ਪਾਛੇ' ॥ ੩੯ ॥ 
ਰਣੰ ਖੰਭ ਥੀਏ' , ਸਬੈ ਬੀਰ ਭਾਰੈਂ। 

ਜਿਸੈ ਬਾਣ ਮਾਰੈਂ, ਤਿਸੈ ਭੂਮਿ ਡਾਰੈਂ। 

ਕਢੈਂ ਪਾਂਚ ਐ ਸਾਤ ਮੈਂ, ਸੈਲ ਘੈਹੈਂ'। 

ਬੱੜੇ ਹੱਲਵਾਈ, ਜਿਮੈਂ ਸੀਖ ਪੈ ਹੈਂ' ॥੪੦॥ 
ਲਏ ਬ੍ਰਿੰਦ ਜੋਧਾ, ਲਰੇ ਸੋ ਅਮੰਦੰ'। 

ਧਰੇ ਚਾਂਪੁ' ਹੱਥੰ, ਚਿਤੈ ਚੌਪ ਸੰਗੈ”। 

ਤਚੈ' ਬਾਨ, ਖਾਨਾਨ ਕੇ ਅੰਗ ਭੰਗੈ ॥ ੪੧॥ 


1481 


ਇਕੱਠੀ ਕਰ ਲਈ। 
'ਥਰਥੱਲ ਪਾ ਦਿੱਤੀ। 

'ਛੱਡੇ, ਚਲਾਏ। “ਬੱਦਲ ਦੀ ਛੱਲ ਵਾਂਗ। 
'ਹਲਚਲੀ ਪਾ ਦਿੱਤੀ ਹੈ। 

'ਚੰਗੇ (ਸੂਰਮੇ)। 


'(ਠਹਰ ਕੈ) ਖੜ੍ਹੇ ਹੋ ਕੇ ਤੇ (ਗਹਰ ਕੈ) ਪੈਰ ਜਮਾਂ ਕੇ ਵੈਰੀਆਂ 
ਨਾਲ ਲੜੇ ਹਨ। 


'ਬਹੁਤੇ ਲੋਕਾਂ ਦਿਆਂ ਸਰੀਰਾਂ ਵਿੱਚੋਂ ਜਾਨਾਂ ਕੱਢੀਆਂ। 
'ਜਗ੍ਹਾ ਦੇ। 
'ਮਾਨ ਨਾਲ। 


ਇਕ ਪੈਰ ਪਿੱਛੇ ਨਹੀਂ ਹਟੇ। 
'ਜੰਗ ਦੇ ਬੰਮੂ ਹੋ ਗਏ। 


'ਬਰਛੇ ਮਾਰ ਕੇ। 
'ਜਿਵੇਂ ਹਲਵਾਈ ਸੀਖ ਵਿੱਚ ਵੜੇ ਪ੍ਰਂਦੇ ਹਨ। 


ਤੇਜ਼ੀ ਨਾਲ। 
'ਧਨੁਸ਼। “(ਚੌਪ] ਉਤਸ਼ਾਹ ਨਾਲ (ਚਿਤੈ) ਦੇਖ ਕੇ। 
ਛੱਡਦਾ ਹੈ। 





1482 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਿਤੈ ਪਾਂਚ ਭ੍ਰਾਤਾ, ਮਨੋ ਪਾਂਚ ਪਾਂਡੇ। 
ਕਰੈਂ ਅੱਧ ਅਧੰ, ਧਰੈਂ ਜਾਂਹਿ ਖਾਂਡੌ'। 
ਕਹੂੰ ਲਾਲ ਚੰਦੰ, ਥਯੋ' ਲਾਲ ਰੂਪੈਂ। 

ਰਸੰ ਬੀਰ, ਸਾਰੀ ਰਹੀ ਧੀਰ ਖੂਪੈ' ॥੪੨॥ 
ਪਿਥੈਂ ਸੱਤ ਏਕੱਤੁ ਹੈ, ਤੱਤ ਜਾਈ'। 

ਗੂਜੈਂ ਸਿੰਘ ਜਯੋ', ਸੋ ਤੁਜੈ ਧਿੰਗ ਧਾਈ”। 
ਤੇ ਸੂਰ ਭੂਰੰ, ਗਰੂਰੰ ਪਲਾਏ”। 

ਜਿਮੈਂ ਕੇਹਰੀ, ਮੱਤ ਦੰਤੀ ਦਬਾਏ' ॥ ੪੨ ॥ 
ਮਰੇ ਖਾਂਨ ਕੇਤੇ, ਫਿਰੈਂ ਛੂਛ ਤਾਜੀ'। 

ਚਢੈ ਸਿੱਖ ਤਾਂ ਪੈ, ਭਵੈਂ ਪਿੱਖਿ ਰਾਜੀ। 
ਚਲੀ ਲੋਹ ਧਾਰਾ, ਦਲੀ ਸੱਤ੍ਹ ਸੈਨਾ। 

ਹਲੇ ਨਾਉ ਨਯਾਈ, ਭਲੇ ਔਨਿ ਐਨਾ' ॥੪੪॥ 


ਤਬੈ ਮਾਹਰੀ ਚੰਦ ਜੂ, ਛੇਰਿ ਘੋਰਾ। 
ਧਸਜੋ ਸੱਤਰ ਸੈਨਾ ਵਿਖੇ, ਜੋਰ ਜੋਰਾ'। 


ਹਤੇ' ਖਾਨ ਮੱਤੇ”, ਕਿਤੈ ਪੁੰਜ ਫੱਟੇ”। 

ਪਟੇ ਬਾਜ ਨਯਾਂਈਂ' ਕਟੇ ਝੱਟਪੱਟੇ ॥ ੪੫ ॥ 
ਜਬੈ ਖਾਨ ਕਾਲੇ, ਸਿਰੰ ਜਾਇ ਬਾਹੀ'। 

ਪਰੇ ਆਇ ਚੋਫੇਰਜੋਂ, ਖ਼ਾਨ ਚਾਹੀ ॥ ੪੬॥ 
ਸੁਝਯੋ ਨਾਹਿਂ ਆਨਾ', ਰੁਝਯੋ ਬੀਰ ਤਾਂਹੀਂ। 
ਹਯੰ ਕੀ' ਚਲਾਕੀ, ਇਤੈ ਉੱਤ ਜਾਹੀ। 

ਲਗੇ ਘਾਵ' ਕੇਤੇ, ਕਿਛੂ ਨਾ ਜਨਾਵੈ। 

ਢੁਕੈ ਢਿੱਗ ਜੋਈ, ਤਿਸੈ ਹੀ ਗਿਰਾਵੈ ॥੪੭॥ 
ਰੁਕਯੋ ਭ੍ਰਾਤ ਪੇਖਜੋ, ਜਬੈ ਸ਼ਾਹ ਸੰਗੋ। 

ਲਏ ਸੰਗ ਜੋਧਾ, ਗਏ ਧੈ' ਨਿਸੰਗੋ। 

ਗੁਰੂ ਭੀ ਪਠਾਯੋ, ਤਹਾਂ ਮਾਤਲੈ ਕੋ'। 

ਲਰਯੋ ਜਾਇ ਸਾਹਾਇਕੈ ਕ੍ਰਾਤ ਬੰਕੋ' ॥ ੪੮ ॥ 
ਹਟਾਏ ਪਿਛਾਰੀ, ਅਗਾਰੀ ਹੂੰ ਕੈ। 

ਕਿ ਮਾਰੇ ਬੁਕਾਰੇ, ਅਪਾਰੇ ਗਜੈ ਕੈ'। 


ਜਿਸ ਤੇ ਖੰਡਾ ਵਾਹੁੰਦੇ ਹਨ। 

'ਹੋ ਗਿਆ। 

'ਬੀਰਰਸ ਤੇ (ਸਾਰੀ) ਪੂਰੀ ਧੀਰਜ ਚੰਗੀ ਤਰ੍ਹਾਂ ਰਹੀ। 
'ਉਸ ਪਾਸੇ ਜਾ ਕੇ। 

'ਸ਼ੇਰ ਵਾਂਗ। “(ਧਿੰਗ) ਜ਼ੋਰ ਨਾਲ ਦੌੜ ਕੇ ਤਾੜਦਾ ਹੈ। 
ਬਹੁਤ ਸੂਰਮੇ। “ਹੰਕਾਰ (ਉਨ੍ਹਾਂ ਦੇ) ਦੂਰ ਹੋ ਗਏ। 
'ਜਿਵੇਂ ਸ਼ੇਰ ਮਸਤ ਹਾਥੀਆਂ ਨੂੰ ਦਬਾ ਲੈਂਦਾ ਹੈ। 
ਘੋੜੇ ਖ਼ਾਲੀ ਫਿਰਦੇ ਹਨ। 


।(ਔਨਿ) ਧਰਤੀ ਤੇ ਚੰਗੀ ਤਰ੍ਹਾਂ ਬੇੜੀ ਵਾਂਗ (ਫ਼ੌਜ) ਹਿਲਦੀ 
(ਐਨਾ) ਨਜ਼ਰ ਆ ਰਹੀ ਹੈ। 

'ਜੋਰੋ ਜੋਰੀ, ਜ਼ਬਰਦਸਤੀ। 

'ਮਾਰੇ। “ਹੌਕਾਰੀ। 'ਜਖ਼ਮੀ। 

'ਪਟੇ ਦੇ ਖਿਡਾਰੀ ਵਾਂਗ। 

'(ਤਲਵਾਰ) ਵਾਹੀ। 


'ਔਣਾ ਨਹੀਂ ਸੁੱਝਿਆ। 
'ਘੋੜਿਆਂ ਦੀ। 
'ਜ਼ਖ਼ਮ। 


ਧਾ ਕੇ, ਦੌੜ ਕੇ। 
'ਮਾਮਾ (ਕ੍ਰਿਪਾਲ ਚੰਦ) ਜੀ ਨੂੰ। 
ਸੁੰਦਰ ਭਰਾ ਦਾ ਸਹਾਇਕ ਹੋ ਕੇ ਜਾ ਲੜਿਆ। 


'ਬਹੁਤ ਗੱਜ ਕੇ ਮਾਰੇ ਬਕਾਰੇ ਕੀਤੇ। (ਮਾਰਾ ਬਕਾਰਾ ਵੈਰੀ ਨੂੰ 


ਧਮਕਾਉਣ ਲਈ ਗੱਜ ਕੇ ਮਾਰ ਲਉ, ਮਾਰ ਲਉ ਬੋਲਣ ਦਾ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1483 


ਮਹਾਂ ਹੇਲ ਘਾਲਾ, ਬਗੈਂ ਮੇਲਿ ਭਾਰੀ'। 
ਘਨੇ ਬਾਨ ਗੋਲੀਨ ਕੀ, ਬਾਰ' ਝਾਰੀ ॥ ੪੯ ॥ 
ਪ੍ਹਾਰੈਂ ਸੰਭਾਰੈਂ, ਨਿਕਾਰੈਂ ਬਿਚਾਰੈਂ'। 


ਲਤਾਰੈਂ ਪਛਾਰੈਂ, ਸੰਘਾਰੈਂ ਅਪਾਰੈ”। 

ਚਪੇ ਚੋਰ ਜਯੋਂ”, ਜ਼ੋਰ ਦੈ ਮੋਰਿ ਸੱਤੈਂ। 

ਅਯੋ ਲੈ ਨਿਕਾਸੀ, ਨਿਜੰ ਬੀਰ ਅੱਤ! ॥੫੦॥ 
ਜਹਾਂ ਸਾਹਿਬੰ ਚੰਦ, ਤਾ ਜੰਗ ਮੰਡਯੋ'। 

ਕਰੇ ਸਤੁੱ ਕੇਤੇ, ਜਿਨੈ ਖੰਡ ਖੰਡਯੋ'। 

ਤਹਾਂ ਜਾਇ ਗੋਪਾਲ ਗੋਲੇਰ ਵਾਰੋ। 

ਅਰਜੋ ਸੰਗ ਜੋਧਾ, ਲੀਏ ਬ੍ਰਿੰਦ ਭਾਰੋ ॥੫੧॥ 
ਅਬੀ ਛੇਰ ਕੋਹੀਨ ਕੀ ਢੇਰ ਜੇਤੀ'। 


ਘਨੇ ਢੋਲ ਬਾਜੈਂ, ਝੁਕਾਈ' ਸੁ ਤੇਤੀ। 

ਰਰੈਂ ਮਾਰ ਮਾਰੰ, ਮਹਾ ਰੋਹ ਮੱਤੇ। 

ਲਰੈਂ ਬੀਰ ਬੰਕੇ, ਦੁਹੂੰ ਓਰ ਤੱਤੇ ॥ ੫੨ ॥ 
ਬਜੈਂ ਬਾਦ ਮਾਰੂ', ਸਜੈਂ ਜੰਗ ਸੂਰੇ। 

ਸੁਨੈ ਜਾਂਹਿ ਕੋ ਭੀ, ਲਰੈਂ ਚਾਹਿੰ ਕੂਰੈ'। 

ਪਰੈ ਤੀਰ ਗੋਲੀਨ ਕੀ, ਪੀਨ' ਬਰਖਾ। 

ਉਭੈ ਮੇਘ ਮਾਨੋਂ', ਬਜ੍ਹੈਂ ਮੇਹ ਕਰਕਾ' ॥ ੫੩ ॥ 


ਧਰਾ ਲਾਲ ਬਾਨਾ, ਧਰਾ ਧੂਰ ਦੱਬੀ'। 
ਮਨੋਂ ਫਾਗ ਤਾਰੀਕ ਸੋਂ ਭਾਗ ਫੱਬੀ'। 


ਭਏ ਲਾਲ ਬਾਗੇ, ਲਹੂ ਸੰਗ ਪਾਗੇ'। 
ਛੁਟੈਂ ਪਿੱਚਕਾਰੀ, ਸਮ ਘਾਵ ਲਾਗੇ' ॥੫੪॥ 
ਫਿਰੈਂ ਜੋਗਨੀ, ਭੋਗਨੀ ਸ੍ਰੰਣ ਤੇ ਹੈਂ। 
ਗਟੈਂ ਪੂਰ ਖੱਪੂੰ, ਰਟੈਂ ਗੀਤ ਵੇ ਹੈਂ'। 


ਨਾਉਂ ਮਾਰਾ ਬੁਕਾਰਾ ਹੈ।) 

'ਭਾਰੀ ਘੋੜਿਆਂ ਦੀਆਂ ਵਾਗਾਂ ਮੇਲ ਕੇ ਭਾਵ ਇੱਕੋ ਕਤਾਰ 'ਚ 
ਘੋੜੇ ਕਰ ਕੇ ਵੱਡਾ ਹੱਲਾ ਪਾਇਆ। 

'ਵਾੜ, ਫਾਇਰ ਬਾੜ ਬਹੁਤੇ ਤੀਰਾਂ ਜਾਂ ਗੋਲੀਆਂ ਦਾ ਇੱਕੋ 
ਵਾਰ ਚਲਾਉਣਾ। 

'ਆਪ ਮਾਰਦੇ ਹਨ (ਅਤੇ ਦੂਜਿਆਂ ਦੇ ਵਾਰ ਨੂੰ) ਦੇਖ ਕੇ ਤੇ 
ਵਿਚਾਰ ਕੇ (ਸੰਭਾਰੈ)ਰੋਕਦੇ ਹਨ। 

'ਬਹੁਤ ਵੈਰੀਆਂ ਨੂੰ ਲਤਾੜਦੇ, ਪਿੱਛੇ ਸੁੱਟਦੇ ਤੇ ਮਾਰਦੇ ਹਨ। 
'ਖਿਝੇ ਚੋਰ ਵਾਂਗ। 

'ਆਪਣੇ ਸ਼ਸਤ੍ਰਧਾਰੀ (ਜੇਤੂ) ਸੂਰਮੇ ਨੂੰ ਕੱਢ ਕੇ ਲੈ ਆਇਆ। 
'ਜੰਗ ਅਰੰਭਿਆ ਸੀ। 

'ਟੁਕੜੇ ਟੁਕੜੇ। 


'ਪਹਾੜੀਆਂ ਦੀ ਜਿਤਨੀ (ਢੇਰ) ਬਹੁਤੀ ਛੇੜ ਆਈ ਸੀ। 
(ਛੇੜ=ਜੰਗ ਲਈ ਹੁਕਮਨ ਮੰਗਵਾਇਆ ਹੋਇਆ ਪੇਂਡੂਆਂ 
ਦਾ ਟੋਲਾ।] 

'ਲੜਨ ਲਾ ਦਿੱਤੀ। 


ਜੰਗੀ ਵਾਜੇ। 

'ਕਾਇਰ। 

'ਬਹੁਤੀ। 

'ਦੋਵੇਂ ਦਲਾਂ ਰੂਪ ਬੱਦਲ ਜਾਣੋ ਗੜਿਆਂ ਦਾ ਮੀਂਹ ਵਰ੍ਹਾਉਂਦੇ 
ਹਨ। 

'ਧਰਤੀ ਨੇ ਲਾਲ ਬਾਣਾ ਧਾਰ ਲਿਆ ਤੇ ਧੂੜ ਦੱਬੀ ਗਈ। 
'ਜਾਣੋ (ਫਾਗ) ਹੌਲੀ ਦੀ ਤ੍ਰੀਕ ਤੋਂ (ਧਰਤੀ ਦਾ ਇਹ) (ਭਾਗ) 
ਹਿੱਸਾ ਫਬ ਗਿਆ ਹੈ। 

'ਲਹੂ ਨਾਲਰੰਗੇ ਪੁਸ਼ਾਕੇ ਲਾਲ ਹੋ ਗਏ। 

'ਲਗੇ ਹੋਏ ਜ਼ਖ਼ਮ ਪਿਚਕਾਰੀ ਵਾਂਗ ਛੁਟਦੇ ਹਨ। 

।ਉਹ ਜੋਗਣੀਆਂ ਲਹੂ ਪੀਂਦੀਆਂ ਫਿਰਦੀਆਂ ਹਨ। 

'ਖੋਪਰੀਆਂ ਦੇ ਖੱਪਰ ਭਰ ਕੇ (ਗਟੈਂ) ਗਟ ਗਟ ਕਰ ਕੇ 





1484 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਚੈਂ ਭੂਤ ਬਾਲਾ, ਤਚੈਂ ਕਿੱਲਕਾਰੀ'। 


ਅਚੈਂ ਮੇਦ ਲੋਹੂ', ਰਚੈਂ ਖੇਲ ਭਾਰੀ ॥ ੫੫॥ 
ਕਪਾਲੈਂ” ਬਜਾਵੈਂ, ਸੁ ਗਾਵੈਂ ਖਿਆਲੈਂ”। 
ਜ਼ੁਵੈਂਡਾ ਚਿਕਾਰੈ', ਕਰਾਲੈਂ ਕਮਾਲੈਂ'। 

ਡਕਾਰੈਂ, ਡਕੀ ਡਾਕਨੀ ਸਾਕਨੀ ਹੈਂ!। 

ਉੜੈਂ ਗਰੀਧ ਮਾਲਾ, ਇੱਲੋਂ ਕਾਕਨੀ ਹੈਂ! ॥੫੬॥ 
ਕਲ੍ਹੈ ਨਾਰਦੰ ਭੈਰਵੀਂ ਰੁੱਦੂ ਭੈਰੋਂ'। 

ਨਚੈਂ ਐ ਮਚੈਂ, ਭਾਵਤੋ ਹੇਰਿ ਸੈਰੋਂ 

ਖਵੈਂ ਸ੍ਹਾਨ ਸ੍ਰਿੰਗਾਲ ਬੇਸਾਲ ਮਾਸੈਂ'। 

ਚਬੈਂ ਖੋਪਰੀ ਖੇਤ, ਖਾਵੀਸ ਖਾਸੈਂ! ॥੫੭॥ 
ਪਲੈ ਕੀ ਖਵੱਜਾ', ਲਹੂ ਕੀ ਪਿਵੱਯਾ। 

ਭਰੈਂ ਪੇਟ ਮੱਯਾ', ਨਿਜੰ ਪੂਤ ਤੱਯਾ”। 

ਲਹੂ ਕੀ ਕਟੋਰੀ, ਪਿਲਾਵੈਂ ਦੇ ਲੋਰੀ। 

ਗਰੇ ਆਂਤ' ਭਾਰੈਂ, ਦੁਲਾਰੈਂ ਬਹੋਰੀ” ॥ ੫੮ ॥ 
ਇਨੈ ਖੂਪ ਸ਼ਾਦੀ, ਸੁਰੋਂ ਕੇ ਅਵਾਦੀ'। 

ਜ਼ਮੀਸੈਂ ਕੁਸ਼ਾਦੀ, ਗਿਰੀਸੈਂ ਬੁਬਾਦੀ'। 

ਲਖੈਂ ਨ ਪ੍ਰਮਾਦੀ ਗੁਰੂ ਹੈਂ ਅਨਾਦੀ'। 

ਗੁਰੂ ਸਿੱਖ ਨਾਦੀ, ਲਖੈਂ ਬ੍ਰਹਮ ਬਾਦੀ' ॥੫੯॥ 
ਚੀ ਲੁੱਥ ਪੈ ਲੁੱਥ ਸੌ ਖੇਤ ਮੈਂ ਹੈਂ”। 


ਬਜਯੋ ਸਾਰ ਸੋਂ ਸਾਰ, ਆਪਾਰ ਤੈਹੈਂ”। 
ਕਟੇ ਰੁੰਡ ਮੁੰਡ, ਭੁਜਾ ਤੁੰਡ ਝੁੱਡ'। 


ਡਟੇ ਬੀਰ ਚੰਡੰ, ਅਖੰਡੰ ਪ੍ਚੰਡ ॥੬੦॥ 


ਪੀਂਦੀਆਂ ਹਨ ਤੇ ਉਹ ਗੀਤ ਗਾਉਂਦੀਆਂ ਹਨ। 

ਮਾਰਦੀਆਂ ਹਨ। 

'ਲਹੂ ਤੇ ਮਿਝ ਛਕਦੀਆਂ ਹਨ। 

'ਖੋਪਰੀਆਂ। “ਛੰਦ। 

(ਚੁਵੈਂਡਾ) ਗਿਰਝਾਂ ਬਹੁਤੀਆਂ ਭਿਆਨਕ ਬੋਲਦੀਆਂ ਹਨ। 
'(ਡਾਕਿਨੀ) _ਡਾਇਣਾਂ `ਤੇ _(ਸਾਕਿਨੀ) _ਜੋਗਣੀਆਂ 
(ਡਕੀ)ਰਜੀਆਂ ਹੋਈਆਂ (ਡਕਾਰੈ) ਡਕਾਰ ਲੈਂਦੀਆਂ ਹਨ। 
'ਗਿਰਝਾਂ ਇੱਲਾਂ ਤੇ ਕਾਉਣੀਆਂ ਦੀਆਂ ਡਾਰਾਂ ਉਡਦੀਆਂ 
ਹਨ। [(ਕਾਕਨੀ-ਕਾਂ ਦੀ ਇਸਤ੍ਰੀ।) 

'ਨਾਰਦ ਤੇ ਕਲਹ (ਨਾਰਦ ਦੀ ਇਸਤ੍ਰੀ) (ਭੈਰਵੀ) ਭੈਰੋਂ ਦੀ 
ਇਸਤ੍ਰੀ ਤੇ ਭਿਆਨਕ ਭੈਰੋਂ। 

(ਜੰਗ) ਦੇਖ ਕੇ ਨਚਦੀਆਂ ਤੇ (ਮਾਚੈਂ) ਖ਼ੁਸ਼ ਹੁੰਦੀਆਂ ਹਨ ਤੇ 
ਮਨ ਭਾਉਂਦਾ (ਸੈਰੋਂ) ਫਿਰਦੀਆਂ ਹਨ। 

'ਕੁੱਤੇ ਤੇ ਗਿੱਦੜ ਬਹੁਤਾ ਮਾਸ ਖਾਂਦੇ ਹਨ। 

(ਖੇਤ) ਜੰਗ ਵਿੱਚ (ਖਾਸੰ) ਬਹੁਤੇ (ਖਾਵੀਸ) ਜਿੰਨ 
ਖੋਪਰੀਆਂ ਚਬਦੇ ਹਨ। 

'ਮਾਸ ਦੇ ਖਾਣ ਵਾਲੀਆਂ। 

'ਮਾਵਾਂ। “ਆਪਣੇ ਪੁੱਤ੍ਹਾਂ ਨੂੰ। 


'ਆੰਦ੍ਰਾਂ। “ਫੇਰ ਲਡਾਉਂਦੀਆਂ ਹਨ। 

ਇਨ੍ਹਾਂ ਦੇ ਚੰਗੀ ਖੁਸ਼ੀ ਹੈ, ਤੇ ਦੇਵਤਿਆਂ ਦੇਰੌਣਕ ਹੋ ਰਹੀ ਹੈ। 
'ਧਰਤੀ ਉੱਤੇ (ਕੁਸ਼ਾਦੀ) ਸੋਗ ਹੋ ਰਿਹਾ ਹੈ ਤੇ ਪਹਾੜੀਆਂ ਦੀ 
ਤਬਾਹੀ ਹੋ ਰਹੀ ਹੈ। 

'ਭੁੱਲੜ ਨਹੀਂ ਜਾਣਦੇ ਕਿ ਗੁਰੂ ਅਨਾਦੀ ਸਰੂਪ ਹਨ। 
'(ਨਾਦੀ) ਉਪਦੇਸ਼ ਕਮਾਉਣ ਵਾਲੇ ਗੁਰ ਸਿਖ ਗੁਰਾਂ ਨੂੰ ਬੂਹਮ 
ਸਰੂਪ ਜਾਣਦੇ ਹਨ। 

(ਖੇਤ) ਜੰਗ ਦੀ ਥਾਂ ਵਿੱਚ ਸੈਂਕੜੇ ਲੋਥਾਂ ਤੇ ਲੋਥਾਂ ਚੜ੍ਹ 
ਗਈਆਂ। 

'ਉੱਥੇ ਬਹੁਤਾ ਸ਼ਸਤ੍ਰ ਨਾਲ ਸ਼ਸਤ੍ਰ ਵੱਜਿਆ। 

'(ਝੁੰਡੰ) ਬਹੁਤੇ (ਰੁੰਡ) ਧੜ (ਮੁੰਡ) ਸਿਰ (ਭੁਜਾ) ਬਾਹਾਂ 
(ਤੁੰਡ) ਮੂੰਹ ਕੱਟੇ ਗਏ। 

'(ਪ੍ਰਚੰਡੰ) ਜੰਗ ਵਿੱਚ (ਚੰਡੰ) ਤਿੱਖੇ ਸੂਰਮੇ (ਅਖੰਡ) 
ਲਗਾਤਾਰ ਡਟੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1485 


ਬਨੰ ਕਿੰਸਕੰ ਕੋ, ਧਰਾ ਪੈ ਝਰਾ ਜਜਯੋਂ'। 
ਪਗੈਂ ਹੱਥ ਮੱਥੰ, ਸਥਾਰੰ ਪਰਾ ਤਯੋਂ'। 

ਘਨੇ ਬੀਰ ਬਾਂਕੇ, ਦੁਹੂੰ ਓਰਿ ਜੂਝੇ। 

ਬਹੇ ਦੇਵ ਬਾਲਾ', ਭਲੇ ਭੋਗ ਸੂਝੇ ॥੬੧॥ 
ਘਨਯੋਂ ਕੋ ਹਤੈ ਕੈ, ਤਹਾਂ ਏਕ ਬੇਟਾ। 

ਬੁੱਧੂ ਸ਼ਾਹਿ ਕਾ, ਹੋਇ ਸ਼ਾਹੀਦ ਲੇਟਾ। 

ਲਰੇ ਲੋਥ ਪੈ, ਚੁੱਕਨੇ ਹੇਤ ਤਾਂਕੇ। 

ਉਕਭੈ ਓਰ ਤੈ', ਜ਼ੋਰ ਤੈ ਬੀਰ ਬਾਂਕੇ ॥। ੬੨ ॥ 
ਚਢੀ ਲੁੱਥ ਪੈ ਲੁੱਥ ਆਗੁੱਥ ਔਰੈਂ'। 


ਬਡਯੋ ਬਾਢ ਬਾਢੀਨ, ਜਯੋਂ ਪੀਨ ਗੋਰੈਂ”। 


ਲਰੇ ਏਕ ਜਾਮੰ, ਟਰੇ ਨਾ ਹੁਟੇ ਹੈਂ! ॥੬੩॥ 
ਤਜਜਯੋ ਤੀਰ ਤੀਖਾ, ਕ੍ਰਿਪਾਲੈ ਤਕੈ ਕੈ। 


ਲਗਜੋ ਬਾਜ ਕੋ' ਸੋ ਭਗਜੋ ਪ੍ਰਾਨ ਲੈ ਕੇ ॥੬੪ ॥ 
ਦੋਹਰਾ: 

ਗਿਰਨ ਵਾਰ ਕੇ' ਗਿਰਨ? ਤਬਿ, 

ਲਾਗੇ ਪੈਰ ਪਿਛਾਂਹ। 

ਫਿਰਨ ਭਯੋ ਜਬਿ ਹਿਰਨ ਹ੍ਹੈ, 

ਥਿਰ ਨ ਗੁਪਾਲ ਰਹਾਹਿ' ॥੬੫॥ 


ਆਨੰਦ ਕੰਦ ਮੁਕੰਦ ਕੇ, 

ਮਾਮੂ ਚੰਦ ਕ੍ਰਿਪਾਲ'। 

ਹਰੇ ਗਿਰੰਦਨਿ ਬ੍ਰਿੰਦ ਜਨ, 
ਕਰੇ ਬੰਦ ਫੰਧ ਕਾਲ' ॥੬੬॥ 
ਮਾਰ ਸਥਾਰ' ਅਪਾਰ ਕਿਯ, 


ਡਾਰ ਭਾਰ ਘਮਸਾਨ'। 
ਫਤੇ ਸ਼ਾਹਿ ਪਿਖਿ ਚਾਹਿ ਚਿਤ, 


'ਜਿਵੇਂ ਕੇਸੂਆਂ ਦਾ ਬ੍ਰਿੱਛ ਧਰਤੀ 'ਤੇ ਝੜਿਆ ਹੁੰਦਾ ਹੈ। 
'ਤਿਵੇਂ ਪੈਰਾਂ ਹੱਥਾਂ ਤੇ ਸਿਰਾਂ ਦਾ ਸੱਥਰ ਪਿਆ ਹੈ। 


'ਅਪੱਛਰਾਂ ਨੇ ਵਰੇ। 


'ਦੋਹਾਂ ਪਾਸਿਆਂ ਤੋਂ। 

(ਜਾਂ) (ਅਗੁੱਥ) ਗੁੱਥਮ ਗੁੱਥਾ (ਹੋਏ ਤਾਂ) ਹੋਰ ਆ ਕੇ ਲੋਥਾਂ 
ਤੇ ਲੋਥਾਂ ਚੜ੍ਹ ਗਈਆਂ। 

'ਜਿਵੇਂ (ਬਾਢੀਨ) ਤਰਖਾਣ ਆਪਣੇ ਸ਼ਸਤ੍ਰਾਂ ਦੀ ਤਿੱਖੀ 
(ਬਾਢ) ਧਾਰ ਨਾਲ (ਪੀਨ ਗੌਰੇ) ਮੋਟੇ ਤੇ ਭਾਰੀ ਦਰੱਖਤਾਂ ਨੂੰ 
ਵੱਢਦਾ ਹੈ। 

।ਗੋਪਾਲਰਾਜਾ ਤੇ ਮਾਮਾ ਕਿਰਪਾਲ ਚੰਦ ਜੀ ਜੁੱਟ ਪਏ ਹਨ। 
'ਨ ਟਲਦੇ ਹਨ, ਨ ਥਕਦੇ ਹਨ। 


ਜਦੋਂ ਨੱਸ ਕੇ (ਪਿੱਛੇ ਨੂੰ) ਮੁੜਿਆ ਤਾਂ ਗੋਪਾਲ ਖੜ੍ਹ ਨ 
ਸਕਿਆ। 


'ਅਨੰਦ ਦੇ ਮੁੱਢ ਤੇ ਮੁਕਤੀ ਦਾਤੇ ਗੁਰਾਂ ਦੇ ਮਾਮਾ ਕਿਰਪਾਲ 
ਚੰਦ ਜੀ ਨੇ। 


'ਪਹਾੜੀਆਂ ਦੇ ਬਹੁਤੇ ਬੰਦੇ ਮਾਰ ਕੇ ਕਾਲ ਦੀ ਫਾਹੀ 'ਚ ਬੰਦ 
ਕਰ ਦਿੱਤੇ। 

'ਸੱਥਰ। 

'ਜੰਗ। 





1486 


ਪ੍ਰੇਰੇ ਪੁਨਾ ਪਨਾਨ ॥੬੭॥ 

ਪਰੇ ਧਾਇ ਅਰਰਾਇ' ਵਹਿ, 

ਅਲੀ ਅਲੀ ਸੁ ਅਲਾਇ'। 

ਸਸਿ ਕ੍ਰਿਪਾਲ ਰਸ ਬੀਰ ਬਸ, 

ਕਸ ਨਿਜ ਦਲ ਬਲ ਲਾਇ ॥੬੮॥ 

ਅਰਜੋ ਹਰਯੋ ਅਰਿ ਬ੍ਰਿੰਦ ਕੋ', 

ਡਰਯੋ ਨ ਟਰਸੋ ਪਿਛਾਹਿਂ। 

ਪੀਰ ਬੀਰ ਨਿਜ ਭੀਰ ਲੈ, 

ਪਿਖਿ ਪਹੁੰਚਯੋ ਤਿਸ ਠਾਂਹਿ ॥੬੯॥ 
ਕਬਿੱਤ: 

ਪੀਰ ਕੇ ਫਕੀਰਨ ਮੁਰੀਦਨ ਸੁਤਨਿ', ਬੋਲਿ 
ਅੱਲਾ ਅੱਲਾ ਹੱਲਾ ਕੀਨ ਠੱਲਾ ਅਰਿ ਦਲ ਕੌ। 
ਕਾਹੂੰ ਨੈ ਗੁਰਜ ਛੋਹੀ' ਤਰਵਾਰ ਮਾਰ ਸੌਹੀ?, 
ਤੋਮਰ' ਤੁੱਪਕ? ਤਜੋਂ ਹੀ ਤੀਰ ਸੋਟਾ ਘੱਲ ਕੌ। 
ਨਿਮਕ ਹਰਾਮੀ ਉਤ, ਸਾਦਕ ਮੁਦਾਮੀ ਇਤ, 


ਕੈਸੇ ਹੋਇ ਖਾਮੀ ਜਿਤ ਹਾਮੀ ਗੁਰੁ ਤੱਲਕੋ'। 


ਪਰੀ ਲੋਹ ਮਾਰ ਏਕ ਸਾਰ ਨਿਰਧਾਰ ਅਤਿ', 


ਡਾਰ ਦਈ ਹਾਲ ਚਾਲ ਅਰਿ ਦਲ ਵੱਲ ਕੌ 
॥੧੦॥ 

ਕਾਲੇ ਖਾਂ ਹਯਾਤ ਖਾਂ ਭੀਖਨ ਖਾਂ ਨਜਾਬਤ ਖਾਂ, 
ਸਰਦਾਰ ਲੈ ਅਪਾਰ ਸੈਨ ਪਰੇ ਆਇ ਕੈ। 

ਪਾਨ' ਲੈ ਕਮਾਨ ਤਾਨ ਕਾਨ ਪਰਮਾਨ?, ਬਾਨ 
ਛੋਰੈਂ ਅਪੁੱਮਾਨ', ਨਾਂਨ ਰਿਸ ਕਿਸ ਖਾਇ ਕੈ?। 
ਕੇਊ ਮਾਰ ਡਾਰੇ ਕਰ ਘਾਇਲ ਪਛ਼ਾਰੇ ਭਾਰੇ', 
ਕਦਲੀ ਅਪਾਰੇ ਜਯੋਂ ਉਖਾਰੇ ਗਿਰੇ ਵਾਇ ਕੈ'। 
ਫੇਟੈਂ ਲਗੀ ਅੱਸ੍ਹਨਿ ਅਮੇਟੈਂ ਭੇਟੈ ਮੌਤ ਕੇਊ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਅਰੜਾ ਕੇ, ਲਲਕਾਰ ਕੇ, ਗੱਜ ਕੇ। 
'ਬੋਲ ਕੇ। 


'ਅੜ ਕੇ ਬਹੁਤ ਵੈਰੀਆਂ ਨੂੰ ਮਾਰਿਆ। 


ਪੁੱਤਰਾਂ ਨੇ। 


'ਛਵ੍ਰੀ। “ਸਾਹਮਣਿਓਂ। 
'ਬਰਛਾ। “ਬੰਦੂਕ। “ਕੋਈ ਸੋਟਾ (ਘੱਲ) ਚਲਾਉਂਦਾ ਹੈ। 


ਓਧਰ ਪਹਾੜੀਆਂ ਵੱਲ ਨਿਮਕ ਹਰਾਮੀ (ਪਠਾਣ) ਹਨ ਤੇ 
ਏਧਰ ਸਤਿਗੁਰਾਂ ਵੱਲ ਸਿਦਕ ਤੇ ਕਾਇਮ ਰਹਿਣ ਵਾਲੇ 
(ਸਿੱਖ) ਹਨ, ਜਿਸ ਪਾਸੇ ਗੁਰਾਂ ਦੀ ਹਮਾਇਤ ਤੇ ਗੁਰਾਂ ਨਾਲ 
ਸੰਬੰਧ ਹੋਵੇ (ਉਸ ਪਾਸੇ) ਕਮਜ਼ੋਰੀ ਕਿਵੇਂ ਆ ਸਕਦੀ ਹੈ। 
'(ਨਿਰਾਧਾਰ) ਨਿਸਚੇ ਜਾਣੋ ਸ਼ਸਤ੍ਰਾਂ ਦੀ ਮਾਰ ਲਗਾਤਾਰ 
ਬਹੁਤੀ ਪਈ। 


ਹੱਥਾਂ ਵਿੱਚ। “ਤੱਕ। 

।ਅਣਗਿਣਤ। ?ਖਿਝ ਖਾ ਕੇ। 

'ਬਹੁਤੇ ਜ਼ਖ਼ਮੀ ਕਰ ਕੇ ਪਿੱਛੇ ਸੁੱਟ ਦਿੱਤੇ। 

ਜਿਵੇਂ ਬਹੁਤੇ ਕੇਲੇ ਹਵਾ ਦੇ ਉਖਾੜੇ ਹੋਏ ਡਿੱਗਦੇ ਹਨ। 
'ਕਈਆਂ ਨੂੰ ਘੋੜਿਆਂ ਦੇ (ਅਮੇਟੈਂ) ਨ ਸਹਾਰੇ ਜਾਣ ਵਾਲੇ 
(ਫੇਟੈਂ) ਧੱਕੇ ਲੱਗੇ ਤੇ ਮੌਤ ਨੂੰ ਜਾ ਮਿਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੀਰਨਿ' ਚਪੇਟੈਂ ਖਾਇ ਲੇਟੈਂ ਧਰ ਜਾਇ ਕੈ 
॥੭੧॥ 

ਪਰੀ ਲੋਹ ਮਾਰ ਨਾ ਅਲੋਹ' ਕੌ ਰਹਨ ਪਾਯੋ, 

ਪਠੇ ਗੁਰੁ ਬੀਰ ਹੋਰ ਤੋਰਨ ਅਰਿਨ ਕੋ। 

ਸਾਧੂ ਕ੍ਰਿਪਾਲ ਦਾਸ ਗੁਰੁ ਕ੍ਰਿਪਾਲ ਪਾਸ, 

ਅਰਜ ਕਰੀ ਯੌ ਖਾਸ ਜੋਰ ਕੈ ਕਰਨ ਕੋ'। 
ਆਗਜਯਾ ਦੇਹੁ ਮੋਹਿ, ਜਾਗਯਾ ਕੋਹਿ', ਰੋਹਿ 
ਪਾਗਯਾ ਮਨ, 

ਲਾਗਯਾ ਚਿਤ ਜੰਗ', ਭਾਗਯਾ ਡਰ ਹੈ ਮਰਨ ਕੋ। 


ਏਕ ਹੂੰ ਨ ਜਾਨ ਦੇਹੈਂ ਬੇਈਮਾਨ ਖਾਨ ਜੇ ਹੈਂ, 
ਨਿਮਕ ਹਰਾਮ ਏ ਹੈਂ ਚੈਹੈਂ ਜੋ ਲਰਨ ਕੋ ॥ ੭੨॥ 
ਜੇ ਕਹੌ ਤੋ ਸਾਪ ਦੈ ਕੈ ਖਾਪ ਡਾਰੋਂ' ਸਬਿ ਹੀ ਕੋ, 
ਕਪਲ ਮੁਨੀ ਜਯੋਂ ਸੁਤ ਸਗਰ ਕੇ ਹੈਂ ਹਰੇ। 

ਨਾਂਗੇ ਅਰਜਨ ਜਯੋਂ ਦਲੀਪ ਕੇ ਖਪਾਏ ਦਲ, 
ਜਾਦਵ ਭਾਦਵ ਘਨ ਦੁਰਬਾਸਾ ਨੈ ਦਰੇ'। 


ਸੁਨਿ ਮੁਸਕਾਇ ਗੁਰੁ ਗਰਬ ਪ੍ਰਹਾਰੀ ਫੁਰ', 
ਦਾਸਨਿ ਸੁਧਾਰੀ ਉਰਿ, ਤਾਂਹਿ ਹਾਥ ਜੋ ਫਰੇ'। 
ਸ਼ਕਤਿ ਖਿਚਾਨੀ ਹੁਤੋ ਰਾਖਤ ਜੋ ਨਾਨ੍ਹੀ', 

ਆਂਖ ਤਰੇ ਕੈ ਬਖਾਨੀ ਅਬਿ ਮੋ ਤੇ ਕਿਛੁ ਨਾ ਸਰੇ 
॥੭੩॥ 

ਕਹਸੋ ਗੁਰੁ, ਗੁਰੁ ਘਰ ਅਜ਼ਮਤ ਸਿੰਧੁ ਤਰ', 
ਤਾਂ ਤੇ ਏਕ ਬਿੰਦੁ ਭਰ' ਕਰ ਤੁਮਰੇ ਅਯੋ। 

ਹਮਰੇ ਪਿਤਾਮਾ ਅਰਿ ਹਰਤੇ ਤਮਾਮਾ, 

ਪਰ ਜੰਗ ਕੋ ਦਮਾਮਾ ਦੈ ਕੁਰੰਗ ਸੱਤ੍ਰੈ ਕਯੋ'। 


ਜਾਂ ਤੈ ਕਰਾਮਾਤ ਭੀ ਸੁਹਾਤ ਘਰ ਮੈਂ ਰਹਾਤ, 
ਬੈਰਿਨ ਕੋ ਘਾਤ ਬਖਯਾਤ ਜਾਤ ਹੈ ਨਯੋ'। 


1487 
'ਸੂਰਮਿਆਂ ਦੀਆਂ। 


'ਲੋਹੇ ਤੋਂ ਬਿਨਾਂ ਭਾਵ ਸ਼ਸਤੂ ਦੀ ਮਾਰ ਤੋਂ ਬਿਨਾਂ। 


'ਹੱਥਾਂ ਨੂੰ ਜੋੜ ਕੇ। 
ਮੇਰਾ (ਕ੍ਰੋਧ) ਗ਼ੁੱਸਾ ਜਾਗਿਆ ਹੈ। 


'ਮਨ ਜੰਗ 'ਚਰੰਗਿਆ ਹੋਇਆ ਹੈ ਤੇ ਚਿੱਤ ਜੰਗ 'ਚ ਲੱਗਾ 
ਹੈ। 


'ਸਰਾਪ ਦੇ ਕੇ ਖਪਾ ਸੁੱਟਾਂ। 


'ਜਿਵੇਂ ਨਾਂਗੇ ਅਰਜਨ ਨੇ ਸਰਾਪ ਦੇ ਕੇ ਦਿਲੀਪਰਾਜੇ ਦੇ ਦਲ 
ਖਪਾਏ ਸਨ ਤੇ ਦੁਰਬਾਸਾ ਰਿਖੀ ਨੇ ਭਾਦੋਂ ਦੇ ਬੱਦਲਾਂ ਵਾਂਗ 
ਜਾਦਵਾਂ ਦੀ ਕੁਲ ਨੂੰ ਸਰਾਪ ਦੇ ਕੇ ਨਾਸ ਕੀਤਾ ਸੀ। 

ਛੇਤੀ। 


'ਫੜ ਲਏ। 
'ਜੋ ਥੋੜ੍ਹੀ ਜਿਹੀ ਸ਼ਕਤੀਰੱਖਦਾ ਸੀ (ਅ) ਅਨੇਕ ਤਰ੍ਹਾਂ ਦੀ। 


'ਕਰਾਮਾਤ ਦਾ ਵੱਡਾ ਸਮੁੰਦਰ ਹੈ। 

'ਬੂੰਦ (ਕਿਣਕਾ) ਭਰ। 

'ਸਾਡੇ ਦਾਦਾ (ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ (ਕਰਾਮਾਤ 
ਨਾਲ) ਸਾਰੇ ਵੈਰੀਆਂ ਨੂੰ ਮਾਰ ਦੇਂਦੇ ਪਰ ਜੰਗ ਦਾ ਧੈਂਸਾ ਵਜਾ 


ਕੇ ਵੈਰੀਆਂ ਨੂੰ ਹਰਨ (ਵਾਂਗ) ਕਰ ਦਿੱਤਾ ਭਾਵ ਭਜਾਇਆ। 


'ਜਿਸ ਕਰ ਕੇ ਕਰਾਮਾਤ ਵੀ ਘਰ (ਹਿਰਦੇ) 'ਚ ਭਾਵ 





1488 


ਸੋਊ ਹਮ ਕੈਹੈਂ ਐ ਕਰੈਹੈਂ ਨਿਜ ਦਾਸਨ ਤੈ, 


ਚੈਹੈਂ _ਸਯਾਰ ਸੂਪਨ ਤ੍ਰਵਾਰ ਤੈ ਸਭੈ ਹਯੋ' 
॥੭੪॥ 


ਐਸੇ ਸੁਨਿ ਸੰਤ ਕਹਯੋ ਠੀਕ ਹੈ ਮਤੰਤ ਏਹੁ', 
ਮੈਹੂੰ ਭੂਲ ਪਯੋ ਆਪ ਬਖਸ਼ਯੋ ਵਿਚਾਰ ਕ੍ਰੈ'। 
ਜੈਸੇ ਜਦੁ ਭੂਖਨ ਪੂਖਨ ਰਾਮ ਰਘੁਕੁਲ, 


ਰਹੇ ਤਰੇ ਰੂਖਨ ਅਦੂਖਨ ਵਤਾਰ ਹ੍ਹੈ'। 


ਨਰ ਤਨ ਧਾਰ ਪੁਭੁ ਨਰ ਅਨੁਹਾਰ ਲੀਲਾ, 
ਕਰਿ ਹੈਂ ਬਿਸ਼ਨੁ ਸਮੁੱਥ ਸਬਿ ਢਾਰ ਹੂੈ'। 


ਅੰਸ ਕਰਤਾਰ, ਪ੍ਰਮ ਹੰਸ ਜਪ ਪਾਰ ਹੂੈ' । ੭੫॥ 


ਕਰਤ ਚਰਿਤ' ਆਪ ਨਰ ਤਨ ਧਾਰਬੇ ਕੋ, 
ਨਾ ਤਰ ਪਯਾਰੋਂ ਬੈਰੀ ਥਾਰੋ ਜਨ ਕੋ ਨਹੀਂ। 
ਜਗਤ ਜ਼ੁਸਾਰਿ ਚਾਰ ਖਾਨਿ ਤੀਨ ਗੁਨ ਡਲ, 
ਰੇਖ ਲੇਖ ਅਨੁਸਾਰ ਦੇਤ ਫਲ ਹੈਂ ਸਹੀ'। 


ਆਪ ਕੀ ਦਯਾ ਤੈ ਅਬ ਭਯਾ ਗਯਾਨ ਥਯਾ ਸੁਖ, 
ਮੋਹ ਮਯਾ' ਗਯਾ ਦਰਸਯਾ ਬੂਹਮ ਸ੍ਰੈ ਵਹੀ”। 


ਆਪ ਕਰਤਾਰ ਕਰਤਾਰਥ ਕਰਤ 
ਕਰ ਤਾਰ ਸਬਿ ਹੀ ਕੀ ਤਾਰੇ ਕਰ ਤਾਰ ਮੈਂ ਲਹੀ' 
॥੭੬॥ 


ਐਪਰ ਨ ਸਹਯੋ ਜਾਇ ਖਾਨਨ ਕੋ ਅਨਿਆਇ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਪਤਰੱਖਣੀ ਸੋਭਦੀ ਹੈ ਤੇ ਵੈਰੀਆਂ ਨੂੰ ਮਾਰਨ ਨਾਲ 
ਕਰਾਮਾਤ ਪ੍ਰਗਟ ਹੋ ਜਾਂਦੀ ਹੈ। 


'ਅਸੀਂ ਉਹੋ ਕੁਝ ਕਰਦੇ ਹਾਂ ਤੇ ਆਪਣੇ ਦਾਸਾਂ ਤੋਂ ਕਰਾਉਂਦੇ 
ਮਾਰ ਕੇ (ਸੂਪਨ) ਸੁਲਾਇਆ ਚਾਹੁੰਦੇ ਹਾਂ। 
'ਇਹ (ਤੁਹਾਡਾ) ਫ਼ੈਸਲਾ। 


'ਕਰਕੇ। 


'ਜਿਵੇਂ ਜਾਦਵਾਂ ਦੀ ਕੁਲ ਦੇ ਗਹਿਣੇ ਕ੍ਰਿਸ਼ਨ ਜੀ ਅਤੇਰਾਘਵਾਂ 
ਦੀ ਕੁਲ ਦੇ ਸੂਰਜਰਾਮ ਚੰਦਰ ਜੀਰੁੱਖਾਂ ਦੇ ਥੱਲੇ (ਬਨਵਾਸ 'ਚ) 
ਰਹੇ, ਦੋਸ਼ਾਂ ਤੋਂ ਰਹਿਤ ਅਵਤਾਰ ਹੋ ਕੇ। 


'ਵਿਸ਼ਨੂੰ ਪ੍ਰਭੂ ਸਭ ਤਰ੍ਹਾਂ ਦੀ ਸ਼ਕਤੀ ਵਾਲੇ ਹੋ ਕੇ ਮਨੁੱਖ ਸ਼ਰੀਰ 
ਧਾਰ ਕੇ ਮਨੁੱਖਾਂ (ਅਨੁਹਾਰ) ਵਾਂਗ ਕੌਤਿਕ ਕਰਦੇ ਰਹੇ ਹਨ। 


'ਤਿਵੇਂ ਆਪ (ਹੰਸ) ਉੱਜਲ ਸੋਢੀਆਂ ਦੀ ਬੰਸ ਦੇ ਅਵਤੰਸ) 
ਮੁਕਟ ਰੂਪ ਹੋ ਹੰਸਾ ਅਵਤਾਰ ਵਾਂਗ ਆਪ ਕਰਤਾਰ ਦਾ 
(ਅੰਸ] ਰੂਪ ਹੋ (ਪਰਮ ਹੰਸ) ਸਤ ਅਸਤ ਦੀ ਵਿਚਾਰ ਵਾਲੇ 
(ਮਹਾਤਮਾ) ਆਪ ਨੂੰ ਜਪ ਕੇ ਪਾਰ ਹੁੰਦੇ ਹਨ। 

'ਕੌਤਕ। 


'ਸੰਸਾਰ ਚੌਪੜ ਹੈ, ਚਾਰ ਖਾਣੀਆਂ ਇਸ ਦੇ ਚਾਰ ਪਾਸੇ ਹਨ, 
ਤਿੰਨ ਗੁਣ ਡੱਲਾਂ ਹਨ, ਲੇਖਾਂ ਦੀਆਂਰੇਖਾਂ ਅਨੁਸਾਰ (ਆਪ) 
ਠੀਕ ਫਲ ਦੇਂਦੇ ਹੋ। 


'ਮਾਇਆ ਦਾ ਮੋਹ। “ਉਹ ਆਪਣਾ ਆਪ ਰੂਪ ਬ੍ਰਹਮ ਦੇਖ 
ਲਿਆ। 


'ਆਪ ਕਰਤਾਰ ਰੂਪ ਹੋ, ਲੋਕਾਂ ਨੂੰ (ਕਰਤਾਰਥ) ਕ੍ਰਿਤਾਰਥ 
(ਸਫ਼ਲ) ਕਰਦੇ ਹੋ, ਸਾਰਿਆਂ ਦੀ ਤਾਰ ਤੁਹਾਡੇ ਹੱਥ ਵਿੱਚ ਹੈ, 
ਮੈਂ (ਇਹ ਗੱਲ) ਤਾੜ ਕਰ ਕੇ ਜਾਣ ਲਈ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਾਨਨ ਕੋ ਦਯੋ ਆਏ ਹਾਨਨ ਕੋ ਸਠ ਹੈ'। 

ਦਾਂਤ ਕਰਾਮਾਤ' ਤਾਂਹਿ ਕਾਂਹਿ ਕੋ ਲਗਾਹਿਂ ਨਾਥ, 
ਜਾਨੈ ਹਾਥ ਸਾਥ ਜੋਊ ਖੁੱਲ ਜਾਇ ਗੱਠ ਹੈ। 

ਦੈਹੋ ਮੋਹਿ ਪਾਂਨ' ਕੈਹੋਂ ਹਾਨਿ ਤੁਰਕਾਨ ਜੈਹੋਂ? 
ਐਹੋ ਮਮ ਕੁੱਤਕ ਲਖੋਹੋ ਭੈਰੋਂ ਲੱਠ ਹੈ'। 

ਗਯੋ ਮਾਥ ਨਾਇ ਧਾਇ ਗਰਜਾਇ ਅੱਟ' ਹੈ 


॥੭੭॥ 
ਦੱਛ ਪੈ ਜਯੋਂ ਬੀਰ ਭਦੂੱ, ਅੱਦ੍ਰਿਸਪੱਛ ਪਰ 
ਇੰਦੂ ਹੂੰ ਕੋ ਬੱਜੂ, ਨੱਜੂ ਸੱਤ੍ਹ ਪੈ ਕਰਾਲ ਹੈ'। 


ਤੱਛਕ ਕੁਲੀ ਪੈ ਪਤਿ ਪੱਛਿਨਿ ਭੱਛਨ ਹਿਤ, 
ਦੱਛਨ ਕੇ ਕੱਛਨ ਪੈ ਕੱਛੂ ਧਰ ਖਯਾਲ ਹੈ'। 


ਮੱਛਨ ਪੈ ਨੱਕ੍ਰ ਤਰ, ਲੱਛਨ ਪੈ ਬਕ ਸਰ, 
ਰੱਛਨ ਪੈ ਚੱਕਰ ਹਰਿ ਅੱਛ ਜਨ ਪਾਲ ਹੈ'। 


ਤੈਸੇ ਅਰਿ ਜਾਲ ਪੈ ਕਰਾਲ ਕਾਲ ਸੇ ਕਮਾਲ, 
ਸਿੱਖ ਗੁਰੁ ਲਾਲ ਲਾਲ ਚੰਦ ਲੌ ਕ੍ਰਿਪਾਲ ਹੈ' 
॥੭੮॥ 

ਭੁਜੰਗ ਪ੍ਰਯਾਤ ਛੱਦ: 

ਤਬੈ ਧਾਇ ਕਿਰਪਾਲ ਪਾਠਾਂਨ ਸੰਗੈਂ। 

ਅਰਜਯੋ ਜਾ ਲਰਯੋ, ਐ ਕਰਜੋ ਅੰਗ ਭੰਗੈਂ। 

ਗਦਾ ਭੀਮ ਸੀ' ਕੁੱਤਕਾ ਜਾਹਿ ਮਾਰੈ। 

ਕਰੈ ਜ਼ੂਰ ਚੂਰ ਧਰਾ ਪੈ ਪਛਾਰੈ' ॥ ੭੯ ॥ 

ਫੁਟੈਂ ਫੁੱਟ ਜਯੋਂ' ਮੂੰਡ ਤੂਕਾਨ ਕੇਰੇ। 


1489 


!ਪਰ ਪਠਾਣਾਂ ਦੀ ਬੇਇਨਸਾਫ਼ੀ ਸਹਾਰੀ ਨਹੀਂ ਜਾਂਦੀ, ਤੁਸਾਂ 
ਉਨ੍ਹਾਂ ਨੂੰ ਖਾਣ ਨੂੰ ਦਿੱਤਾ, ਉਹ ਮੂਰਖ ਮਾਰਨ ਨੂੰ ਆਏ ਹਨ। 
'ਕਰਾਮਾਤ ਰੂਪ ਦੰਦ। 


।ਆਗਿਆ। “ਜਾ ਕੇ ਤੁਰਕਾਂ ਦਾ ਨਾਸ ਕਰਾਂ। 
'ਇਹ ਮੇਰਾ ਮੋਟਾ ਸੋਟਾ ਭੈਰੋਂ ਦੀ ਲੱਠ ਸਮਝੋ। 
'ਸਿਰ। 

'(ਅੱਟ) ਬਹੁਤਾ ਗੱਜਿਆ। 


'ਦੱਛ ਪੁਰਜਾ ਪਤਿ ਦੇ ਉੱਪਰ ਜਿਵੇਂ ਬੀਰ ਭੱਦੂ, ਖੰਭਾਂ ਵਾਲੇ 
ਪਹਾੜਾਂ ਉਪਰ ਇੰਦਰ ਦਾ ਧਨੁਸ਼ (ਸੱਤ੍ਹ) ਵੈਰੀ ਉਪਰ (ਉਸ ਦੇ 
ਵੈਰੀ) ਦੀ ਨਿਗਾਹ ਭਿਆਨਕ ਹੈ। 


'ਤੱਛਕ ਨਾਗ ਦੀ ਕੁਲ (ਸੱਪਾਂ) ਉੱਪਰ ਪੰਖੀਆਂ ਦਾ ਪਤੀ 
(ਗਰੁੜ) ਖਾਣ ਲਈ (ਭਿਆਨਕ ਹੈ), ਦੱਖਣ ਦੇ ਇਲਾਕੇ ਨੂੰ 
ਕੱਛਣ ਵਾਲੇਰਾਵਣ ਉੱਪਰ (ਕਛ ਧਰ) ਰਾਮ ਚੰਦਰ ਜੀ ਦਾ 
(ਮਾਰਨ ਦਾ) ਖ਼ਿਆਲ (ਭਿਆਨਕ ਹੈ)। 


'ਮੱਛਾਂ ਉਪਰ (ਨੱਕ) ਤੰਦੂਆ (ਤਰ) ਬਹੁਤਾ (ਭਿਆਨਕ) 
ਹੈ, ਨਿਸ਼ਾਨਿਆਂ ਉੱਪਰ ਟੇਢੇ ਤੀਰ (ਭਿਆਨਕ ਹਨ) ਅਤੇ 
(ਰੱਛਨ)ਰਾਖਸ਼ਾਂ ਉੱਪਰ ਵਿਸ਼ਨੂੰ ਦਾ (ਸੁਦਰਸ਼ਨ) ਚੱਕ੍ਹ 
(ਭਿਆਨਕ ਹੈ) ਅਤੇ ਸੇਵਕਾਂ ਨੂੰ ਚੰਗੀ ਤਰ੍ਹਾਂ ਪਾਲਦਾ ਹੈ। 


'ਤਿਵੇਂ ਗੁਰੂ ਕੇ ਪਿਆਰੇ ਭਾਈ ਲਾਲ ਚੰਦ ਅਤੇ ਮਹੰਤ 
ਭਿਆਨਕ ਹਨ। 





1490 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਿਰੈ ਖੇਤ ਮੈਂ ਦੇਤ ਫਾਲੌਗ ਫੇਰੇ'। 
ਜਿਤੇ ਤੀਰ ਗੋਲੀ, ਤਿਸੀ ਪੈ ਪੁਹਾਰੈਂ। 


੨੨੮ ੬ 4੨੧ 


ਨਿਜੰ ਲੋਹ ਢਾਲੇ ਪਰੈ ਸੋ ਸੰਭਾਰੈ' ॥। ੮੦॥ 


ਪਢੈ ਕੌਚ ਰਖਯਾ ਹਿਤੈ ਮੰਤ੍ਰ ਸਾਖਾ'। 


ਗੁਰੂ ਗ੍ਰੰਥ ਮੈਂ ਜੋ ਗੁਰੂ ਪੰਚ' ਰਾਖਾ। 
ਚਹੂੰ ਓਰ ਚੌਂਕੀ ਮਮੰ ਰਾਮ ਕਾਰੈ'। 


ਨਹੀਂ ਸ਼ਸਤ੍ਰ ਅਸਤੂੰ ਲਗੈ ਦੂਖ ਦਾਰੈਂ' ॥੮੧॥ 
ਕਰੈ ਵਾਰ ਜੋਊ ਕਰੰਵਾਰ ਢੂਕੰ'। 

ਲਵੈ ਦੰਡ ਪੈ ਸੋ ਭਵੈ ਦੋਇ ਟੂਕੰ। 

ਜਟਾ ਜੂਟ ਲਾਂਗੋਟ ਥਾ ਅੰਗ ਸੋਹੈ। 

ਮਨੋਂ ਆਪ ਭੈਰੋਂ ਲਰੈ ਜੰਗ ਮੋਂ ਹੈ ।੮੨॥ 
ਦਿਪੈਂ ਲਾਲ ਨੈਨੌ ਸਮ ਜਵਾਲ ਕਾਲੇ'। 
ਬਕੈ ਨਾਦ ਘੋਰ ਸਜੋਰੰ ਕਰਾਲੈ'। 

ਧਰੇ ਦੰਡ ਢਾਲੋ ਜਮੰਰਾਜ ਮਾਨੋ। 

ਰਸੰ ਬੀਰ ਕੈਧੋ ਸਰੀਰੰ ਸੁ ਜਾਨੋ ॥੮੨॥ 
ਹਰੈ' ਜਾਂਹਿ ਸੋਟਾ ਕਰੈਂ ਲੋਟ ਪੋਟਾ। 
ਕਿਧੋਂ ਪੁੱਸ ਬਾਹੈ ਸੁ ਰੇਨਕਾ ਢੋਟਾ'। 


ਜਬੈ ਜਵਾਨ ਕੇਕਾਨ' ਪਾਠਾਨ ਕੇਤੈ। 

ਹਤੇ ਹੇਰਿ', ਹੈਯਾਤ ਖਾਂ ਆਇ ਏਤੈ ॥੮੪॥ 
ਕਹਸੋ ਰੋਸ ਕੈ ਹੋਸ਼ ਕੈ ਭੀਖ ਮੰਗੇ'। 

ਕਿਧੌਂ ਮੌਤ ਲਯਾਈ ਤੁਝੈ ਬੀਚ ਦੰਗੇ'। 

ਗੁਰੂ ਕੀ ਕੜਾਹੀ' ਛਕੀ ਪੇਟ ਪਾਰਾ। 

ਗਏ ਭਾਗ ਚੇਲੇ ਫਸਯੋ ਤੂੰ ਵਿਚਾਰਾ ॥ ੮੫॥ 
ਪਠਯੋ ਜੰਗ ਮੈਂ ਭੰਗ ਪੇਲਾਇ ਬੋਰੈਂ”। 

ਅਬੈ ਭੀ ਭਗੋਂ ਜਾਨ ਫਾਕੀਰ ਛੋਰੈਂ। 

ਤਬੈ ਸਾਧੁ ਬੋਲਯੋ ਸੁਨੋ ਖਾਨ ਪਾਜੀ'। 


'ਜੰਗ ਦੇ ਮੈਦਾਨ ਵਿੱਚ ਛਾਲਾਂ ਮਾਰਦਾ ਤੇ ਗੇੜੇ ਦੇਂਦਾ ਫਿਰਦਾ 
ਹੈ। 

'ਉਸ (ਮਹੰਤ ਕਿਰਪਾਲ) ਉੱਤੇ ਮਾਰਦੇ ਹਨ। 

ਜੋ ਵਾਰ ਪੈਂਦੇ ਹਨ ਉਹ ਆਪਣੀ ਲੋਹੇ ਦੀ ਢਾਲ 'ਤੇਰੋਕਦਾ 
ਹੈ। 

।ਆਪਣੀ ਰੱਖਿਆ ਵਾਸਤੇ (ਕਵਚ) ਰੱਖਿਆ ਕਰਨ ਵਾਲੇ 
(ਮੰਤੁ ਸਾਖਾ) ਮੰਤ੍ਰ ਦੇ ਹਿੱਸੇ ਪੜ੍ਹਦਾ ਹੈ। 

ਪੰਜਵੇਂ ਸਤਿਗੁਰਾਂ। 

'ਮੇਰੇ ਚਹੁੰ ਪਾਸੀਂ ਰਾਮ ਦੇ ਨਾਮ ਦੀ ਚੌਕੀ (ਚਾਰ ਪਹਿਰੇਦਾਰਾਂ 
ਦੀ ਟੋਲੀ) ਅਤੇਰੱਖਿਆ ਕਰਨ ਵਾਲੀ (ਕਾਰ) ਲਕੀਰ ਹੈ। 
ਦੁੱਖ ਦੇਣ ਵਾਲਾ। 

'ਜੋ ਨੇੜੇ ਢੁੱਕ ਕੇ (ਕਰੰਵਾਰ) ਤਲਵਾਰ ਦਾ ਵਾਰ ਕਰਦਾ ਹੈ। 


'ਕਾਲ ਦੀ ਅੱਗ ਵਾਂਗ ਲਾਲ ਨੇਤ੍ਹ ਚਮਕਦੇ ਹਨ। 
'ਜ਼ੋਰ ਨਾਲ ਭਿਆਨਕ ਤੋਂ (ਘੋਰ) ਭਿਆਨਕ ਸ਼ਬਦ ਬੋਲਦਾ 
ਹੈ। 


ਮਾਰਦਾ ਹੈ। 

'ਜਾਂਰੇਣਕਾ ਦਾ (ਢੋਟਾ) ਪੁੱਤਰ (ਪਰਸਰਾਮ) (ਪਰਸ) 
ਕੁਹਾੜਾ ਚਲਾਉਂਦਾ ਹੈ। 

'ਘੋੜੇ। 

ਮਾਰੇ ਵੇਖ ਕੇ। 

'ਭਿਖਿਆ ਮੰਗਣ ਵਾਲੇ ਮੰਗਤੇ। 

'ਲੜਾਈ ਵਿੱਚ। 

'ਕੜਾਹ ਪੁਸ਼ਾਦ। 


'ਸ਼ੁਦਾਈ ਨੂੰ। 


'ਕਾਇਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1491 


ਭਯੋ ਨੂੰ ਹਰਾਮੀ ਕੁਲੈਂ ਲਾਇ ਲਾਜੀ ॥।੮੬॥ 
ਕਰਯੋ ਖਾਇ ਕੈ ਨੂਨ ਹਾਰਾਮ ਤੈਹੂੰ। 
ਜਨਯੋ ਜਾਰਣੀ ਨਾਰਿ' ਛੇਨਾਰ ਕੈਹੂੰ”। 
ਗਈ ਖਾਇ ਬੋਲੀ, ਤਬੈ ਖਾਂ ਹਯਾਤੈਂ। 


ਪਰਜਯੋ ਧਾਇ ਕ੍ਰਿਪਾਲ ਪੈ, ਹੇਤ ਘਾਤੈਂ ॥੮੭॥ 


ਕਰਯੋ ਤੇਗ ਕਾ, ਬੇਗ' ਹੀ ਬਾਰ ਐਸੋ। 
ਲਈ ਦੰਡ ਪੈ ਸੋ ਭਈ ਖੰਡ' ਹੈਸੋ। 

ਮਹਾ ਕੋਪ ਤੈ, ਓਜ ਸੰਭਾਰ ਕੈ ਕੈ। 

ਨਿਜੰ ਦੰਡ ਆਖੰਡ ਪੁਚੰਡ ਲੈ ਕੈ' ॥੮੮॥ 
ਗਦਾ ਭੀਮ, ਕੈਧੋ ਹਨੂੰ ਸੈਲ ਭਾਰੋ'। 


() ੦੦ (੭ 


ਦੁਰੰਜੋਧਨੰ ਰਾਵਨੰ ਪੈ ਪੁਹਾਰੋ। 

ਤਿਵੈਂ ਉਛਰ ਕੈ ਉਚਰ ਕੈ ਸਤਿਨਾਮੰ। 

ਧਰਜੋ ਕੁੱਤਕਾ ਖਾਨ ਕੋ ਕੀਨ ਕਾਮ ॥੮੯॥ 
ਫੁਟਯੋ ਮੂੰਡ ਤ੍ਰਬੂਜ ਖੁਬੂਜ ਸਾਨੋ'। 

ਗਿਰਯੋ ਭੂਮਿ ਝੂਮ ਬਡੋ ਖਾਨ ਜ੍ਹਾਨੈ। 


ਕਿਧੋਂ ਬੀਜ ਪਾਤੰ' ਸੁਟਜੋ ਹੈ ਮੁਨਾਰਾ। 
ਸਰੂ ਕੋ ਤਰੂ ਬਜਾਰ ਓਖਾਰ ਡਾਰਾ' ॥ ੯੦॥ 
ਦਧੀ ਮੱਟ ਫੂਟਯੋ, ਫੁਟੀ ਫੁੱਟ ਭਾਰੀ'। 


ਗੁਰੂ ਜੀ ਛਬੰ' ਤਾਹਿੰ ਕੀ ਯੋ ਉਚਾਰੀ। 
ਕ੍ਰਿਪਾਲੈ ਕੁਪਜੋ, ਕੁੱਤਕੰ ਹੈ ਸੰਭਾਰੀ। 
ਹਨੀ ਖਾਂਨ ਹੈਯਾਤ ਕੇ, ਸੀਸ ਝਾਰੀ ॥੯੧॥ 
ਉਠੀ ਛਿੱਛ ਇੱਛੰ, ਕੜਾ ਮਿੰਝ ਜੋਰੀ'। 


ਮਨੋ ਮਾਖਨੰ, ਮੱਟਕੀ ਕਾਨ੍ਹ ਫੋਰੀ। 

ਜਬੈ ਖਾਂ ਹੈਯਾਤੰ, ਗਿਰਯੋ ਸੈਨ ਹੇਰਾ। 

ਤਬੈ ਸਾਧੁ ਕੋ, ਆਨ ਤ੍ਰਕਾਨ ਘੇਰਾ ॥ ੯੨॥ 
ਘਨੇ ਘਾਇ' ਖਾਏ, ਹਨੇ ਭੂੰਮਿ ਡਾਰੇ। 

ਬਲੀ ਜੀਤ ਮਲੈ, ਤਬੈ ਲੌ ਪਧਾਰੇ। 

ਗੁਰੂ ਮਾਤਲੇਯੰ', ਸਰੋਘੰ” ਚਲਾਏ। 


'ਵਿਭਚਾਰਨ ਇਸਤ੍ਹੀ। “ਕਿਸੇ ਵੇਸ਼ਵਾ ਨੇ। 
ਛੇਤੀ। 
ਟੁਕੜੇ ਟੁਕੜੇ। 


।ਆਪਣਾ (ਅਖੰਡ) ਮਜ਼ਬੂਤ ਤੇ (ਪ੍ਰਚੰਡ) ਵੱਡਾ ਡੰਡਾ ਲੈ ਕੇ। 
'ਜਾਂ ਉਹ ਹਨੂੰਮਾਨ ਦੇ ਭਾਰੇ ਪਹਾੜ ਵਾਂਗ ਹੈ। 


'(ਤਰਬੂਜ਼] ਮਤੀਰੇ ਤੇ ਖਰਬੂਜੇ ਵਾਂਗ ਸਿਰ ਫੁੱਟ ਗਿਆ। 


ਜਾਂ ਬਿਜਲੀ ਨੇ ਡਿੱਗ ਕੇ। 

'ਜਾਂ (ਬਜਾਰ) ਹਵਾ ਨੇ ਸਰੂ ਦਾ ਦਰੱਖ਼ਤ ਉਖੇੜ ਸੁੱਟਿਆ ਹੈ। 
'ਦਹੀ ਦਾ ਮੱਟ ਫੁੱਟ ਗਿਆ ਹੈ ਜਾਂ ਵੱਡੀ ਖੱਖੜੀ ਫੁੱਟ ਗਈ 
ਹੈ। 

'ਸੋਭਾ। 


'(ਕੜਾ ਮਿਝ) ਗਾੜ੍ਹੀ ਮਿਝ ਦੀਆਂ (ਇਛੰ) ਦੇਖਣ ਯੋਗ 
(ਛਿੱਛ) ਛਿੱਟਾਂ ਜ਼ੋਰ ਨਾਲ ਉਠੀਆਂ। 


'ਜ਼ਖ਼ਮ। 


ਮਾਮਾ ਜੀ। “ਬਹੁਤੇ ਤੀਰ। 





1492 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਤੰ ਪੀਰ ਕੇ' ਧੀਰ, ਲੈ ਬੀਰ ਆਏ ॥੯੨॥ 
ਹੁਤੀ ਸੰਗ ਸੈਨਾ, ਇਨੈ ਜੁ ਬਿਸਾਲਾ। 

ਉਤੈ ਓਰੜੇ ਮੇਘ ਜਯੋਂ, ਖਾਂਨ ਜਾਲਾ'। 

ਦੁਹੂੰ ਓਰ ਆਢਾ' , ਲਹਜੋ ਜੰਗ ਗਾਢਾ। 

ਬਜੇ ਬਾਦ ਮਾਰੂ', ਰਸ ਬੀਰ ਬਾਢਾ ॥ ੯੪॥ 
ਮਹਾਂ ਮਾਰ ਮੱਚੀ, ਚਲੀ ਲੋਹ ਧਾਰਾ। 

ਤ੍ਰਿਖੇ ਬਾਨ ਬਰਖੇ, ਮਨੋ ਮੇਂਹ ਭਾਰਾ। 

ਧਰਾ ਜਵਾਨ ਕੇਕਾਨ, ਹੈਂ ਛਾਨ ਡਾਰੇ'। 

ਤਨੈ ਚਰਮ ਕੈ ਬਰਮ ਕੈ, ਹੋਇ ਪਾਰੇ' ॥੯੫॥ 
ਕਿਧੋਂ ਅਹਿ ਸਪੱਛੀ, ਬਿਲੱਛੀ ਫਿਰੈ ਹੈਂ”। 
ਛੂਹੈਂ ਜਾਂਹਿ ਕੋ, ਤਾਂਹਿ ਕੇ ਪ੍ਰਾਨ ਲੈਹੈਂ। 

ਕਹੂੰ ਅੱਧ ਅਧੰ, ਘਨੇ ਸੂਰ ਬਾਂਕੇ'। 

ਪਰੇ ਭੂੰਮਿ ਮੈਂ ਭੀ, ਅਰੈਂ ਓਰ ਤਾਕੇਂ' ॥ ੯੬॥ 
ਕਹੁੰ ਚੀਰ ਕੈ, ਬੀਰ ਸਾਰੀਰ ਅਰਧੈਂ। 


ਸੁਟੈਂ ਜੈਸ ਬਾਢੀ, ਧਰਾ ਬਾਢ ਫਰਦੈਂ”। 


ਝਟਾ ਝੱਟ ਬਾਹੈਂ, ਉਭੈ ਜੀਤ ਚਾਹੈਂ। 
ਰਸੰ ਬੀਰ ਭੀਨੇ, ਲਰੈਂ ਕੈ ਉਮਾਹੈਂ ॥੯੭॥ 
ਕਟਾ ਕੁੱਟ ਮਚੀ, ਫਟਾ ਫੱਟ ਸੁਟੈ। 


ਤਛਾ ਮੁੱਛ ਜੋਧੇ, ਝਟਾ ਪੱਟ ਥੱਟੈਂ'। 
ਖਚਾ ਖੱਚ ਬਾਹੈਂ, ਗਚਾ ਗੱਚ ਤੇਗੈਂ”। 


ਸੜਾ ਸਾੜ ਗੇਰੈਂ, ਦੜਾ ਦਾੜ ਬੇਗੈਂ' ॥੯੮॥ 
ਧਰਾ ਰੁੰਡ ਪੈ, ਮੁੰਡ ਝੁੰਡ ਬਿਥਾਰੇ'। 


ਕਟੈਂ ਹੱਥ ਮੱਥੰ, ਪਗੰ ਬਾਹੁ ਭਾਰੇ। 
ਜਿਮੈਂ ਬਾਢ ਬਾਢੀ, ਬਦੈਂ ਬ੍ਰਿੰਦ ਬਾਗੈਂ'। 


ਭਿਗੇ ਖੂਨ ਬਾਗੇ' ਮਨੋ ਖੇਲ ਫਾਗੈਂ? ॥੯੯॥ 


'ਬੁੱਧੂ ਸ਼ਾਹ ਦੇ ਪੁੱਤਰ। 


'ਸਾਰੇ ਪਠਾਣ ਬੱਦਲ ਵਾਂਗ ਉੱਛਲ ਕੇ ਆਏ। 
'ਓਟ ਲੈ ਕੇ। 
'ਜੰਗ ਦੇ ਵਾਜੇ ਵੱਜੇ। 


'ਧਰਤੀ ਉੱਤੇ ਜਵਾਨ ਤੇ ਘੋੜੇ ਛਾਨਣੀ ਕਰ ਕੇ ਸੁੱਟ ਦਿੱਤੇ। 
'ਸਰੀਰ ਦੇ ਚੰਮ ਨੂੰ (ਬਰਮ ਕੈ) ਵਿੰਨ੍ਹ ਕੇ ਪਾਰ ਹੋ ਗਏ। 

'ਜਾਂ ਖੰਭਾਂ ਵਾਲੇ (ਬਿਲੱਛੀ) ਅਨੋਖੇ ਅਹਿ) ਸੱਪ ਫਿਰਦੇ 
ਹਨ। 


'ਕਿਤੇ ਬਹੁਤੇ ਸੁੰਦਰ ਸੂਰਮੇ ਅੱਧੋ ਅੱਧ ਹੋਏ ਪਏ ਹਨ। 
'ਧਰਤੀ ਵਿੱਚ ਪਏ ਹੋਏ ਵੀ ਵੈਰੀਆਂ ਵੱਲ ਤਕਦੇ ਹਨ। 


'ਜਿਵੇਂ ਤਰਖਾਣ (ਫਰਦ) ਫੱਟੇ ਨੂੰ ਵੱਢ ਕੇ ਧਰਤੀ ਤੇ ਸੁੱਟ 
ਦੇਂਦੇ ਹਨ। 


'ਵੱਢਾ ਟੁੱਕੀ ਸ਼ੁਰੂ ਹੋ ਗਈ। (ਫਟਾ ਫਟ) ਛੇਤੀ ਛੇਤੀ ਸੁੱਟੀ 
ਜਾਂਦੇ ਹਨ। 

'ਜੋਧੇ ਛੇਤੀ ਛੇਤੀ (ਤਛਾ ਮੁੱਛ) ਛਾਂਗ ਕੇ ਵੱਢ ਦੇਂਦੇ ਹਨ। 
'(ਖਚਾ ਖੱਚ) ਛੇਤੀ ਛੇਤੀ ਵਾਹੁੰਦੇ ਹਨ, ਤਲਵਾਰਾਂ ਲਹੂ ਨਾਲ 
(ਗਚਾ ਗਚ) ਬਹੁਤ ਲਿਬੜ ਗਈਆਂ ਹਨ। 

(ਬੇਗੈਂ) ਛੇਤੀ ਨਾਲ [ਦੜਾ ਦਾੜ) ਉਪਰੋਥਲੀ ਜਦੋਂ ਡੇਗਦੇ 
ਹਨ ਤਾਂ ਸੜਾ ਸੜ ਸ਼ਬਦ ਹੁੰਦਾ ਹੈ। 

'ਧਰਤੀ ਤੇ (ਚੁੰਡ) ਧੜਾਂ ਤੇ (ਮੁੰਡ) ਸਿਰਾਂ ਦੇ (ਝੁੰਡ) ਸਮੂੰਹ 
ਖਿੰਡਾ ਦਿੱਤੇ। 

'ਜਿਵੇਂ ਤਰਖਾਣ (ਬਾਢ) ਤਿੱਖੀ ਧਾਰ ਨਾਲ ਬਹੁਤੇ ਬਾਗਾਂ ਨੂੰ 


ਵੱਢਦੇ ਹਨ। 
'ਪੁਸ਼ਾਕੇ। “ਹੋਲੀ ਖੇਲਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1493 


ਭਕਾ-ਭੱਕ, ਲੋਹੂ ਭਰੇ ਘਾਵ ਬੋਲੈਂ'। 
ਛਕੈਂ ਮਾਸ ਹਾਰੀ, ਬਕੈਂ ਡੋਲ ਡੋਲੈਂ'। 
ਫਿਰੈਂ ਹਿੰਸਤੇ, ਛੂਛ ਤਾਜੀ ਕਿਤੇ ਹੈਂ'। 
ਭਗੈਂ ਚਿੰਸਤੇ ਫੀਲ, ਜਿੱਤੇ ਤਿਤੇ ਹੈਂ! ॥੧੦੦॥ 


ਕਹੂੰ ਸ੍ਹਾਨ ਸ੍ਰਿੰਗਾਲ' ਔ ਕਾਕ” ਬੋਲੈਂ। 

ਲਹੂ ਪਾਨ ਕੈ, ਜੋਗਨੀ ਮੋਦ ਡੋਲੈਂ। 

ਕਹੂੰ ਭੈਰਵੀ ਭੂਤਨੀ, ਭੱਬਕਾਰੈਂ'। 

ਭਰੈ ਪਜਾਲਕਾ', ਕਾਲਕਾ ਗੱਟਕਾਰੈ2 ॥੧੦੧॥ 
ਕਹੂੰ ਮੂੰਡ ਮਾਲਾ, ਗੁਬੈਂ ਦੇਵ ਬਾਲਾ'। 


ਸਿਵਾਂ ਕੋ ਚਢਾਵੈਂ, ਬਜਾਵੈਂ ਸੁ ਗਾਲ੍ਹਾ। 
ਕਹੂੰ ਖੋਪਰੀ, ਖੇਤ ਖਾਵੀਸ ਖੇਹੈਂ'। 


ਤਚੈਂ ਕਿੱਲਕਾਰੀ', ਨਚੈਂ ਗੀਤ ਗੈ ਹੈਂ ॥੧੦੨॥ 
ਮਨੋ ਇੱਛ ਖੈ ਕੈ', ਗਜੈ ਕੈ ਜਕਾਰੇ। 

ਭਵੈ' ਜੈ ਗੁਰੂ ਕੀ, ਚਵੈਂ? ਐਸ ਸਾਰੇ। 

ਬਰੈਂ ਸੂਰ ਹੂਰੈਂ, ਚਰੈਂ ਗੈਨ ਐਨੰ'। 


ਭਰੈਂ ਦੀਪ ਘੀ ਕੇ, ਹਰੈਂ ਤਾਪ ਮੈਨੰ' ॥੧੦੩॥ 
ਤਬੈ ਰਾਮ ਸਿੰਘੰ, ਕੁਪਯੋ ਸਿੱਖ ਭੱਯਾ'। 

ਹੁਤੇ ਗੱਢ ਚਾਨਾਲ' ਕੋ, ਸੋ ਬਸੱਯਾ। 

ਢਿਗੰ ਆਹਿ ਕਾਂਸ਼ੀ, ਘਨੇ ਲੋਗ ਜਾਨੈਂ। 

ਰਚੀ ਤੋਪ ਕਾਨੰ, ਤਿਸੀ ਨੈ ਮਹਾਨੈਂ ॥੧੦੪॥ 
ਧਰੀ ਨੌਰ ਊਚੈ, ਭਰੀ ਔ ਚਲਾਈ। 

ਪੁਲੈ ਕਾਲ ਕੀ ਬੀਜ ਜਯੋਂ, ਕੜ ਕੜਾਈ'। 
ਰਿਦੇ ਕਾਨ ਸੱਤ੍ਰਾਨ ਕੇ, ਭੀ ਫਟੇ ਹੈਂ। 

ਭਏ ਤੱਜਬੈਂ' ਅੱਜਬੈਂ, ਸੋ ਲਟੇ ਹੈਂ? ॥੧੦੫॥ 


ਜਹਾਂ ਝੁੰਡ ਖਾਨਾਨ ਕੋ, ਥਾ ਅਰਜੋ ਹੈ। 
ਇਦਾ ਹੈ ਭਿਦਾ, ਪੈ ਛਿਦਾ ਸੋ ਕਰਯੋ ਹੈ'। 


'ਜ਼ਖ਼ਮ ਲਹੂ ਨਾਲ ਭਰੇ ਹੋਏ ਭਕਾ ਭਕ ਬੋਲਦੇ ਹਨ। 

ਬੋਲਦੇ ਤੇ ਡੋਲਦੇ ਫਿਰਦੇ ਹਨ। 

ਕਿਤੇ ਖ਼ਾਲੀ ਘੋੜੇ ਹਿਣਕਦੇ ਫਿਰਦੇ ਹਨ। 

'ਜਿਧਰ ਕਿਧਰ ਹਾਥੀ (ਚਿੰਸਤੇ) ਚੀਕਾਂ ਮਾਰਦੇ ਤੇ ਨੱਠੇ 
ਫਿਰਦੇ ਹਨ। 

'ਗਿੱਦੜ। “ਕਾਂ। 


'ਬੋਲਦੀਆਂ ਹਨ। 

'ਪਿਆਲੇ। ?ਪੀਂਦੀ ਹੈ। 

'ਕਿਤੇ ਦੇਵਤਿਆਂ ਦੀਆਂ ਇਸਤ੍ਰੀਆਂ ਸਿਰਾਂ ਦੀਆਂ ਮਾਲਾਂ 
ਗੁੰਦਦੀਆਂ ਹਨ। 

'ਗਾਲ੍ਹ ਵਜਾਉਂਦੀਆਂ ਹਨ, (ਬੱਕਰੇ ਜਿਹੀ ਅਵਾਜ਼ ਕੱਢਦੀਆਂ 
ਹਨ)। 

'ਕਿਤੇ ਜੰਗ ਦੇ ਸੈਦਾਨ 'ਚ (ਖਾਵੀਸ) ਭੂਤ ਖੋਪਰੀਆਂ ਖਾਂਦੇ 
ਹਨ। 

'ਚੀਕਾਂ ਮਾਰਦੇ ਹਨ। 

!ਮਨ ਇੱਛਤ ਖਾ ਕੇ। 

ਹੋਵੇ। “ਬੋਲਦੇ ਹਨ। 

(ਐਨ) ਚੰਗੀ ਤਰ੍ਹਾਂ (ਗੈਨ) ਅਕਾਸ਼ ਵਿੱਚ (ਚਰੈਂ) ਚੜ੍ਹਦੀਆਂ 
ਹਨ। 

'ਕਾਮ ਦਾ ਤਾਪ ਦੂਰ ਕਰਦੀਆਂ ਹਨ। 


'ਸਿੱਖ ਭਰਾਰਾਮ ਸਿੰਘ ਕ੍ਰੋਧਵਾਨ ਹੋਇਆ। 
(ਕਾਂਸ਼ੀ ਦੇ ਨੇੜ ਦਾ) ਇਕ ਸ਼ਹਿਰ। 


'ਬਿਜਲੀ ਵਾਂਗ ਕੜਕੀ। 


ਹੈਰਾਨ ਹੋ ਕੇ। ਅਜੀਬ (ਤਰ੍ਹਾਂ ਨਾਲ ਪਿੱਛੇ) (ਲਟੇ ਹੈਂ) ਹਟ 
ਗਏ। 


'ਇਸ ਤਰ੍ਹਾਂ ਵਿੰਨ੍ਹ ਕੇ ਟੁਕੜੇ ਟੁਕੜੇ ਕਰ ਦਿੱਤਾ। 





1494 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਲੇ ਗੁੰਜਤੇ ਗਾਜ ਜਯੋਂ, ਪੁੰਜ ਗੋਲੇ'। ਬਿਜਲੀ ਵਾਂਗ ਸਮੂੰਹ ਗੋਲੇ ਗੂੰਜਦੇ ਚੱਲੇ। 
ਮਹਾਂ ਮੇਘ ਮਾਨੋ, ਬੂਸੈਂ ਕੋਪ ਓਲੇ' ॥੧੦੬॥ 'ਗੜੇ। 

ਕਰੈਂ ਖੇਤ ਖਾਲੀ, ਜਿਤੈ ਬਾਰ ਝਾਰੈਂ”। (ਬਾਰ) ਬੰਦੂਕਾਂ ਦਾ ਇਕੱਠਾ ਫਾਇਰ (ਝਾਰੈਂ) ਕਰਦੇ ਹਨ। 
ਧਰਾ ਰੁੰਡ ਮੁੰਤੰ ਸਝੁੰਡਂ ਬਿਥਾਰੈਂ'। (ਝੁੰਡ) ਬਹੁਤੇ ਧਰਤੀ ਉੱਤੇ ਧੜ ਤੇ ਸਿਰ ਖਿੰਡਾ ਦਿੰਦੇ ਹਨ। 
ਕਟੇ ਜੰਘ ਛਾਤੀ, ਭੁਜਾ ਹੱਥ ਮੱਥੇ। 

ਭਯੋ ਜੰਗ ਐਸੋ, ਕਥਾ ਤੈ ਅਕੱਥੇ' ॥ ੧੦੭॥ 'ਕਹਿਣ ਤੋਂ ਅਕਹਿ ਹੈ। 

ਜੁਝੇ ਸਾਮੁਹੇ ਜੇ, ਦੁਨੀ ਦੂਖ ਖੋਏ। 

ਮਨੋ ਖਾਇ ਕੈ ਭੰਗ, ਮਾਲੌਗ ਸੋਏ। 

ਰਹੇ ਹੇਰਿ ਹੈਰਾਨ, ਕੋਹੀ' ਸਭੈ ਹੈਂ। 

ਗੁਰੂ ਪੈ ਕਹਾਂ ਤੋਪ ਥੀ, ਜੁ ਚਲੈ ਹੈਂ ॥੧੦੮॥ 

ਰਚੀ ਹੈ ਕਰਾਮਾਤ ਸੋਂ, ਬਾਤ ਜਾਨੀ। 

ਗੁਰੂ ਹੈ ਵਲੀ', ਮਾਨ ਹੈ ਤੌ ਜਹਾਂਨੀ। 

ਦਯੋ ਜੋਰ ਕੋਹੀਨ ਹੈ ਪੀਨ' ਜਜੋਂ ਹੀਂ। 

ਬਢੇ ਆਨ ਪਾਠਾਨ, ਮਾਹਾਨ ਤਜਯੋਂ ਹੀ ॥੧੦੯॥ 

ਕਰਸਯੋ ਆਹਿਬੰ', ਸਾਹਿਬੰ ਚੰਦ ਗਾਢੋ। 

ਹਤੇ ਸੱਤ੍ਰ ਕੇਤੇ, ਮਹਾਂ ਰੋਹ ਬਾਢੋ। 

ਬਲੀ ਸ਼ਾਹਿ ਸੰਗੋ, ਲਏ ਸੰਗ ਬੀਰੈ'। 

ਤਜੇ ਤੀਰ ਤੀਖੇ, ਕਢੇ ਸੱਤਰ ਚੀਰੈਂ ॥੧੧੦॥ 

ਦਯਾਰਾਮ ਦੂਜੋ, ਮਨੋ ਦੁੰਣ' ਭਾਰੈਂ। 

ਜਿਸੇ ਬਾਣ ਬਾਹੈਂ, ਤਿਸੈ ਭੂਮਿ ਡਾਰੈਂ'। 

ਘਨੇ ਖਾਨ ਖੂੰਨੀ, ਸੁ ਖੇਤੈਂ ਖਪਾਏ। 

ਅਰਜੋ ਖਾਨ ਨਾਜਾਬਤੰ, ਰੋਸ ਖਾਏ ॥ ੧੧੧॥ 

ਦਿਸਾ ਦੂਸਰੀ, ਭੀਖਨੰ ਖਾਨ ਆਈ। 

ਪਚਾਰੈ' ਬੰਗਾਰੈ, ਨਿਜੰ ਸੈਨ ਤਾਂਈ। 'ਪ੍ਰਚਾਰ ਕਰਦਾ ਹੈ। (ਅ) ਲਲਕਾਰਦਾ ਹੈ। 
ਗੁਰੁ ਪੈ ਜੁਰੀ, ਗਾਢਵੀ ਧਾੜ ਮੰਗੀ'। 'ਮਾਂਗਵੀ ਧਾੜ (ਗਾਢਵੀ) ਤਕੜੀ ਜੁੜੀ ਹੋਈ ਹੈ। 
ਕਹਾਂ _ਆਹਿ_ਸਾਪਾਹਿ, ਹੈ ਵਾਹਿ ਜੰਗੀ! (ਉਨਹਾਂ ਪਾਸ ਜੰਗੀ ਫ਼ੌਜ ਕਿੱਥੇ ਹ। 

॥੧੧੨॥ 

ਤੁਮੈਂ ਕੌਮ ਬਾਂਕੀ, ਲੜਾਕੀ ਗਨੀਜੈ। 

ਬਨੋ ਕਾਂਹਿ ਗੀਦੀ, ਸ਼ਹੀਦੀ ਲਹੀਜੈ। 

ਹਸੇਂਗੇ ਪਹਾਰੀ ਦਸੇਂਗੇ ਡਰਾਰੇ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1495 


ਸੁਨੀ ਯੋਂ ਜਬੈ, ਤੌ ਲਰੇ ਫੇਰ ਭਾਰੇ ॥ ੧੧੨॥ 
ਘਟਾ ਘੋਰ ਜਜੋਂ, ਓਰੜੇ ਸਾਰ ਬੁਖੇ'। 


ਘਨੇ ਆਨ ਸਿੱਖਾਨ ਕੇ, ਪ੍ਰਾਨ ਕੁਖੇ'। 

ਗੁਰੂ ਹੇਰ ਕੈ ਪ੍ਰੇਰ ਕੈ, ਬੀਰ ਖਾਸੈਂ। 
ਪਠਯੋ ਨੰਦ ਚੰਦੰ, ਖਰੋ ਥਾ ਜੁ ਪਾਸੈਂ ॥੧੧੪॥ 
ਉਦੇਰਾਮ, ਗੰਡਾ, ਲਖੂ, ਜੋਧ, ਬੱਲਾ। 

ਘੱਲਾ ਹੈ ਇਨੈ ਭੀ ਪਰੇ ਕੈ ਸੁ ਹੱਲਾ'। 

ਭਿਰੇ ਜਾਇ, ਧਾਵਾਇ ਕੈ ਬਾਜ' ਏਹੈਂ। 

ਬੁਖੇ ਤੀਰ ਗੋਲੀ, ਮਹਾਂ ਮੇਂਹ ਸੇ' ਹੈਂ ॥੧੧੫॥ 
ਗੁਰੂ ਭੀ ਤਬੈ, ਪਾਨ' ਕਾਮਾਨ ਲੈ ਕੈ। 

ਤਜੇ ਤੀਰ ਤੀਖੇ, ਅਰੰ ਪੈ ਤਕੈ ਕੈ। 

ਹੁਤੇ ਜੇ ਲਰਾਕੇ, ਬਡੇ ਬੀਰ ਭਾਰੇ। 

ਇਕੈ ਹੀ ਝਮਾਕੇ ਵਿਖੇ, ਹੈਂ ਪਛਾਰੇ' ॥ ੧੧੬॥ 
ਧਰਾ ਪੈ ਸੁਰੋਲੇ, ਕਰੇ ਮਾਰ ਪੌਲੇ। 

ਪਕੇ ਪੋਸਤੀ ਖੇਤ ਕੇ, ਜੈਸ ਓਲੇ'। 

ਤਬੇ ਨੰਦ ਚੰਦੰ, ਮਹਾਂ ਕੋਪ ਕੈ ਕੈ। 

ਘਨੇ ਖਾਨ ਮਾਰੇ, ਇਤੈ ਉੱਤ ਧੈ ਕੈ ॥੧੧੭॥ 
ਮਰੇ ਖਾਨ ਕੇਤੇ, ਹੁੱਦੇਦਾਰ ਬਾਂਕੇ'। 


ਗਿਰੇ ਮੂੰਡ ਨਾਲੇਰ ਜ੍ਯੋਂ, ਢੇਰ ਤਾਂ ਕੇ। 

ਹਰੀ ਚੰਦਰਾਜੇ, ਅਗੇ ਹੂੰ ਹੰਡੂਰੀ। 

ਕਰੀ ਮੱਦਤੈ ਹੱਦਤੈ ਬੱਧਰੂਰੀ ॥ ੧੧੮ ॥ 
ਨਿਜੰ ਸੈਨ ਲੈ ਐਨ, ਸੋ ਆ ਲਰਜੋ ਹੈ। 

ਤਿਖਾ ਜੰਗ ਕੈ ਕੈ, ਸਿੱਖਾਂ ਕੋ ਹਰਜੋ ਹੈ। 

ਫਤੇ ਸ਼ਾਹਿ ਬਾਏਂ, ਤਿਸੀ ਕੇ ਲਰਾਏ। 

ਕਟੋਚੀ ਚੰਦੇਲੀ, ਚਮੂੰ ਮੈਂ' ਫਿਰਾਏਂ ॥੧੧੯॥ 
ਪਰੈ ਲੋਹ ਪੈ ਲੋਹ, ਸਾਰੋਹ ਐਸੇ'। 

ਘੜੇ ਘਾੜ' ਠੱਠਯਾਰ, ਲੋਹਾਰ ਜੈਸੇ। 


'ਭਿਆਨਕ ਘਟਾਂ ਵਾਂਗ ਉੱਛਲ ਕੇ ਆਏ ਤੇ ਸ਼ਸਤ੍ਰਾਂ ਦੀ 
ਬਰਖਾ ਕੀਤੀ। 
'ਖਿੱਚੇ ਭਾਵ ਕੱਢੇ। 


ਇਨ੍ਹਾਂ ਨੇ ਵੀ ਪੈ ਕੇ ਚੰਗਾ ਹੱਲਾ (ਘੱਲਾ) ਕੀਤਾ। 
ਘੋੜੇ ਭਜਾ ਕੇ। 

'ਵਾਂਗ। 

ਹੱਥ ਵਿੱਚ। 


'ਅੱਖ ਦੇ ਇਕ ਫਰਕਣ ਵਿੱਚ ਪਿੱਛੇ ਹਟਾ ਦਿੱਤੇ। 


ਜਿਵੇਂ ਪੋਸਤ ਦੇ ਪੱਕੇ ਖੇਤ ਉੱਤੇ ਗੜੇ ਪੈ ਜਾਣ। 


'ਕਿਤਨੇ ਹੀ ਸੁੰਦਰ (ਹੁੱਦੇਦਾਰ) ਅਹੁਦੇਦਾਰ ਪਠਾਨ ਮਰ 
ਗਏ। 


'ਫੌਜ ਵਿੱਚ। 
'ਗੁੱਸੇ ਨਾਲ ਸ਼ਸਤ੍ਰ ਤੇ ਸ਼ਸਤ੍ਰ ਐਉਂ ਪੈਂਦਾ ਹੈ। 
ਭਾਂਡਾ, (ਅ) ਹਥਿਆਰ। 





1496 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨੈ ਜਾਂਹਿ ਕੋ ਕੂਰ' ਭੀ ਨਾਂਹਿ ਭੱਜੈਂ ॥੧੨੦॥ 
ਨ ਰੱਜੈਂ ਲਰੰਤੇ, ਹਰੰਤੇ ਕੁਸੱਤ੍ਰੈ'। 

ਕਢੈਂ ਭੇਦ ਸੰਜੋਇ ਪੇਟੀ ਬਖੱਤ੍ਰੈ'। 

ਕਿਤੇ ਮਾਰ ਨੇਜੈਂ ਸੁ ਬੇਝੈਂ ਕਰੇਜੈਂ'। 

ਕਰਾਚੋਲ' ਬਾਹੈਂ, ਕਢੈਂ ਖੂਨ ਮੇਜੈਂ” ॥ ੧੨੧॥ 
ਕਹੂੰ ਸੈਹਥੀ' ਲੈ, ਹਥੀਂ ਜਵਾਨ ਜੁੱਟੈਂ। 

ਘਸਾ ਘੱਸ ਘਾਸੋਰ ਸਾਜ਼ੋਰ ਪੁੱਟੈ'। 


ਮਹਾਂ ਮਾਰ ਮੱਚੀ, ਸਕੈ ਕੋ ਗਿਨਾਈ। 

ਰੁੰਡੰ ਮੁੰਡ ਤੁੰਡੰ, ਝੁਡੰ ਭੂਮ ਛਾਈ' ॥ ੧੨੨॥ 
ਲੋਹੂ ਕੇ ਪ੍ਰਨਾਰੇ' ਚਲੇ ਹੋਇ ਨਾਰੇ?। 

ਮਨੋਂ ਸੈਲ ਗੇਰੂ ਝਰੈ ਮੇਂਹ ਭਾਰੇ'। 

ਦਯਾਰਾਮ ਜੁਟਜੇ ਕਰੰ' ਲੈ ਕ੍ਰਿਪਾਨੰ। 

ਭ੍ਹਿਗੂ ਨੰਦ ਮਾਨੋ, ਗਹਜੋ ਪ੍ਰਸ ਪਾਨੰ' ॥ ੧੨੩॥ 


ਕਿਤੈ ਨੰਦ ਚੰਦੰ, ਕਿਤੈ ਸ਼ਾਹਿ ਸੰਗੋ। 

ਕਿਤੈ ਰਾਮ ਗੰਗਾ, ਕਰੈ ਅੰਗ ਭੰਗੋ। 

ਕਹੂੰ ਸਾਹਿਬੰ ਚੰਦ, ਔ ਮਾਹਰੀ ਜੀ। 

ਹਠੀ ਜੀਤ ਮਲੌ ਹਤੈ ਕਾਹਰੀ' ਜੀ ॥੧੨੪॥ 

ਕਰੈਂ ਜੰਗ ਦੋਊ, ਕ੍ਰਿਪਾਲੈ ਤਹਾਂ ਹੀ। 

ਯੁਤੈ' ਤ੍ਰੈ ਸੁਤੈਂ', ਪੀਰ ਬੁੱਧੂ ਮਹਾਂਹੀ। 

ਲਰੈਂ ਐ ਲਰਾਵੈਂ, ਨਿਜੰ ਨੀਜ ਸੈਨਾ'। 

ਗੁਰੂ ਜੀ ਤਮਾਸ਼ਾ, ਪਿਥੈਂ ਠਾਂਢ ਐਨਾ ॥ ੧੨੫॥ 
ਕਬੀ ਯਾਹਿ ਬਾਢੈਂ', ਕਬੀ ਵਾਹਿ ਬਾਢੈਂ। 

ਦਲੈ ਦੋਇ ਗਾਢੇ, ਲਰੈਂ ਨੀਕ ਠਾਢੈਂ। 

ਹੁਤੋ ਹੱਲਵਾਈ, ਗੁਰੂ ਪਾਸ ਰੋੜਾ'। 

ਹਠੀ ਲਾਲ ਚੰਦੰ, ਬਲੀ ਨਾਹਿਂ ਥੋੜਾ ॥੧੨੬॥ 
ਉਠੀ ਜੰਗ ਕੀ ਤਾਂਹਿ ਓਮੰਗ ਚੰਗੈਂ। 

ਗੁਰੂ ਤੈ ਲਈ ਢਾਲ ਤ੍ਰਵਾਰ ਮੰਗੈਂ। 

ਪੁਨਾ ਬੂਝਯੋ ਮੈਂ ਗਹੋਂ ਕੈਸ ਯਾਹੈਂ। 


'ਕਾਇਰ। 

'ਖੋਟੇ ਵੈਰੀਆਂ ਨੂੰ ਮਾਰਦੇ ਹਨ। 

'ਪੇਟੀ ਤੇ (ਬਖੱਤਰੈਂ) ਸੰਜੋਆਂ ਨੂੰ ਵਿੰਨ੍ਹ ਕੇ (ਸੰਜੋਇ) ਸ਼ਸਤ੍ਰ ਨੂੰ 
ਪਾਰ ਕੱਢ ਦੇਂਦੇ ਹਨ। 

ਕਲੇਜੇ ਨੂੰ ਵਿੰਨ੍ਹ ਦੇਂਦੇ ਹਨ। 

'ਤਲਵਾਰ। “ਮਿੱਝ। 

'ਬਰਛੀ। 


।ਆਪਸ ਵਿੱਚ (ਘਸਾ ਘਸ) ਘਸਰ ਘਸਰ ਕੇ (ਬਰਛੀ) 
ਸ਼ਰੀਰਾਂ 'ਚ [ਘਸੋਰ) ਖੋਭ ਕੇ ਜ਼ੋਰ ਨਾਲ ਪੁੱਟਦੇ ਹਨ। 


'ਧਰਤੀ ਬਹੁਤੇ ਧੜਾਂ ਸਿਰ ਮੂੰਹਾਂ ਨਾਲ ਢਕੀ ਗਈ। 

'ਪੁਨਾਲੇ। ?ਨਾਲੇ। 

'ਜਾਣੋਂ ਭਾਰੀ ਮੀਂਹ ਪੈਣ ਤੇ ਗੈਰੂ ਦਾ ਪਹਾੜ ਝੜਦਾ ਹੈ। 

ਹੱਥ 'ਚ। 

'ਭ੍ਰਿਗੂ ਦੇ ਪੁੱਤਰ (ਪਰਸਰਾਮ) ਨੇ ਜਾਣੋ ਹੱਥ 'ਚ ਕੁਹਾੜਾ 
ਫੜਿਆ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1497 


ਗੁਰੂ ਜੀ ਹਸੇ, ਢਾਲ ਦੈ ਬਾਮ ਵਾਹੈਂ! ॥੧੨੭॥ _'ਉਸ ਦੇ ਖੱਬੇ (ਹੱਥ) ਵਿੱਚ ਢਾਲ ਦੇ ਕੇ। 
ਦਈ ਤੇਗ ਦਾਏਂ' , ਦਯੋ ਹੈ ਚੜ੍ਹਾਈ। 'ਸੱਜੇ (ਹੱਥ) 'ਚ। 

ਗਹੇ ਨਾ ਹਥਯਾਰੰ, ਤਿਸੈ ਥੇ ਕਦਾਈਂ। 

ਰਸੰ ਹਾਸ ਬਾਢਜਯੋ, ਤਿਸੈ ਦੇਖ ਤਾਂਹੀ'। 'ਉਸ (ਸਮੇਂ)। 

ਕਹੈਂ ਧੰਨ ਜੋਧੇ, ਗੁਰੂ ਕੇ ਸਿਪਾਹੀ ॥ ੧੨੮॥ 

ਬਿਨਾ ਢੰਗ ਜੰਗੰ, ਚਹੈਂ ਜੀਤ ਕਾਜੈਂ। 

ਗੁਰੂ ਜੀ ਚਹੈਂ, ਤਾਂ ਚਿਰੀ ਖਾਇ ਬਾਜੈਂ। 

ਧਸਯੋ ਸੈਨ ਤ੍ਰਕੈਨ, ਲੈ ਅੱਸੂ ਵਾਹੀ ।ਉਹ ਘੋੜਾ ਲੈ ਕੇ। 

ਜਮਾਂਦਾਰ ਅੱਗਜੋਂ, ਮਿਲਯੋ ਜੈਨ ਖਾਂ ਹੀ 

॥੧੨੯॥ 

ਕਹਸੋ ਲਾਲ ਨੈ, ਨੂਣ ਹਾਰਾਮ ਧੋਹੀ'। 'ਹੇ ਲੂਣ ਹਰਾਮੀ ਤੇ ਧੋਖੇ ਬਾਜ਼। 
ਕਤੋ ਹੋਹ ਪਾਛੇ, ਨਤੋਂ ਮੈਂ ਹਤੋਹੀ। ਜਾਂ ਤਾਂ ਪਿੱਛੇ ਹੋ ਜਾਂ ਨਹੀਂ ਤਾਂ ਮੈਂ ਮਾਰ ਦਿਆਂਗਾ। 
ਰਿਸਯੋ ਖਾਨ ਭਾਖਯੋ, ਤਿਸੈ ਰੇ ਅੜੀਲੇ'। 'ਹੇ ਅੜੀ ਵਾਲੇ। 

ਤਰਾਜੂ ਫੜੀਲੇ, ਮਿਠਾਈ ਛਕੀਲੇ ॥ ੧੩੦ ॥ 

ਕਹਾਂ ਜੰਗ ਕੀ ਸਾਰ', ਗਾਵਾਰ ਜਾਨੇ। 'ਖ਼ਬਰ। 

ਤੁਝੈ ਮੌਤ ਲਯਾਈ, ਬੁਜੈਂ ਸ਼ੇਰ ਖਾਨੇ'। ਤੈਨੂੰ ਬਕਰੇ ਨੂੰ ਸ਼ੇਰ ਦੇ ਖਾਣ ਲਈ। 
ਕੁਪਯੋ ਲਾਲ ਚੰਦੰ, ਕਹਜੋ ਰੇ ਮੁਸੱਲਾ। 

ਨਹੀਂ ਜਾਨਤਾ ਰੇ, ਮੁਝੇ ਪੀਰ ਘੱਲਾ ॥ ੧੩੧॥ 

ਬਡੋਂ ਤੇਜ ਧਾਰੀ, ਗੁਰੂ ਹੈ ਹਮੈਂਹੂ'। 'ਸਾਡਾ। 

ਰਚੀ ਬਾਲ ਲੀਲਾ, ਜਿਨੈ ਜੰਗ ਏਹੂ। 

ਨਹੀ ਹਾਰ ਜੀਤੰ, ਤਿਸੈ ਕਾਹਿ ਭੀਤੈ”। 'ਭੈ ਨਹੀਂ। 

ਚਹੈ ਤੌ ਸਸੈ ਤੈ' ਤੁਰਾਵੈ ਸੁ ਚੀਤੈਂ£ ॥੧੩੨॥ __ 'ਸਹੇ ਤੋਂ। “ਚਿਤੇੇ ਨੂੰ। 

ਮੁਝੈ ਭੀ ਪਠਯੋ ਤੇਗ ਦੈ, ਯੌਂ ਸੁਨੈ ਕੈ। 

ਹਤੋ ਨੂਨ ਹਾਰਾਮੀਓਂ ਤਾਂਇੰ ਜੈ ਕੈ। 

ਕਹਾਂ ਬੋਲ ਹੰਕਾਰ ਕੇ ਤੂੰ ਕਰੈ ਹੈਂ। 

ਘਟਾ ਜੋ ਗਰੱਜੀ ਕਦੇ ਨਾ ਬਰ੍ਹੈ ਹੈ' ॥੧੩੩॥ 

ਨਿਹਾਰੈਂ ਪਚਾਰੈਂ', ਨਹੀ ਤੇਗ ਝਾਰੈਂ। 

ਮਨੋ ਲੂਟ ਲੀਨੇ ਕਿਸੇ, ਯੌਂ ਪੁਕਾਰੈਂ। 

ਕਰੋ ਬਾਰ, ਨਾਹੀਂ ਰਹੇ ਹੈਂਸ' ਤੋਹੀ। 

ਰਿਸਯੋ ਖਾਨ ਖੂਬੰ, ਚਲਾਈ ਸਰੋਹੀ' ॥੧੩੪॥ 





1498 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਈ ਢਾਲ ਪੈ ਲਾਲ, ਦੋ ਟੂਕ ਹੋਈ। 

ਤਬੈ ਤੇਗ ਬੇਗੰ, ਖਿਚੀ ਲਾਲ ਜੋਈ। 

ਗੁਰੂ ਬੋਲ ਕੈ, ਖੋਲ੍ਹ ਕੈ ਸੰਕ ਸਾਰੀ। 

ਬਲੌ ਤੋਲ ਕੈ, ਖਾਨ ਕੈ ਮੂੰਡ ਝਾਰੀ ॥ ੧੩੫ ॥ 
ਕਟਸੋ ਮੂੰਡ ਕੱਦੂ, ਮਨੋ ਨਾਲਕੇਰੈਂ'। 
ਗਿਰਯੋ ਅੱਸੂ ਤੈ ਭੂਮਿ ਪੈ, ਝੂਮਿ' ਹੇਰੈਂ। 
ਮਿਲਜੋ ਧੂਰ ਮੇਂ, ਸੂਰਮੇਂ ਪੇਖਿ ਗਾਜੇ। 

ਕਹੈਂ ਕਜਾ ਗਵਾਰੰ ਗਯੋ ਕੈ ਕੁਕਾਜੇ' ॥ ੧੩੬ ॥ 
ਸੁਨੀ ਥੀ ਜੁ ਕਾਨੰ, ਨਿਜ ਨੈਨ ਹੇਰੀ। 

ਗੁਰੂ ਚਾਹਿ, ਤੋਂ ਸ਼ੇਰ ਕੋ ਖਾਹਿ ਛੇਰੀ'। 

ਇਮੰ ਝੂਰ ਕੈ, ਭੀਖਨੈ ਖਾਨ ਆਦੀ। 

ਪਰੇ ਕੋਪ ਕੈ ਤਾਂਹਿ ਪੈ ਬੇਤਦਾਦੀ' ॥੧੨੭॥ 
ਹਰੀ ਚੰਦ, ਸ਼ਹਿ ਫਤੇ, ਐ ਚੰਦੇਲੀ'। 

ਗੁਰੂ ਕੀ ਚਮੂੰ ਸੈਂ, ਲਰੇ ਝੂਮਿ ਝੇਲੀ। 

ਭਿਰੇ ਸਿੱਖ ਸੂਰੇ, ਅਭੈ ਹੋਇ ਆਛੇ। 

ਰਰੈਂ! ਮਾਰ ਮਾਰੰ, ਟਰੇ ਨਾਂਹਿ ਪਾਛੇ ॥ ੧੩੮ ॥ 
ਸੁਤੈ ਐਂ ਮੁਰੀਦੈਂ ਯੂਤੈ', ਪੀਰ ਬੁੱਧੂ। 

ਲਰਯੋ ਏਕ ਓਰੰ', ਸਜੋਰੰ ਕਰੁੱਧੂ। 

ਚਲੀ ਤੇਗ ਕਲਵੱਤੁ ਅਲਵੱਤ੍ਰ' ਭਾਰੇ। 

ਧਰਾ ਪੈ ਘਨੇ ਸਤ੍ਹਂ ਹੈਂ ਕੱਤ੍ਹ ਡਾਰੇ' ॥ ੧੩੯ ॥ 
ਬੁਧੂ ਸ਼ਾਹਿ ਕੇਰੋ, ਦੁਤੀ ਔਰ ਬੇਟਾ। 

ਘਨਯੋ ਕੋ ਹਤੈ ਕੈ, ਤਹਾਂ ਭੂਮਿ ਲੇਟਾ। 

ਲਈ ਹੈ ਸ਼ਹੀਦੀ, ਰਸੀਦੀ ਜਮਾਂ ਕੀ'। 

ਬਰੀ ਦੇਵ ਬਾਲਾ, ਸਮੰ ਜੇਰਮਾਂ ਕੀ' ॥ ੧੪੦॥ 


ਜੁਟਯੋ ਜੀਤ ਮੱਲ, ਹਰੀ ਚੰਦ ਸੰਗੈਂ। 
ਘਨੇ ਘਾਉ ਘਾਲੇ, ਦੁਹੂੰ ਓਰ ਅੰਗੇਂ। 
ਭਿਰੇ ਖਾਨ ਨਾਜਾਬਤੰ, ਸ਼ਾਹਿ ਸੰਗੋ। 
ਕਰੇ ਬਾਨ ਆਘਾਤ', ਕ੍ਰਿਪਾਨ ਚੰਗੇ ॥੧੪੧॥ 
ਸਸੀ ਸਾਹਿਬੰ, ਭੀਖਨੇ ਖਾਨ ਜੁੱਟੇ। 


'ਨਲੇਰ। 
'ਹਿਲੋਰਾ ਖਾ ਕੇ। 


'ਖੋਟਾ ਕੰਮ ਕਰ ਕੇ ਚਲਾ ਗਿਆ ਹੈ। 
'ਬੱਕਰੀ। 

।ਅਣਗਿਠਤ। 

'ਚੰਦੇਲ ਰਿਆਸਤ ਦਾ ਰਾਜਾ। 

'ਹਿਲ ਜੁਲ ਕੇ (ਹੱਲਾ) ਸਹਾਰਿਆ। 
'ਬੋਲਦੇ ਹਨ। 

'ਤਰਫ਼। 


'ਆਰੇ ਵਾਂਗ ਬਿਨਾਂ ਸ਼ੱਕ ਤੋਂ। 
ਕੱਟ ਸੁੱਟੇ। 


'ਜਮਾਂ ਤੋਂ (ਰਸੀਦੀ) ਛੁੱਟੀ ਲੈ ਲਈ। 


ਲੱਛਮੀ ਦੇ ਸਮਾਨ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1499 


ਇਨੈ ਮਾਰ ਅਪਾਰ ਹੀ ਭੂਮਿ ਸੁੱਟੇ। 

ਪਤੀ ਜੋ ਚਦੇਲੈ, ਲਰੇ ਮਾਤੁਲੇਯੰ'। 

ਫਤੇ ਸ਼ਾਹਿ ਕਾਟੋਚ ਦੈ ਕੁੰਮਕੇਯੰ' ॥ ੧੪੨॥ 
ਲਰੈਂ ਹੈਂ ਮਰੈ ਹੈਂ, ਪਠੈ ਹੈਂ ਸਿਪਾਹੈਂ'। 

ਨਿਜੰ ਜੀਤ ਚਾਹੈਂ, ਉਮਾਹੈਂ ਮਹਾਂਹੈ। 

ਭਿਰੈਂ ਬੀਰ ਬਾਂਕੇ, ਸਭੈ ਧੀਰ ਭਾਰੇ। 

ਲਰੈਲੇ' ਕਟੈਲੇ” ਮੁਛੈਲੇ” ਜੁਝਾਰੇ'' ॥ ੧੪੩॥ 
ਕੀਏ ਲਾਲ ਨੈਨੰ, ਬਕੈਂ ਸੋ ਅਤੇ ਹੈਂ'। 

ਕਰੇ ਦਾਵ ਘਾਵੈਂ, ਬਚਾਵੈਂ ਹਤੈ ਹੈਂ'। 

ਟਕੰ ਏਕ, ਦੀਏ ਮਧੰ ਨੈਨ ਨੈਨੰ'। 

ਪਿਖੈਂ ਐ ਤਿਖੈਂ ਮਾਰ ਹੈਂ ਡਾਰ ਐਨੰ' ॥੧੪੪॥ 
ੁਤਕੁੱਧ ਸੂਰ, ਕਰੈ ਦੰਦ ਜੁੱਧੰ। 

ਲਿਖੇ ਭਾਰਥੰ ਮੈਂ”, ਜਿਮੈਂ ਐਨ ਸੁੱਧੰ। 

ਸਬੈ ਜੰਗ ਬੇਤਾ ਸਹੇਤਾ ਸਬਿੱਦਯਾ'। 


ਰਸੰ ਰੁੱਦ੍ ਪੂਰੇ, ਛਲੈ ਛੰਦ ਸਿੱਧਸਾ' ॥ ੧੪੫॥ 


ਭਿਰੈਂ ਮੱਲ ਜੋਟੇ, ਮਧੰ ਜਯੋਂ ਅਖਾਰੇ। 
ਗੁਰੂ ਕੇ ਸੁ ਢੋਟੇ, ਪਹਾਰੀ ਕਰਾਰੇ'। 


ਤਬੈ ਤੂਜ ਕੈ' ਗੂਜ ਕੈ, ਜੀਤ ਮੱਲੈਂ। 

ਹਰੀ ਚੰਦ ਕੋ, ਮਾਰਯੋ ਬਾਨ ਭੱਲੈਂ' ॥ ੧੪੬॥ 
ਗਯੋ ਸੋ ਬਚਾਈ, ਕੁਪੇ ਫੇਰ ਦੋਈ। 

ਤਜੇ ਭੀਛਨੰ' ਤੀਛਨੰ, ਤੀਰ ਸੋਈ। 

ਦੁਹੂੰ ਕੇ ਲਗੇ ਹੈਂ, ਉਭੈ ਬਾਜ' ਮਾਰੇ। 

ਭਏ ਪੈਰ ਪਯਾਦੇ, ਲਰੇ ਫੇਰ ਭਾਰੇ ॥ ੧੪੭ ॥ 
ਘਨੇ ਘਾਇ ਲਾਗੇ: ਭਿਗੇ ਖੂਨ ਬਾਗੇ'। 
ਕਿਛੂ ਨਾ ਜਨਾਵੈਂ, ਮਹਾਂਰੋਹ ਪਾਗੇ'। 

ਪੁਨਾ ਤੀਰ ਤੀਖੇ, ਦੁਹੂੰ ਤੱਕ ਮਾਰੇ। 

ਛੁਟੇ ਏਕ ਕਾਲੈ', ਮਨੋਂ ਸਾਂਪ ਕਾਰੇ ॥੧੪੮॥ 


'ਲੜਾਕੇ। “ਕੱਟਣ ਵਾਲੇ। 'ੁੱਛਾਂ ਵਾਲੇ। ''ਸੂਰਮੇ। 

'ਬਹੁਤਾ ਬੋਲਦੇ ਹਨ। 

'ਦਾਅ ਘਾਅ ਕਰ ਕੇ ਆਪਣੇ ਆਪ ਨੂੰ ਬਚਾਉਂਦੇ ਹਨ ਤੇ 
ਦੂਜਿਆਂ ਨੂੰ ਮਾਰਦੇ ਹਨ। 

'ਇਕ ਟੱਕ ਨੇਤ੍ਹਾਂ 'ਚ ਨੇਤ੍ਹ ਪਾਏ ਹਨ। 

'ਦੇਖ ਕੇ ਤਿੱਖੀਆਂ (ਤਲਵਾਰਾਂ ਨਾਲ) ਮਾਰ ਕੇ ਚੰਗੀ ਤਰ੍ਹਾਂ 
ਸੁੱਟ ਦੇਂਦੇ ਹਨ। 

'ਦੋ ਦੋ (ਸੂਰਮੇ) ਜੰਗ ਕਰਦੇ ਹਨ। 

ਮਹਾਂ ਭਾਰਤ ਗ੍ਰੰਥ ਵਿੱਚ। 

'ਜੰਗ ਦੇ ਜਾਣੂ, ਚੰਗੀ ਜੰਗ ਵਿੱਦਿਆ ਦੇ ਸਹਿਤ। 

'ਰੌਦੂਰਸ 'ਚ ਭਰੇ ਹੋਏ ਛਲ ਦੇ ਨਾਲ ਅਪਣਾ (ਛੰਦ) ਮਤਲਬ 
(ਸਿੱਧਯਾ) ਪੂਰਾ ਕਰਨਾ ਚਾਹੁੰਦੇ ਹਨ। 


'(ਇਕ ਪਾਸੇ) ਗੁਰੂ ਕੇ ਢੋਟੇ ਸਿੱਖਾਂ ਰੂਪ ਪੁੱਤਰ ਹਨ (ਤੇ ਦੂਜੇ 
ਪਾਸੇ) (ਕਰਾਰੇ) ਤਿੱਖੇ ਪਹਾੜੀਏ। 
'ਤਾੜ ਕੇ। 


'ਚੰਗੀ ਤਰ੍ਹਾਂ (ਅ) ਮੱਥੇ ਵੱਲ। 


।'ਭਿਆਨਕ। 
'ਦੋਹਾਂ ਦੇ ਘੋੜੇ। 





1500 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਿਰਜੋ ਭੂਪ ਖਾ ਮੂਰਛਾ ਘਾਇ ਲਾਗਾ। 

ਮੱਲੋ ਜੀਤ ਕੇ ਪ੍ਰਾਨ ਲੈ ਬਾਨ ਭਾਗਾ। 

ਗਿਰਯੋ ਭੂਮਿ ਝੂਮੰ; ਕਿਛੂ ਹੂ ਅਗਾਰੀ। 

ਕਟੈ ਓਠ ਕੁੱਪਯੋ, ਰਟੈ ਮਾਰ ਮਾਰੀ ॥੧੪੯॥ 
ਬਰਯੋ ਜੀਤ ਮੱਲੋ, ਤਬੈ ਹੂਰ ਆਈ। 

ਨਭੰ ਧੰਨ ਧੰਨੰ ਧੁਨੀ ਕੈ ਸਿਧਾਈ'। 

ਗੁਰੂ ਕੇ ਭਟੈਂ ਲੋਥ ਤਾਂ ਕੀ ਉਠਾਈ। 

ਗੁਰੂ ਜੀ ਸਰਾਹੀ ਤਿਸੈ ਬੀਰਤਾਈ ॥ ੧੫੦॥ 
ਗਯੋ ਜੀਤ ਜਾਨੌਮ ਕੋ': ਜੀਤ ਮੱਲੋ। 
ਨਿਬਾਹਸੋ ਪਨੋ-ਛੱਤ੍ਰੀ' ਠੀਕ ਭੱਲੋ। 

ਪਰਯੋ ਸੇਲ' ਲੈ, ਧਾਇ ਚੰਦੇਲ ਵਾਲੀ। 

ਮਹਾਂ ਹੇਲ ਕੈ, ਰੇਲ ਐ ਪੇਲ ਘਾਲੀ' ॥੧੫੧॥ 
ਫਤੇ ਸ਼ਾਹਿ, ਡਢਵਾਲੀਆ, ਐ ਕਟੋਚੀ। 
ਲਰੈਂ ਐ ਲਰਾਵੈਂ, ਕਰੈਂ ਦਾਵ ਪੋਚੀ'। 

ਰਹੈਂ ਆਪ ਪਾਛੈ, ਅਗੈਂ ਔਰ ਧੱਕੈਂ। 


ਖਰੇ ਦੂਰ ਗੀਦੀ, ਨਿਜੰ ਦਾਉਂ ਤੱਕੈਂ ॥੧੫੨॥ 
ਲਰੋਂ ਸਮ ਗਰ ਮਂ ਢਕ ਢਕ 
ਭਵੈਂ ਟੂਕ ਟੂਕੰ, ਮਰੋ ਮਾਰ ਕੂੰਕੈਂ। 
ਮਹਾਂ ਮੱਦ ਮੱਤੇ, ਰਤੇ ਨੈਨ ਤੱਤੇ'। 


ਤਕਾ ਤੱਕ ਯਕਾ ਯੱਕ ਕੈ ਘਾਉ ਘੱਤੇ' ॥ ੧੫੩ ॥ 
ਲਰੇ ਖਾਠ ਨਾਜਾਬਤੰ, ਸ਼ਾਹਿ ਸੰਗੋ। 

ਹੁਤੇ ਸੂਰ ਭਾਰੇ, ਮਸ਼ਾਹੂਰ ਚੰਗੋ। 

ਪੁਰਾ ਬੀ ਚਿਨਾਰੀ', ਗੁਰਾਂ ਪੈ ਰਹੰਤੇ। 

ਸਮੰ ਬੀਰ ਦੋਉ, ਬਲੀ ਤੇਜਵੰਤੇ ॥ ੧੫੪ ॥ 
ਕਰਜੋ ਦੁੰਦ ਜੁੱਧੰ, ਕਰੰ ਲੈ ਕ੍ਰਿਪਾਨੈ। 

ਘਨੇ ਘਾਇ ਘਾਲੇ, ਦੁਹੂੰ ਓਰ ਜ੍ਹਾਨੈਂ। 

ਭਏ ਲਾਲ ਬਾਗੇ, ਬਹਜੋ ਸ੍ਰੌਣ ਜੈਹੈ। 

ਤਰੂ ਢਾਕ' ਫੂਲੋ ਮਨੋ, ਜੰਗ ਕੈ ਹੈ ॥੧੫੫॥ 
ਕਈ ਤੇਗ ਟੂਟੈਂ, ਕਈ ਢਾਲ ਫੂਟੈਂ। 


'ਜਨਮ ਨੂੰ ਜਿੱਤ ਕੇ। 

'ਛੱਤ੍ਰੀ ਪੁਣਾ। 

'ਬਰਛਾ। 

'ਭਾਰੀ ਹੱਲਾ ਕਰ ਕੇ ਧੱਕ ਕੇ ਪਿੱਛੇ ਹਟਾਏ। 


।ਨੀਚ। 


'ਹੱਕਾਰ 'ਚ ਨੇੜੇ ਢੁੱਕ ਕੇ। 


'ਬਹੁਤੇ ਹੰਕਾਰ 'ਚ ਮਸਤ ਹਨ ਤੇ (ਕ੍ਰੋਧ ਨਾਲ) ਨੇਤਰ ਲਾਲ ਤੇ 
ਗਰਮ ਹਨ। 
'ਤੱਕ ਤੱਕ ਕੇ ਇਕ ਇਕ ਕਰ ਕੇ ਜ਼ਖ਼ਮ ਕੀਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਗੇ ਧੀਰ ਧੱਕੇ', ਠਣੰਕਾਰ ਉਨੈਂ। 

ਪਟੇ ਬਾਜ ਦੋਈ, ਕਟੇ' ਦਾਉ ਲਾਵੈਂ। 
ਉਭਾਰੈ' ਚਲਾਵੈਂ, ਸਰੀਰੰ ਬਚਾਵੈਂ । ੧੫੬ ॥ 
ਅਤੀ ਕੋਪ ਕੈ ਕੈ, ਇਕੈ ਬਾਰ ਤੈਗੈਂ। 

ਖਰੰ ਧਾਰ' ਛੂਟੇ, ਦੁਹੂੰ ਕੇ ਜੁ ਬੈਗੈਂ। 

ਕਟੇ ਅੱਧ ਅੱਧੰ, ਗਿਰੇ ਝੂੰਮ ਝੂੰਮੇ। 

ਤਰੂ ਕੈ ਮੁਨਾਰੇ, ਸੁਟੇ ਬਯਾਰ ਭੂੰਮੇ' ॥੧੫੭॥ 
ਬਹੇ ਅੱਛਰਾ ਪੱਛਰਾ', ਬੀਰ ਦੋਊ। 

ਜਹਾਂ ਸੋਕ ਨਾਹੀ ਗਏ ਦੇਵ ਲੋਊ। 

ਧੁਨੀ ਜੈਤਿ ਨੱਭੰ, ਧਰਾ ਹਾਇ ਓਹਾ। 

ਭਈ ਜੌ', ਗੁਰੂ ਤੋਂ ਰਚਯੋ ਏਹੁ ਦੋਹਾ ॥੧੫੮॥ 


ਸੀ ਮੁਖ ਵਾਕਯ ਪਾਤਸ਼ਾਹੀ ੧੦ ॥ 

ਦੋਹਰਾ ॥ 

ਮਾਰ ਨਜਾਬਤ ਖਾਂਨ ਕੋ, ਸੰਗੋ ਜੁਝੇ ਜੁਝਾਰ'। 
ਹਾਇ ਹਾਇ ਇਸ ਲੋਕ ਭਾ, ਸੂਰਗ ਲੋਕ ਜੈਕਾਰ 
| 

ਕਵਿਯੋ ਵਾਚ: 

ਭੁਜੰਗ: 

ਤਬੀ ਤੈ ਗੁਰੂ, ਸ਼ਾਹਿ ਸੰਗ੍ਰਾਮ' ਨਾਮੰ। 

ਧਰਜਯੋ ਤਾਂਹਿ ਕੋ, ਹੇਰ ਕੈ ਸੰਗਰਾਮੰ'। 

ਹਰੀ ਚੰਦ ਤੌ ਲੌ, ਅਯੋ ਫੇਰ ਭੱਲੋ'। 

ਜਿਸੈ ਮੂਰਛਾ ਥੀ, ਦਈ ਜੀਤ ਮੱਲੋ ॥੧੫੯॥ 
ਲਰਜਯੋ ਸਾਮੁਹੇ ਆਇ, ਸੋ ਫੇਰ ਆਫੈ। 

ਭਏ ਔਰ ਰਾਜੇ, ਤਿਸੀ ਕੇਰ ਪਾਛੇ। 

ਘਨੇ ਬਾਨ ਬਾਹੈਂ, ਅਰੇ ਬੀਰ ਬਾਂਕੇ। 

ਉਠੈ ਨੌਰ ਨੌਰੰ, ਸੁ ਤੇਗੈਂ ਝੜਾਕੇ' ॥ ੧੬੦॥ 
ਕਰੇ ਲਾਲ ਨੈਨੰ, ਚਢੀ ਬੰਕ ਭੌਹੈਂ'। 

ਰਸੰ ਰੁੱਦੁ ਬਾਢਯੋ, ਜੁਟੇ ਬੀਰ ਸੌਹੈਂ'। 

ਗੁਰੂ ਜੀ ਤਬੈ, ਦੇਖ ਕੈ ਜ਼ੋਰ ਸੱਤ੍ਂ। 


1501 


(ਧੀਰ) ਜ਼ੋਰ ਦੇ ਕੇ ਧੱਕੇ ਲੱਗੇ। 
'ਕੱਟਣ ਦਾ। 


'ਉੱਗੂਦੇ ਹਨ। 
'ਤਿੱਖੀ ਧਾਰ ਵਾਲੇ। 
'ਦਰੱਖ਼ਤ ਜਾਂ ਮੁਨਾਰੇ ਹਵਾ ਨੇ ਧਰਤੀ 'ਤੇ ਸੁੱਟ ਦਿੱਤੇ। 


'(ਅੱਛਰਾ) ਸੁੰਦਰ ਅੱਖਾਂ ਵਾਲੀਆਂ (ਪਛਰਾ) ਅਪੱਛਰਾਂ ਨੇ। 


'ਅਕਾਸ਼ 'ਚ ਜੈ ਦੀ ਅਵਾਜ਼ ਤੇ ਧਰਤੀ ਵਿੱਚ ਹਾਇ ਹਾਇ ਤੇ 
ਓਹਿ ਓਹਿ ਦੀ (ਅਵਾਜ਼) ਜਦੋਂ ਹੋਈ ਤਾਂ- -। 


'ਸੰਗੋ ਸੂਰਮਾ ਸ਼ਹੀਦ ਹੋ ਗਿਆ। 


'ਜੰਗ ਦਾ ਬਾਦਸ਼ਾਹ। 
ਤਿਸ ਦਾ ਜੰਗ ਦੇਖ ਕੇ। 
'ਭੁਲੀ ਤਰ੍ਹਾਂ। 


'ਸ਼ਸਤ੍ਰਾਂ ਦੇ ਭਿੜਨ ਤੋਂ ਪੈਦਾ ਹੋਈ ਅਵਾਜ਼। 
'ਟੱਢੇ ਕੂਵੱਟੇ। 
'ਸਾਹਮਣੇ। 





1502 
ਸਜੇ ਸ਼ਸਤੂੰ ਅਸਤੂੰ', ਐ ਬਖੱਤ੍ੈ ॥ ੧੬੧॥ 
ਕਵੰਡੰ ਤੋਂ, [69 ੨ 64 ਜੋ। 


ਸਰੰ ਤੀਛਨੰ ਭੀਛਨੰ ਹੈ ਸਚਾਰਯੋ'। 

ਕਰਯੋ ਤੇਜ ਤਾਜੀ', ਪਿਖੇ ਖਾਨ ਖੂਨੀ। 

ਖਰੇ ਅੱਗੂ ਠਾਢੇ', ਚਢੀ ਰਿੱਸ ਦੂਨੀ ॥੧੬੨॥ 
ਰਠੰਜੀਤ ਪੈ, ਚੋਬ ਦੁਹਰੀ ਦਿਲਾਈ। 

ਕਢੀ ਬੰਬ' ਭਾਰੀ, ਸੁਨੀ ਦੂਰ ਜਾਈ। 

ਦਲੈ ਦੁੱਜਨੰ ਮੈਂ, ਪਰਯੋ ਖਰਭਰਾਢਾ'। 

ਤ੍ਸੈਂ ਸ਼ੱਤ੍ਹ ਸਾਰੇ, ਸਿੱਖੋਂ ਮੋਦ ਬਾਢਾ ॥ ੧੬੩॥ 
ਕ੍ਰਿਪਾਲੈ, ਦਯਾਰਾਮ ਲੌ, ਪੁੰਜ ਜੋਧੇ। 

ਧਏ ਉਧੱਤੰ', ਪੀਸ ਕੈ ਦਾਂਤ ਕ੍ਰੋਧੇ। 

ਗੁਰੂ ਭੀ ਤਬੈ, ਮੇਂਹ ਸੇ ਬਾਨ ਬੂਖੇ। 

ਗਿਰੀ ਬ੍ਰਿੰਦ ਖਾਨਾਨ ਕੇ ਪ੍ਰਾਨ ਕੁੱਖੇ' ॥੧੬੪॥ 
ਸਰੰ ਭੀਖਨੰ', ਭੀਖਨੰ ਖਾਂਨ ਤਾਂਈਂ। 

ਧਸਜਯੋ ਅੰਗ ਮੈਂ ਸਯਾਮ ਭੂਜੰਗ ਨਯਾਂਈਂ'। 
ਦੁਤੀ ਤਾਕ ਮਾਰਜੋ, ਸੁ ਘੋਰਾ ਬਿਦਾਰਯੋ। 
ਭਗਜਯੋ ਖਾਨ ਪੀਛੇ, ਲਗੈ ਘਾਵ ਭਾਰ੍ਯੋ 
੧੬੫ ॥ 

ਹਰੀ ਚੰਦਰਾਜਾ, ਤਬੈ ਕੋਪ ਕੈ ਕੈ। 

ਗੁਰੂ ਸੋਂ ਲਰਯੋ, ਸੰਮੁਖੰ ਫੇਰ ਐ ਕੈ। 

ਉਭੈ ਬੀਰ ਭਾਰੇ, ਸ਼ਸਤ੍ਰ ਅਸਤ੍ਰ ਬੇਤੇ'। 

ਭਵੈਂ ਚੀਰ ਪਾਰੈਂ, ਛੁਟੈਂ ਤੀਰ ਜੇਤੇ ॥ ੧੬੬॥ 
ਜਿਸੈ ਬਾਨ ਲਾਗੈ, ਸੋਈ ਪ੍ਰਾਨ ਤਯਾਗੇ। 

ਰਹੈ ਸੋਇ ਭੂਮੈਂ, ਨਹੀਂ ਫੇਰ ਜਾਗੇ। 

ਹਤਯੋ ਬਾਨ ਚੰਦੈਲ ਕੋ ਮਾਤਲੇਯੰ'। 

ਗਯੋਂ ਘਾਵ ਖੈ ਕੈ, ਥਯੋ ਸੋ ਪਿਛੇਯੰ' ॥੧੬੭॥ 
ਜਹਾਂ ਹੂ ਇਕੱਠਾ, ਪਹਾਰੀਨ ਟੋਲਾ। 

ਤਹਾਂ ਰਾਮ ਸਿੰਘੰ, ਤਜੈ ਤੋਪ ਗੋਲਾ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਉਹ ਸ਼ਸਤ੍ਰ ਜੋ ਹੱਥੋਂ ਛੱਡ ਕੇ ਚਲਾਇਆ ਜਾਵੇ ਜਿਵੇਂ ਤੀਰ, 
ਗੋਲਾ, ਚੱਕ ਆਦਿ। “ਸੰਜੋਆ। 

'(ਅਖੰਡੰ) ਨ ਟੁੱਟਣ ਵਾਲਾ ਤੇ (ਪੁਚੰਡੰ) ਬਹੁਤ ਤਿੱਖਾ 
(ਕੁਵੰਡੰ) ਧਨੁਸ਼ ਸੰਭਾਲਿਆ। 

ਤਿੱਖੇ ਤੇ ਭਿਆਨਕ ਤੀਰ ਉਸ ਵਿੱਚ ਜੋੜੇ। 

'ਘੋੜਾ। 

(ਖਰੇ) ਚੰਗੇ ਖ਼ੂਨੀ ਖ਼ਾਨ ਖੜ੍ਹੇ ਦੇਖ ਕੇ। 


'ਅਵਾਜ਼। 

'ਵੈਰੀਆਂ ਦੇ ਦਲ 'ਚ (ਖਰਭਰਾਢਾ) ਘਬਰਾਹਟ ਪੈ ਗਈ। 
'(ਉੱਧਤੰ) ਜ਼ੋਰ ਨਾਲ ਦੌੜੇ। 

'ਬਹੁਤੇ ਪਹਾੜੀਆਂ ਤੇ ਪਠਾਣਾਂ ਦੇ ਪ੍ਰਾਣ ਖਿੱਚੇ (ਕੱਢੇ)। 


ਭਿਆਨਕ ਤੀਰ। 
ਕਾਲੇ ਸੱਪ ਵਾਂਗ। 


'ਮਾਮੇ (ਕਿਰਪਾਲ ਚੰਦ) ਨੇ ਚੰਦੈਲ ਰਿਆਸਤ ਦੇ ਰਾਜੇ ਨੂੰ। 
'ਉਹ ਪਿੱਛੇ ਹੋ ਗਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਗੇਂ ਇੱਤ ਉੱਤੰ ਪਗੈਂ ਭੈਂ ਬਿਖਾਦੰ'। 

ਹਰੀ ਚੰਦ ਕੈ ਕੈ, ਪੁਨਾ ਸਿੰਘ ਨਾਦ ॥੧੬੮॥ 
ਅਤੀ ਓਜ ਕੈ', ਖੋਜ ਕੈ ਤੀਰ ਮਾਰਾ। 

ਗੁਰੂ ਕੇ ਤੁਰੰਗੈ, ਕਿਛੂ ਘਾਵ ਡਾਰਾ। 

ਸਰਜੋ ਨਾਹਿ ਕਾਜੰ ਮਰਜਯੋ ਜੋ ਨ ਬਾਜੰ। 

ਮਹਾਂ ਕੋਪ ਕੈ, ਰੋਪ ਕੈ ਪਾਂਉ ਰਾਜੰ' ॥੧੬੯॥ 
ਗੁਰੂ ਪੈ ਤਕੈ ਕੈ, ਦੁਤੀ ਬਾਨ ਤੀਖੋ। 

ਤਜਯੋ ਓਜ ਕੈ ਕੈ, ਮਨੋਂ ਸਾਂਪ ਬੀਖੋ'। 

ਚੁਭਯੋ ਕਾਨ ਪਾਸੰ, ਕਿਛੂ ਘਾਵ ਕੈ ਕੈ। 

ਪਰਯੋ ਅੱਗੂ ਜਾਈ, ਲਹੂ ਸੋ ਚੁਵੈ ਕੈ ॥੧੭੦॥ 
ਹਰੀ ਚੰਦ ਹੇਰਾ, ਗੁਰੂ ਘਾਵ ਖੈ ਕੈ। 

ਗਿਰਯੋ ਨਾ ਫਿਰਯੋ ਹੈ', ਬਿਰਯੋ ਹੱਠ ਕੈ ਕੈ। 
ਜੁ ਬਿਦਸਾ ਕਮਾਈ ਗਈ ਬੇਵਫਾਈ'। 

ਬਲੌ ਧਿੱਕ ਗਾਈ, ਕਰੋਧੈਂ ਬਫਾਈ ॥ ੧੭੧॥ 
ਅਤੀ ਸ਼ੀਘੁ ਕੈ, ਲੈ ਪੁਨਾ ਬਾਂਨ ਪੈਨਾ'। 

ਗੁਰੰ ਕੇ ਉਰੰ ਮੈਂ', ਹਤਯੋ ਤਾਕ ਐਨਾ। 

ਖੁਭਯੋ ਛੇਦ ਪੇਟੀ ਦੁਵਾਲੈਂ ਸੁ ਭਾਥੈਂ'। 


ਗਢਯੋ ਵੀਚ ਛਾਤੀ, ਕਢਜੋ ਝੱਟ ਨਾਥੈਂ ॥੧੭੨॥ 
ਜਬੈ ਘਾਵ ਲਾਗਜੋ ਤਬੈ ਰੋਸ ਜਾਗਯੋ। 

ਗੁਰੂ ਜੀ ਕਹਯੋ ਭੂਪ ਕੋ, ਨਾਹਿੰ ਭਾਗਯੋ। 

ਅਹੋ ਭੂਪ ਬਿਦਯਾ, ਬਲੈ ਧਿੱਕ ਤੋਹੰ। 

ਕਰੇ ਤੀਨ ਵਾਰੰ, ਪਿਖੋ ਏਕ ਮੋਹ ॥੧੭੨॥ 
ਗੁਰੂ ਤੀਛਨੰ ਭੀਛਨੰ ਲੈ ਨਰਾਚੰ'। 

ਤਜਯੋ ਓਜ ਕੈ, ਤਾਂਹਿ ਪੈ ਕਾਲ ਸਾਚੰ'। 

ਗਯੋ ਸ਼ੂੰਕਤੋ ਫੂੰਕਤੋ ਨਾਗ ਨਾਹੰ'। 

ਧਸਯੋ ਧੈ' ਡਸਯੋ ਹੈ, ਕਸਯੋ ਪ੍ਰਾਨ ਤਾਹੰ? 
॥੧੭੪॥ 

ਜਿਹ ਭੇਦ ਪੇਟੀ, ਦਿਲੋ ਪ੍ਰਿਸਟ ਢਾਲੈ'। 

ਪਰਯੋ ਪਾਰ ਸੋ ਛੇਦ ਕੈ', ਕਾਲ ਕਾਲੈ?। 


1503 


ਏਧਰ ਓਧਰ ਭਜਦੇ ਹਨ ਭੈ ਤੇ ਦੁੱਖ ਵਿੱਚਰੰਗੇ ਹੋਏ। 
'ਸ਼ੇਰ ਵਾਂਗ ਗੱਜ ਕੇ। 
'ਬਲ ਨਾਲ। 


'ਪੈਰ [ਰੋਪ ਕੈ) ਗਡ ਕੇ (ਰਾਜੀ) ਰਾਜੇ ਨੇ। 


'ਜ਼ਹਿਰੀਲਾ ਸੱਪ। 


'ਨ ਗੁਰੂ ਡਿੱਗਿਆ ਹੈ ਨ ਪਿੱਛੇ ਮੁੜਿਆ ਹੈ। 
'ਨਿਸਫ਼ਲ। 


'ਤਿੱਖਾ। 

'ਛਾਤੀ ਵਿੱਚ। 

ਪੇਟੀ ਤੇ ਭੱਬੇ ਦੀ ਵੱਖਰੀ (ਜਿਸ ਨਾਲ ਭੱਥਾ ਬੰਨ੍ਹੀਦਾ ਹੈ) ਨੂੰ 
ਵਿੰਨ੍ਹ ਕੇ ਜਾ ਖੁੱਭਿਆ। 


'ਤੀਰ। 

'ਸੱਚਾ ਕਾਲ। 

(ਜਾਣੋਂ) ਸ਼ੂਕਦਾ ਤੇ ਫੁੰਕਾਰੇ ਮਾਰਦਾ ਸ਼ੇਸ਼ ਨਾਗ ਗਿਆ। 
ਦੌੜ ਕੇ। “ਤਿਸ ਦੇ ਪ੍ਰਾਣ ਖਿੱਚ ਲਏ ਭਾਵ ਕੱਢ ਦਿੱਤੇ। 


'ਜਿਸ ਨੇ ਵਿੰਨ੍ਹਣਾ ਕੀਤਾ ਪੇਟੀ ਦਿਲ, ਪਿੱਠ ਤੇ ਢਾਲ ਨੂੰ। 
'ਕੱਟ ਕੇ। “ਕਾਲ ਦਾ ਵੀ ਕਾਲ ਰੂਪ ਤੀਰ। 





1504 


ਛੁਟੀ ਖੂੰਨ ਧਾਰਾ, ਫੁਹਾਰਾ ਅਰਾਕੋ'। 

ਗਿਰਯੋ ਭੂਮਿ ਝੂਮੰ, ਨ੍ਰਿਪੰ ਬੀਰ ਬਾਂਕੋ ॥੧੭੫॥ 
ਤਰੂ' ਜਯੋਂ ਪੁਰਾਨੌ, ਬਯਾਰੈਂ” ਪਛਾਰਾ। 

ਗਿਰਯੋ ਜੀਤ ਆਸੰ ਗਿਰੀਸੰ ਮੁਨਾਰਾ'। 


ਭਟੈਂ ਹੇਲ ਘਾਲਾ, ਸਰੋਘੇ' ਚਲਾਏ। 

ਮਚਯੋ ਰੌਰ ਗੌਰੰ ਧਏ ਖਾਨ ਆਏ ॥੧੭੬॥ 
ਗੁਰੂ ਜੀ ਮਹਾਂ ਮੇਂਹ ਸੇ ਬਾਨ ਬਰਖੇ। 

ਅਏ ਜੋ ਅਗਾਰੀ ਤਿਨੈ ਪ੍ਰਾਨ ਕਰਖੇ। 

ਪਰੀ ਲੋਹ ਮਾਰੰ ਕਹਾਂ ਕੋ ਬਖਾਨੇ। 

ਗੁਰੂ ਕੇ ਸੁਭੱਟੈਂ ਅਰੀ ਬ੍ਰਿੰਦ ਹਾਨੇ ॥੧੭੭॥ 
ਕਰੇ ਐਸ ਹੱਲੇ ਹਲੇ ਪੈਰ ਸੱਤਰ 

ਚਲੇ ਭਾਗ ਸੋਉ ਖਲੇ ਨਾ ਇਕੱਤ੍ਰੈਂ'। 

ਮਰੇ ਖਾਨ ਸਾਰੇ ਅਰੋ ਥੇ ਜੁ ਆਗੇ। 

ਭਗੇ ਤ੍ਰਾਸ ਪਾਗੇ ਇਕੰ ਏਕ ਆਗੇ ॥ ੧੭੮ ॥ 
ਫਤੇ ਸ਼ਾਹਿ ਨੈ ਨਾਂਹਿ ਸਿੱਪਾਹਿ' ਹੇਰੀ। 
ਚਦੇਲੀ ਕਟੋਚੀ ਕਲੂਰੀ ਗੁਲੇਰੀ। 

ਸੁਬੈ ਬੀਰ ਭਾਗੇ ਬਿਨਾ ਤੀਰ ਬਾਹੇ। 

ਇਕੰ ਏਕ ਆਗੇ ਪਿਖੈਂ ਨਾ ਪਿਛਾਹੇ ॥।੧੭੯॥ 
ਗਿਰੰ ਪੈ ਚਰ੍ਹੇ ਕੋ ਗਿਰੀ ਮੈਂ ਗਿਰੇ ਹੈ'। 


ਧਸੇ ਕੋ ਕਲਿੰਦੀ ਬਸੇ ਭੈ ਘਿਰੇ ਹੈਂ'। 


ਪਰੇ ਪਾਰ ਥੋਰੇ ਘਨੇ ਵਿਚ ਬੂੜੇ'। 

ਮਸੰ ਲਾਇ ਮਾਥੰ' ਗਏ ਮੂੜ੍ਹ ਕੂੜੇ ॥੧੮੦॥ 
ਦੋਹਰਾ: 

ਮਰੇ ਪਰੇ ਜੇ ਤਹਿੰ ਰਹੇ, 
ਨਾਮੀ' ਲੋਗ ਅਪਾਰ। 

ਸਤੀ ਭਈਂ ਆ ਪਤੀ ਸੋਂ, 

ਸਾਰ' ਪਾਇ ਤਿਨ ਨਾਰਿ ॥੧੮੧॥ 

ਉਨਿ ਸਤੀਅਨ ਕੇ ਚਿੰਨ੍ਹ ਬਹੁ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਾਗ ਦੇ ਫੁਹਾਰੇ ਵਾਂਗ (ਅ: ਅਰਾਕ=-ਇਰਾਕ- ਬਾਗ)। 


'ਬ੍ਰਿਛ। “ਹਵਾ ਨੇ। 

'ਪਹਾੜੀ ਰਾਜਿਆਂ ਦੀ ਜਿੱਤ ਦੀ ਆਸ ਦਾ ਮੁਨਾਰਾ ਡਿੱਗ 
ਪਿਆ। 

'ਬਹੁਤੇ ਤੀਰ। 


'ਕੋਈ ਪਹਾੜ 'ਤੇ ਚੜ੍ਹ ਗਏ, ਕੋਈ ਗਿਰੀ ਨਾਮ ਦੀ ਨਦੀ 'ਚ 
ਡਿੱਗ ਪਏ। 

ਕੋਈ ਜਮਨਾ 'ਚ ਵੜ ਗਏ, ਕੋਈ ਭੈ ਦੇ ਵੱਸ ਹੋਏ ਘਿਰ 
ਗਏ। 

ਡੁੱਬ ਗਏ। 

'ਮੱਥੇ ਤੇ (ਹਾਰ ਦੀ) ਕਾਲਖ਼ ਲਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1505 


ਛਾਯੋ ਬਾਈ ਧਾਰ ਮੈਂ, 

ਰਸ ਕਰੁਣਾ ਤਿਸ ਕਾਲ। 

ਘਰ ਘਰ ਮੈਂ ਸਯਾਪੇ ਪਰੇ, 

ਹੋਤ ਮਹਾਂ ਬਿਕਰਾਲ ॥ ੧੮੩ ॥ 
ਤਾਰਤ ਤਨ ਪਾਰਤ ਕਢੈਂ', 


ਢਾਰਤ' ਜਲ ਭਰਿ ਨੈਨ। 

ਮੋਟ ਮਾੜੀਆਂ ਐਨ ॥੧੮੪॥ 
ਦੇਤ ਗਾਰੀਆਂ ਭਾਰ। 

ਭੀਮ ਚੰਦ ਮਤਿ ਮੰਦ ਕੋ, 


ਨਿੰਦੈਂ ਬਹੁ ਪਰਕਾਰ ॥ ੧੮੫॥ 
ਚੌਪਈ: 

ਨਿਜ ਨਿਜ ਧਾਮ ਨ੍ਰਿਪ ਸਭ ਗਏ। 

ਜੇ ਜੇ ਮਰੇ ਸੰਭਾਰਤ ਭਏ। 

ਫਤੇ ਸ਼ਾਹਿ ਪਛੁਤਾਹਿ ਬਧੇਰੀ। 

ਅਹੋ ਦੈਵ ਗਤਿ ਬਾਂਕੀ ਤੇਰੀ' ॥ ੧੮੬॥ 


ਕਹੇ, ਗਈ ਮਤਿ ਮੇਰੀ ਮਾਰੀ। 

ਕੁਮਤਿ ਭੀਮ ਸਸਿ ਕੀ ਚਿਤ ਧਾਰੀ। 
ਹਮੈਂ ਲਰਾਇ ਆਪ ਘਰ ਗਯੋ। 

ਏਕ ਨ ਆਯੁਧ ਰਣ ਮੈਂ ਕਯੋ' ॥੧੮੭॥ 
ਚਿਰੀਅਨ ਮਰਨ ਗੁਵਾਰਨ ਹਾਸਾ। 
ਸਾਂਢਿਨ ਭਿਰਨ ਮਲਜਾਂ ਕੋ ਨਾਸਾ'। 
ਸਮੂਥ ਸੰਗ ਸਰਵਰੀ' ਕਰਨੀ। 

ਹੋਤ ਖੁਵਾਰੀ ਗ੍ਰੰਥਨਿ ਬਰਨੀ ॥ ੧੮੮॥ 
ਮੈਂ ਬਿਗਾਰ ਗੁਰੁ ਸਨ' ਕਿਆ ਲੀਨਾ। 


'ਸ਼ਰੀਰ ਪਿੱਟਦੀਆਂ ਹਨ (ਵਾਲਾਂ ਨੂੰ) (ਕਢੈਂ) ਖਿੱਚ ਕੇ 
(ਪਾਰਤ) ਪੁੱਟਦੀਆਂ ਹਨ। 
'ਵਗਾਉਂਦੀਆਂ ਹਨ। 


ਹੇ (ਦੈਵ) ਕਰਮ, ਤੇਰੀ (ਗਤਿ) ਚਾਲ ਬੜੀ (ਬਾਂਕੀ) ਟੇਢੀ 
ਹੈ। 


'(ਭੀਮ ਚੰਦ ਨੇ) ਜੰਗ 'ਚ ਇਕ ਵੀ ਸ਼ਸਤ੍ਰ ਨਹੀਂ ਚਲਾਇਆ। 


'ਸਾਨ੍ਹਾਂ ਦਾ ਭੇੜ ਤੇ ਮਲ੍ਹਿਆਂ ਦਾ ਨਾਸ। 
'ਬਰਾਬਰੀ। 


ਗੁਰਾਂ ਨਾਲ। 





1506 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਲਤ ਪਲਤ ਕਾ ਸਬਿ ਸੁਖ ਖੀਨਾ'। 

ਬਾਜ ਬਟੇਰਨ ਤੈ ਮਰਵਾਏ। 

ਜਿਨੈਂ, ਤਿਨੈ ਕੋ ਜੀਤ ਸਕਾਏ ॥ ੧੮੯॥ 

ਯੌ ਹੀ ਨਿਮਕ ਹਰਾਮ ਪਠਾਨੂ। 

ਝੁਰਤ, ਖੋਏ ਦੋਇ ਜਹਾਨੂ। 

ਬਹੁਤੇ ਮਰੇ ਥੋਰ ਘਰ ਗਏ। 

ਮੰਦੇ ਹਾਲ ਸੁ ਗੰਦੇ ਭਏ ॥ ੧੯੦॥ 

ਕਹੇਂ ਹਾਇ ਗੁਰੁ ਧਨ ਨਹਿਂ ਪਾਯਾ। 

ਜਿਸ ਹਿਤ ਹਮੈਂ ਇਮਾਨ ਗਵਾਯਾ। 

ਬਰਤੀ ਅਚਰਜ ਗੁਰੁ ਕੀ ਕਲਾ। 

ਬਹੁਤਜੋਂ ਕੋ ਥੋਰਯੋਂ ਨਿਰਦਲਾ' ॥ ੧੯੧॥ 'ਮਾਰ ਦਿੱਤਾ। 

ਜਿਨੈਂ ਨ ਆਯੁਧ ਕਬੀ ਗਹਾਨਾ'। 'ਫੜਿਆ। 

ਤਿਨੈਂ ਸਿਪਾਹ ਭਟਨ ਕੋ ਹਾਨਾ'। ਉਨ੍ਹਾਂ ਸੂਰਮਿਆਂ ਦੀ ਫ਼ੌਜ ਨੂੰ ਮਾਰ ਦਿੱਤਾ। 
ਗੁਰੂ ਪਿਕੰਬਰ ਹੈਂ ਸਤਭਾਏ'। ਨਿਸਚੇ (ਜਾਣੋਂ)। 

ਜਿਨੈ ਬੁਜਨ ਤੈ' ਬ੍ਰਿਕ” ਕੁਹਾਏ ॥੧੯੨॥ 'ਬੱਕਰਿਆਂ ਤੋਂ। “ਬਘਿਆੜ। 
ਪਾਇ ਫਤੇ ਇਤ ਸਤਿਗੁਰੁ ਰਾਈ'। 'ਰਾਜਾ ਰੂਪ। 

ਹਰਖੇ ਪੁ੍ਭੂ ਕੀ ਕ੍ਰਿਪਾ ਲਖਾਈ। 

ਰਣੰ ਜੀਤਿ ਰਣਜੀਤ ਬਜੈ ਕੈ। 

ਲੋਥੈਂ ਨਿਜ ਸੁਭਟਨ ਉਠਵੈ ਕੈ ॥ ੧੯੨॥ 

ਸਸਕਾਰੀ ਪੁਰ ਪਾਂਵਟ ਐ ਕੈ। 

ਨੈਨਨ ਤੈ ਜਲ ਬਹਜੋ ਲਖੈ ਕੈ। 

ਧੰਨ ਸ਼ਾਹਿ ਸੰਗੋ, ਮਲ ਜੀਤੰ। 

ਕਹਯੋ ਗੁਰੂ ਮਮ ਭ੍ਰਾਤ ਸੁ ਮੀਤੰ ॥੧੯੪॥ 

ਬਲੀ ਬਹਾਦਰ ਧਰਮ ਧਰੱਯਾ। 

ਆਗਜਯਾ ਪਾਲਕ ਨੀਤਿ ਚਲੱਯਾ'। ਨੀਤੀ 'ਚ ਚੱਲਣ ਵਾਲੇ। 
ਸੁਖਦ ਸਖਾ ਸੇਵਕ ਸਦ ਮੇਰੇ। 

ਦੋਹਿਤ੍ਰੇ ਬਡ ਗੁਰੂਅਨ ਚੇਰੇ' ॥ ੧੯੫॥ 'ਵੱਡੇ ਗੁਰੂ (ਹਰਿਗੋਬਿੰਦ ਸਾਹਿਬ) ਜੀ ਦੇ ਦੋਹਤਰੇ ਤੇ ਦਾਸ। 
ਐਸੇ ਬੀਰ ਕਹਾਂ ਅਬਿ ਪੈਹੌਂ। 

ਜਾਂ ਸੋਂ ਬਿਰਥਾ' ਮਨ ਕੀ ਕੈਹੈਂ। 'ਪੀੜਾ। (ਅ) ਹਾਲਤ। 

ਮਮ ਹਿਤ ਤਨ ਖਗਿ ਧਾਰ ਸਹਾਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1507 


ਅਸ ਕਹਿ ਗੁਰੁ ਦ੍ਰਿਗਿ ਜਲ ਦਿਯ ਡਾਰੀ 

॥੧੯੬॥ 

ਗੰਗਾਰਾਮ, ਮਾਹਰੀ ਚੰਦੈਂ। 

ਸਾਹਿਬ ਸਸੀ, ਬਿਖਾਦ ਬੁਲੌਦੈਂ'। 

ਕਰਤ ਪਿਖੇ, ਗੁਰੁ ਤਿਨ ਪੁਤਿ ਕਹਾ। 

ਸੋਚਤ ਹੋ ਤੁਮ ਇਨਿ ਹਿਤ ਕਹਾਂ ॥੧੯੭॥ 

ਸ਼ੂਮਿ ਧਰਮ ਹਿਤ ਜੇ ਰਣ ਮਾਂਹੀਂ। 

ਮਰੇ, ਸੋਚਬੇ ਜੋਗ ਸੁ ਨਾਹੀਂ। 

ਬੇਦ ਨ ਪਢ ਹੈ ਬਿੱਪੂ ਜੇਈ। 

ਛੱਤੀਰਣ ਸੰਮੁਖ ਨਹਿ ਲੇਈ ॥ ੧੯੮॥ 

ਬੈਸ ਧਨਾਢ ਸੂਮ ਹੂੰ ਜੋਈ। 

ਸੂਦੁ ਸੇਵਕ ਮਿਸ਼ਟ ਨ ਹੋਈ 'ਮਿੱਠਾ (ਬੋਲਣ ਵਾਲਾ) ਨਹੀਂ ਹੁੰਦਾ। 
ਨਿਰਧਨ ਗ੍ਹੀ ਹ੍ਹੋ ਅਤਿ ਕ੍ਰੋਧੀ। 

ਸੰਚੈ ਧਨ ਹ੍ਹੈ ਸਾਧੁ ਅਬੋਧੀ' ॥੧੯੯॥ 'ਅਗਿਆਨੀ। 
ਸੋਚਨੀਯ ਅਤਿ ਇਹ ਸਬਿ ਲੋਗੂ। 

ਸੰਗੋ ਆਦਿ ਨ ਸੋਚਨ ਜੋਗੂ। 

ਭੂਪ ਅੱਨਯਾਈ ਪੂਜਾ ਨ ਪਾਰੈ। 

ਪੂਜਾ ਨ੍ਰਿਪ ਸੋਂ ਪੇਮ ਨ ਧਾਰੈ ॥੨੦੦॥ 

ਜੋ ਅਕਾਲ ਤਜ ਅੱਨਯ ਉਪਾਸੈਂ। 

ਗੁਰੁ ਮੰਤ੍ਰ ਬਿਨੁ ਔਰ ਜਿ ਭਾਸੈਂ'। 'ਉਚਾਰਨ ਕਰਦੇ ਹਨ। 
ਜੀਵਤ ਜੋ ਮੁਰਦਨ ਕੋ ਸੇਵੈਂ। 

ਸੰਤਨ ਤੈ ਗੁਰੁ ਮੰਤ ਨ ਲੇਵੈਂ ॥੨੦੧॥ 

ਲੇਯ ਦੇਯ ਪੁੰਨ ਬਿਨ ਅਧਿਕਾਰੈ”। (ਅਧਿਕਾਰ) ਹੱਕ ਤੋਂ ਬਿਨਾਂ ਪੁੰਨ ਦੇਣਾ ਤੇ ਲੈਣਾ। 
ਹਾਰੈਂ ਬਚਨ, ਇਮਾਨਤ ਮਾਰੈਂ। 

ਪਤਹਿ' ਨ ਪੁਭੁ ਸਮ ਸੇਵੈ ਨਾਰੀ। ਪਤੀ ਦੀ। 

ਜੋ ਨਰ ਪਰ ਨਾਰੀ ਹਿਤਕਾਰੀ ॥ ੨੦੨॥ 

ਸੋਚਨੀਯ ਏਹ ਬਾਰੰ ਬਾਰੇ। 

ਇਨਿ ਦਰਸੇ ਹ੍ਹੈ ਪਾਪ ਕਰਾਰੇ। 

ਸੋ ਰਜਧਾਨੀ ਸੋਚਿਯ ਮਹਾਂ”। 

ਸੰਤ ਗੁਨੀ ਕੋ ਮਾਨ ਨ ਜਹਾਂ ॥੨੦੩॥ 





1508 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋ ਸਿੱਖ ਗੁਰੁ ਆਗਜਾ ਨਹਿ ਮਾਨੈ। 

ਮਾਤ ਪਿਤਹਿ ਸੁਤ ਸਰਵਰਿ ਠਾਨੈ'। 

ਜੋ ਸਿੱਖ ਸਿੱਖ ਕਾ ਹੈਨ ਸਹਾਈ। 

ਨਾਮ ਸੁਧਾ ਤਜਿ ਬਿਸ ਬਿਸ' ਖਾਈ ॥੨੦੪॥ 
ਬਿਤੀ ਬਾਤ ਕੋ ਝੁਰ ਹੈਂ ਜੇਈ। 

ਸੋਚਨ ਜੋਗ ਤਾਤ' ਜਨ ਵੇਈ। 

ਪਰ ਧਨ ਹਰੇ ਕਰੇ ਮਿਤ ਧੋਹੀ'। 

ਸਾਧੁ ਬੇਦ ਨਿੰਦਕ ਗੁਰੁ ਦੋਹੀ' ॥ ੨੦੫॥ 
ਜੋ ਨਿਜ ਹਿਤ, ਪਰ ਕਾਜ ਬਿਗਾਰੈਂ। 

ਲੇਤ ਦੇਤ ਮੈਂ ਭਾਨੀ ਮਾਰੈਂ। 

ਨਿਜ ਬੁਨਾਸ਼ੁਮ ਧਰਮ ਨ ਪਾਰੇ। 
ਸੋਚਨੀਯ ਐਸੇ ਜਨ ਸਾਰੇ ॥੨੦੬॥ 

ਜੋ ਪਰ ਹਿਤ ਦਿਜ ਸੰਤੈਂ ਕਾਰਨ। 

ਤਨ ਧਨ ਦੇਤ ਸੁ ਜੋਗ ਜੁਹਾਰਨ'। 

ਅਗੁਨ' ਤਯਾਗੀ ਸਦਗੁਨ ਗ੍ਰਾਹੀ। 

ਸਵਾਮਿ ਧਰਮ ਮੈਂ ਕਾਮ ਜੁਆਹੀ' ॥੨੦੭॥ 
ਸੰਤ ਸੰਗ ਕਰਿ ਗਯਾਨ ਉਪੈ ਹੈ'। 

ਅਰਥੀ ਕੋ ਨ ਬਿਅਰਥ ਫਿਰੈ ਹੈ'। 

ਅਰਿ ਸੰਮੁਖ ਲਰਿ ਮਾਰੇ ਮਰ ਹੈ। 

ਪਰ ਤਿਯ ਧਨ ਨਿੰਦਾ ਪਰਹਰ ਹੈ ॥ ੨੦੮ ॥ 
ਜੋ ਸੇਵਕ ਗੁਰੁ ਆਗਜਾ ਪਾਰੈ। 

ਜੋਗ ਸਰਾਹਿਨ ਸੋ ਨਰ ਪਯਾਰੈ। 

ਯਾਂ ਬਿਧਿ ਬਾਤੈਂ ਅਨਿਕ ਕਰੰਤੇ। 

ਸਾਨੰਦ ਗਾਜ ਬਾਜ' ਬਜਵੰਤੇ ॥ ੨੦੯ ॥ 
ਦੁਰਗ ਮਾਹਿ' ਪਰਵੇਸ਼ੇ ਜਾਈ। 

ਬਿਜੈ ਪਾਇ ਆਏ ਜਗ ਸਾਂਈਂ। 

ਮਾਤ ਜੀਤ ਕੇ ਗੀਤ ਗਵੈ ਕੈ। 

ਪਿਖਜੇ ਸਪੂਤੈਂ ਦਰ ਪਰ ਐ ਕੈ ॥ ੨੧੦॥ 
ਨਾਰਿ ਰੂਪ ਧਰਿ ਆਇ ਭਾਰਤੀ'। 

ਆਰਤ ਹਰ ਕੀ' ਕੀਨ ਆਰਤੀ। 


ੁੱਤ੍ਹ ਮਾਂ ਤੇ ਪਿਉ ਦੀ ਬਰਾਬਰੀ ਕਰਦਾ ਹੈ। 
'ਵਿਸ਼ਿਆਂ ਦੀ ਜ਼ਹਿਰ। 


'ਹੇ ਪਿਆਰੇ। 
'ਮਿੱਤ੍ੂ ਨਾਲ ਧੋਖਾ ਕਰਦਾ ਹੈ। 
ਗੁਰਾਂ ਦਾ ਬੁਰਾ ਚਿਤਵਨ ਵਾਲਾ। 


'ਨਮਸ਼ਕਾਰ ਯੋਗ ਹਨ। 
'ਅਉਗਣ। 

।ਆਉਂਦਾ ਹੈ। 

ਪੈਦਾ ਕਰਦੇ ਹਨ। 

'ਮੰਗਤੇ ਨੂੰ ਖ਼ਾਲੀ ਨਹੀਂ ਮੋੜਦੇ। 


'ਸਰੁਸਤੀ। 
ਦੁਖਾਂ ਦੇ ਨਾਸ ਕਰਨ ਵਾਲੇ ਸਤਿਗੁਰਾਂ ਦੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1509 


ਗੁਰੁ ਕੋ ਅੰਤਹਿ ਪੁਰ ਲੇ ਗਈ। 

ਅਨ ਗਨ ਧਨ ਸਬਿ ਵਾਰਤ ਭਈ ॥ ੨੧੧॥ 

ਮੰਗਲ ਮਯ ਸਬਿ ਸਾਜ ਸਜਾਏ। 

ਲੈਕ ਜੀਤ ਜਨੁ ਰਘੁਪਤਿ ਆਏ। 

ਸੀ ਜੀਤੋ ਸੁੰਦੀ ਜੀ ਦੋਈ। 

ਪਤਿ ਪਗ ਪਰਸ ਸਰਸ ਅਤਿ' ਹੋਈ ॥੨੧੨॥ _ 'ਬਹੁਤ ਅਨੰਦ। 

ਉਭੈ ਮਾਤ ਕੇ ਪਗ ਗੁਰੁ ਬੰਦੇ। 

ਭੁਜਾ ਭਰੇ ਮਾਤਾ ਸੁਖ ਕੰਦੇ'। ਸੁੱਖਾਂ ਦੇ ਦਾਤੇ ਗੁਰਾਂ ਨੂੰ ਮਾਤਾ ਜੀ ਨੇ ਜੱਫ਼ੀ 'ਚ ਲਿਆ। 
ਚਿੱਤ੍ਰਤ ਲੋਹੂ ਪੇਖਿ ਪੁਸ਼ਾਕੀ। 

ਅਚਰਜ ਰਹੀ ਸਬਿਨਿ ਮਤਿ ਥਾਕੀ ॥੨੧੩॥ 

ਕਹਯੋ ਮਾਤ ਕਿਮ ਅਰਿ ਗਨ ਭੰਜੇ'। 'ਬਹੁਤੇ ਵੈਰੀ ਮਾਰੇ। 

ਤਾਤ ਗਾਤ ਤੁਵ ਕੋਮਲ ਕੰਜੇ'। 'ਹੇ ਪੁੱਤ੍ਹ ਤੁਹਾਡਾ ਸ਼ਰੀਰ ਕੰਵਲ ਵਰਗਾ ਕੋਮਲ ਸੀ। 
ਗੁਰੂ ਸਨਿੰਮੂ ਜੋਰਿ ਕਰ ਕਹੀ। 

ਕ੍ਰਿਪਾ ਤੁਮਾਰਿ ਜੰਗ ਜਯ ਲਹੀ ॥ ੨੧੪॥ 

ਸਤਿਗੁਰੁ ਨਾਨਕ ਜਾਂਹਿ ਸਹਾਈ। 

ਮਾਨੈਂ ਤਾਂਹਿ ਸੁਰਾਸੁਰ ਰਾਈ'। ਦੇਵਤਿਆਂ ਤੇ ਦੈਂਤਾਂ ਦੇ ਰਾਜੇ। 

ਕੋ ਗਿਰੇਸ ਤੁਰਕੇਸ ਵਿਚਾਰੇ। 

ਜੋ ਤਿਹਂ ਸੰਮੁਖ ਆਇ ਨਿਹਾਰੇਂ ॥੨੧੫॥ 

ਮਾਤਾ ਆਸਿਖ' ਬਹੁਤ ਅਲਾਈ। 

ਸੰਗੋ ਆਦਿ ਸੁਨੇ ਬਿਲਖਾਈ'। 

ਪੁਨ ਇਸ਼ਨਾਨ ਕੀਨ ਗੁਰੁ ਰਾਈ। 

ਰਣ ਕੀ ਬਾਤ ਭਾਂਤਿ ਬਹੁ ਗਾਈ ॥ ੨੧੬॥ 

ਖਾਨ ਪਾਨ ਕਰਿ ਗੁਰੁ ਭਗਵਾਨਾ। 

ਪੌਢੇ ਪਲਾੰਘ ਪਰੈ ਸੁਖਦਾਨਾ। 

ਪਤਨੀ ਉਭੈ ਪਤਹਿ ਪਗ ਸੇਵੈਂ। 

ਆਕਰ ਸੁਖ ਪਾ ਕਰਿ ਮੁਦ ਲੇਵੈ! ॥੨੧੭॥ __'ਸੁਖਾਂ ਦੀ ਖਾਣ ਗੁਰਾਂ ਨੂੰ ਪਾ ਕੇ ਅਨੰਦ ਲੈਂਦੀਆਂ ਹਨ। 
ਹਸ ਹਸ ਰਸਕ' ਬਾਤ ਬਹੁ ਭਾਂਤੈਂ'। 'ਪ੍ਰੇਮ ਦੀਆਂ। 

ਕਰਿ ਬਿਨੌਦ ਪ੍ਰਮੋਦ ਮਹਾਂਤੈਂ'। 'ਬਹੁਤੇ ਅਨੰਦ ਦਾਇਕ ਕੌਤਕ ਕਰਦੇ ਹਨ। 
ਜਿਨੈਂ ਅਵਿਦਯਾ ਨਿੰਦ੍ਹਾ ਬਾਧੀ'। ਬੰਨ੍ਹੀ ਹੈ। 

ਨੀਂਦ ਸਮਾਧੀ ਸੁਖਦਾ ਸਾਧੀ' ॥ ੨੧੮॥ 'ਸੁਖ ਦੇਣ ਵਾਲੀ ਨੀਂਦ ਰੂਪ ਸਮਾਧੀ ਧਾਰ ਲਈ। 





1510 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੰਗ ਜੀਤ ਸਤਿਗੁਰੁ ਸੁਪਤਾਏ। 

ਗਯਾਨ ਹਰੀ ਸਦ ਬਲ ਬਲ ਜਾਏ। 

ਸੱਤ੍ਰਾਂ ਸੈ ਪੈਂਤਾਲੀ ਮਾਂਹੀਂ। 

ਖੇਲੇ ਖੇਲ ਜੰਗ ਗੁਰੁ ਯਾਹੀ ॥ ੨੧੯ ॥ 

ਜੰਗ ਭੰਗਾਣੀ ਕਾ ਸੁਨਾਇ ਸਥਿ। 

ਅਵਸਰ ਪਾਇ ਧਯਾਇ _ਬਿਰਿਓ ਅਬਿ 
॥੨੨੦॥ 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਜੰਗ ਭੰਗਾਣੀ' ਬਨਨਨੰ ਨਾਮ 
ਪਚਵੰਜਮੇਂ ਬਿਸੁਾਮ ॥੫੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1511 


੫੬. (ਸੀ ਪਾਂਵਟੇ ਸਾਹਿਬ ਤੋਂ ਸੁ ਅਨੰਦ ਪੁਰ ਸਾਹਿਬ) 


੫ 


ਦੋਹਰਾ: 
ਤਾਂ ਕੋ ਤੂੰ ਭਜ ਮਨ ਸਦਾ, 
ਜਾ ਮੈਂ ਦੂਖ ਨ ਲੇਸ'। 
ਭਵੈਂ ਏਕ ਬਪੁ ਵੇਸ' ॥੧॥ 


ਜ਼ਲਿ ਪੁਰਿ ਪਾਂਵਟ ਤੈ ਗੁਰੂ, 
ਮਗ ਬਹੁ ਲੋਗਨ ਤਾਰ। 
ਏਸ ਅਧਯਾਇ ਮਝਾਰ ॥੨॥ 


੫ 


. ਕਰ 
ਦਿਨਪਤਿ ਪਤਸ਼ਾਹ ਦਮਾਕੀ'। 


ਤਨ ਧਰਿ ਪਰਕਾਸ਼ ਪੁਸ਼ਾਕੀ' ॥੨॥ 
ਨਿਜ ਤੇਜ ਹੁਕਮ' ਫੈਲਾਯੋ। 

ਥਿਰ ਭਯੋ ਸਿੰਘਾਸਨ ਭਾਯੋ'। 

ਨਿਸ ਪਤਿ' ਕੀ ਸਫਾ ਉਠਾਈ। 
ਦੁਨੀਆਂ ਨਿਜ ਤੁਫ ਝੁਕਾਈ ॥੪॥ 
ਤਮਿਚਰ ਤਮ ਯੂਤੈਂ ਪੁਨਾਸੇ'। 


ਜਯੋ ਗਜਾਨ ਅਗਯਾਨ ਬਿਨਾਸੇ। 

ਧੁਨ ਸੰਖ ਨਗਾਰਨ ਕੇਰੀ। 

ਜੈ ਦੋਹੀ' ਜਗ ਜਨੁ ਫੇਰੀ ॥੫॥ 
ਗੁਰੁ ਗੋਬਿੰਦ ਸਿੰਘ ਕੇ ਦ੍ਰਾਰੈ। 

ਜਸ ਭਾਟ ਨਕੀਬ' ਉਚਾਰੈਂ। 

ਨੌਬਤ ਲਘੁ ਬਡ ਗਰਜਾਨੀ। 

ਜਨ ਘਟਾਂ ਘੁਮਡਿ ਘਹਿਰਾਨੀ' ॥੬॥ 
ਪ੍ਰਭੂ ਸੌਚ ਇਸ਼ਨਾਨ ਕਰੈ ਕੈ। 


'ਥੋੜ੍ਹਾ ਜਿਹਾ ਵੀ। 


'ਜੈਸਾ ਉਹ ਇਕ ਸੁਖ ਸਰੂਪ ਬੂਹਮ ਹੈ ਤਿਹੋ ਜਿਹਾ ਹੀ ਤੂੰ ਵੀ 
(ਵੇਸ) ਅਨੰਦ (ਬਪੁ) ਸਰੂਪ ਹੋ ਜਾਵੇਂਗਾ। 


ਮੁੱਜਣਗੇ। 


'ਰਾਤ ਦਾ ਬਾਦਸ਼ਾਹ, ਚੰਦੂਮਾ। 

ਮਹਿਲਾਂ 'ਚ ਜਾ ਵਾਸਾ ਕੀਤਾ ਭਾਵ ਛੁਪ ਗਿਆ। 

'ਸੂਰਜ ਪਾਤਸ਼ਾਹ (ਦਮਾਕੀ) ਚਮਕਿਆ। 

'ਸਰੀਰ 'ਤੇ ਚਾਨਣ ਦੀ ਪੁਸ਼ਾਕ ਪਾ ਕੇ। 

'ਤੇਜ ਰੂਪ ਹੁਕਮ। 

'ਮਨ ਭਾਉਂਦੇ ਸਿੰਘਾਸਣ 'ਤੇ ਬੈਠ ਗਿਆ। 

'ਚੰਦੂਮਾ। 

'ਰਾਤ ਨੂੰ ਵਿਚਰਨ ਵਾਲੇ ਉੱਲੂ ਆਦਿ ਅਨ੍ਹੇਰੇ ਸਹਿਤ ਨਾਸ ਹੋ 
ਗਏ। 


ਜਿੱਤ ਦੀ ਡੌਂਡੀ। 
'ਚੋਬਦਾਰ। 


'ਜਾਣੋ ਘਟਾਂ ਉੱਛਲ ਕੇ ਗੱਜ ਰਹੀਆਂ ਹਨ। 





੫10. ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਚ ਸ਼ਸਤ੍ਰ ਬਸਤ੍ਰ ਸਜੈ ਕੈ। 

ਧਰਿ ਜ਼ੇਵਰ ਕਨਕ ਜਰਾਊ'। 
ਜਗਮਗਤ' ਭਗਤਿ ਪ੍ਰ੍ਭਾਉ ॥ ੭ ॥ 
ਛਬਿ ਕਲਗੀ ਜਿਗਾ ਨਿਆਰੀ। 
ਪਤਿਰਾਂਕਾ ਸਮ' ਉਜਿਆਰੀ। 
ਇਤ ਨੰਦ ਚੰਦ ਦੀਵਾਨੈਂ'। 
ਬਿਛਵਾਏ ਫਰਸ਼ ਮਹਾਨੈਂ ॥੮॥ 
ਰਾਗੀ ਜਨ ਆਸਾ ਵਾਰੈਂ। 

ਸੁਰ ਊਚੈ ਨੀਕ ਉਚਾਰੈਂ। 

ਭਟ ਸੇਵਕ ਸੱਚਵ' ਸੈਨਾ। 

ਕਰਿ ਨੀਤ ਕ੍ਰਿਯਾ ਸਥਿ ਐਨਾ ॥੯॥ 


ਗੁਰੂ ਸਭਾ ਵੀਚ ਤਬਿ ਆਏ ॥੧੦॥ 


ਰਣ ਸਿੰਗੇ ਸੰਖ ਬਜਾਏ। 

ਪੁਭੁ ਆਏ ਸਥਿਨਿ ਲਖਾਏ। 
ਝਟਪਟ ਭਟ ਹੈ ਹੂੰ ਤਯਾਰੈਂ। 

ਚਲਿ ਆਏ ਸਭਾ ਮਝਾਰੈਂ ॥੧੧॥ 
ਕਰਿ ਦਰਸ਼ਨ ਗੁਰੈਂ ਜੁਹਾਰੈਂ। 

ਤਿਨਿ ਚੋਬਦਾਰ ਬੈਠਾਰੈਂ। 
ਸਿੰਘਾਸਨ ਪਰ ਬੀਰਾਸਨ। 

ਗੁਰੁ ਬਾਲਰਵੀ ਸਮ ਭਾਸਨ' ॥ ੧੨॥ 
ਰਸਬੀਰ ਸਰੀਰ ਮਨੋਂ ਹੈ। 

ਹੇਰਤ ਦਿਸ ਸਬਿਨਿ ਜਨੋ ਹੈ। 
ਨਿਜ ਸੁਭਟਨ ਸੰਗ ਬਖਯਾਤੈਂ। 
ਕਰਿ ਹੈਂਰਣ ਕੀ ਬਹੁ ਬਾਤੈਂ ॥੧੨॥ 
ਜ਼ਲਿ ਸ਼ਾਹਿ ਅਯੋ ਤਹਿ ਬੁੱਧੂ। 

ਗੁਰੁ ਸੰਗ ਪ੍ਰੇਮ ਜਿਹ ਸੁੱਧੂ'। 

ਨਿਜ ਸੈਨ, ਉਭੈ ਸੁਤ ਸੰਗੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਬੰਦਨ ਥਿਰਜੋ ਉਮੰਗੈਂ ॥੧੪॥ 

ਗੁਰੁ ਨਿਜ ਢਿਗ ਬੋਲਿ ਬਿਠਾਰਾ। 

ਕਰਿ ਬਾਤੈਂ ਬਹੁ ਸਿਤਕਾਰਾ। 

ਪੁਨ ਬਾਤ ਸੁਤਨ ਕੀ ਬੂਝੀ। 

ਜੁਗ ਮਰੇ ਜੁ ਥੇਰਣ ਜੂਝੀ' ॥ ੧੫॥ 'ਜੋ ਜੰਗ ਵਿੱਚ ਸ਼ਹੀਦ ਹੋ ਗਏ ਸਨ। 
ਤਬਿ ਪੀਰ ਜੋਰਿ ਕਰ ਬੋਲਾ। 

ਇਹੁ ਮਿਥਯਾ ਸਬਿ ਜਗ ਲੋਲਾ'। 'ਚੰਚਲ। 

ਜਿਸ ਪਰ ਹੂ ਕਿਰਪਾ ਥਾਰੀ। 

ਸੋ ਜਪੈ ਨਾਮ ਅਘਹਾਰੀ' ॥੧੬॥ 'ਪਾਪ ਨਾਸ ਕਰਨ ਵਾਲਾ। 

ਜਿਸ ਤੈ ਸੁੱਧ ਬੁੱਧੀ ਹੋਵੈ। 


<. = ੩੩ 


ਬੁਹਮਾਤਮ ਨਿਜ ਸੋ ਜੋਵੈ। 

ਜਗ ਖ੍ਰਾਬ' ਖਯਾਲ ਪਛਾਨੈ। 'ਸੁਪਨੇ ਦਾ। 
ਸਮਰੱਜੁ ਭੁਜੰਗ ਪ੍ਰਮਾਨੈ' ॥ ੧੭॥ 'ਰੱਸੀ 'ਚ ਸੱਪ ਵਾਂਗ। 
ਸੁਇਨੇ ਮੱਧ ਭੂਖਨ ਜੈਸੇ। 

ਬੁਹਮਾਤਮ ਮੈਂ ਜਗ ਐਸੇ। 

ਇਹੁ ਨਿਸਚੇ ਗਯਾਨ ਪੁਕਾਸੈ। 

ਸਹਿ ਕਾਜ ਅਵਿਦਯਾ' ਨਾਸੈ ॥੧੮॥ 

ਬਸ ਪਰਾਰਭਧ ਬਿਵਹਾਰੈਂ। 

ਜਗ ਆਬ ਤਰੰਗ' ਨਿਹਾਰੈਂ। 

ਜਬਿ ਐਸੇ ਨਿਸਚਾ ਹੋਹੈ। 

ਤਬਿ ਨਿਜ ਪਰ' ਪਿਤ ਸੁਤ ਕੋ ਹੈ ॥੧੯॥ 

ਇਹੁ ਪੂਤ ਮਰੇ ਮਮ ਜੋਈ। 

ਮਮ ਪੇਖਿ ਖ਼ੁਸ਼ੀ ਬਡ ਹੋਈ। 

ਮਰਣਾ ਤੋਂ ਸਭ ਹੀ ਨੇ ਹੈ। 

ਪਰ ਸਮਾਂ ਦੁਲਭ ਬਡ ਏ ਹੈ ॥ ੨੦ ॥ 

ਇਕ ਕਾਜ ਰਾਵਰੇ ਆਏ। 

ਪੁਨ ਭਏ ਸ਼ਹੀਦ ਇਥਾਂਏ। 

ਬਰ' ਹੂਰ ਭਿਸ਼ਤ ਸੁਖ ਲੈ ਹੈਂ। 

ਇਹੁ ਪਾਯੋ ਲਾਭ ਅਖੇ ਹੈਂ ॥੨੧॥ 

ਅਬਿ ਦਯਾ ਕਰੋਂ ਮੁਹਿ ਏਹੀ। 


[ਸਿਸ 





1514 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਹਿ ਸ਼ੋਕ ਮੋਹ ਹੂ ਕੇਹੀ। 

ਜੋ ਥੇ ਮੈਂ ਖਾਨ ਰਖਾਏ। 

ਸੋ ਬਹੁਤੇ ਮਰੇ ਇਥਾਂਏ ॥ ੨੨ ॥ 
ਕਿਛੁ ਗਏ ਦੌਰਿ ਨਿਜ ਧਾਮੀਂ। 

ਦੁਖ ਪੈਹੈਂ ਨੂਣ ਹਰਾਮੀ। 

ਗੁਰੁ ਬੋਲੇ ਬੁੱਧੂ ਸ਼ਾਹਾ। 

ਤੈਂ ਲਯੋ ਜਨਮ ਨਿਜ ਲਾਹਾ ॥੨੩॥ 
ਸੱਜਨਤਾ ਪਾਲ ਦਿਖਾਈ। 

ਜਗ ਸੁਜਸ ਅਖੰਡ ਰਹਾਈ। 

ਬਡ ਸਿਰੇਪਾਉ ਤਿਸ ਤਾਂਈਂ। 
ਬਖਸ਼ਜੋ ਖੁਸ਼ਿ ਹੋਇ ਮਹਾਂਈਂ ॥੨੪॥ 
ਪੁਨ ਪਾਂਚ ਹਜਾਰ ਅਸ਼ਰਫੀ'। 

ਹਿਤ ਚਮੂੰ ਇਨਾਮ ਸੁ ਸਰਫੀ'। 

ਅਸੂਹ ਕੜੇ ਦੁਸ਼ਾਲੇ ਪੂਤੈਂ। 

ਬਖਸ਼ੇ ਗੁਰੁ ਮਾਨ ਸੰਜੂਤੈਂ' ॥੨੫॥ 
ਇਸ ਤੌਰ ਔਰ ਸਬਿ ਸੂਰੇ। 

ਸਨਮਾਨੇ ਸਤਿਗੁਰੁ ਪੂਰੇ। 

ਧਨ ਅਨਗਨ ਬਸਨ ਉਦਾਰੂ। 
ਜ਼ੇਵਰ ਬਡ ਹਯ ਹੱਥਯਾਰੂ ॥ ੨੬ ॥ 
ਬਖਸ਼ੇ ਸਬਿ ਲੈ ਖੁਸ਼ਿ ਹੋਏ। 

ਗੁਰੁ ਧਨਦ' ਬਿਸ਼ਨੁ ਸਮ ਜੋਏ। 

ਤਬਿ ਜਿਤੋ ਦਿਤੋ ਸਬਿ ਤਾਂਏਂ। 

ਦੈ ਸ਼ਹਿਨ-ਸ਼ਾਹਿ ਨ ਸਕਾਏ ॥੨੭॥ 
ਕੋ ਕਹਿ ਪਾਰਸ ਗੁਰੁ ਪੈ ਹੈ। 

ਕੋ ਕਹੇ ਰਸਾਇਨ ਕੈਹੈਂ”। 

ਕੋ ਕਹਿਤ ਰਿੱਧਿ ਸਿਧਿ ਗਾਵੀ। 
ਰਹਿ ਗੁਰੁ ਦਰ ਪਰ ਸਦ ਠਾਢੀ ॥ ੨੮ ॥ 
ਜੋ ਥੇ ਸਿਦਕੀ ਸਿਖ ਸਯਾਨੇ। 

ਵਹਿ ਗੁਰੈਂ ਪ੍ਰਮੇਸ਼ ਪ੍ਰਮਾਨੇ। 

ਸਬਿ ਮਾਯਾ ਇਨਿ ਹੀ ਕੀ ਹੈ। 


'ਮੁਹਰਾਂ। 
'ਫ਼ੌਜ ਦੇ [ਸਰਫ਼ੀ) ਖ਼ਰਚ ਵਾਸਤੇ ਇਨਾਮ (ਦਿੱਤੀਆਂ)। 


ਆਦਰ ਸਹਿਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1015 


ਜੋ ਚਾਹਿਤ ਕਰਿ ਦਿਖਰੀ ਹੈ ॥੨੯॥ 
ਇਹੁ ਖੇਲ ਇਨੈ ਰਚ ਰਾਖੀ। 

ਸਮ ਬਾਲਕ ਲੀਲ੍ਹਾ ਸਾਖੀ'। 

ਜੋ ਚੈਹੈਂ ਨਾਚ ਨਚੈ ਹੈਂ। 

ਨਹਿ ਸੱਤ੍ਰ ਮਿੱਤ੍ਰ ਕੋ ਲੈਹੈਂ' ॥ ੩੦॥ 
ਪ੍ਰਸਾਦ ਭਯੋ ਪੁਨ ਤਯਾਰੈ। 

ਛਕਿ ਸੁਪਤੇ ਸਬਿ ਮੁਦ ਧਾਰੈਂ। 

ਪੁਨ ਤੀਸਰ ਪਹਿਰ ਗੁਸਾਂਈਂ। 

ਮੱਧ ਬਾਗ ਥਿਰੇ ਥੇ ਜਾਈ ॥੨੩੧॥ 
ਕੰਘਾ ਥੇ ਕਰਤ ਜਬੈ ਹੀ। 

ਚ਼ਲਿ ਬੁੱਧੂ ਗਯੋ ਤਬੈ ਹੀ। 

ਉਨਿ ਜਾਚੀ ਬਿਦਾ ਨਿਸ਼ਾਨੀ। 

ਗੁਰੁ ਅਰਧ ਪਾਗ ਬਖਸ਼ਾਨੀ ॥ ੩੨ ॥ 
ਯੂਤ ਕੇਸਨ ਦੀਓ ਕੰਘਾ। 

ਵਹਿ ਲੈ ਸਿਰ ਧਰਿ ਸ ਉਮੰਗਾ। 

ਚੁਮ ਕਦਮ ਪਦਮ' ਗੁਰੁ ਜੀ ਕੇ। 

ਘਰ ਗਯੋ ਮੋਦ ਧਰਿ ਨੀਕੇ ॥ ੩੩ ॥ 
ਉਨਿ ਰਾਖੇ ਪੂਜ ਬਨਾਈ। 

ਅਬਿ ਲੌ ਹੈਂ ਸਿੱਖ ਦਰਸਾਈਂ। 

ਪੁਨ ਤਿਸੀ ਸਮੇਂ ਸੁਖਰਾਸੀ। 

ਪਿਖਿ ਸਮੁਖ ਕ੍ਰਿਪਾਲ ਉਦਾਸੀ ॥ ੩੪ ॥ 
ਸਿਤਕਾਰਾ ਢਿਗ ਬੈਠਾਰਾ। 

ਮੁਖ ਤੈ ਧੰਨ ਸੰਤ ਉਚਾਰਾ। 
ਦਸਤਾਰ ਅਰਧ ਥੀ ਜੋਈ। 

ਬਖਸ਼ੀ ਗੁਰੁ ਤਿਸ ਕੋ ਸੋਈ ॥ ੨੫॥ 
ਉਨ ਊਪਰ ਕੁਲਹਿ' ਸਜਾਈ। 'ਟੋਪੀ ਦੇ ਉੱਪਰ। 
ਦੁਤਿ ਦੂਨੀ ਚੌਨੀ ਪਾਈ। 

ਅਬਿ ਲੌ ਹੈ ਤਿਸ ਕੀ ਗਾਦੀ। 

ਮਧ ਹੇਹਰ ਗਾਮ ਅਵਾਦੀ' ॥ ੩੬॥ 'ਹੇਹਰ ਪਿੰਡ ਦੀ ਵਸੋਂ ਵਿੱਚ ਹੈ। 
ਪੁਨ ਦਯਾਰਾਮ ਕੇ ਤਾਂਈ। 





1516 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੁਲ ਪਰੋਹਤ ਲਖਿ ਜਗ ਸਾਂਈਂ। 

ਲਿਖ ਦੀਨੋ ਪਟਾ ਅਖੰਡਾ'। 

ਬਖਸ਼ਯੋ ਇਕ ਢਾਲਾ ਖੰਡਾ ॥ ੨੭ ॥ 

ਫਿਰ ਗੰਗਾਰਾਮ, ਗੁਲਾਬੈਂ। 

ਸਸਿ ਮਾਹਰਿ ਹੇਰਿ ਸਹਾਬੈਂ'। 'ਮਾਹਰੀ ਚੰਦ ਤੇ ਸਾਹਿਬ ਚੰਦ ਨੂੰ ਦੇਖ ਕੇ। 
ਜੋ ਗੁਰੁ ਫੁੱਫੀ ਕੇ ਬੇਟੇ। 

ਥੇ ਬੀਰ ਬਨੈਤ' ਅਮੇਟੇ ॥ ੩੮ ॥ ਬਣ ਕੇ ਰਹਿਣ ਵਾਲੇ, ਬਾਂਕੇ। 
ਗੁਰੁ ਕਹਜੋ ਤਿਨੈ ਲਿਹੁ ਭਾਯੋ'। ਮਨ ਭਾਉਂਦਾ (ਪਦਾਰਥ) ਲੈ ਲਉ। 
ਉਨਿ ਤੀਨਹੁ ਕ੍ਰਾਤਨਿ ਗਾਯੋ। 

ਸਿਖ ਦੋਹਿਤ੍ਰੇ ਹਮ ਗੁਰੁ ਕੇ। 

ਛਕਿ ਲੰਗਰ ਪਲੇ ਸੁ ਧੁਰ ਕੇ' ॥ ੩੯ ॥ 'ਮੁੱਢ ਤੋਂ ਹੀ। 

ਪਰਵਰਸ਼' ਜੈਸ ਹਮ ਪਾਈ। 'ਪਾਲਣਾ। 

ਨਹਿ ਸੇਵ ਤੈਸ ਬਨਿ ਆਈ। 

ਕਿਆ ਨਾਟਕ ਪੁਤਰੀ' ਬਪੁਰੀ। 'ਮੁਤਲੀ। 

ਬਿਨ ਨਟ ਕਰਿ ਸਕ ਹੈ ਅਪਰੀ' ॥ ੪੦॥ ਹੋਰ ਕੁਝ ਕਰ ਸਕਦੀ ਹੈ? ਭਾਵ ਨਹੀਂ। 
ਰਵਿ ਤੇਜ ਪਾਇ ਚਖ ਹੇਰੈਂ। 

ਚੁੰਬਕ ਹੀ ਲੋਹੈਂ ਪੇਰੈਂ। 

ਜਿਮ ਲੋਹ ਤਪਯੋ ਤ੍ਰਿਣ ਜਾਰੈ। 

ਤਿਮ ਹਮ ਨਿਜ ਤਈਂ ਨਿਹਾਰੈਂ ॥੪੧॥ 

ਜੇ ਨਿਜ ਕ੍ਰਿਤ ਕੇ ਅਭਿਮਾਨੀ। 

ਹੈਂ ਤੇ ਜਨ ਮੂਢ ਅਗਯਾਨੀ। 

ਜਬਿ ਕਾਮ ਨ ਹਮ ਕਿਛੁ ਕੀਨਾ। 

ਤਬਿ ਕੈਸੇ ਮੰਗੇਂ ਰੁਜ਼ੀਨਾ ॥੪੨॥ 

ਲਰਿ ਮਰੇ ਭ੍ਰਾਤ ਜੁ ਹਮਰੇ। 

ਵਹਿ ਧੰਨ ਜਨਮ ਤਿਨਿ ਸਮਰੇ'। 'ਤਿਨਾਂ ਦੇ ਜਨਮ ਸਫਲ ਹੋ ਗਏ। 
ਇਨਿ ਦਿਨ ਤਿਨ ਹੂੰ ਥਾ ਮਰਨਾ। 

ਨਹਿੰ ਥਾ ਸੋ ਕਿਮ ਹੀ ਟਰਨਾ ॥੪੩॥ 

ਘਰ ਪਰਣ' ਮਰਣ ਹੂੰ ਜੋਈ। ਘਰ ਵਿੱਚ ਪੈ ਕੇ। 

ਛੱਤ੍ਰੀ ਕੋ ਨੀਕ ਨ ਸੋਈ। 

ਜੁਗ ਮ੍ਰਿਤੁ ਸੂਤਿ ਵਰ ਵਰਨੈ'। 'ਵੇਦ, ਦੋ ਮੌਤਾਂ ਸ੍ਰੇਸ਼ਟ ਕਹਿੰਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [ ਦਿ ਇੰ 


ਇਕ ਗਯਾਨੀ ਇਕ ਲਰਿ ਮਰਨੈ ॥੪੪॥ 

ਇਹੁ ਜੁਗ, ਭਵ ਦੁਖ ਤੇ ਬਚ ਹੈਂ। 

ਸਬਿ ਔਰ ਚੁਰਾਸੀ ਨਚ ਹੈ। 

ਤੁਮ ਸਤਿਗੁਰੁ ਸਮੂਥ ਭਾਰੀ। 

ਦੁਰਲਭ ਹੈ ਖੁਸ਼ੀ ਤੁਮਾਰੀ ॥ ੪੫ ॥ 

ਜਯੋੱ ਫੇਰ ਨਾ ਫਿਰਨਾ ਹੋਈ। 

ਦਿਹੁ ਬੁਹਮ ਗਜਾਨ ਦਿਢ ਸੋਈ। 

ਜਗ ਔਰ ਪਦਾਰਥ ਜੇਤੇ। 

ਦੁਖਦਾਇ ਸੂਰਗ ਲੌ ਤੇਤੇ ॥ ੪੬॥ 

ਤਨ ਧਨ ਸੁਤ ਤਿਯਾ ਹਕੂਮਤ। 

ਇਹੁ ਸਬਿ ਦੁਖਦਾਇ ਹਜੂਮਤ'। 'ਇਕੱਠ। 

ਇਮ ਸੁਨਿ ਗੁਰੁ ਖੁਸ਼ਿ ਹੇ ਭਾਰ। 

ਕਹਿ ਸਾਧ ਸਾਧ' ਸਿਤਕਾਰੇ ॥੪੭॥ 'ਸ਼ਾਬਾਸ਼ ਸ਼ਾਬਾਸ਼ ਕਹਿ ਕੇ। 

ਜ਼ੇਵਰ ਬਡ ਜਰੇ ਜਰਾਊ। 

ਜਿਨ ਕੀ ਦੁਤਿ ਸਮ ਦਿਨ-ਰਾਊ'। 'ਸੂਰਜ ਵਾਂਗ। 

ਬਡ ਸਿਰੇਪਾਉ ਆਮੌਲੇ। 

ਅਸੂ ਆਯੁਧ ਬਖਸ਼ ਅਤੋਲੇ ॥ ੪੮ ॥ 

ਤਨ ਤ੍ਰੈ ਤੈਂ ਆਤਮ ਨਿਆਰਾ। 'ਤਿੰਨ ਸ਼ਰੀਰਾਂ (ਸਬੂਲ, ਸੂਖਮ, ਕਾਰਨ ਤੋਂ)। 
ਗੁਰੁ ਕਰਿ ਪੁਤੱਖ ਦਿਖਾਰਾ। 

ਪਰਮਾਤਮ ਆਤਮ ਏਕੈ। 

ਦਿਖਰਾਏ ਸਾਥ ਬਿਵੇਕੈਂ ॥੪੯॥ 

ਅੱਨ੍ਹੰ ਵਿੱਤ੍ਰੇਕ ਕਰੈ ਕੈ'। (ਅਨੂ) ਮੇਲ ਤੇ (ਵਿਤ੍ਰੇਕ) ਵਿਜੋਗ ਦਿਖਾ ਕੇ। 
ਪੱਖ ਬਿਧੀ ਨਿਖੇਧ' ਦਿਥੈ ਕੈ। (ਬਿਧੀ) ਕਰਨ ਯੋਗ ਕਰਮ ਤੇ (ਨਿਖੇਧ) ਨਾ ਕਰਨ ਯੋਗ 


ਕਰਮ। 
ਦਿਢ ਬ੍ਰਹਮ ਗਜਾਨ ਉਪਦੇਸ਼ਾ। 
ਜਾਂ ਤੇ ਸਬਿ ਕਟੇ ਕਲੇਸ਼ਾ ॥੫੦॥ 
ਉਨਿ ਦ੍ਰਾਰਾ ਔਰ ਜਗਯਾਸੀ। 
ਪਦ ਪਾਵਤ ਭੇ ਅਬਿਨਾਸੀ। 
ਕੈਵੱਲਜ ਮੋਖ ਕੇ ਭਾਗੀ। 
ਹੂਏ ਨਿਜ ਬ੍ੂਹਮ ਅਨੁਰਾਗੀ ॥੫੧॥ 





1518 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੀਰਤਿ ਗੁਰੁ ਸਸਿ ਉਜਯਾਰੀ'। 

ਫੈਲੀ ਸਬਿ ਦੇਸ ਮਝਾਰੀ। 

ਗੁਰੁ ਗੁਨ ਸਮ ਹੰਸਨ ਡਾਰੀ'। 

ਮਹਿਮਾ ਜਨੁ ਗੰਗਾ ਧਾਰੀ ॥੫੨॥ 

ਘਰ ਘਰ ਪੁਰਿ ਪੁਰਿ ਮੈਂ ਚਾਲੀ। 

ਉਨਿ ਪਾਵਨ ਕਰੇ ਬਿਸਾਲੀ। 

ਗੁਰੁ ਜੰਗ ਭੰਗਾਣੀ ਜੀਤਾ। 

ਇਹੁ ਫੈਲੀ ਜਿਤ ਕਿਤ ਗੀਤਾ ॥੫੩॥ 

ਸੁਨਿ ਦੇਸ ਬਿਦੇਸਨ ਤੈਹੈਂ। 

ਸਿੱਖ ਐਹੈਂ ਹਿਤ ਦਰਸੈਹੈਂ 

ਧਨ ਆਯੁਧ ਅੱਸੂ ਉਦਾਰੀ। 

ਅਰਪੈਂ ਬਿਬਿਧਾ ਨਿਤ ਭਾਰੀ ॥੫੪॥ 

ਉਪਦੇਸ਼ ਵਿਸ਼ੇਸ਼ ਗਹੈ ਕੈ। 

ਕੁਕਲੇਸ਼ ਅਸ਼ੇਸ਼ ਕਟੈ ਕੈ'। 'ਸਾਰੇ ਖੋਟੇ ਕਲੇਸ਼ ਕੱਟ ਕੇ। 

ਮਨ ਬਾਂਛਿਤ ਆਛਿਤ ਪੈ ਹੈਂ”। 'ਮਨ ਇੱਛਤ ਜੋ (ਫਲ) (ਆਛਿਤ) ਚਾਹੁੰਦੇ ਹਨ, ਪਾ ਲੈਂਦੇ 
ਹਨ। 

ਨਿਜ ਧਾਮ ਗਰਾਮ ਸਿਧੈ ਹੈਂ ॥੫੫॥ 

ਇਕ ਆਵਹਿ ਤੈ ਇਕ ਜਾਹੀ। 

ਗੁਰੁ ਪੈ ਨਿਤ ਭੀਰਰਹਾਹੀ। 

ਗੁਰਦੇਵ ਤਰੂ ਤੈ ਤਰੁ ਹੈਂ'। 'ਕਲਪ ਬ੍ਰਿਛ ਨਾਲੋਂ ਵੀ (ਤਰ) ਵੱਡੇ ਹਨ। 

ਫਲ ਚਾਰ ਦਤਾਰ ਸੁ ਵਰ ਹੈਂ! ॥੫੬॥ 'ਚਹੁੰ ਫਲਾਂ ਤੇ ਵਰਾਂ ਦੇ ਦਾਤੇ ਹਨ। 

ਜਿਮ ਦੁੰਦ ਜੁੱਧ ਬਡ ਕੀਨੇ। 

ਰਸ ਰੌਦੂ ਬੀਰਨ ਭੀਨੇ'। 'ਰੌਦੂਰਸ ਵਿੱਚ ਸੂਰਮਿਆਂ ਨੇ ਭਿੱਜ ਕੇ। 

ਗੁਰੁ ਨਿਜ ਕਰ ਤੈ ਸਰ ਛੰਡੇ'। ਤੀਰ ਛੱਡੇ। 

ਬਹੁ ਖਾਨ ਨ੍ਰਿਪ ਅਰਿ ਖੰਡੇ ॥੫੭॥ 

ਤਿਮ ਢਾਢੀ ਰਚਿ ਰਚਿ ਵਾਰੈਂ। 

ਗੁਰੁ ਜਸ ਇਸ ਢਾਰ' ਉਚਾਰੈਂ। 

ਸੁਨਿ ਕਾਯਰ ਜਯੋਂ ਰਣ ਬਾਂਛੈਂ। 

ਧਨ ਲੈ ਢਾਢੀ ਘਰ ਗਾਛੈਂ” ॥੫੮॥ 

ਕਵਿ ਭਾਟ ਕਬਿੱਤ ਰਚੈ ਕੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1519 


ਜਸ ਜੰਗ ਸੁਢੰਗ ਸੁਨੈ ਕੈ। 

ਧਨ ਦਾਨ ਮਾਨ ਬਡ ਪੈ ਹੈਂ। 

ਤਿਨ ਚਾਰ' ਕਬਿੱਤ ਕਥੈ ਹੈਂ ॥੫੯॥ 'ਸੁੰਦਰ। (ਕਬਿੱਤਾਂ ਚਾਰ ਨਹੀਂ ਪੰਜ ਹਨ।] 

ਕਬਿੱਤ: 

ਕੇਤੇ ਸੁਨੇ ਕੌਨ ਧੋ ਕਹਾਨੀ ਕਹੈਂ ਬੀਰਨ ਕੀ, 

ਭਏ ਜੋ ਜਿੱਤਯਾ ਚਾਰੋਂ ਚੱਕਨ ਧਰਨਿ ਕੋ'। 'ਧਰਤੀ ਦੀਆਂ ਚਹੁੰ ਦਿਸ਼ਾਂ ਨੂੰ ਜਿੱਤਣ ਵਾਲੇ ਸੂਰਮਿਆਂ ਦੀਆਂ 
ਕਿਤਨੇ ਲੋਕ ਕਹਾਣੀਆਂ ਕਹਿੰਦੇ ਹਨ ਪਰ ਪਤਾ ਨਹੀਂ ਊਹ 
ਸੂਰਮੇ (ਕੌਣ ਧੋ) ਕੌਣ ਸਨ। 

ਅੰਗਦ ਔ ਹਨੁਰਾਮ ਰਾਵਣ ਰਮਾਇਣ ਤੈ, 

ਭਾਰਥ ਤੈ ਪਾਰਥ ਪੁਰਖਾਰਥ ਕਰਨ ਕੋ'। 'ਮਹਾਂ ਭਾਰਤ ਤੋਂ (ਪਾਰਥ) ਅਰਜਨ ਤੇ ਕਰਨ ਦੇ ਬਲ ਦਾ 


(ਪਤਾ ਲੱਗਦਾ ਹੈ)। 
ਏ ਜੂ ਸ੍ਰੀ ਗੋਬਿੰਦ ਸਿੰਘ ਵੇ ਤੋਂ ਸੁਨੇ ਕਾਨ ਹਮੈਂ, 
ਸਾਚ ਹੈਂ ਕਿ ਕੂਰ ਲਿਖੇ ਉਪਮਾ ਕਰਨ ਕੋ। 
ਤੇਰੇ ਭਟ ਹੇਰੇ ਨੈਨ ਸ਼ੇਰੈਂ ਤੇ ਬਧੇਰੇ ਐਨ' ਼ੇਰਾਂ ਤੋਂ ਵੱਧ ਚੰਗੀ ਤਰ੍ਹਾਂ। 
ਬਿਨ ਹੀ ਅਵੇਰੈਂ ਤੇ! ਨਿਬੇਰੈਂ ਯੇ ਅਰਿਨ ਕੋ 'ਦੇਰ ਤੋਂ। 
॥੧॥ 
ਜੰਗ ਪੈ ਚਢਾਈ ਕੀ ਅਵਾਈ' ਸੁਨਿ ਧਾਰ ਬਾਈ, _'ਖ਼ਬਰ। 
ਕਾਂਪਤ ਮਹਾਂਈ' ਆਈ ਆਫਤ ਪੁਕਾਰ ਹੈ'। 'ਬਹੁਤੇ। “ਬਿਪਤਾ। 
ਭੀਮ ਚੰਦ ਹੂੰ ਕੋ ਗਾਰੀ ਦੇਤ ਸਬਿ ਨਰ ਨਾਰੀ, 
ਕਾਲਰੁਪ ਜਮ ਧਾਰੀ ਸਿੱਖਨ ਨਿਹਾਰ ਹੈਂ”। 'ਕਟਾਰਾਂ ਵਾਲੇ ਸਿੱਖਾਂ ਨੂੰ ਕਾਲ ਰੂਪ ਦੇਖਦੇ ਹਨ। 
ਧੌਂਸ ਕੀ ਧੁੰਕਾਰ' ਸੁਨਿ ਹੈਂਸ? ਜੰਗ ਡਾਰ ਅਰਿ, _ 'ਅਵਾਜ਼। “ਇੱਛਾ। 
ਛੋਰਿ ਧਨ ਨਾਰਿ ਘਰ ਦੌਰੈਂ ਨਾ ਸੰਭਾਰ ਹੈਂ। 
ਬਨ ਬਨ ਮੈਂ ਫਿਰਾਤ ਖਾਤ ਫਲ ਫੂਲ ਪਾਤ, 
ਬੰਦਰੈਂ ਜਯੋਂ ਕੰਦਰੈਂ ਕੇ ਅੰਦਰੈਂ ਗੁਜਾਰ ਹੈਂ ॥੨॥ 
ਏ ਜੂ ਦਸਮੇਸ਼ ਪਰਮੇਸ਼ ਗੁਰੁ ਮਹਾਂ ਧੀਰ, 
ਤੇਰੇ ਬੀਰ ਬੀਰ ਬਿੱਕ੍ਰਮ ਬੀਰਨ ਤੈ ਬਲੀ ਹੈਂ। 'ਤੇਰੇ ਸੂਰਮੇ ਬੀਰ ਬਿਕ੍ਰਮਾਜੀਤ ਦੇ ਸੂਰਮਿਆਂ ਤੋਂ ਵੀ ਬਲੀ 
ਹਨ। 
ਜੋਮ' ਜੋਸ਼ ਓਜ ਭਰੀ ਫ਼ੌਜ ਮੌਜ ਸਿੰਧੁ ਕੀ ਸੀ?, __'ਉਤਸ਼ਾਹ। 'ਸਮੁੰਦਰ ਦੀ ਲਹਿਰ ਵਰਗੀ। 
ਸਾਜ ਕੈ ਸਜੀਲੀ ਸੌਜ' ਬੀਰਰਸ ਢਲੀ ਹੈ। 'ਸਜਾਵਟ ਵਾਲੀਆਂ (ਸੌਜ) ਚੀਜ਼ਾਂ ਸਜਾ ਕੇ। 
ਦੁੱਜਨੋ ਕੋ ਦਲਮਲੀ' ਸੱਜਨੋ ਕੋ ਰੱਖਵਲੀ”, 'ਦਲਣ ਵਾਲੀ। “ਰੱਖਣ ਵਾਲੀ। 
ਹਿੰਦੁ ਸਾਲਿਮਲੀ ਪਾਲ ਬਦਲੀ ਸੁ ਫਲੀ ਹੈ'। 'ਹਿੰਦੂਆਂ ਰੂਪ (ਸਾਲਮਲੀ) ਸਿੰਬਲ ਦੇ ਦਰੱਖ਼ਤਾਂ ਦੀ ਪਾਲ ਨੂੰ 





1520 


ਪੋਸਤ ਕੀ ਥਲੀ ਹੈ ਕਿ ਦੋਸਤ ਦਿਅਲੀ ਹੈ, 

ਕਿ ਕਾਲ ਹੂੰ ਕੀ ਅਲੀ ਹੈ ਅਕਾਲ ਜੂ ਕੀ ਲਲੀ ਹੈ' 
॥੩॥ 

ਪੂਰਨ ਪੁਤਾਪੀ ਅਰਿ ਖਾਪੀ' ਸੀ ਗੁਬਿੰਦ ਸਿੰਘ, 
ਤੇਰੇ ਦਲ ਦੇਖਿ ਦਿਲ ਦੁੱਜਨ ਦਹਿਲ ਜਾਤ'। 
ਰਾਉ ਰਾਨੇ ਤੁਰਕਾਨੇ ਮਹਿਲ ਕਹਿਲ ਹੋਤ, 
ਦਹਿਲ ਧਵਲ ਧਰ ਹਰ ਜੂ ਹਹਿਲ ਜਾਤ'। 


ਖਹਿਲ ਭਹਿਲ ਪਰ ਜਾਤ ਸੁਰਪੁਰਿ ਮਧ, 
ਸੂਰਨ ਗਹਿਲ ਜਾਤ ਹੂਰਨ ਲਹਿਤ ਜਾਤ'। 


ਸੇਸ ਕੋ ਸਹਿਲ ਜਾਤ ਬਹਿਲ ਥਿਰਾਤ ਸੂਰ, 


ਥਹਿਲਾਤ ਮੇਰੁ ਸਤ ਸਾਗਰ ਚਹਿਲ ਜਾਤ' 
॥੪॥ 


ਤੇਰੋ ਦਲ ਚਲਤ ਹਲਤ ਧਰ ਨਾਉ ਜਿਮ', 
ਘਲਤ ਕਲਤ ਘਮਸਾਨ ਆਨ ਭਾਰੇ ਹੈੱ”। 

ਮੁਗਲ ਪਠਾਨ ਸੇਖ ਸੱਯਦਾਨ ਲਾਹੈਂ ਘਾਂਨ', 
ਰਾਜਗਾਨ ਕੋਹੀਆਨ ਕੋ' ਮਿਦਾਨ ਮਾਰੇ ਹੈਂ। 
ਸਮਰ ਤਿਹਾਰੀ ਬਾਤ' ਅਮਰ ਰਹੇਗੀ ਸਦ, 
ਅਮਰ ਭਿ ਜਾਂਹਿ ਕਸ ਕਮਰ ਨਿਹਾਰੇ ਹੈੱ”। 


ਬੇਦ ਪੱਥ' ਪਾਰਬੇ ਕੋ ਸੱਜਨ ਉਬਾਰਬੇ ਕੋ, 
ਦੁੱਜਨ ਕੇ ਗਾਰਬੇ ਕੋ ਅਵਤਾਰ ਧਾਰੇ ਹੈਂ ॥੫॥ 
ਜੰਗ ਕੇ ਕਬਿੱਤ ਗਾਇ ਦਾਨ ਮਾਨ ਇੱਛ ਪਾਇ, 
ਗਏ ਕਵਿਰਾਇ ਜਸ ਦੇਸਨ ਬਢਾਵਤੇ। 

ਕੇਤਕ ਦਿਵਸ ਗੁਰੁ ਪੁਰ ਪਾਂਵਟੇ ਮੈਂ ਥਿਰਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ੍ਰੇਸ਼ਟ (ਫਲੀ) ਫਲਾਂ ਵਾਲੇ ਦਰੱਖ਼ਤਾਂ ਵਿੱਚ (ਬਦਲੀ) ਬਦਲ 
ਦਿੱਤਾ ਹੈ। 


'ਪੋਸਤ ਦੀ (ਥਲੀ) ਕਿਆਰੀ ਹੈ, ਜਾਂ ਦੋਸਤਾਂ 'ਤੇ ਕਿਰਪਾ 
ਕਰਨ ਵਾਲੀ ਹੈ, ਜਾਂ ਕਾਲ ਦੀ ਸਖੀ ਤੇ ਅਕਾਲ ਜੀ ਦੀ 
ਪਿਆਰੀ ਹੈ। 

ਵੈਰੀਆਂ ਨੂੰ ਖਪਾਉਣ ਵਾਲੇ। 

'ਕੰਬ ਜਾਂਦੇ ਹਨ। 


'ਰਾਜਿਆਂਰਾਣਿਆਂ ਤੇ ਤੁਰਕਾਂ ਦੇ ਮਹਿਲਾਂ 'ਚ (ਕਹਿਲ) 
ਘਬਰਾਹਟ ਹੋ ਜਾਂਦੀ ਹੈ, ਧਉਲਾ ਤੇ ਧਰਤੀ ਡਰ ਜਾਂਦੇ ਹਨ ਤੇ 
ਵਿਸ਼ਨੂੰ ਜੀ ਵੀ ਕੰਬ ਜਾਂਦੇ ਹਨ। 


'ਸੁਰਗ ਵਿੱਚ (ਖਹਿਲ ਭਹਿਲ) ਖਲਬਲੀ ਪੈ ਜਾਂਦੀ ਹੈ, 
ਸੂਰਮਿਆਂ ਨੂੰ (ਗਹਿਲ) ਮਸਤੀ ਚੜ੍ਹ ਜਾਂਦੀ ਹੈ, ਹੂਰਾਂ ਦੇਖ ਕੇ 
(ਲਹਿਲ) ਖ਼ੁਸ਼ ਹੋ ਜਾਂਦੀਆਂ ਹਨ। 


'ਸ਼ੇਸ਼ ਨਾਗ ਨੂੰ (ਧਰਤ ਦਾ ਭਾਰ ਚੁੱਕਣਾ) (ਸਹਿਲ) ਸੁਖੱਲਾ 
ਹੋ ਜਾਂਦਾ ਹੈ, ਸੂਰਜ ਦਾ (ਬਹਿਲ) ਰੱਥ ਖੜ੍ਹਾ ਹੋ ਜਾਂਦਾ ਹੈ, 
ਸੁਮੇਰ ਪੁਬਤ (ਥਹਿਲਾਤ) ਕੰਬਣ ਲੱਗ ਜਾਂਦਾ ਹੈ ਤੇ ਸੱਤੇ 
ਸਮੁੰਦਰਾਂ (ਦਾ ਪਾਣੀ ਸੁੱਕ ਕੇ) (ਚਹਿਲ) ਗਾਰਾ ਹੋ ਜਾਂਦਾ ਹੈ। 
'ਧਰਤੀ ਬੇੜੀ ਵਾਂਗ ਹਿਲਦੀ ਹੈ। 

'ਆ ਕੇ ਭਾਰੇ ਤੇ ਸੁੰਦਰ ਜੰਗ ਪਾਉਂਦੇ ਹਨ। 

'ਪੂਰਾਂ ਦੇ ਪੂਰ ਮਾਰ ਦੇਂਦੇ ਹਨ। 

'ਪਹਾੜੀ ਰਾਜਿਆਂ ਨੂੰ। 

'ਤੁਹਾਡੇ ਜੰਗ ਦੀ ਗੱਲ। 

'ਜਿਸ (ਜੰਗ ਵਿੱਚ) (ਅਮਰ) ਦੇਵਤੇ ਵੀ ਕਮਰ-ਕੱਸੇ ਕਰ ਕੇ 
(ਲੜਦੇ) ਦੇਖੇ ਹਨ। 

'ਆਸਤਕ ਮਤ ਦਾ ਰਸਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1521 


ਫਿਰ ਭਏ ਓਰ ਪੁਰਿ ਆਨੰਦ ਸਿਧਾਵਤੇ। 

ਸਕਟੇ' ਸ਼ੁਤਰ? ਲਦਵਾਏ ਅਸਬਾਬ ਕੇਰ, 'ਗੱਡੇ। “ਊਠ। 

ਰਥ ਐਂ ਬਹਿਲ' ਟੋਰੇ ਡੋਰੇ ਸਰਸਾਵਤੇ”। ਬੈਲ ਗੱਡੀਆਂ। ਅਨੰਦ ਸਹਿਤ। 

ਸੰਗ ਰਖਵਾਰੇ ਕਰੇ ਸੁਭਟ ਅਪਾਰੇ ਭਾਰੇ, 

ਵਾਇ ਕੈ' ਨਗਾਰੈ ਚਡੇ ਅੱਸੂ ਪਰ ਭਾਵਤੇ? 'ਵਜਾ ਕੇ। “ਮਨ ਭਾਉਂਦੇ ਘੋੜਿਆਂ ਉੱਤੇ। 
॥੬੦॥ 

ਬਾਜੇ ਰਣਜੀਤ ਗਾਜੇ ਗਜ ਬਾਜ ਮੀਤ ਭ੍ਰਾਜੇ', 'ਮਿੱਤ੍ ਸੋਭਾ ਸਹਿਤ ਹੋਏ। 

ਭਾਜੇ ਕੋਹੀ ਹੈਂ ਦਰਾਜੇ ਰਾਜੇ' ਡਰ ਪਾਏ ਹੈਂ। '(ਦਰਾਜੇ) ਬਹੁਤੇ (ਕੋਹੀ) ਪਹਾੜੀ ਰਾਜੇ ਨੱਸ ਗਏ। 
ਚਮੁੰ ਚਤੁਰੰਗ' ਗੁਰੁ ਮਗਰ ਉਮੰਗ ਚਢੀ, 'ਚਹੁੰ ਅੰਗਾਂ (ਹਾਥੀ, ਘੋੜੇ, ਰੱਥ ਤੇ ਪੈਦਲ) ਦੀ ਫ਼ੌਜ। 
ਨਗਰ ਸਢੌਰੇ ਕੇ ਡਗਰ' ਚਲ ਆਏ ਹੈਂ। 'ਰਸਤੇ। 

ਬੁੱਧੂ ਸ਼ਾਹਿ ਸੁਨਿ ਗੁਨਿ' ਉਤਸ਼ਾਹਿ ਚਾਹਿ ਪੁਨ, _ 'ਵਿਚਾਰ ਕੇ। 

ਸੇਵ ਸਬਿ ਕੀਨੀ ਗੁਰੁ ਅੱਗੂ ਸਿਧਾਏ ਹੈਂ। 

ਨਾਹਣੇਸ ਮਿਲਬੇ ਕੋ, ਦੈ ਸੰਦੇਸ਼ ਦਸਮੇਸ਼ 

ਪੈ ਬਜੀਰ ਪਠਜੋ, ਗਾਂਮ ਲਾਹੜ ਠਰਾਏ ਹੈੱ 

॥੬੧॥ 

ਮਾਮੂ ਜੀ ਕੇ ਸੰਗ ਹੋਰ ਡੇਰਾ ਸਬਿ ਦੀਓ ਤੋਰ, 

ਆਨੰਦਪੁਰੀ ਕੀ ਓਰ ਥੋਰ ਢਿਗ ਰਾਖਜੋ। 

ਗੁਰੂ ਜੀ ਰਹਾਏ ਤਹਿਂ ਨ੍ਰਿਪ ਨੀਤਿ' ਪਠੇ ਕਹਿ, _'ਨੀਤੀ ਨਾਲ (ਕਿ ਗੁਰੂ ਜੀ ਜਾਣਨ)। 
ਐਹੋਂ ਮੈਂ ਦਰਸ ਲੈਹੁਂ ਚੈਹੋਂ ਕਿਛੁ ਭਾਖ੍ਯੋ। 

ਦੂਣ ਦੇਖ ਕੈ ਉਦਾਰ ਗੁਰੂ ਖੇਲਹੀਂ ਸ਼ਿਕਾਰ, 

ਅਰ ਮਾਰਤ ਅਪਾਰ ਮ੍ਰਿਗ ਯਥਾ ਅਭਿਲਾਖਜੋ। 

ਦ੍ਰਾਦਸ ਦਿਵਸ ਡੇਰੋ ਰਾਖਯੋ ਤਿਸ ਠੌਰ ਹੇਰੋ, 

ਭੂਪ ਦਿਸ ਤੇ ਬਧੇਰੋ ਸੇਵ ਹੋਇ ਲਾਖਯੋ' ॥੬੨॥ _'ਜਾਣੋ। 

ਮੇਦਨੀ ਪ੍ਰਕਾਸ਼ ਕਿਤ ਚਾਹੈ ਜੋ ਆਵਨ ਇਤ, 

ਸਚਵ' ਸਲਾਹਿ ਨਿਤ ਤਾਂਹਿ ਯਾਹਿ ਦੇਵ ਹੈਂ। 'ਵਜ਼ੀਰ। 

ਗੁਰੂ ਸੋਂ ਮਿਲਾਹਿਂ ਤਬਿ ਕੂਪ ਫਤੇ ਸ਼ਾਹਿ ਆਦਿ, 

ਬੈਰੀ ਬਨ ਜਾਹਿ ਸਬਿ ਤੁਮਰੇ ਅਭੇਵ ਹੈਂ”। 'ਪ੍ਰਤੱਖ ਹੀ। 

ਭੂਪ ਸੋਚ ਕੈ ਹੈ ਜੇ ਨ ਗੁਰੂ ਪਾਸ ਜੈਹੈਂ, 

ਕੋਪ ਕੈ ਹੈਂ ਸਾਪ' ਦੈਹੈਂ ਖਾਪ ਜੈਂ ਹੈਂ ਮੋਹਿ ਏਵ 'ਸੁਰਾਪ। “ਇਸ ਤਰ੍ਹਾਂ ਮੈਨੂੰ ਨਾਸ ਕਰ ਜਾਣਗੇ। 
ਹੈਂ?। 





1022 


ਸਰਪ ਚਚੂੰਧਰੀ ਜਯੇਂ' ਬਨੀ ਸੋਚ ਭੂਪਤਿ ਕੋ, 
ਜਾਨੀ ਜਾਨ ਤਜਾਰ ਭਏ ਇਤ ਗੁਰੁ ਦੇਵ ਹੈਂ 
॥੬੩॥ 

ਦੋਇ ਗਾਮ' ਮਧ ਡੇਰਾ ਹੁਤੋਂ ਤਬਿ ਗੁਰੂ ਕੇਰਾ, 


ਰੰਘੜੋ` ਕਾ ਟੋਟਾ ਲਾਹਾ ਸਾਧਨ ਕੋ ਨਾਮ ਥੇ। 


ਰੰਘੜੋ' ਨੇ ਗੁਰੁ ਕੇ ਚੁਰਾਏ ਉੱਟ, ਨਿਕਲਾਏ 


ਸੰਤਨ ਬਤਾਏ, ਪਾਏ ਨਾਹਿ ਤਿਨੈ ਦਾਮ ਥੇ'। 


ਗੁਰੂ ਖੁਸ਼ਿ ਹੋਇ ਟੋਟਾ ਖੋਟਾ ਲਾਹਾ ਖਰਾ ਕਹਜੋ, 
ਏਹੀ ਨਾਮ ਅਬਿ ਸਬਿ ਜਾਨਤ ਸੋ ਗਾਮ ਥੇ। 
ਟੋਟਾ ਨਾਮ ਗੁਰੁਦ੍ਹਾਰਾ ਤਹਾਂ ਹੈ ਉਦਾਰਾ ਅਬਿ, 
ਗੁਰੂ ਜੀ ਨਗਾਰਾ ਦੈ ਤਹਾਂ ਤੇ ਚਲੇ ਆਮ' ਥੇ 
॥੬੪॥ 

ਖੇਲਤ ਸ਼ਿਕਾਰ ਮਗ ਜੀਵਨ ਉਧਾਰ ਕਰਿ, 
ਰਾਇਪੁਰਿ ਨਾਮ ਗ੍ਰਾਮ ਰਸਤੇ ਮੈਂ ਜੋ ਅਯੋ। 

ਹੁਤੀ ਤਹਾਂ ਰਾਨੀ ਏਕ ਸ਼ਰਧਾਲੂ ਸ ਬਿਵੇਕ, 
ਗੁਰੁ ਜਸ ਸੁਨ ਨੇਕ' ਤਾਂਹਿ ਬਹੁ ਥਾ ਲਯੋ। 

ਆਗੇ ਜਲਿ ਮਿਲੀ ਆਇ ਗੁਰੁ ਪਗ ਸੀਸ ਲਾਇ, 
ਦਰਸ਼ਨ ਪਾਇ ਮਨ ਮੋਹਜੋ ਤਾਂਹਿ ਕੋ ਗਯੋ। 

ਜਾਤ ਰਾਜਪੂਤਨੀ ਉਪਾਸ਼ਕ ਕ੍ਰਿਸ਼ਨ ਕੀ ਥੀ, 
ਯਾਹੀਂ ਤੈ ਕ੍ਰਿਸ਼ਨ ਬਨਿ ਗੁਰੁ ਦਰਸ ਹੈ ਦਯੋ 
॥੬੫॥ 


ਮੁਕਤ ਲੁਕਟ ਪਾਗ ਲਟਪਟੀ ਛੂਟੀ ਲਟ', 
ਕਲਗੀ ਝੁਲਤ ਮੋਰ ਪੰਖ ਸੋਂ ਲਸਤ ਹੈ'। 

ਕੁੰਡਲ ਅਮੋਲ ਲੋਲ' ਗੋਲ ਸੀ ਕਪੋਲਨ ਪੈ”, 
ਬੋਲਨ ਤੈ ਛਬਿ ਕੇ ਕਲੋਲ ਹੁਲਸਤ ਹੈਂ”। 

ਮੁਖ ਮਸੁ ਭੀਜਯੋ ਜਨੁ ਰਤਿ ਪਤਿ ਬੀਜਜੋ, 
ਪਰਮਾਨੰਦ ਪਰਸੀ ਜਜੋ ਰਾਂਕਾਪਤਿ ਪੈ ਸੁਹੱਤ ਹੈ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸੱਪ ਦੇ ਮੂੰਹ 'ਚ ਫੜੀ ਚਚੂੰਦਰ ਵਾਂਗ। 


'ਦੋ ਪਿੰਡਾਂ, ਟੋਟਾ ਤੇ ਲਾਹਾ, ਰੰਘੜਾਂ ਦਾ ਪਿੰਡ ਟੋਟਾ ਨਾਮ ਦਾ 
ਤੇ ਸੰਤਾਂ ਦਾ ਪਿੰਡ ਲਾਹਾ ਨਾਮ ਦਾ ਸੀ। 


ਸੰਤਾਂ ਨੇ ਦੱਸ ਕੇ ਕਢਵਾ ਦਿੱਤੇ ਅਤੇ ਨਾ ਹੀ ਸੰਤਾਂ ਨੇ (ਦਾਮ) 
ਦਮੜੇ ਹੀ ਲਏ ਸਨ। 


'ਲਟਪਦੀ ਪੱਗ ਮੁਕਟ ਵਰਗੀ (ਲੁਕਟ) ਪ੍ਰਤੀਤ ਹੁੰਦੀ ਹੈ, 
ਲਿਟਾਂ ਨਿਕਲੀਆਂ ਹੋਈਆਂ ਹਨ। 

'ਚਮਕਦੀ ਹੈ। 

'ਚੰਚਲ। “ਗ੍ਹਾਂ 'ਤੇ। 

'ਸੋਭਾ ਦੀਆਂ ਲਹਿਰਾਂ ਦੇ (ਹੁਲਸਤ) ਚਮਤਕਾਰ ਉਠ ਰਹੇ 
ਹਨ। 


'ਚੇਹਰੇ ਤੇ ਦਾੜੀ ਅਤੇ ਮੁੱਛਾਂ ਫੁੱਟ ਰਹੀਆਂ ਹਨ, ਜਾਣੋ ਦੂਜਾ 
(ਰਤਿ ਪਤਿ) ਕਾਮਦੇਵ ਹੈ, ਬਹੁਤ ਅਨੰਦ 'ਚ ਪ੍ਰਸੰਨ ਹੋਇਆ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਰਿ ਮਨਿ ਮਾਲ ਬਨ ਮਾਲ ਸੀ ਬਿਸਾਲ ਸੋਹਿ, 
ਸਰਬੰਗ ਜਦੁਪਤਿ ਗੁਰੁ ਬਿਲਸਤ ਹੈਂ! ॥ ੬੬॥ 


ਸਵਰ ਕਰੋਰ ਸੈਂ ਸਰਸ ਰੂਪ ਦਰਸ ਸੋ, 
ਪਰਸ ਕੈ ਪਗ ਜਗ ਬੰਦਨ ਕੈ ਕੰਜ ਸੇ'। 


ਜਾਂਹਿ ਕੇ ਦਰਸ ਹਿਤ ਜੋਗੀ ਜੋਗ ਸਾਧੈਂ ਮੁਨਿ, 
ਦੇਵਤਾ ਅਰਾਸੈਂ ਬਾਧੈਂ ਬਜਾਧ ਸੁਤ ਕੰਜ ਸੇ'। 


ਕਬੀ ਕੋਊ ਪਾਇ ਹੈਂ ਉਠਾਇ ਬਡੇ ਰੰਜ ਸੇ'। 


ਜਾਗੇ ਪੁੰਨਯ ਪੁੰਜ ਤਾਂ ਕੇ ਗੰਜ ਸਾਧਨਾਂ ਕੈ 
ਵਾਂ ਕੇ, ਜਾਂ ਕੇ ਵਲ ਆਏ ਚਲਿ ਘਰ ਅਰਿ ਭੰਜ 
ਸੇ' ॥੬੭॥ 


ਪਾਇ ਨਿਜ ਇਸ਼ਟ ਅਭਿਸ਼ਟ ਸਿ੍‌ਿਸ਼ਟਿ ਪੁਭੁ, 
ਅਤਿ ਉਤ ਕ੍ਰਿਸ਼ਟ ਅਨੰਦ ਮੈਂ ਪਗੈ ਗਈ'। 


ਬਾਰ ਬਾਰ ਬੇਨਤੀ ਉਚਾਰ ਕੈ ਜੁਹਾਰ' ਗੁਰੈਂ, 
ਬਾਗ ਮੈਂ ਉਤਾਰ ਕੈ ਅਗਾਰ' ਨਿਜ ਮੈਂ ਗਈ। 
ਦਾਨਾ ਘਾਸ ਲੌ ਨਿਹਾਰੀ ਦੂਧ ਸਿਤਾ ਦੈ ਅਪਾਰੀ, 
ਲੈਗਰ ਕੀ ਤਯਾਰੀ ਦਿਨੇ ਕਿਲੇ ਮੈਂ ਕਰੈ ਦਈ। 
ਪਾਵੜੇ ਪਵਾਏ ਜਹਾਂ ਲਗੈ ਉਤਰਾਏ ਹੁਤੇ', 


ਫਰਸ਼ ਕਰਾਏ ਮਹਿਕਾਏ ਗੰਧਿ ਹੈ ਦਈ ॥੬੮॥ 
ਦਾਸ ਪਠ ਖਾਸ ਬਹੁ ਬਿਨੈ ਕੈ ਬੁਲਾਏ ਗੁਰੁ, 
ਆਏ ਤੁਰ ਗਾਏ ਫੁਰ ਸ਼ਬਦ ਸਿਖਾਨ ਹੈ'। 


1523 
(ਗੁਰਾਂ ਦੇ ਮੁਖ ਰੂਪ) ਪੁੰਨਿਆਂ ਦੇ ਚੰਦ ਉੱਤੇ ਸੋਹ ਰਿਹਾ ਹੈ। 


'ਛ਼ਾਤੀ ਤੇ ਮਣੀਆਂ ਦੀ ਵੱਡੀ ਮਾਲਾ, ਬਨ-ਮਾਲਾ ਵਰਗੀ ਸੋਹ 
ਰਹੀ ਹੈ, ਸਤਿਗੁਰੂ ਜੀ ਸਾਰੇ ਅੰਗਾਂ ਕਰ ਕੇ ਕ੍ਰਿਸ਼ਨ ਰੂਪ ਹੋ ਕੇ 
ਅਨੰਦ ਦੇ ਰਹੇ ਹਨ (ਬਨ ਮਾਲਾ-ਤੁਲਸੀ, ਕੁੰਦ, ਹਾਰ 
ਸ਼ਿੰਗਾਰ, ਕਮਲ, ਮੰਦਾਰ ਆਦਿ ਦੇ ਫੁੱਲਾਂ ਦੀ ਮਾਲਾ।) 


'ਕ੍ਰੋੜਾਂ (ਸਵਰ) ਕਾਮਦੇਵਾਂ ਨਾਲੋਂ (ਸਰਸ) ਬਹੁਤੇ ਸੁੰਦਰ 
ਸਰੂਪ ਦਾ ਦਰਸ਼ਨ ਕਰ ਕੇ ਤੇ ਜਗਤ ਦੇ ਬੰਦਨਾ ਕਰਨ ਯੋਗ 
ਸਤਿਗੁਰਾਂ ਦੇ ਚਰਨ ਪਰਸੇ। 


'ਕੰਵਲ ਦੇ ਪੁੱਤਰ ਬ੍ਰਹਮਾ ਵਰਗੇ ਦੇਵਤੇ, ਸਤਿਗੁਰਾਂ ਨੂੰ ਅਰਾਧ 
ਕੇ ਆਪਣੇਰੋਗਾਂ ਨੂੰ ਨਾਸ ਕਰਦੇ ਹਨ। 


'ਜਗਤ ਵਿੱਚੋਂ ਕੋਈ ਕੋਈ ਸ਼ਕਤੀ ਸਹਿਤ ਵਿਰਕਤ ਭਗਤ 
ਵੱਡੇ (ਰੰਜ) ਦੁਖ ਉਠਾ ਕੇ ਕਦੇ ਹੀ ਪਾਉਂਦਾ ਹੈ। 


'ਉਸਰਾਣੀ ਦੇ ਸਮੂੰਹ ਪੰਨ ਜਾਗ ਪਏ ਅਤੇ ਉਸ ਦੇ ਸਾਧਨਾ ਦੇ 
ਖ਼ਜ਼ਾਨੇ ਪ੍ਰਗਟ ਹੋ ਗਏ, ਜਿਨ੍ਹਾਂ ਦੇ ਫਲ ਕਰ ਕੇ ਵੈਰੀਆਂ ਨੂੰ 
ਨਾਸ ਕਰਨ ਵਾਲੇ ਸਤਿਗੁਰੂ ਆਪ ਘਰ ਚਲ ਕੇ ਆ ਗਏ। 


।ਆਪਣੇ (ਅਭਿਸ਼ਟ) ਬਹੁਤ ਪਿਆਰੇ ਤੇ ਸ੍ਰੇਸ਼ਟ ਸਮਰੱਥ 
ਇਸ਼ਟ ਦੇਵ ਸਤਿਗੁਰਾਂ ਨੂੰ ਪਾ ਕੇ ਬਹੁਤੇ (ਉਤ ਕ੍ਰਿਸ਼ਟ) 
ਉੱਤਮ ਅਨੰਦ ਵਿੱਚ ਲਿਵਲੀਨ ਹੋ ਗਈ। 

'ਨਮਸਕਾਰ। 

'ਘਰ। 


'ਜਿੱਥੋਂ ਤੱਕ ਗੁਰਾਂ ਨੇ ਉਤਰ ਕੇ ਆਉਣ ਸੀ ਉਥੋਂ ਤੱਕ ਪਾਵੜੇ 
ਵਿਛਾ ਦਿੱਤੇ। (ਪਾਵੜਾ=ਉਹ ਕੱਪੜਾ ਜੋ ਸਨਮਾਨ ਯੋਗ 
ਪ੍ਾਹੁਣਿਆਂ ਦੇ ਲੰਘਣ ਸਮੇਂ ਪੈਰਾਂ ਹੇਠ ਵਿਛਾਈ ਦਾ ਹੈ।) 


ਸਿੱਖਾਂ ਨੇ (ਫੁਰ) ਧੁਨੀ ਨਾਲ ਸ਼ਬਦ ਗਾਏ। 





1524 


ਪੌਰ ਪਰ' ਆਰਤੀ ਉਤਾਰਤੀ ਸੋ ਭਈ ਆਇ, 
ਵਾਰਤੀ ਸੋ ਬਿਤ' ਯੋਂ ਉਚਾਰਤੀ ਨਿਮਾਨ? ਹੈ। 
ਕਦਮ ਪਦਮ ਏਹੀ ਪਾਵਨ, ਪਾਵਨ ਤੇ ਹੀ 
ਸਦਮ ਪਾਵਨ ਭੇਹੀ, ਛਦਮ ਨਸਾਨ ਹੈ'। 


ਅੰਦਰ ਲਜਾਇ ਕੈ ਬਿਠਾਇ ਚੌਕੀ ਚੰਦਨ ਪੈ, 
ਜਥਾ ਜੋਗ ਆਸਨ ਦਿਲਾਇ ਸੰਗੀਆਨ ਹੈ! 
॥੬੯॥ 

ਗੁਰੁ ਕੇ ਪਖਾਰ ਪਗ' ਪਾਨ ਚਰਨਾਂਮਿ੍‌ਤ ਕੈ, 
ਸੁਤਨ ਸਮੇਤ ਉਪਦੇਸ਼ ਲੀਨ ਭਾਇ ਕੈ'। 

ਹਾਥ ਖਿਜਮਤੀ ਮੈਂ” ਧੁਵਾਇ ਗੰਗਾ ਸਾਗਰ ਸੌਂ, 
ਰਜਤਿ ਤਿਪਾਈ' ਰਖਵਾਈ ਆਗੇ ਆਇ ਕੈ। 
ਕੰਚਨ ਕੋ ਥਾਰ ਨਿਜ ਹਾਥ ਸਾਥ ਪੇਮ ਧਾਰ, 
ਭੋਜਨ ਪ੍ਰਕਾਰ ਬਹੁ ਧਰਯੋ ਆਗੇ ਲਯਾਇ ਕੈ। 


ਸੂਪਕਾਰ ਚਤੁਰ' ਪਰੋਸ ਗਏ ਸਭ ਹੀ ਕੋ, 
ਭੁਖ' ਭੋਜ? ਲੇਜ” ਪੇਜ'' ਚੌਸ” ਲੌ ਸੁਭਾਇ ਕੈ” 
॥੭੦॥ 


ਰਾਨੀ ਲੈ ਰੁਮਾਲ ਅਤਿ ਨਿੰਮੁ ਫਰਾਇ ਗੁਰੈਂ, 
ਬੀਜਨੇ' ਝੁਲਾਵੈ ਸੁਤ ਯੁਤ ਪ੍ਰੇਮ ਮਤਿ ਸੇ। 
ਮਧਰ' ਸਲਵਣ” ਅਮਲ? ਚੁਰਚੁਰਾ'' ਚਾਰੁ”? 


ਤਿਕਤ' ਕਖਾਇ” ਅਤਿ ਸਵਾਦਲ ਮਹੱਤ ਸੇ”। 
ਬਾਰ ਬਾਰ ਬਰਤਾਹਿ' ਸਾਦਰ ਭਗਤਿ ਸੇ'। 

ਸੀਰੋ ਪਾਨਿ ਪਾਨ ਕਰਵਾਇ ਧੁਆਇ ਪਾਨ, 

ਦਏ ਪਾਨ ਏਲਾ ਛਿੰਗ ਬਹੁ ਬਿਨੈ ਕਰਿ ਅਤਿਸੇ' 
॥੭੧॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਦਰਵਾਜ਼ੇ ਉੱਤੇ। 
'ਧਨ। ਨਿੰਮੂਤਾ ਸਹਿਤ। 


'ਇਹ ਪਵਿਤ੍ਰ ਚਰਨ ਕਮਲ ਪਾਉਣ ਤੇ ਹੀ (ਸਦਮ) ਘਰ 
ਪਵ੍ਰਿਤ ਹੋ ਗਿਆ (ਛਦਮ) (ਅਗਿਆਨ) ਦਾ ਪੜਦਾ ਦੂਰ ਹੋ 
ਗਿਆ। 


'ਸੰਗੀਆਂ ਨੂੰ। 


'ਚਰਨ ਧੋ ਕੇ। 
'ਸ਼ਰਧਾ ਨਾਲ। 
'ਚਿਰਮਚੀ ਵਿੱਚ। 
'ਚਾਂਦੀ ਦੀ ਤ੍ਰਿਪਾਈ। 


'ਚਤੁਰਰਸੋਈਏ। 

'ਭਖਯ=ਉਹ ਭੋਜਨ ਜੋ ਦੰਦ-ਦਾੜਾਂ ਦੀ ਸਹਾਇਤਾ ਨਾਲ 
ਖਾਧਾ ਜਾਵੇ। “ਭੋਜਯ-ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ 
ਖਾਧਾ ਜਾਣ ਵਾਲਾ ਭੋਜਨ। 'ਲੇਯਜ- ਜ਼ੂਸਿਆ ਜਾਣ ਵਾਲਾ 
ਭੋਜਨ। 'ਪੇਯ- ਪੀਤਾ ਜਾਣ ਵਾਲਾ ਭੋਜਨ। ?ਚੋਸਜ- 
ਚ਼ੂਸਿਆ ਜਾਣ ਵਾਲਾ ਭੋਜਨ। “'ਚੰਗੇ ਪ੍ਰੇਮ ਨਾਲ। 


/ਪੱਖੇ। 

'ਮਿੱਠਾ। “ਸਲੂਣਾ। “ਖੱਟਾ, ਤੁਰਸ਼। ''ਚਰਪਰਾ-ਤਿੱਖਾ, 
ਕਰਾਰਾ। ““ਸੁੰਦਰ। 

।ਕੌੜਾ। “ਕਸੈਲਾ। “ਬਹੁਤ (ਮਹੱਤ) ਵੱਡੇ ਸਵਾਦ ਵਾਲੇ। 


'ਸੇਵਾ ਭਾਵ ਨਾਲ। 


ਠੰਡਾ ਪਾਣੀ ਪਿਲਾ ਕੇ, ਹੱਥ ਧੁਆ ਕੇ ਬਹੁਤ ਤੋਂ ਬਹੁਤ 
ਬੇਨਤੀਆਂ ਕਰ ਕੇ ਪਾਨ ਤੇ ਛੋਟੀਆਂ ਲੈਚੀਆਂ ਤੇ ਛਿੰਗਾਂ 
ਦਿੱਤੀਆਂ। (ਛਿੰਗਾਂ-ਦੰਦਾਂ 'ਚੋਂ ਅੰਨ ਕੱਢਣ ਦੀ ਧਾਤ ਦੀ ਸੂਈ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਥਾਤੀ' ਧਰਿ ਅਗਵਾਏ ਗੁਰੁ ਪਗ ਪਾਏ ਪੂਤ, 
ਸਿਖ ਪਹਿਨਾਏ' ਸਿਤਕਾਰ ਸਬਿ ਕੋ ਕਯੋ। 
ਕੇਸ ਰਖਵਾਯੋ ਬਿੱਦਜਾ ਆਯੁਧ ਸਿਖਾਯੋ, 
ਰੀਤਿ ਸਿੱਖੀ ਦ੍ਰਿੜ੍ਹਾਯੋ ਗੁਰੁ ਉਪਦੇਸ਼ ਹੈ ਦਯੋ। 
ਨਿਰਭੈ ਰਹਾਯੋ ਸੰਗੀ ਗੁਰੂ ਕੋ ਲਖਾਯੋ ਸਦ, 
ਭਾਵੀ ਪੈ ਰਹਾਯੋ ਖੁਸ਼ਿ' ਨਾਮ ਪੁਭ ਕਾ ਲਯੋ। 


੨੩੩ ੩੬੯ .੩੩=੨੩੩ ੨੩੪ .੩੩੯ 


ਰਾਜ ਤੁਰਕ ਹੈਂ ਜੈਹੈ ਮਮ ਸਿੱਖ ਭੂਪ ਥੈ ਹੈਂ, 
ਸੰਤਤਿ ਤਿਹਾਰੀ ਰੈਹੈ ਰਾਜ ਸੁਖ ਸੋਂ_ਕਯੋ' 
॥੭੨॥ 

ਗੁਰੂ ਬਰ ਯੌਂ ਉਚਾਰ, ਢਾਲ ਤਰਵਾਰ ਨਿਜ 
ਬਖਸ਼ ਵਿਚਾਰ, ਬਿਦਾ ਹੋਇ ਮਗ ਹੈਂ ਪਰੇ। 
ਰਾਨੀ ਪ੍ਰੇਮ ਰਸ ਵਸ ਪਲੰਘ ਨਵੀਨ ਕਸ, 
ਤਾਂ ਪੈ ਗੁਰੁ ਬਖਸ਼ਸ਼ ਧਰਿ ਪੂਜ ਹੈਂ ਭਰੇ'। 
ਧੂਪ ਦੀਪ ਪੁਸ਼ਪ' ਚਢਾਇ ਆਰਤੀ ਕਰਾਇ, 
ਭੋਗ ਲਗਵਾਇ ਨੀਤ ਨੀਕ ਸੇਵ ਹੈਂ ਕਰੇ। 
ਪਲੰਘ ਕੇ ਪਾਸ ਖਾਸ' ਡਾਸ ਨਿਜ ਆਸਨ ਕੋ, 
ਸ੍ਰਾਸਨ ਥਿਰਾਇ ਧਯਾਨ ਉਰਿ ਗੁਰੁ ਕੋ ਧਰੇ 
॥੭੩॥ 

ਦੋਹਰਾ: 

ਅਬਿ ਲੌ ਸੰਤਤਿ ਤਾਂਹਿ ਕੀ, 
ਪੂਜਤ ਵਾਹਿ ਰਹਾਹਿ। 

ਜ਼ੈਲਦਾਰ ਜਾਗੀਰ ਯੁਤ, 

ਹੈਂ ਕਵਿ ਪਿਖੇ ਤਹਾਂਹਿ ॥ ੭੪॥ 

ਚੌਪਈ: 

ਰਾਇਪੁਰੋਂ ਜਬਿ ਸਤਿਗੁਰੁ ਚਾਲੇ। 

ਸੇਵਕ ਸਿਖ ਸਹਿ ਸੈਨ ਬਿਸਾਲੇ। 

ਪੁਰ ਜਨ ਨਿਜ ਜਨ ਯੁਤ ਸੁਤ ਰਾਨੀ। 

ਨਗਨ ਪਾਉਂ ਹਿਤ ਬਿਦਾ ਸਿਧਾਨੀ ॥ ੭੫॥ 


1525 


ਜਾਂ ਡੱਕਾ।) 


'ਥੈਲੀ। 
'ਸਿੱਖਾਂ ਨੂੰ (ਕੱਪੜੇ) ਪਹਿਨਾਏ। 


'ਨਿੱਡਰ ਰਿਹਾ ਜੇ, ਗੁਰਾਂ ਨੂੰ ਆਪਣਾ ਸਦਾ ਸੰਗੀ ਜਾਣਿਆ 


ਜੇ, ਹਮੇਸ਼ਾ ਭਾਣੇ ਵਿੱਚ (ਖ਼ੁਸ਼) ਰਿਹਾ ਜੇ। 


'ਕਰੇਗੀ। 





1526 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪ੍ਰੇਮ ਬਿਬਸ ਪੁਨ ਪੁਨ ਪਗ ਪਰੈਂ। 

ਝਰਨਾ ਜਜੋਂ ਦ੍ਰਿਗ ਜੁਗ ਜਲ ਝਰੈਂ। 

ਭਿਦਾ ਰਿਦਾ ਭਾ ਖਿਦਾ ਇਦਾ ਹੈ'। 

ਗੋਪਨਿ ਕ੍ਰਿਸ਼ਨ ਬਿਦਾ ਹੂ ਜਿਦਾ ਹੈ' ॥ ੭੩॥ 
ਗੁਰੁ ਬਹੁ ਧੀਰ ਵਿਚਾਰ ਗਯਾਨ ਦੈ। 

ਫੇਰੀ ਨਿਜ ਪਗ ਰਿਦੈ ਧਯਾਨ ਦੈ'। 

ਜਾਇ ਥਿਰੀ ਨਿਜ ਧਾਮ ਮਝਾਰੇ। 

ਨਿਜ ਉਰ ਮੈਂ ਗੁਰੁ ਕੇ ਪਗ ਧਾਰੇ ॥ ੭੭॥ 
ਚਲੇ ਅੱਗੂ ਕਲਗੀ ਧਰ ਖਯਾਲੀ'। 

ਸੈਨ ਸੰਗ ਓਰੜਿ ਘਨ ਚਾਲੀ'। 

ਪਰਮ ਪੁਨੀਤ ਪਰੇਮ ਪੁਰੀਤੀ'। 

ਸੇਵਿ ਸਨੀਤਿ ਬਿਨੀਤਿ ਸਰੀਤੀ' ॥ ੭੮॥ 
ਰਾਨੀ ਕੋ ਸਬਿ ਸਿੱਖ ਸਰਾਹੈਂ। 

ਸਨੇ ਸਨੇ ਗੁਰੁ ਪੰਥ ਚਲਾਹੈਂ। 


ਕੋਸ ਸਾਤ ਅਠ ਚਲ ਉਤਰੈ ਹੈਂ। 

ਸਬਿ ਕੀ ਸਾਰ ਸਰਬ ਥਾ ਲੈ ਹੈਂ ॥ ੭੯॥ 
ਗ੍ਰਾਮ ਲੋਗ ਸੁਨਿ ਸੁਜਸ ਵਿਚਰ ਕੈ। 
ਕਿਛੁ ਸ਼ਰਧਾ ਬਹੁ ਡਰ ਉਰਿ ਧਰਿ ਕੈ। 
ਪੈ ਦਧਿ ਬਸਨ ਰਜਤਪਣਠ ਭੇਟੈਂ'। 

ਦੈ, ਦਰਸੈਂ ਹੂੰ ਖਰੇ ਸਹੇਟੈਂ' ॥। ੮੦॥ 


ਸਾਨੰਦ ਆਨੰਦ ਪੁਰਿ ਦਿਸ ਜਾਹੀਂ। 
ਦੁੰਦਭਿ ਮਗ ਰਣਜੀਤ ਗਜਾਹੀਂ'। 

ਸੁਨਿ ਸਿਖ ਲਹਿ ਮੁਦ, ਭੈ ਅਸਿੱਖ ਪਹਿ 
ਬਾਤੈਂ ਜੰਗ ਭੰਗਾਣੀ ਕੀ ਕਹਿ ॥੮੧॥ 
ਦੀਨ ਦਸਾਲ ਦਰਦ ਦੁਖ ਦਾਰੀ'। 

ਮਗਿ ਬਨ ਮ੍ਰਿਗਨਿ ਮੁਕਤਿ ਦਾਤਾਰੀ। 
ਬਿਸਤੀਰਤ ਸਿੱਖੀ ਸ ਅਮੀਰਤ'। 


ਕੀਰਤਿ ਪੁਰ ਕਰਤੇ ਪੁਰਿ ਕੀਰਤ ॥ ੮੨॥ 


'ਹਿਰਦਾ ਵਿੰਨਿੰਆ ਗਿਆ ਇਸ ਤਰ੍ਹਾਂ ਦਾ ਦੁੱਖ ਹੋਇਆ। 
'ਜਿਸ ਤਰ੍ਹਾਂ। 


'ਆਪਣੇ ਚਰਨਾਂ ਦਾ ਹਿਰਦੇ 'ਚ ਧਿਆਨ ਦੇ ਕੇ (ਫੇਰੀ) ਮੋੜੀ। 


।ਆਪਣੇ ਖ਼ਿਆਲ ਵਿੱਚ। 

'ਫ਼ੌਜ ਬੱਦਲ ਵਾਂਗ (ਓਰੜਿ) ਉੱਛਲਕੇ ਨਾਲ ਚੱਲੀ। 

'ਬਹੁਤ ਪਵਿੱਤ੍ਰ ਪੇਮ ਨਾਲ ਭਰੀ ਹੋਈ। 

'(ਸਨੀਤਿ) ਜੁਗਤੀ ਨਾਲ (ਬਿਨੀਤਿ) ਨਿੰਮ੍ਰਤਾ ਸਹਿਤ 
(ਸਰੀਤੀ) ਦਾਸੀ ਬਣ ਕੇ ਸੇਵਾ ਕੀਤੀ। 


'ਦੁੱਧ ਦਹੀਂ, ਬਸਤ੍ਰ ਤੇ ਰੁਪਏ ਭੇਟਾ ਦੇ ਕੇ (ਸਹੇਟੈਂ) ਟਿਕਾਣੇ 
'ਤੇ ਖੜ੍ਹੇ ਹੋ ਕੇ ਦਰਸ਼ਨ ਕਰਦੇ ਹਨ। 


'ਵਜਾਉਂਦੇ ਜਾਂਦੇ ਹਨ। 
ਗ਼ੈਰ ਸਿਖ ਭੈ ਪਾਉਂਦੇ ਭਾਵ ਭੈ ਖਾਂਦੇ ਹਨ। 


'ਦੁੱਖਾਂ ਨੂੰ ਨਾਸ ਕਰਨ ਵਾਲੇ। 


'[ਸ ਅਮੀਰਤ) ਸਰਦਾਰੀ ਸਹਿਤ ਸਿੱਖੀ (ਵਿਸਤੀਰਤ) 
ਫੈਲਾਉਂਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1997 


ਗਏ', ਅਏ ਆਗੇ ਸਬਿ ਮਿਲੇ। 


ਗੁਰੁ ਰਵਿ ਹੇਰਿ ਕਵਲ ਸਿਖ ਖਿਲੇ। 
ਰਾਇ ਗੁਲਾਬ ਸਯਾਮ ਸਸਿ ਆਏ। 
ਨਾਤੀ' ਸੂਰਜ ਮੱਲ ਕੇ ਥਾਏ? ॥ ੮੨॥ 
ਕੁਸਲ ਪੁਸ਼ਨ ਦਰਸ਼ਨ ਕਰਿ ਭਾਏ। 

ਰਣ ਗਾਥਾ ਕਹਿ ਸੁਨਿ ਸੁਪਤਾਏ। 
ਪੰਚਾਂਮ੍ਰਿਤ ਪੁਭਾਤ ਕਰੈ ਕੈ। 

ਗੁਰੁ ਅਸਥਾਨ ਦਰਸਿ ਬਰਤੈ ਕੈ ॥੮੪॥ 
ਘਨ ਜਜੋਂ ਗਰਜਜਯੋ ਕੂਚ ਦਮਾਮਾ'। 
ਸਾਯੁਧ ਜੋਧਾ ਚਢੇ ਤਮਾਮਾ। 

ਗਜ ਪਰਸਾਦੀ ਪਰ ਗੁਰੁ ਛਾਜੈਂ”। 
ਐਰਾਪਤਿ ਮਘਵਾ' ਪਿਖਿ ਲਾਜੈਂ ॥੮੫॥ 
ਕੀਰਤਿ ਪੁਰਿ ਤੈ ਕੀਰਤਿ ਮਢੇ'। 
ਕਿਤਿਕ ਕੋਸ ਜਬ ਹੀ ਗੁਰੁ ਬਢੇ। 

ਸੁਨਿ ਅਨੰਦ ਪੁਰਿ ਆਨੰਦ ਛਯੋ'। 
ਮੰਗਲ ਮਯ ਪੁਰਿ ਸਾਜ ਸਜਯੋ' ॥੮੬॥ 
ਕਰੀ ਮਾਰਜਨ ਗਰੀ ਵਿਚਾਰੇ'। 

ਬਗਰ' ਬਜਾਰ ਅਗਾਰ£ ਸੁਧਾਰੇ। 

ਅਤਰ ਗੁਲਾਬ ਆਬ! ਛਿਰਕਾਏ। 


ਅਗਰ ਧੂਪ ਜਹਿਂ ਤਹਿਂ ਮਹਿਕਾਏ ॥੮੭॥ 


ਤੋਰਨ ਬੰਦਨ ਵਾਰ ਪਤਾਕੇ'। 


ਚਿੱਤ੍ਰਤ ਦ੍ਰਾਰ ਬਚਿੱਤ੍ਰਤ ਬਾਂਕੇ'। 

ਗੁਰੁ ਦਰ ਨੌਬਤ ਬਜਤ ਸਧਾਨੇ'। 

ਜਹਿਂ ਤਹਿੰ ਕੌਤਿਕ ਹੋਤ ਸੁਹਾਨੇ ॥੮੮॥ 
ਮਾਤੁਲ ਅੱਗੂ ਸਸੈਨ ਸਿਧਾਏ। 

ਪੁਰਿ ਜਨ ਲੈ ਭੇਟਾ ਸਮੁਹਾਏ'। 

ਦੇਖ ਦੂਰ ਤੈ ਧੂਰ ਭੂਰ ਨਭ'। 


(ਪੁਰ) ਪੂਰਨ ਪ੍ਰਮੇਸ਼ਰ ਦਾ ਕੀਰਤਨ ਕਰਦੇ ਕੀਰਤ ਪੁਰਿ 
ਗਏ। 


'ਪੌੜ੍ਹੇ। “ਸਨ। 


'ਨਗਾਰਾ। 


'ਸਜ ਰਹੇ ਹਨ। 
'ਇੰਦੂ ਦਾ ਹਾਥੀ ਤੇ ਇੰਦੂ। 
'ਜਸ ਨਾਲ ਮੜ੍ਹੇ ਹੋਏ। 


'ਭਰ ਗਿਆ। 

'ਖ਼ੁਸ਼ੀ ਦੇ ਸਾਮਾਨ ਨਾਲ ਸ਼ਹਿਰ ਸਜਾਇਆ ਗਿਆ। 
'ਗਲੀਆਂ ਵਿੱਚ [ਮਾਰਜਨ) ਸਫ਼ਾਈ ਕੀਤੀ। 
'ਵਿਹੜੇ। “ਘਰ। 

'ਪਾਣੀ। 


(ਤੋਰਨ) ਸ਼ਹਿਰ ਦੇ ਬਾਹਰਲੇ ਦਰਵਾਜ਼ੇ ਅੱਗੇ (ਬੰਦਨ ਵਾਰ) 
ਫੁੱਲ ਪੱਤਿਆਂ ਦੀ ਮਾਲਾ ਤੇ (ਪਤਾਕੇ) ਝੰਡੀਆਂ (ਲਟਕਦੀਆਂ 
ਹਨ)। 

'ਤਰ੍ਹਾਂ ਤਰ੍ਹਾਂ ਦੇ ਸੁੰਦਰ ਦਰਵਾਜ਼ੇ ਚਿਤ੍ਰੇ ਹੋਏ ਹਨ। 
'ਖ਼ੁਸ਼ੀ ਦੇ ਵਾਜੇ। 


'ਸਾਹਮਣੇ ਆਏ। 
'ਦੂਰੋਂ ਅਕਾਸ਼ ਵਿੱਚ ਬਹੁਤੀ ਧੂੜ ਵੇਖ ਕੇ। 





1528 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਜਤ ਆਵਤ ਦੁੰਦਭਿ ਸੁਨਿ ਸਥਿ ॥੮੯॥ 

ਅੱਸੂ ਕੁਦਾਵਤ ਭਾਵਤ ਸੂਰੇ। 

ਤੁਪਕ ਚਲਾਵਤ ਨਭ ਧੁਨਿ ਪੂਰੇ। 

ਮਿਲੇ ਮਹਾਜਨ ਨਜ਼ਰ ਦਿਖਾਈ'। 

ਖੇਮ ਕੁਸਲ ਬੂਝਯੋ ਗੁਰੁਰਾਈ ॥ ੯੦॥ 

ਪੁਰ ਪਰਵੇਸ਼ੇ ਪੈਰ ਪਿਆਦੇ। 

ਤਯਾਰ ਭਯੋ ਪੰਚਾਂਮਿਰਿਤ ਜ਼ਯਾਦੇ। 

ਨੌਮ ਗੁਰੂ ਕੇ ਦੇਹੁਰੇ ਗਏ। 

ਕਰਿ ਕੈ ਨਮੋ ਪੁਸ਼ਾਦ ਬਰਤਏ ॥ ੯੧॥ 

ਚਢਿ ਤੁਰੰਗ ਦਿਸ ਭੌਨ ਸਿਧਾਏ। 

ਦਰਸ਼ਨ ਹਿਤ ਨਰ ਨਾਰਿ ਉਮਗਾਏ'। 'ਉੱਛਲ ਕੇ ਆਏ। 

ਹਰਖੈ' ਬਰਖੈਂ ਫੂਲ ਅਪਾਰੀ। 

ਕਰਖੈਂ! ਪਰਖੈਂ ਮਨ ਗੁਰੁ ਭਾਰੀ ॥ ੯੨॥ 'ਖਿੱਚਦੇ ਹਨ। 

ਸੋਹਿੰ ਅਘਟਾਂ ਅਟਾਂ ਪੈ ਨਾਰੀ'। (ਅਟਾਂ) _ਅਟਾਰੀਆਂ ਉੱਪਰ _(ਅਘਟਾਂ) ਬਹੁਤੀਆਂ 
ਇਸਤ੍ਰੀਆਂ (ਐਉਂ) ਸੋਹ ਰਹੀਆਂ ਹਨ। 


ਘਟਾਂ ਮੱਧ ਜਨੁ ਛਟਾਂ ਅਪਾਰੀ'। ਬਹੁਤੀਆਂ ਬਿਜਲੀਆਂ। 
ਗੁਰੁ ਮੁਖ ਮੰਡਲ ਚੰਦ ਨਿਹਾਰੈਂ। 


ਚਖ ਚਕੋਰ' ਇਕ ਟਕ ਨਰ ਨਾਰੈਂ ॥੯੩॥ 'ਨੇਤ੍ਰਾਂ ਰੂਪ ਚਕੋਰਾਂ ਨਾਲ। 


ਮੰਗਲ ਮਯ ਗਨ ਗੀਤ ਉਚਾਰੈਂ। 

ਪਿਕ ਬੈਨੀ' ਮ੍ਰਿਗ ਨੈਨੀ ਚਾਰੈਂ?। 'ਕੋਇਲ ਵਰਗੇ ਬੋਲਾਂ ਵਾਲੀਆਂ। 'ਸੁੰਦਰ। 
ਦੌਰਿ ਦੌਰਿ ਬਿਰਿ ਪੌਰ ਪੌਰ ਪੈ। 

ਪੇਖਿ ਗੁਰੈਂ ਲਹਿਂ ਮੋਦ ਗੌਰ' ਪੈ ॥੯੪॥ 'ਬਹੁਤਾ ਅਨੰਦ। 

ਲੋਕਾ ਜੀਤ ਰਾਮ ਜਿਮ ਆਏ। 

ਚਰਚਾ ਚਲੀ ਗੁਰਹਿਂ ਤਿਸ ਭਾਏ। 

ਇਮ ਸੁਖ ਸਦਨ ਸਦਨ ਨਿਜ ਗਏ। 

ਬਦਨ ਕਦਨ ਅਰਿ' ਮਾਤ ਪਿਖਏ ॥ ੯੫॥ 'ਵੈਰੀਆਂ ਨੂੰ ਕੱਟਣ ਵਾਲੇ ਗੁਰਾਂ ਦੇ ਮੁਖ ਨੂੰ। 
ਉਭੈ ਮਾਤ ਕੋ ਬੰਦਨ ਕੀਓ। 

ਬਿੱਤ ਅਮਿਤ ਵਾਰ ਉਨਿ ਦੀਓ। 

ਮਾਥ ਸੂੰਘਿ ਆਸੀਸ ਅਲਾਈ। 

ਥੀਯੋ ਸੁਪੱਤ੍ਰੇ ਜੀਓ ਸਦਾਈ ॥ ੯੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1529 


ਬਢੈ ਪ੍ਰਤਾਪ ਸਕੀਰਤਿ ਭਾਰੀ। 

ਦੋਹੀ ਫਿਰੈ ਸਿੰਧੁ ਲੌ ਥਾਰੀ। 

ਪੁਨ ਸਹਿਲੈਂ! ਮਹਿਲੈਂ ਨਿਜ ਗਏ। 

ਪਗ ਪੰਕਜ ਉਠਿ ਦੁਹਿਨਿ ਚੁਮਏ ॥੯੭॥ 

ਕੀਨ ਬੀਜਨਾ' ਪਲੰਘ ਬੈਠਾਰੇ। 

ਸ਼ਸਤ੍ਰ ਬਸਤ੍ਰ ਗੁਰੂ ਉਤਾਰੇ। 

ਕਰਿ ਇਸ਼ਨਾਨ ਪੁਸ਼ਾਦ ਛਕਜੋ ਪੁਨ। 

ਜੰਗ ਪੁਸੰਗ ਉਮੰਗ ਕਹਯੋ ਗੁਨਿ ॥ ੯੮॥ 

ਅਚਰਜ ਹਰਖਤ ਭਈ ਸਮਾਣੀਂ'। 'ਗੂਰਾਂ ਦੇ ਦੋਨੋ ਮਹਿਲ। 
ਸਾਨੰਦ ਮਾਨੰਦ' ਬਿਨੈ ਬਖਾਣੀਂ। 'ਸਤਿਕਾਰ ਨਾਲ। 
ਪ੍ਰਭੁ ਜੀ ਪੂਰਬ ਪੁੰਨਯ ਹਮਾਰਾ। 

ਭਯੋ ਜੁ ਥਯੋ ਸੰਜੋਗ ਤੁਮਾਰਾ ॥ ੯੯॥ 

ਬੀਰ ਧੀਰ ਸਾਹਿਬ ਕਰਮਾਤੀ। 

ਜਗਤ ਪੂਜ ਸਸਿ ਦੂਜ ਬਖਯਾਤੀ। 

ਰੂਪ ਅਨੂਪ ਭੂਪ ਸੁਠ ਅਤਿਸੋ। 

ਬਦਨ ਰਦਨ ਛਬਿ ਰਾਂਕਾ ਪਤਿ ਸੋ: ॥੧੦੦॥ ਮੁਖ ਤੇ ਦੰਦਾਂ ਦੀ ਸੋਭਾ ਪੁੰਨਿਆਂ ਦੇ ਚੰਦ ਵਰਗੀ ਹੈ। 
ਬਾਂਛਤ ਸੁਖ ਦੇਵਤ ਬਿਬਿਧਾ' ਹੈਂ। ਅਨੇਕ ਤਰ੍ਹਾਂ ਦੇ। 
ਜੇ ਬਿਬੁਧਨਿ ਕੋ' ਦੁਲਭ ਸਦਾ ਹੈਂ। ਦੇਵਤਿਆਂ ਨੂੰ। 
ਹਾਸ ਬਿਲਾਸ ਕੀਨ ਮਨ ਚਾਹੇ। 

ਸੁਪਤੇ ਨਿਸਾ ਬਿਤੀ ਛਿਨ ਮਾਹੇ ॥੧੦੧॥ 

ਸੌਚ ਇਸ਼ਨਾਨ ਭੋਰ ਬਡ ਕਰਿ ਕੈ। 

ਥਿਰੇ ਧਯਾਨ ਬੁਹਮਾਤਮ ਧਰਿ ਕੇ। 

ਸਭਾ ਸਦਨ ਇਤਰਾਗੀ ਆਏ। 

ਆਸਾ ਵਾਰ ਊਚ ਸੁਰ ਲਾਏ ॥ ੧੦੨ ॥ 

ਸੱਚਵ' ਸੁਭਟ ਸਿੱਖ ਸੇਵਕ ਸਜਿ ਤਰ?। 

ਮਾਤੁਲ ਲੌ ਤਹਿਂ ਆਇ ਬਿਰੇ ਵਰ। 
ਸਤਿਗੁਰੁ ਸ਼ਸਤ੍ ਬਸਤ੍ਹ ਸਜ ਕੈ। 

ਦੁਰਯੋ _ਜਿਨੈ _ਪਿਖਿ _ਮਨਸਿਜ' _ਲਜ ਕੈ 

॥੧੦੩॥ 

ਓਕ ਉਦਯਾਜ਼ਲ ਤੈ ਰਵਿ ਮੰਜ ਸੇ। 





1530 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 
ਨਿਕਸੇ', ਬਿਕਸੇ ਸਿਖ ਪਿਖਿ ਕੰਜ ਸੇ?। 'ਘਰ ਰੂਪ ਉਦਿਆਚਲ ਪਹਾੜ ਤੋ ਉੱਜਲ ਸੂਰਜ ਵਾਂਗ 


ਨਿਕਲੇ। “ਕੰਵਲਾਂ ਵਰਗੇ। 
ਝੁਲਤਿ ਕਲਗੀ ਜਿਗਾ ਸੁਰੰਗਾ। 
ਜੂਲਤ ਤੇਜ ਕਿਰਨੈ ਸਰਬੰਗਾ' ॥ ੧੦੪॥ 'ਸਾਰਿਆਂ ਅੰਗਾਂ ਦਾ ਤੇਜ ਕਿਰਨਾਂ ਵਾਂਗ ਚਮਕ ਰਿਹਾ ਹੈ। 
ਥਿਰੇ ਸਿੰਘਾਸਨ ਬੀਰਾਸਨ ਕੈ। 
ਸਿੱਖ ਰਾਸਿਨਿ ਬੰਦੇ ਖਾਸਨ ਕੈ'। 'ਸਮੂੰਹ ਸਿੱਖਾਂ ਤੇ ਖ਼ਾਸ ਲੋਕਾਂ ਨੇ (ਬੰਦੇ) ਨਮਸਕਾਰ ਕੀਤੀ। 
ਕਰ ਸਰ ਫੇਰਤ ਹੇਰਤਿ ਬੀਰਨਿ। 
ਪੇਖਿ ਸਭਾਰਹਿ ਇੰਦੁਹਿ ਧੀਰ ਨ ॥੧੦੫॥ 
ਕਰੇ ਨਿਹਾਲ ਨਿਹਾਲ' ਦਾਸ ਗਨ। 'ਦੇਖ ਕੇ। 


ਭਰੀ ਤਥਾ ਜਿਹ ਜਥਾ ਇਛਿ ਮਨਿ'। ਜਿਸ ਨੇ (ਜਥਾ) ਜਿਸ ਤਰ੍ਹਾਂ ਦੀ ਮਨ ਵਿੱਚ ਇੱਛਾ ਕੀਤੀ 
(ਗੁਰਾਂ ਨੇ) (ਤਥਾ) ਉਸੇ ਤਰ੍ਹਾਂ (ਭਰੀ) ਪੂਰੀ ਕਰ ਦਿੱਤੀ। 


ਸੁਨਿ ਆਗਵਨ ਸੁਜਸ ਗੁਰੁ ਕੇਰੈਂ। 
ਦੇਸ ਬਿਦੇਸੋਂ ਸਿੱਖ ਬਧੇਰੈਂ ॥੧੦੬॥ 
ਆਵਤ ਸੰਗ ਮਸੰਦ ਬੁਲੋਦੈ'। 

ਪਰਸੈਂ ਪਗ ਦਰਸੈਂ ਸੁਖ ਕੰਦੈਂ। 
ਜ਼ੇਵਰ ਆਯੁਧ ਅਸੂਹ ਉਦਾਰੈਂ। 


ਪਸ਼ਮੰਬਰ ਪਾਟੰਬਰ ਭਾਰੈਂ ॥੧੦੭॥ 
ਪਾਇਨ ਪਾਸ ਉਪਾਇਨ ਧਰ ਪੈ। 
ਦਸਵੰਧ ਨਕਦ ਅਗਾਰਿ ਸਮਰਪੈਂ”। 
ਕਰੈਂ ਮੇਵਰੇ ਖਰ੍ਹੇ ਅਰਦਾਸੈਂ। 

ਗੁਰੁ ਪੁਰਤ ਸਿੱਖਨ ਕੀ ਆਸੈਂ ॥੧੦੮॥ 


ਬੇਸ਼ੁਮਾਰ ਸੰਗਤ ਨਿਤ ਐਹੈ। 

ਅਨਿਕ ਅਕੋਰ ਅੰਬਾਰ ਲਗੇ ਹੈ। 

ਚਰਨ ਸਪੁਸਨ ਵਾਰਿ ਨ ਆਵੈ। 

ਕੋ ਢਿਗ ਕੋ ਦੂਰਹੁਂ ਦਰਸਾਵੈ ॥੧੦੯॥ 

ਰਹੇ ਭੀਰ ਗੁਰੁ ਤੀਰ ਹਮੇਸ਼ੈਂ। 

ਲੈਗਰ ਚਲੈ ਅਭੰਗ ਬਿਸ਼ੇਸ਼ੈਂ। 

ਤਰਨ ਅਵਸਥਾ ਬਰਨ ਸੁਵਰਨੇ'। 'ਜੁਆਨ ਉਮਰ ਤੇਰੰਗ ਸੋਨੇ ਵਰਗਾ ਹੈ। 

ਭੂਸ਼ਤ ਆਯੁਧ ਚੈਲ ਆਭਰਨੈ' ॥ ੧੧੦ ॥ 'ਸ਼ਸਤ੍ਰਾਂ ਬਸਤ੍ਰਾਂ ਤੇ ਗਹਿਣਿਆਂ ਨਾਲ ਸਜੇ ਹੋਏ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਾਲ' ਮਯੰਕ? ਕਲੌਕ ਬਿਹੀਨੋ। 
ਭ੍ਰਿਕੁਟੀ ਮਦਨ ਧਨੁਖ ਮਦ ਭੀਨੋ' ॥੧੧੧॥ 
ਲੋਚਨ ਕਮਲ ਤਾਪ ਤ੍ਰੈ ਮੋਚਨ। 
ਪੋਚ ਸੰਕੋਚਨ ਸੋਚ ਬਿਮੋਚਨ'। 


ਕਰੀ ਕਰਭ ਕਰ ਸੇ ਭੁਜ ਦੰਡੇ'। 
ਜਾਨੁ ਪੁਮਾਨੁ ਅਖੰਡ ਪੁਚੰਡੇ' । ੧੧੨ ॥ 
ਗੌਰ ਬਰਨ ਮੁਖ ਅਧਰ ਅਰਨ ਅਤਿ'। 
ਬਿੱਦੂਮ ਬਿੰਬ ਬਧੂਪ ਕਹੈਂ ਕਤ'। 


ਗੋਲ ਕਪੋਲ ਅਮੋਲ ਚਿਬੁਕ ਸੁਠ'। 
ਮਸ ਭੀਜਤ ਪ੍ਰਸੀਜ ਮਨੋ ਪੁਠ' ॥ ੧੧੩॥ 


ਬਿਧਿ ਸੋਂ ਬਿਧਿ ਬਿਧੁ ਕੋ ਛਿਲ ਕੈ ਜਨੁ। 
ਦਈ ਸਯਾਮ ਰੇਖਾ ਊਪਰ ਤਨ'। 


ਕਿਤ ਰਸਰਾਜ ਸਾਂਤਿਰਸ ਪੈ ਬਿਰਿ'। 
ਕਿਤ ਰਾਂਕੇਸ਼ ਗਿਲਯੋ ਤਮ ਕੋ ਘਿਰਿ' ॥ ੧੧੪॥ 


ਕਿਧੋ ਬੇਦ ਕਰਤਾ ਕੋ ਮੁਖ ਲਖਿ। 
ਓਅੰਕਾਰ ਧੁਨਿ ਲਿਖੀ ਬਿਧੀ ਦਖ'। 


ਗਹਿ ਉਪਦੇਸ਼ ਜਾਂਹਿ ਮੁਖ ਤੈ ਹੈ। 

ਕੋਟਨ ਕੋਟ ਜੀਵ ਉਧਰੈ ਹੈਂ ॥੧੧੫॥ 
ਉਪਮਾ ਕੌਨ ਸਕੈ ਕਹਿ ਤਾਂ ਕੀ। 

ਜਹਿਂ ਮਤਿ ਸੇਸ ਸਾਰਦਾ ਥਾਕੀ। 

ਸਿਖ ਚਕੋਰ ਇਕ ਟਕ ਨ੍ਿਖਾਹੀਂ'। 
ਨਾਹਿ ਬਿਛੋਰਾ ਚਾਹਿਂ ਕਦਾਹੀਂ ॥੧੧੬॥ 
ਨਰ ਨਾਰੀ ਬਿਰਮੇ ਰਹਿ ਤਰ ਹੈਂ। 

ਦ੍ਰਿਗ ਅਲਿ ਮਾਲ ਕੰਜ ਮੁਖ ਪਰ ਹੈਂ”। 


ਕੁੰਡਲ ਕਰਨ ਕ੍ਰਾਂਤਿ ਦਿਪਤੈ ਹੈਂ'। 


ਦਿ 


'ਮੱਥਾ। “ਚੰਦ। 
'ਭੁਵੱਟੇ ਕਾਮ ਦੇ ਧਨੁਖ ਵਾਂਗ ਮਸਤੀ 'ਚ ਭਿੱਜੇ ਹੋਏ ਹਨ। 


'ਨੀਚਾਂ ਨੂੰ ਸੰਕੋੜਨ ਭਾਵ ਨਾਸ ਕਰਨ ਵਾਲੇ ਅਤੇ ਸੋਚਾਂ ਨੂੰ 
ਕੱਟਣ ਵਾਲੇ ਹਨ। 

ਬਾਹਾਂ ਹਾਥੀ ਦੇ ਬੱਚੇ ਦੀ ਸੁੰਡ ਵਰਗੀਆਂ ਹਨ। 

'(ਜਾਨ) ਗੋਡਿਆਂ ਤੱਕ ਲੈਮੀਆਂ ਮਜ਼ਬੂਤ ਤੇ ਤਿੱਖੀਆਂ ਹਨ। 
'ਬੁੱਲ੍ਹ ਬਹੁਤੇ ਲਾਲ ਹਨ। 

'(ਬਿੱਦ੍ਮ) ਮੂੰਗਾਂ (ਬਿੰਬ]ਰਕਤ ਫਲ (ਕੁੰਦਰ ਫਲ) (ਬਧੂਪ) 
ਗੁਲ ਦੁਪਹਿਰੀਆ (ਵਰਗੇ) ਕਿਸ ਤਰ੍ਹਾਂ ਕਹੀਏ। 

ਸੁੰਦਰ ਠੋਡੀ। 

'ਦਾੜ੍ਹਾ ਤੇ ਮੁੱਛਾਂ ਐਉੱ' ਫੁਟਦੀਆਂ ਹਨ ਜਾਣੋ ਪ੍ਰਸੰਨਤਾ ਦੀ 
ਪਾਹ ਚੜ੍ਹ ਰਹੀ ਹੈ। 


'ਜਾਣੋ ਬੂਹਮਾ ਨੇ ਬਿਧੀ ਨਾਲ (ਬਿਧੁ) ਚੰਦ੍ਰਮਾ ਨੂੰ ਛਿੱਲ ਕੇ 
ਸ਼ਰੀਰ ਦੇ ਉੱਪਰ ਕਾਲੀ ਲਕੀਰ ਬਣਾ ਦਿੱਤੀ ਹੈ। 

'ਜਾਂ ਸਾਂਤਰਸ ਦੇ ਉੱਪਰਰਾਜਰਸ ਬੈਠਾ ਹੈ। 

'ਜਾਂ ਪੁੰਨਿਆ ਦੇ ਚੰਦ ਨੇ ਅਨ੍ਹੇਰੇ ਨੂੰ ਘੇਰਾ ਪਾ ਕੇ ਨਿਗਲ 
ਲਿਆ ਹੈ। 


'ਜਾਂ (ਬੇਦ-ਕਰਤਾ) ਈਸ਼ੂਰ ਦਾ ਮੁਖ ਜਾਣ ਕੇ ਚੰਗੀ ਬਿਧੀ 
ਨਾਲ ਓਅੰਕਾਰ ਦੀ (ਧੁਨਿ) ਸ਼ਕਲ ਲਿਖੀ ਹੈ। 


ਮੁਖ ਰੂਪ ਕੰਵਲ ਉੱਪਰ ਇਸਤ੍ਰੀਆਂ ਪੁਰਸ਼ਾਂ ਦੇ ਨੇਤ੍ਰਾਂ ਰੂਪ 
ਭੌਰਿਆਂ ਦੀਆਂ ਡਾਰਾਂ ਪਰਚੀਆਂ ਰਹਿੰਦੀਆਂ ਹਨ। 
'ਸੋਭਾ ਚਮਕ ਰਹੀ ਹੈ। 





1632 


ਜਨੁ ਜੁਗ ਰਵਿ ਸਸਿ ਪਰ ਲਮਕੈ ਹੈਂ! ॥ ੧੧੭॥ 
ਗਰਿ ਗਜ ਮੁਕਤਾ' ਮਾਲ ਸੁਹਾਈ। 

ਕੰਠਾ ਕੰਠਿ ਜਟਿਤ ਮਨਿ ਬਾਈ'। 

ਹੀਰ ਚਕੋਨ ਚੀਰ ਭਾਵੱਟੇ। 

ਜਟੇ ਰਤਨ ਨਵ ਗੁਹਿ ਜਨੁ ਠੱਟੇ' ॥ ੧੧੮॥ 


ਬਿਕਸੇ ਰਾਜਿਵ ਨੈਨ ਹਸੋਹੈਂ'। 
ਸੋਹੈਂ ਡੋਰੇ ਵੀਚ ਲਲੌਹੈ”। 


ਚਿਤਵਤ ਚਪਲ ਚਤੁਰ ਚਿਤਿ ਚੋਰੈਂ”। 
ਝਖ ਮਿਿਗਿ ਖੰਜਨ ਕੇ ਗੁਨ ਬੋਰੈਂ' ॥ ੧੧੯॥ 


ਕੋਏ ਅਨੀ ਕਟਾਰਿਨ ਪੈਨੀ'। 
ਬਰਨੀ ਹਰਨੀ ਮਦ ਮਦ ਨੈਨੀ'। 


ਉੱਨਤ ਕੰਧਨਿ ਸਿਪਰ ਸਜੀਲੀ'। 

ਸਜੀ ਪੁਸ਼ਾਕ ਸੁਮਿਲ ਚਟਕੀਲੀ' ॥ ੧੨੦॥ 
ਜਥਾ ਕਾਮਨਾ ਧਰਿ ਨਰ ਐਹੈਂ। 

ਗੁਰੁ ਸੁਬੱਗਜ ਤਥਾ ਪੁਰਵੈ ਹੈਂ। 
ਸੁਰਤਰੁ' ਲਖੈਂ ਕਾਮਨਾ ਵਾਰੈਂ। 

ਸਤ੍ਹ ਸਭਿ ਨਿਜ ਕਾਲ ਨਿਹਾਰੈਂ ॥੧੨੧॥ 
ਗਯਾਨੀ ਪ੍ਰਮਾਤਮ ਦਰਸੈ ਹੈ'। 

ਭਗਤ ਰਮੇਸ਼' ਪ੍ਰਮੇਸ਼ ਲਖੈ ਹੈਂ] 

ਤੀਆ ਰਤੇਸ਼' ਜੀਆ ਅਨੁਮਾਨੈ। 

ਪ੍ਰਬਲ ਸੁਭਟ ਭਟ ਬਿਕਟ ਪਛਾਨੈ! ॥ ੧੨੨ ॥ 
ਪਾਲਕ ਬਿਬਿਧਾ ਪੂਜਾ ਭੂਪ ਲਹਿਂ'। 


ਜੋਗੀਸ਼ੂਰ ਰਿਖਿਰਾਜ ਖੂਪ ਕਹਿਂ'। 
ਸੀ ਨਾਨਕ ਦਸਮਾ ਬਪੁ ਧਾਰਾ। 
ਗੁਰੁ ਸਿਖ ਲਖੈਂ ਦਾਇ ਨਿਸਤਾਰਾ ॥ ੧੨੩ ॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਾਣੋਂ ਦੋ ਸੂਰਜ ਚੰਦ ਤੇ ਲਮਕ ਰਹੇ ਹਨ। 
'ਗਲ ਵਿੱਚ ਹਾਥੀਆਂ ਦੇ ਮੋਤੀਆਂ ਦੀ। 
'ਜਿਸ ਵਿੱਚ ਬਾਈ (੨੨) ਮਣੀਆਂ ਜੜ੍ਹੀਆਂ ਹੋਈਆਂ ਹਨ। 


/(ਭਾਵੱਟੇ) ਬਹੁਟਿਆਂ (ਬਾਜ਼ੂ ਬੰਦਾਂ) ਵਿੱਚ ਚੌਕੋਨੇ ਹੀਰੇ 
ਤੇਰਤਨ ਜੜ੍ਹੇ ਹੋਏ ਹਨ ਜਾਣੋ ਨੌ ਗੁਹ ਹੀ (ਠੱਟੇ) ਫਬ ਰਹੇ 
ਹਨ। 

'ਨੇਤ੍ਹ ਖਿੜੇ ਹੋਏ ਕੰਵਲਾਂ ਵਾਂਗ ਹੱਸਦੇ ਹਨ। 

'(ਨੇਤ੍ਰਾਂ) ਵਿੱਚ (ਲਲੌਹੈਂ) ਸੁੰਦਰ ਡੋਰੇ ਸੋਂਹਦੇ ਹਨ 
(ਡੋਰਾ=ਅੱਖ ਦੀ ਲਾਲ ਧਾਰੀ।) 

'ਚੰਚਲਤਾ ਨਾਲ ਦੇਖਣਾ ਚਤੁਰਾਂ ਦੇ ਚਿੱਤ ਨੂੰ ਚੁਰਾਉਂਦਾ ਹੈ। 
(ਨੇਤਰ) ਮੱਛੀ, ਹਰਨ ਤੇ ਮਮੌਲੇ ਦੇ (ਨੇਤ੍ਹਾਂ ਦੇ) ਗੁਣਾਂ ਨੂੰ 
ਡੋਬਦੇ ਹਨ। 

'ਕਟਾਰਾਂ ਦੀਆਂ (ਪੈਨੀ) ਤਿੱਖੀਆਂ (ਅਣੀ) ਨੌਕਾਂ ਵਰਗੇ ਕੋਏ 
ਹਨ। 

'(ਮਦ ਨੈਨੀ) ਮਸਤ ਨੇਤ੍ਰਾਂ ਵਾਲੀ ਇਸਤ੍ਰੀ ਦੇ (ਮਦ) ਹੰਕਾਰ 
ਨੂੰ (ਹਰਨੀ) ਮੇਟਣ ਵਾਲੀਆਂ (ਬਰਨੀ) ਪਲਕਾਂ ਹਨ। 
'ਉੱਚਿਆਂ ਮੋਢਿਆਂ 'ਤੇ ਢਾਲ ਸਜ ਰਹੀ ਹੈ। 
'ਮਿਲਵੀਂ ਤੇ ਚਮਕਦਾਰ। 


'ਕਲਪ ਬ੍ਰਿਛ। 


'ਵਿਸ਼ਨੂੰ ਰੂਪ। 
'ਕਾਮ ਦੇਵ। 
ਬਲੀ, ਜੋਧੇ (ਬਿਕਟ) ਭਿਆਨਕ ਸੂਰਮਾ ਸਮਝਦੇ ਹਨ। 


'ਪਰਜਾ (ਬਿਬਿਧਾ) ਅਨੇਕ ਤਰ੍ਹਾਂ ਦੀ ਪਾਲਣਾ ਕਰਨ 
ਵਾਲਾਰਾਜਾ ਸਮਝਦੀ ਹੈ। 
'ਵੱਡੇ ਜੋਗੀ ਚੰਗਾਰਾਜ ਰਿਖੀ ਕਹਿੰਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1533 


ਜਾਚਕ ਦਾਸ ਧਨੇਸ਼' ਲਖੈ ਹੈਂ। 

ਅਨਿਕ ਰੂਪ ਅਨਿਕਨਿ ਦਰਸੈ ਹੈਂ। 

ਇਕ ਤਨ ਮੈਂ ਸਬੰਧਿ ਜਿਮ ਨਾਨ੍ਹਾ। 

ਸੁਤ ਪਤਿ ਪਿਤਾ ਪਿਤਾਮਾ' ਨਾਨਾ ॥੧੨੪॥ 
ਨਿਜ ਕਲਪਨ ਅਨੁਹਾਰ' ਅਪਾਰੈਂ। 

ਲਹਿ ਫਲ ਤਥਾ ਜਥਾ ਮਨ ਧਾਰੈਂ। 

ਕਰਣ ਆਚਰਣ' ਗੁਰੂ ਨਿਤ ਐਸੇ। 

ਸਵਾ ਪਹਿਰ ਨਿਸਰਹਿ ਉਠਿ ਬੈਸੇ । ੧੨੫॥ 
ਸੌਚ ਇਸ਼ਨਾਨ ਠਾਨ ਬਿਰਿ ਆਸਨ। 
ਪਦਮਾਸਨ ਕਰਿ ਸ੍ਰਾਸਨ ਵਾਸਨ। 

ਰੋਕ, ਨਿਜਾਨੰਦ ਮੈਂ ਬ੍ਰਿਤਿ ਲਾਵੈਂ'। 
ਪਰਮਾਨੰਦ ਬੁਲੰਦ ਲਹਾਵੈਂ' ॥ ੧੨੬॥ 

ਫਰਸ਼ ਫਰਾਸ਼ ਆਇ ਇਤ ਕਕਰੈਂ। 

ਰਾਗੀ ਆਸਾ ਵਾਰ ਉਜਚਰੈਂ। 

ਸਾਧੂ ਸਿੱਖ ਸਿੱਖਨੀ ਪ੍ਰੇਮੀ। 

ਆਇ ਸੁਨੈਂ ਬਹੁ ਤਹਾਂ ਸਨੇਮੀ ॥੧੨੭॥ 
ਸੁਭਟ ਸਚਵ' ਸੇਵਕ ਸਜ ਵਜ ਕੈ। 

ਐਹੈਂ ਗਜ਼ਲ ਵਜੇ' ਘਰ ਤਜ ਕੈ। 

ਭੱਟ ਨਕੀਬ ਆਇ ਗੁਰੁਦ੍ਹਾਰੈ। 

ਰਟੈਂ ਸੁਜਸ ਜਬਿ ਪੁਨ ਭੁਨਸਾਰੈ' ॥੧੨੮॥ 
ਬਸਤੁ ਸ਼ਸਤ੍ਰ ਜ਼ੇਵਰ ਸਬੈ। 

ਸਜਿ ਗੁਰੁ ਛਕਿ ਸਰਦਾਈ ਤਬੈ। 
ਨਿਕਸੈਂ ਮੰਦਰ ਅੰਦਰ ਤੈ ਇਮ। 

ਉਦੈ ਉਦਯਾਚਲ ਤੈ ਦਿਨਕਰ ਜਿਮ' ॥ ੧੨੯ ॥ 
ਮੁਖ ਪੰਕਜ ਸਿੱਖਨ ਪਿਖਿ ਬਿਕਸੈਂ। 

ਚਹੈਂ ਦਰਸ ਆਗੇ ਇਕ ਇਕ ਸੈਂ। 
ਛਰੀਦਾਰ ਭੱਟ ਅੱਗ ਨਕੀਵਾ। 

ਚਲਤ ਸੁਜਸ ਰਟਤੇ ਸੁਖ ਸੀਵਾ' ॥ ੧੩੦॥ 
ਸਭਾ ਸਦਨ ਅਰਿ ਕਦਨ ਜੁ ਐਹੈਂ”। 

ਖਰੇ ਹੋਇ ਸਬਿ ਕਰੈਂ ਜੁਰੈ ਹੈੱ'। 


'ਕੁਬੇਰ (ਦੇਵਤਿਆਂ ਦਾ ਖ਼ਜ਼ਾਨਚੀ)। 
ਜਿਵੇਂ ਅਨੇਕਾਂ ਰਿਸ਼ਤੇ ਹਨ। 
'ਦਾਦਾ। 


।ਆਪਣੀਆਂ ਕਲਪਣਾ ਅਨੁਸਾਰ। 


'ਕੌਤਕ। 


'ਵਜ਼ੀਰ। 
(ਗ਼ਜ਼ਲ) ਘੰਟੇ ਦੇ (ਵਜੇ) ਵਜਦਿਆਂ ਹੀ। 


'ਸਵੇਰੇ। 


'ਜਿਵੇਂ ਉਦਿਆਚਲ ਪਹਾੜ ਤੋ ਸੂਰਜ ਨਿਕਲਦਾ ਹੈ। 


'ਸੁੱਖਾਂ ਦੀ ਹੱਦ (ਗੁਰਾਂ ਦਾ)। 
ਵੈਰੀਆਂ ਨੂੰ ਕੱਟਣ ਵਾਲੇ ਜਦੋਂ ਆਉਂਦੇ ਹਨ। 
'ਹੱਥ ਜੋੜਦੇ ਹਨ। 





1534 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਗਾਦੀ ਕੋ ਕਰਿ ਗੁਰੁ ਨਮੋ। 

ਬੈਠੇ ਜਬਿ ਤਾਂ ਪਰ ਤਿਹ ਸਮੋ ॥੧੩੧॥ 

ਹਾਥ ਜੋਰਿ ਮਾਥੇ ਧਰ ਧਰਿ ਕੈ'। 'ਧਰਤੀ 'ਤੇ ਮੱਥਾਰੱਖ ਕੇ। 
ਬੰਦੈਂ ਸਥਿ ਜਨ ਐਸ ਉਚਰ ਕੈ। 

ਮਹਾਰਾਜ ਟੇਕਤ ਹੈਂ ਮਾਥਾ। 

ਦੇਹੁ ਸੁਮਤਿ ਸਦ-ਗਤਿ' ਜਗ ਨਾਥਾ ॥ ੧੩੨॥ _'ਸ਼ਰੇਸ਼ਟ ਮੁਕਤੀ। 
ਦਯਾ ਦ੍ਰਿਸ਼ਟਿ ਸੈਂ ਗੁਰੁ ਅਵਲੋਕੈਂ। 

ਸਬਿ ਕੀ ਮਨੋ ਕਾਮਨਾ ਪੋਖੈਂ'। 'ਪੂਰੀਆਂ ਕਰਦੇ ਹਨ। 
ਸਿੱਖ ਅਕੋਰ ਅਨਿਕਧਾ ਅਰਪੈਂ। 

ਅਰਦਾਸੈਂ ਹ੍ੰ ਗੁਰ ਤੈ ਬਰ ਪੈਂ' ॥ ੧੩੩ ॥ 'ਵਰ ਪਾਉਂਦੇ ਹਨ। 
ਰਾਗ ਰਾਗਨੀ ਰਾਗੀ ਗਾਵੈਂ। 

ਆਸਾ ਵਾਰ ਭੋਗ ਪੁਨ ਪਾਵੈਂ। 

ਤਬੈ ਤਿਹਾਵਲ ਬਰਤੈ ਸਬਿ ਕੋ। 

ਗੁਰ ਹਿਤ ਅੱਸੂ ਆਇ ਤਹਿ ਤਬਿ ਕੋ ॥੧੩੪॥ 

ਹੈ ਅਸਵਾਰੈ ਹੇਤ ਸ਼ਿਕਾਰੈਂ। 

ਬਜੈਂ ਨਕਾਰੈਂ! ਬਨਹਿੰ? ਸਿਧਾਰੈਂ। 

ਚਢਿ ਬਹੁ ਸੁਭਟ ਪਿਛਾਰੀ ਚ਼ਾਲੈਂ। 

ਜੁਰਰੇ' ਬਾਜ਼ ਸ੍ਹਾਨ ਲੈ ਨਾਲੈਂ ॥੧੩੫॥ 

ਨਿਜ ਨਿਜ ਨੌਰ ਸਭਾਸਦ' ਜਾਵੈਂ। 

ਕੁਛ ਚਿਰ ਪੀਛੇਂ ਫਿਰਿ ਫਿਰਿ ਆਵੈਂ। 

ਕੇਤਿਕ ਵਹੀ ਕਿਤਿਕ ਜਨ ਔਰੈਂ। 

ਲਗੈ ਦਿਵਾਨ ਆਨਿ ਫਿਰ ਗੋਰੈਂ! ॥ ੧੩੬॥ 

ਪੰਡਿਤ ਕਬੀ, ਕਬੀ ਸਿਖ ਕੋਈ। 

ਜਥਾ ਸੋੋਤਨ ਕੀ ਰੁਚਿ ਹੋਈ। 

ਕਥਾ ਹੋਇ ਪੁਨ ਤਥਾ ਹਮੇਸ਼ੈਂ। 

ਨਵ ਗੁਰੂਅਨ ਕੇ ਚਰਿਤ ਬਿਸ਼ੇਸ਼ੈਂ ॥ ੧੩੭ ॥ 

ਕਰਿ ਅਖੇਰ ਤਬਿ ਲੌ ਗੁਰੁ ਆਵੈਂ। 

ਲੈਗਰ ਇਤ ਤਯਾਰ ਹੈ ਜਾਵੈ। 

ਭੋਗ ਲਗੇ ਗੁਰੁ ਗੁੰਥੈਂ ਪੁਨੈ। 

ਨੌਬਤ ਬਜੈ ਬਡੀ ਸਬਿ ਸੁਨੈਂ ॥ ੧੩੮ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅੰਤਰੀਵ ਗੁਰੁ ਕੀ ਹੂ ਪੰਕਤਿ'। 

ਸਚਵ ਮਸੰਦ ਮੁੱਖ ਸਿਖ ਅੰਕਤ'। 

ਭੋਜਨ ਬਿਬਿਧਾ ਥਾਲ ਲਗੈਂ ਹੈਂ। 

ਗੁਰੁ ਯੁਤ ਸਬਿ ਤਹਿ ਬੈਠਿ ਛਕੈ ਹੈਂ ॥ ੧੩੯ ॥ 

ਗੁਰੁ ਕਾ ਸੀਤ' ਸਿੱਖ ਬਹੁ ਲੈਹੈਂ। ਗੁਰਾਂ ਵੱਲੋਂ ਪ੍ਰਵਾਨ ਹੋਇਆ ਪ੍ਰਸ਼ਾਦ। 
ਸੁਧਿ ਬੁਧਿ ਜੋ ਛਕਿ ਤਿਹਿ ਥੈਹੈਂ”। 'ਜੋ ਤਿਸ ਨੂੰ ਛਕ ਕੇ ਸ਼ੁੱਧ ਬੁੱਧੀ ਵਾਲੇ ਹੋ ਜਾਂਦੇ ਹਨ। 
ਮਹਿਲੋਂ ਮਾਂਹਿ ਥਾਲ ਲਗਿ ਜਾਵੈਂ। 

ਪੁਨਾ ਲਾਂਗਰੀ ਬਹੁ ਬਰਤਾਵੈਂ ॥੧੪੦॥ 

ਸਬਿ ਕੋ ਬਾਂਛਤ ਭੋਜਨ ਮਿਲੈ। 

ਬਰਤੈ ਸਾਂਝ ਲਗੈ ਜਨ ਗਿਲੈਂ”। 

ਸਾਧੂ ਸਿੱਖ ਗਰੀਬ ਹਜ਼ਾਰੈਂ। 

ਖਾਲੀ ਰਹਿ ਨ ਕੋਈ ਗੁਰੁਦ੍ਹਾਰੈਂ ॥੧੪੧॥ 

ਛਕਿ ਪ੍ਰਸ਼ਾਦ ਸੁਖ ਆਸਨ ਹੋਵੈਂ। 

ਢਰੇ ਦਿਵਸ ਪੁਨ ਉਨੈਂ ਅਲੋਵੈਂ”। 'ਢਲਿਆ ਦਿਨ ਦੇਖ ਕੇ ਉਠਦੇ ਹਨ। 
ਛਕਿ ਅਫੀਮ ਸੁੱਖਾ ਸਰਦਾਈ। 

ਚਢਿ ਤੁਰੰਗ ਗੁਰੁ ਸਹਿ ਸਮੁਦਾਈ ॥ ੧੪੨ ॥ 

ਤਟ' ਸਤਲੂਜ ਉਪਬਨ? ਮੈਂ ਜਾਵੈਂ। 

ਸੌਚ ਕ੍ਰਿਯਾ ਕਰਿ ਤਰੈਂ ਦੁਯਾਵੈਂ। 

ਹਾਸ ਬਿਲਾਸ ਅਨਿਕਧਾ ਕਰਿ ਕੈ। 

ਆਯੂਧ ਪਾਕ' ਪੁਸ਼ਾਕ ਸੁਧਰ ਕੈ? ॥ ੧੪੩ ॥ 

ਆਇ ਸਭਾ ਮੈਂ ਪੁਨਾ ਬਿਰਾਜੈਂ। 

ਸਿੱਖਨ ਕੋ ਸੁਖ ਦੈਂਹ ਦਰਾਜੈਂ'। 

ਆਏ ਹੋਹਿ ਜੁ ਗੁਨੀ ਬਿਦੇਸੀ। 

ਸੁਨਿ ਗੁਨਿ ਮਾਨ ਦਾਨ ਦੈਵੇਸੀ' ॥੧੪੪॥ 

ਧਰਮ ਜੁੱਧ ਜਿਨ ਪੂਰਬ ਕੀਨੇ। 

ਸੁਨੈ ਢਾਢੀਅਨ ਤੈ ਮੁਦ ਭੀਨੇ। 

ਕਰੈਂ ਬਿਦਾ ਤਿਨ ਅਨਗਨ ਧਨ ਦੈ। 

ਜੁੱਧ ਕਰਨ ਚਾਹੈਂ ਤਨ ਮਨ ਦੈ ॥੧੪੫॥ 

ਸੰਗ ਮਸੰਦਨ ਸੰਗਤ ਜੋਈ। 

ਦੇਸ ਬਿਦੇਸੋਂ ਆਈ ਹੋਈ। 


1 





1536 


ਕਾਰ ਭੇਟ ਨਿਜ, ਤਿਨ ਤੈ ਲੇਵੈਂ। 

ਸਿਰੇਪਾਉ ਮਾਸੰਦਨ ਦੇਵੈਂ ॥੧੪੬॥ 

ਸੁਨਿ ਰਹਿਰਾਸ ਅਰਦਾਸ ਪੁਨੈ ਹੀਂ। 

ਸਿਖ ਸੁਭਟਨ ਕੀ ਅਰਜ਼ ਸੁਨੈਹੀਂ। 

ਦੈਂਹ ਜਥੋਚਿਤ ਫਲ ਸਬਿ ਤਾਂਈਂ। 

ਕਰੈਂ ਨ ਕਾਂਹਿ ਲਿਹਾਜ ਕਦਾਂਈਂ ॥੧੪੭॥ 
ਜਾਇ ਮਾਤ ਕੇ ਪਗ ਪੁਨ ਬੰਦੈਂ। 

ਦੈ ਮੁਦ, ਲੈਂਹ ਅਸੀਸ ਬੁਲੋਦੈਂ। 

ਕਹਿ ਸੁਨਿ ਬਹੁ ਬਿਵਹਾਰਨਿ ਗਾਥਾ। 

ਪੁਨ ਨਿਜ ਮਹਿਲ ਜਾਂਹਿ ਭਵ ਨਾਥਾ' ॥੧੪੮॥ 
ਬਸਨ ਉਤਾਰ ਥਿਰੈਂ ਪੁਯੰਕੈਂ। 

ਹਾਸ ਬਿਲਾਸ ਕਰੈਂ ਅਕਲੌਕੈਂ। 

ਜੁਗ ਪਤਨੀ ਸੇਵੈਂ ਪਦ ਕੰਜੈਂ। 

ਗੁਨਾ ਸਰੂਪ ਕਰਿ ਰਤਿ ਮਦ ਭੰਜੈਂ' ॥੧੪੯॥ 
ਪ੍ਰਿਯਾ ਪੁਹੇਲੀ' ਪਤਿ ਪੁਤਿ ਪਾਵੈਂ। 


ਬੂਝ ਪ੍ਰਭੂ ਪੁਨ ਆਪ ਬੁਝਾਵੈਂ'। 


ਉਕਤਿ ਯੁਕਤਿ ਰਚਿ ਹਾਸ ਬਿਲਾਸੈਂ। 
ਪਰਸਪਰ ਮੋਦ ਬਢਾਹਿਂ ਹੁਲਾਸੈਂ' ॥ ੧੫੦॥ 
ਭਵੈ ਤਯਾਰ ਲੰਗਰ, ਤਬਿ ਦਾਸੀ। 
ਲਯਾਵਹਿ ਥਾਰ, ਛਕੈਂ ਸੁਖਰਾਸੀ। 

ਪੁਨਾ ਸੀਤ' ਪਤਨੀ ਮਿਲ ਪਾਵੈਂ। 

ਬਾਤੈਂ ਕਰਿ ਬਡ ਮੋਦ ਉਪਾਵੈਂ ॥ ੧੫੧॥ 
ਸੀਰ ਫੇਨ ਸੀ ਆਸਤਰਨ ਪੈ'। 

ਪੰਢਹਿ' ਪੁਭੁ ਵਹਿ ਸੇਵ ਕਰਨ ਧੈ ॥੧੫੨॥ 
ਸੋਰਨਾ: 

ਕਹਯੋ ਆਚਰਣ ਬਿਹਾਰ', 

ਨਿਤ ਪੁਤਿ ਕਾ ਜੇਤਿਕ ਸੁਨ੍ਯੋ। 
ਸਕੈ ਨ ਗਿਰਾ' ਉਚਾਰ, 

ਸਬਿ ਲੀਲ੍ਹਾ ਗੁਰੂ ਈਸ ਕੀ ॥ ੧੫੨॥ 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਰਤੀ ਦਾ ਹੰਕਾਰ ਨਾਸ ਕਰਦੀਆਂ ਹਨ। 

'ਪਿਆਰੀਆਂ ਬੁਝਾਰਤਾਂ। 

ਸਤਿਗੁਰੂ ਬੁੱਝ ਕੇ ਫੇਰ ਆਪ ਉਨ੍ਹਾਂ ਤੋਂ (ਬੁਝਾਵਹਿਂ) ਪੁੱਛਦੇ 
ਹਨ। 


'ਉਤਸ਼ਾਹ ਨਾਲ। 


'ਸ਼ੀਤ ਪ੍ਰਸ਼ਾਦ। 


ਦੁੱਧ ਦੀ ਝੱਗ ਵਰਗੇ ਚਿੱਟੇ ਵਿਛਾਉਣੇ ਉੱਪਰ। 
'ਬਿਰਾਜਦੇ ਹਨ। 


ਕੌਤਕ ਤੇ ਨਿਤ ਕ੍ਰਿਆ। 


'ਬਾਣੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [ ਦਿ 


ਇਤਿ ਸ੍ਰੀ ਗੁਰੁ ਗ੍ਰੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਸਾਨ ਸਿੰਘ ਵਿਰਚਿਤੇ 'ਪਾਂਵਟੇ' ਸੇਂ ਆਨੰਦਪੁਰਿ 
ਆਵਨ, ਪ੍ਰਸੰਗ ਬਰਨਨੰ ਨਾਮ ਛਿਪੰਜਵੇਂ ਬ੍ਰਿਸਾਮ ॥੫੬॥ 





1538 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫੭. (ਭੀਮ ਚੰਦ ਨਾਲ ਮੇਲ, ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ) 


ਛਪਯ: 
ਸ੍ਰਿਸ਼ਟਿ ਜਿਹਿੰ ਸ੍ਰਿਸ਼ਟ ਲਖਾਵਤ'। 


ਗਯਾਨ ਉਤ-ਕ੍ਰਿਸ਼ਟ ਦਿਢਾਵਤ'। 
ਸਿੱਖਨਿ ਨਿਜ ਪੁਸ਼ਟ ਤੁਸ਼ਟ ਕਰਿ'। 


ਜਿਸ਼ਟ ਨਿਜ ਮੁਸ਼ਟਿ ਪਿਸ਼ਟ ਧਰ'। 


ਰਣ ਤਿਸ਼ਟ ਨਿਸ਼ਟ ਦੁਸ਼ਟਨ ਕਰੈਂ, 
ਤਿਮ ਦਰੈਂ ਅਰਿਸ਼ਟ ਕਵਿਸ਼ਟ ਤਵ'। 


ਅਸ ਗੁਰੁ ਗੁਬਿੰਦ ਮਿਗਿੰਦ ਕੇ, 


ਪਦ ਅਰਬਿੰਦ ਮਲਿੰਦ ਭਵ' ॥੧॥ 


ਤੀਰ' ਗੁਰੁ ਰਹੈ ਅਪਾਰੀ। 
ਸਿੱਖਨਿ ਉਰਵਾਰਿ ਨ ਪਾਰੀ'। 
ਬਨਿਕ' ਅਨਿਕ ਆ ਬਸੇ, 
ਵਸਤੁ ਲੈ ਅਨਿਕ ਪ੍ਰਕਾਰੈਂ। 
ਭਵੈ ਬਪਾਰ ਅਪਾਰ', 


'(ਅਤਿ ਬਲਿਸ਼ਟ) ਬਹੁਤ ਮਹਾਂਬਲੀ (ਸਤਿਗੁਰੂ) ਜਿਨ੍ਹਾਂ ਦੇ 


(ਗ੍ਰਿਸ਼ਟ) ਵੱਡੇ ਭਾਰੀ ਤੇ ਸ੍ਰੇਸ਼ਟ ਗੁਣਾਂ ਨੂੰ (ਸਾਰੀ) ਸ੍ਰਿਸ਼ਟੀ 
ਜਾਣਦੀ ਹੈ। 


ਕ੍ਰਿਪਾ ਦ੍ਰਿਸ਼ਟੀ ਦੀ (ਬ੍ਰਸ਼ਟ) ਵਰਖਾ ਕਰ ਕੇ (ਉਤਕ੍ਰਿਸ਼ਟ) 
ਸੇਸ਼ਟ ਗਿਆਨ ਪੱਕਾ ਕਰਾਉਂਦੇ ਹਨ। 


(ਜੋ ਸਤਿਗੁਰੂ) ਆਪਣੇ ਸਿੱਖਾਂ ਨੂੰ (ਸਮਸ਼ਟ) ਸੰਪੂਰਨ 
(ਅਭਿਸ਼ਟ) ਗਿਆਨ ਦੇ ਕੇ (ਪੁਸ਼ਟ) ਬਹੁਤ (ਤੁਸ਼ਟ) ਪ੍ਰਸੰਨ 
ਕਰ ਦੇਂਦੇ ਹਨ। 


'(ਜਿਸ਼ਟ) ਜਿਨ੍ਹਾਂ ਦੀ (ਪਿਸ਼ਟ) ਪਿੱਠ ਉੱਤੇ (ਮੁਸ਼ਟ) ਮੁੱਠ 
ਭਾਵ ਹੱਥ ਧਰ ਦੇਂਦੇ ਹਨ (ਉਨ੍ਹਾਂ ਦੇ) (ਕਨਿਸ਼ਟ) ਨੀਚ 
(ਅਨਿਸ਼ਟ) ਦੁਸ਼ਮਣਾਂ ਨੂੰ ਨਾਸ ਕਰ ਦੇਂਦੇ ਹਨ। 


ਜਿਵੇਂ ਜੰਗ 'ਚ (ਤਿਸ਼ਟ) ਖੜੋਂ ਕੇ ਦੁਸ਼ਟਾਂ ਦਾ (ਨਿਸ਼ਟ) ਨਾਸ 
ਕਰਦੇ ਹਨ, ਹੇ (ਕਵਿਸ਼ਟ) ਪਿਆਰੇ ਕਵੀ, ਤਿਵੇਂ ਹੀ ਤੇਰੇ 
(ਅਰਿਸ਼ਟ) ਦੁਸ਼ਮਣਾਂ ਨੂੰ ਵੀ (ਗੁਰੂ ਕਲਗੀਧਰ) ਨਾਸ ਕਰ 
ਦੇਣਗੇ। 


'ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ-ਕੰਵਲਾਂ ਦਾ (ਹੇ 
ਕਵੀ) ਭੌਰਾ ਹੋ ਜਾਹ। 


'ਕੋਲ 

!ਉਰਲਾ ਤੇ ਪਰਲਾ ਕਿਨਾਰਾ ਨਹੀਂ ਜਾਣਿਆ ਜਾਂਦਾ ਭਾਵ 
ਅਣਗਿਣਤ ਸਿੱਖ ਹਨ। 

'ਬਾਣੀਏ। 


'ਬਹੁਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1539 


ਲਾਭ ਹ੍ਹੈ ਸਬਿਨਿ ਉਦਾਰੈਂ। 

ਬਹੁ ਸਿੱਖ ਪ੍ਰੇਮੀ ਆਇ ਨਿੱਤ, 

ਦੇਸ ਬਿਦੇਸਨ ਤੈ ਬਸੈਂ। 

ਪੁਰਿ ਬਢਯੋ ਬਜਾਰ ਉਦਾਰ ਅਤਿ, 
ਸਮ ਅਵਧ' ਬਨਾਰਸ ਕੇ ਲਸੈ? ॥੨॥ 
ਛਟਾਂ ਸਮ' ਕਲਸ ਚਮੱਕੈਂ। 

ਪੌਨ ਗੋਨ ਸਭਿ ਭੌਨ, 

ਕੌਨ ਲੌ ਤ੍ਰਿਧਾ ਰਮੱਕੈਂ”। 


ਚਿੱਤ੍ਰਿਤ ਸੈਂਧ ਬਚਿੱਤੁ 
ਬਿਪਲ ਪਾਵਿੱਤ੍ ਅਮਿੱਤੈਂ'। 


ਅਮਰਾ ਵਤੀ ਸਮ ਨ ਭਵੈ, 
ਸੁਰ ਪਿਖਿ ਭੂਮ ਚਿੱਤੈਂ। 


ਜਨੁ ਬਿਸ਼ਵਕੂਰਮਾ ਰਚਨਾ ਰਚੀ, 
ਸਚੀ ਬਚੀ ਬੈਕੁੰਠ ਕੁਰ'। 


ਜਹਿਂ ਤੀਨ ਲੋਕ ਪਤਿ ਜਗਤ ਗੁਰੁ ਬਸਤ, 


ਅਸਤ ਕਿ ਨ ਹੋਇ ਪੁਰਿ' ॥੩॥ 


ਦਿਸਾ ਏਕ ਲਹਿਰਾਤ ਆਤ, 
ਸਤੱਦੂਵ ਬਰ ਬਾਰੀ'। 


ਧਾਰ ਪਹਾਰਨ ਚਾਰੁ, 
ਦੁਤੀ ਦਿਸ ਸੁਮਿਲ ਉਦਾਰੀ'। 
ਤੁੰਗ ਸੈਲ ਯੁਤ ਛੁੰਗ 
ਛਬਿਨਿ ਪਰ ਨੈਨਾ ਦੇਵੀ'। 


'ਅਜੁੱਧਿਆ। “ਚਮਕਦਾ ਹੈ। 
'ਉੱਚੀਆਂ ਅਟਾਰੀਆਂ ਜਾਣੋਂ (ਬੱਦਲਾਂ ਦੀਆਂ) ਘਟਾਂ ਹਨ। 
'ਬਿਜਲੀਆਂ ਵਾਂਗ। 


/(ਤ੍ਰਿਧਾ) ਤਿੰਨ ਤਰ੍ਹਾਂ ਦੀ (ਠੰਡੀ, ਸੁਗੰਧੀ ਤੇ ਹੌਲੀ ਹੌਲੀ 
ਚੱਲਣ ਵਾਲੀ) ਹਵਾ ਸਾਰੇ (ਭੌਨ) ਘਰਾਂ ਵਿੱਚ (ਗੋਨ) ਚਲਦੀ 
ਹੈ, (ਕੌਨ ਲੌ) ਕਿੱਥੋਂ ਤੱਕ (ਰਮੱਕੈਂ) ਉਚਾਰਨ ਕਰੀਏ। 


(ਸੈਂਧ) ਮੰਦਰ (ਬਚਿੱਤ੍ਰ) ਅਨੇਕਾਂਰੰਗਾਂ ਦੇ (ਚਿੱਤ੍ਰਿਤ) ਚਿੱਤ੍ਹੇ 
ਹੋਏ ਜੋ (ਬਿਪਲ) ਵਿਸਥਾਰ ਵਾਲੇ ਤੇ (ਅਮਿਤੈਂ) ਬਹੁਤੇ 
ਪਵਿੱਤਰ ਹਨ। 

'(ਕਿਤੇ ਇਹ ਸ਼ਹਿਰ) (ਅਮਰਾਵਤੀ) ਸੁਰਗਾ ਪੁਰੀ ਦੇ 
(ਸਮ) ਬਰਾਬਰ ਨਾ ਹੋ ਜਾਵੇ, ਦੇਵਤੇ ਵੇਖ ਕੇ ਚਿੱਤ 'ਚ ਭੂਮ 
ਕਰਦੇ ਹਨ। 

'ਜਾਣੋ (ਵਿਸ਼ਕਰਮਾ) ਦੇਵਤਿਆਂ ਦੇ ਇੰਜੀਨੀਅਰ ਨੇ ਹੀ 
ਇਹ ਬੈਕੁੰਠ ਦੀਰਚਨਾਰਚੀ ਹੈ, (ਮੈਂ) ਇਹ (ਸਚੀ) ਸੱਚੀ 
(ਬਚੀ) ਗੱਲ (ਕੁਰ) ਕੀਤੀ ਹੈ। 


'ਜਿੱਥੇ ਤਿੰਨਾਂ ਲੋਕਾਂ ਦੇ ਮਾਲਕ ਜਗਤ ਗੁਰੂ ਵਸਦੇ ਹਨ ਉਹ 
(ਅਸਤ) ਇਸ ਤਰ੍ਹਾਂ ਦਾ (ਪੁਰਿ) ਸ਼ਹਿਰ ਕਿਉਂ ਨਾ ਹੋਵੇ। 


ਇਕ ਪਾਸੇ (ਸਤੱਦੁਵ) ਸਤਲੂਜ ਦਾ ਸੁੇਸ਼ਟ ਪਾਣੀ ਲਹਿਰਾਂ 
ਮਾਰਦਾ ਆਉਂਦਾ ਹੈ। 


'ਦੂਜੇ ਪਾਸੇ ਚੰਗੇ ਪਹਾੜਾਂ ਦੀ ਚੰਗੀ ਮਿਲਵੀਂ ਧਾਰ ਹੈ। 


(ਛੁੰਗ) ਬਹੁਤੀਆਂ (ਛਬਿਨਿ) ਸੋਭਾਂ ਦੇ ਸਹਿਤ ਉੱਚੇ ਪਹਾੜ 





1540 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਖਵਾਰੀ ਪੁਰਿ ਕੇਰ, 

ਤ੍ਰਿਤੀ ਦਿਸ ਸੁਖਦ ਅਮੇਵੀ'। 
ਦਿਸ ਚਤ੍ਰਥ ਸਬਿ ਰਿਤੁ ਮੋਦ ਪ੍ਰਦ, 
ਬਿਪੁਲ ਮਦਾਨ ਮਹਾਨ ਅਤਿ'। 


ਵਹਿ ਸਬਿ ਜੀਵਨ ਸਬਜੀ ਸੁ ਬਨ, 
ਸਬਿ ਜੀਵਨ ਜੀਵਨ ਸਹਤਿ' ॥੪॥ 


ਬਾਗ ਬਾਟਿਕਾ ਚਾਰੁ', 

ਚਾਰ ਦਿਸ ਪੁਰਿ ਕੇ ਘਰਿ ਘਰਿ। 
ਫੈਲੇ ਫੁਲੇ ਫਲੇ ਫਬੇ, 

ਲਘੁ ਦੀਰਘ ਤਰੁਵਰ'। 

ਬਰਨ ਬਰਨ ਬਹੁ ਬਿਹੰਗ, 
ਤਰੁਨ ਪਰ ਮੋਹਿਤ ਕੁੰਜਤ'। 


ਭੂਮੈਂ ਅਲਿ ਸੋਹਿਤ ਗੁੰਜਤ'। 


ਬਰ ਕੂਪ ਬਾਪਿਕਾ ਰੁਚਿਰ ਜਲ, 
ਥਲ ਖਟ ਰਿਤੁ ਸਬਿ ਸੁਖ ਦਾਨ ਭਲ'। 


ਨਰ ਨਾਰਿ ਸੁਰਨ ਸਮ' ਸੋਹਿੰ ਸਬਿ, 


ਗੁਨ ਰੂਪ ਨਿਧੀ ਐਸੂਰਜ ਬਲ' ॥੫॥ 


ਉੱਪਰ ਨੈਣਾ ਦੇਵੀ। 


ਤੀਜੇ ਪਾਸੇ ਬਹੁਤਾ ਸੁਖ ਦੇਣ ਵਾਲੀ ਸ਼ਹਿਰ ਦੀਰਖਵਾਲੀ ਹੈ। 


ਚੌਥੇ ਪਾਸੇ ਸਾਰੀਆਂਰੁੱਤਾਂ 'ਚ ਬਹੁਤ ਅਨੰਦ ਦੇਣ ਵਾਲਾ ਬਹੁਤ 
ਵੱਡਾ (ਬਿਪਲ) ਖੁੱਲ੍ਹਾ ਮੈਦਾਨ ਹੈ। 


'ਉਹ ਸ੍ਰੇਸ਼ਟ ਤੇ ਹਰਾ ਬਨ ਸਾਰੇ ਜੀਵਾਂ (ਸਹਿਤ) ਹੈ ਅਤੇ 
ਸਾਰੇ ਚੰਗੀ (ਜੀਵਨ) ਉਪਜੀਵਕਾ ਸਹਿਤ (ਜੀਵਨ) ਜਿਉਂਦੇ 
ਹਨ। 

'ਸੁੰਦਰ ਬਾਗ਼ ਬਗ਼ੀਚੀਆਂ। 


'ਛੋਟੇ ਵੱਡੇ ਦਰੱਖਤ। 


'ਰੰਗਾਂਰੰਗਾਂ ਦੇ ਬਹੁਤੇ ਜਾਨਵਰ (ਤਰੁਨ) ਦਰੱਖ਼ਤਾਂ 'ਤੇ 
(ਕੁੰਜਤ) ਬੋਲ ਕੇ ਮੋਹਿਤ ਕਰ ਰਹੇ ਹਨ। (ਕੂਜਨ=ਧੁਨਿ 
ਕਰਨੀ, ਸ਼ਬਦ ਕਰਨਾ। ੨. ਪੰਛੀਆਂ ਦਾ ਗੀਤ। ਕੂਜਨ ਤੋਂ 
ਕੁੰਜਤ=ਬੋਲ ਕੇ। ॥ 


'ਤਲਾਵਾਂ ਵਿੱਚ ਉੱਜਲ ਕੰਵਲਾਂ ਉੱਪਰ ਭੌਰੇ ਗੂੰਜਦੇ ਤੇ (ਭੂਮੈਂ) 
ਫਿਰਦੇ ਸੋਭਦੇ ਹਨ। 


'ਸ੍ਰੇਸ਼ਟ ਖੂਹ ਤੇ ਬਾਉਲੀਆਂ ਦਾ ਸੁੰਦਰ ਪਾਣੀ ਹੈ, ਉਹ ਥਾਂ 
ਛੇਆਂਰੁੱਤਾਂ ਵਿੱਚ ਭਲੀ ਤਰ੍ਹਾਂ ਸਾਰੇ ਸੁਖ ਦੇਣ ਵਾਲਾ ਹੈ। 
'ਦੇਵਤਿਆਂ ਵਾਂਗ। 

ਗੁਣ, ਰੂਪ, ਬਲ ਤੇ ਬਿਭੂਤੀ (ਸਮੱਗਰੀ) ਦੀ (ਨਿਧਿ) ਖਾਣ 
ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1541 


ਮੁਕਤਿ ਦਾ, ਭਗਤਿ ਕਰੈਂ ਹਰਿ। 

ਤਪ ਜਾਪ ਰਹੇ ਕਰਿ। 

ਪੁਰਿ ਚਹੁੰਘਾ ਚਤੁਰੰਗਨਿ ਚਮੂੰ', 'ਸ਼ਹਿਰ ਦੇ ਚਹੁੰ ਪਾਸੀਂ ਚਾਰ ਤਰ੍ਹਾਂ ਦੀ ਫ਼ੌਜ। 
ਉਤਰ ਰਹੀ ਪ੍ਰਬਲ ਸਘਨ। 

ਜਨੁ ਬਨਯੋ ਅਵਧ' ਆਨੰਦਪੁਰਿ, 'ਅਜੁੱਧਿਆ। 

ਜਿਮ ਰਾਮ ਵਕਤ ਕਵਿ ਆਦਿ ਭਨ' ॥੬॥ 'ਆਦੀ ਕਵੀ (ਬਾਲਮੀਕ) ਨੇ ਕਿਹਾ ਹੈ। 
ਗਢ ਅਨੰਦ ਗੁਰੁ ਰਚਯੋ, 

ਕੋਟ ਪਰਖਾ ਤਬਿ ਗਾਢੇ'। 'ਫ਼ਸੀਲ ਤੇ (ਪਰਖਾ) ਖਾਈ ਤਕੜੀਆਂ ਬਣਾਈਆਂ। 
ਸਿੰਘ ਪੌਰ ਲੌ', ਸੁਰ ਦਰਸ਼ਨੀ ਦਰਵਾਜ਼ੇ ਤੱਕ। 

ਠੌਰ ਨੌਰਹਿ ਰਹਿ ਠਾਢੇ। 

ਰਾਮ ਲੋਕ ਕਰਿ ਫਤੇ ਆਇ, 

ਜਿਮ ਅਵਧਿ ਸੁਹਾਈ। 

ਮਥਰਾ ਲਰਿ ਹਰ ਸੱਤ੍ਰ' 

ਦ੍ਰਾਰਕਾ ਕ੍ਰਿਸ਼ਨ ਬਸਾਈ। 


ਪੁਰਹੂਤ ਰਾਛਸਨਿ ਪੂਤ ਹਤ, 
ਅਮਰ ਲੋਕ ਅਹਿਲਾਦ ਦਿਯ'। 'ਜਿਵੇਂ ਇੰਦੂ ਨੇਰਾਖਸ਼ਾਂ ਦੇ ਪੁੱਤਰ ਮਾਰ ਕੇ ਸੁਰਗ 'ਚ ਅਨੰਦ 


ਦਿੱਤਾ। 
ਗੁਰੁ ਪੁਰਿ ਆਨੰਦ ਆਬਾਦ ਕਿਯ ॥ ੭ ॥ 
ਗੁਰ ਗੁਬਿੰਦ ਮ੍ਰਿਗਿੰਦ, 
ਛੰਦ' ਤਬਿ ਉਚਰਸੋ ਜੋਈ। ਬਚਿੱਤ੍ਰ ਨਾਟਕ ਵਿੱਚ ਭੰਗਾਣੀ ਦੇ ਜੁੱਧ ਤੋਂ ਬਾਦ ਦਾ ਮੁੱਖ 
ਵਾਕ ਛਦ। 
ਲਿਖੋ ਅਰਥ ਤੈ ਸੋਇ, 
ਸਮਝ ਹੈ ਸਿਖ ਸਬਿ ਕੋਈ। 
ਪਾਂਉ ਪੁਰਿ ਤਹਿੰ ਨ ਟਿਕਾਵਾ। 
ਕਾਹਲੂਰ ਮੈਂ ਆਇ, 
ਆਨੰਦਪੁਰਿ ਗਾਮ ਬਸਾਵਾ। 
ਜੇ ਭਿਰੇ ਤਹਾਂ ਪਾਰੇ ਭਰੇ', 
ਨਹਿਂ ਭਿਰੇ ਜੁ ਦਏ ਨਿਕਾਰ ਵਹਿ। 





1542 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਸ੍ਹਾਨ ਮ੍ਰਿਤੁ' ਮਾਰੇ ਬਿਮੁਖ, 
ਪਾਰੇ ਸੰਤ ਉਬਾਰ ਤਹਿ ॥੮॥ 
ਗੁਰੁ ਬਧੇਰ ਲੈ ਚਮੂੰ, 

ਅਖੇਰ ਸਵੇਰ ਸਿਧਾਹੈਂ। 

ਬਜਤ ਧੌਂਸ ਬਡ ਬੰਬ', 

ਗਜਤ ਭਟ ਸਜਤ ਉਮਾਹੈਂ। 
ਚ਼ੀਤੇ ਸ਼ਿਕਰੇ' ਸ੍ਰਾਨ, ਬਾਜ 
ਸਸ' ਤੀਤਰ ਮਾਰੈਂ। 

ਰੀਛ ਰੋਝ' ਝਿੰਖਾਰ”, 

ਕੋਲ' ਮਿਰਗ ਸ਼ੇਰ ਸੰਘਾਰੈ'। 

ਸੁਨਿ ਪੇਖਿ ਦੁਜਨਿ' ਛਾਤੀ ਫਟੈ, 
ਗ੍ਰਾਮਨਿ ਤ੍ਰਾਸ ਉਪਜਾਵਹੀਂ। 

ਜੋ ਮਿਲੈਂ ਭੇਟ ਦੈ ਤਿਹ ਰਖੈਂ, 
ਬਹੁ ਬਿਖੁਮਨਿ ਖੇਤ ਲੁਟਾਵਹੀਂ ॥੯॥ 
ਅਕੜੈ' ਪਕੜੈ ਜਾਤ, 

ਮਾਰ ਤਕੜੇ ਤਿਨ ਪੈ ਹੈ'। 


ਬੁਜੋ' ਦੂਧ ਦਧਿ ਅੰਨ ਘਾਸ, 
ਸਿੱਖ ਤਾਂਹਿ ਲੁਟੈ ਹੈਂ। 

ਭੀਮ ਚੰਦ ਪੈ ਜਾਇ, 

ਲੋਕ ਨਿਜ ਹਾਲ ਸੁਨਾਵੈਂ। 

ਪਿਖਿ ਪਰਜਾ ਵਹਿ ਦੁਖੀ, 

ਦੁਖੀ ਹੂੰ ਪੇਸ਼ ਨ ਜਾਵੇ। 

ਇਮ ਕਈ ਮਾਸ ਬੀਤੇ ਜਬੈ, 

ਪੁਨ ਪੁਨ ਜਬਰੀ ਸਿੱਖਨਿ ਸੁਨਿ। 
ਨਿਜ ਬੀਰ ਵਜੀਰਨਿ ਪੁਤਿ ਕਹੋ, 
ਗੁਰੁ ਟਰੈ ਜੈਸ ਤਦਬੀਰ ਗੁਨਿ' ॥੧੦॥ 
ਢੰਗ ਵਹਿ ਚੰਗ ਨਿਕਾਰੋ। 

ਕਹਿ ਵਜੀਰ ਗੁਰੁ ਬੀਰ, 


'ਵੱਡੀ ਗੂੰਜ ਉਠਦੀ ਹੈ। 


'ਬਾਜ ਦੀ ਕਿਸਮ ਦੇ ਸ਼ਿਕਾਰੀ ਜਾਨਵਰ। 
'ਸਹੇ। 

'ਨੀਲ ਗਾਇ। “ਝੰਖਾਰ=ਬਾਰਾਂ ਸਿੰਗਾ। 
'ਸੂਰ। 

'ਵੈਰੀਆਂ ਦੀ। 


।ਆਕੜ ਵਾਲੇ ਪਕੜੇ ਜਾਂਦੇ ਹਨ, ਉਹਨਾਂ ਨੂੰ ਤਕੜੀ ਮਾਰ 
ਪੈਂਦੀ ਹੈ। 
'ਬੱਕਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1543 


ਪੀਰ ਪੀਰਨਿ ਦਿਫ ਧਾਰੋ। 

ਚਲਤ ਨ ਛਲ ਬਲ ਅੱਗੂ ਉਨੈ, 
ਦਿਲ ਕੀ ਭਲ ਜਾਨੈ। 

ਮੇਲ ਭਲੇ ਰੋ ਰਖਨ, 

ਮਤੋਂ ਮੇਰੋ ਜੇ ਮਾਨੈ। 

ਤਜਿ ਬੈਰ ਧੈਰ ਭਜਿ, ਸਜਨਤਾ 
ਤਰੁ ਨੇਂਹ ਨੀਰ ਕਰਿ ਸੀਂਚ ਭਲ'। 


ਹੈ ਨਿਜ ਕਲਯਾਨ ਪੂਜਾ ਸੁਖੀ, 
ਪੈਹੋ ਮੁਦ ਪੁਮੋਦ ਫਲ' ॥੧੧॥ 
ਕਹੀ ਜੁ ਯਹੀ ਵਜੀਰ, 

ਲਹੀ ਭਲ ਸਹੀ ਸਬੀ ਹੈ'। 
ਪਠਜਯੋ ਵਕੀਲ ਬਸੀਲ', 

ਸੁਲ੍ਹਾ ਹਿਤ ਨ੍ਰਿਪ ਤਬੀ ਹੈ। 
ਪੁਰਿ ਅਨੰਦ ਤਿਨ ਆਇ, 
ਜਾਇ ਗੁਰੁ ਪੌਰ ਕਹਜੋ ਜੋ। 
ਦ੍ਰਾਰਪਾਲ ਤਹਿ ਸਾਰ ਦਈ 
ਗੁਰੁ ਗੋਰਿ ਲਹਜੋ ਤੌ'। 

ਗੁਰੁ ਧੀਰ ਤੀਰ ਨਿਜ ਬੋਲ ਵਹਿ, 
ਬੂਝਯੋ ਤੁਮ ਕਿਮ ਨ੍ਰਿਪ ਪਠਯੋ। 
ਉਨਿ ਕਰਿ ਬੰਦਨ ਕਰ ਬੰਦ ਕੈ, 
ਧਰਿ ਭੇਟਾ ਕਹਿਨਾ ਠਟਯੋ' ॥੧੨॥ 
ਰਾਵਰ ਪਦ ਅਰਬਿੰਦ, 
ਬੰਦਨਾ ਕੀਨ ਗਿਰਿੰਦੈਂ। 

ਰਖਨ ਮੇਲ ਨ੍ਿਪ ਚਹਜੋ, 

ਕਹਸੋ ਤੁਮ ਸੰਤ ਬੁਲਿੰਦੈ”। 
ਹਮ ਦੁਨੀਆਂ ਕੇ ਜੀਵ, 

ਥੀਵ ਹੈਂ ਭੂਲ ਗੁਨਾਹੀਂ। 
ਅਨਿੰਦਤ ਬੇਪਰਵਾਹੀ। 


'ਧੀਰਜ ਕਰ ਕੇ ਪਿਆਰ ਦੇ ਪਾਣੀ ਨਾਲ ਮਿੱਤਰਤਾ ਦੇ ਦਰੱਖ਼ਤ 
ਨੂੰ ਭਲੀ ਤਰ੍ਹਾਂ ਸਿੰਜਣਾ ਕਰੋ। 


ਬਹੁਤ ਤੋਂ ਬਹੁਤ ਅਨੰਦ ਰੂਪ ਫਲ ਪਾ ਲਵੋਗੇ। 


'ਸਾਰਿਆਂ ਨੇ ਸਹੀ ਤੇ ਚੰਗੀ ਜਾਣੀ। 
'ਅ:, ਵਿਚੋਲਾ। 


'ਤਾਂ ਗੁਰਾਂ ਨੇ ਖ਼ਿਆਲ ਨਾਲ ਜਾਣਿਆ। 





1544 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਬਿ ਰੋਸ ਦੋਸ਼ ਪਿਛਲਾ ਤਜੋ, 
ਭਜੋ ਸੰਧਿ ਸੁਖਦਾਇ ਕਲ'। 
ਪੁਰਿ ਬਸੋ ਰਸੋ ਵੀਚਾਰ ਸੌਂ, 
ਕਰੋਂ ਬਿਹਾਰ' ਸ਼ਿਕਾਰ ਭਲ ॥ ੧੩ ॥ 
ਮਿਸ' ਸ਼ਿਕਾਰ ਸਿਖ ਸੁਭਟ 
ਆਪ ਕੇ, 'ਹਮਰੀ ਪਰਜਾ। 
ਬਡ ਕਰਿ ਹੈਂ ਹਰਜਾ। 
ਪੂਜਾ ਕੋ ਦੁਖ ਦੈਨ, 

ਐਨ ਆਨੀਤੀ ਭਾਰੀ। 

ਤਾਂ ਤੇ ਨਿਜ ਦਲ ਤਈਂ, 

ਆਪ ਰਾਖੋ ਹਟਕਾਰੀ। 

ਪੁਨ ਛੇੜ ਛਾੜ ਜੇ ਕਰਿ ਇਮੈ, 
ਹਮ ਸੋ ਲਰਨਾ ਚਹਿਤ ਹੋ। 
ਤਬਿ ਹਰੋ ਹਮਾਰੀ ਵਸਤੁ ਤੁਮ, 


ਕਾਂਹਿ ਗ੍ਰੀਬਹਿਂ ਦਹਿਤ ਹੋ" ॥ ੧੪॥ 
ਬੋਲੇ ਗੁਰੁ ਪੁਰਹੁਤ', 


ਦੂਤ ਸੁਨਿ ਸੂਤ ਪੂਬੀਨੇ'। 
ਤੁਮਰੇ ਨ੍ਰਿਪ ਕੀਨੇ'। 

ਕਪਟ ਕੂਟ' ਛਲ ਸਾਥ, 
ਚਹਿਤ ਥਾ ਗਜ ਪੁਸਾਦੀ। 
ਸਾਰਮੌਰ' ਹਮ ਬਸੇ, 

ਗਯੋ ਕਰਨੇ ਵਹਿ ਸ਼ਾਦੀ। 

ਉਨਿ ਤਹਿੰ ਹਮਰੇ ਦੀਵਾਨ ਕੋ, 
ਘੇਰਿ ਹਾਨ ਕਰਨੋ ਠਟਯੋ। 
ਇਹੁ ਸਾਵਧਾਨ ਹੂ ਲੂਟ ਖਟ', 
ਅਯੋ ਮਾਨ ਨ੍ਰਿਪ ਕਾ ਕਟਯੋ ॥੧੫॥ 
ਫਤੇ ਸ਼ਾਹਿ ਕੋ ਪੁਨਾ ਅੱਗੂ 


(ਕਲ) ਸੁੰਦਰ ਤੇ ਸੁਖਦਾਈ (ਸੰਧਿ) ਮੇਲ (ਭਜੋ) ਕਰੋ। 


'ਫਿਰ ਕੇ। 
'ਬਹਾਨੇ। 


ਦੁਖ ਦੇਂਦੇ ਹੋ। 
ਇੰਦੂ ਰੂਪ ਸਤਿਗੁਰ। 
ਚਤੁਰ (ਸੂਤ) ਪ੍ਰਬੰਧਕ। 


ਠੱਗਾਂ ਵਾਂਗ ਤੇਰੇ ਰਾਜੇ ਨੇ (ਸੰਚ) ਬਹੁਤੇ (ਪੁਪੰਚ) ਛਲ ਕੀਤੇ 
ਹਨ। 
'ਝੂਠ। 


'ਸਰਮੌਰ (ਨਾਹਣ ਦੀ ਰਿਆਸਤ ਦੇ ਰਾਜੇ ਕੋਲ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1545 


ਕਰਿ, ਦਲ ਬਟੋਰ ਪੈ'। 

ਲਰੇ ਆਇ ਹਮ ਸੰਗ, 

ਪਰੇ ਗਰ ਅਧਿਕ ਜੋਰ ਦੈ। 

ਸਰਬ ਲੋਹ ਨੈ' ਮੁਹਿ, 

ਅਛੋਹ ਰਾਖਯੋ ਨਿਜ ਦੈ ਕਰ। 

ਪਾਇ ਪਰਾਜੈ' ਨਕ ਕਟਾਇ, 
ਭਗਿ ਆਇ ਬਹਯੋ ਘਰ। 

ਅਬਿ ਮਮ ਭਟ ਤਜਿ ਕਹਿਲੂਰ ਬਨ, 
ਕਹੁ ਕਿਤ ਜਾਹਿਂ ਸ਼ਿਕਾਰ ਹਿਤ। 
ਨਹਿਂ ਦੁਰਗ' ਦੇਸ ਛੀਨਯੋ ਕਿਛੂ, 
ਕਾਂਹਿ ਦੁਖੀ ਨ੍ਰਿਪ ਭਯੋਂ ਚਿਤਿ ॥੧੬॥ 
ਸੋਰਠਾ: 

ਘੋਰਨ ਕੇ ਹਿਤ ਘਾਸ, 

ਮਾਸ ਹੇਤ ਲਹਿ ਛਾਗ' ਭਟ। 

ਜੋ ਜਹਿ ਕਰਿ ਹੈ ਵਾਸ, 

ਕ੍ਰਿਯਾ ਚਲਾਵੈ ਤਹਾਂ ਤੈ ॥੧੭॥ 
ਰਸਾਵਲ ਛੰਦ: 

ਸੁਨੋ ਬਾਤ ਇਕ ਔਰ, 

ਜਬੈ ਮਮ ਸੰਗਤ ਆਵਤ। 

ਭੀਮ ਚੰਦ ਕੀ ਪੂਜਾ, 

ਤਿਨੈ ਮਿਲਿ ਲੂਟ ਲਿਜਾਵਤ। 

ਤਾਂ ਤੇ ਭੀ ਮਮ ਸੁਭਟ, 

ਲੂਟ ਹੈਂ ਪਰਜਾ ਤਾਂ ਕੀ। 

ਬਰਜੈ ਪਰਜੈ ਨਿਜੈ, 

ਕਿਜੈ ਨਹਿਂ ਕਬੀ ਚਲਾਕੀ ॥ ੧੮॥ 
ਤੌ ਹਮਰੇ ਭੀ ਸੁਭਟ, 

ਨਾਹਿ ਲੂਟੈਂ ਤਿਹ ਪਰਜੈ। 

ਭੀਮ ਚੰਦ ਕੋ ਕਹੋ, 

ਅਹੋ ਮਾਨੈ ਜੇ ਗਰਜੈ'। 

ਆਇ ਮਿਲੈ ਹਿਤ ਮੇਲ, 





1546 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਿੱਤ ਕਰਿ ਕੈ ਸੁਧ ਅਪਨਾ। 

ਰਾਗ ਨ ਦ੍ੈਸ਼, ਪਿਖੈਂ 

ਜਗ ਸਬਿ ਸਮ ਸੁਪਨਾ ॥੧੯॥ 
ਗਯੋ ਦੁਤ ਪਗ ਬੰਦਿ, 

ਗੁਰੈਂ ਪੁਰਹੂਤ ਲਖਾਈ। 

ਜਾਇ ਨਿਿਪ ਪੈ, ਬਾਤ ਭਾਂਤਿ 
ਸਬਿ ਸਾਤ ਸੁਨਾਈ। 

ਢਿਗ ਤੈ ਬੀਰ ਵਜੀਰ, 

ਧੀਰ ਬਡ ਨ੍ਰਿਪੈਂ ਧਰਾਈ। 
ਬਾਤੈਂ ਕਹ ਕਰਿ ਅਧਿਕ, 

ਗੁਰੂ ਕੀ ਉਸਤਤਿ ਗਾਈ ॥੨੦॥ 
ਗੁਰੂ ਕ੍ਰਿਪਾਲ ਖਯਾਲ', 
ਬਕੁੱਤਾ ਚਾਲ' ਨ ਚਾਲੈਂ। 

ਸੰਤ ਨਿਜ ਬ੍ਰਿਦ ਸੰਭਾਲੈਂ। 

ਸਮਝ ਮਾਨ ਮਨਿ ਮਾਨਿ', 'ਸਮਝ ਵਾਲਾ ਹੋ ਕੇ ਮਨ 'ਚ ਮੰਨ ਕੇ। 
ਭੂਪ ਗੁਰੁ ਪੈ ਚਲਿ ਆਯੋ। 

ਪੌਰ ਪਾਲ' ਨੈ ਦੌਰਿ, 'ਦਰਬਾਨ। 
ਹਾਲ ਸਤਿਗੁਰੁ ਪੈ ਗਾਯੋ ॥੨੧॥ 
ਗੁਰੁ ਕ੍ਰਿਪਾਲਿ, ਕ੍ਰਿਪਾਲ ਮਾਤਲੰ 
ਕੋ ਤਹਿੰ ਪਠਿਓ। 

ਜਥਾ ਜੋਗ ਤਿਨ ਸਿਵਰ', 

ਸੇਵ ਭੂਪਤਿ ਕੋ ਠਟਿਓ'। 

ਦੁਤੀ ਦਿਵਸ ਦਿਨ ਢਰੇ, 

ਭਰੇ ਦੀਵਾਨ ਸਜੈ ਕੈ। 
ਭੂਖਨ ਬਸਨ ਹਥਯਾਰ, 

ਧਾਰ ਬੈਠੇ ਗੁਰੁ ਐ ਕੈ ॥ ੨੨ ॥ 
ਨੌਦ ਚੰਦ ਲੌ ਬਹੁ 

ਮਸੰਦ, ਬੋਲੌਦ ਕੱਦ ਕੇ। 

ਮਾਤੁਲ ਪ੍ਰੋਧਾ' ਬੀਰ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1547 


ਤੀਨ ਜੋਧਾ ਬਿਹੱਦ ਕੇ। 
ਆਯੁਧ ਚੀਰਿ ਸਰੀਰ ਧਾਰ, 
ਬਰ ਬੀਰ ਧੀਰ ਬਹੁ। 

ਸਜੀ ਸਜੀਲੀ ਸਭਾ, 


ਦੁਤੀ ਜਨੁ ਇੰਦੂ ਕੇਰ ਕਹੁ ॥੨੩॥ 


ਫਰਸ਼ ਰੰਗੀਨ ਨਵੀਨ 

ਸਰਸ, ਗੁਦਗੁਦੇ ਗਦੈਲੇ। 
ਗਾਵਤ ਰਾਗੀ, ਰਾਗ 
ਰਾਗਨੀ ਆਨੰਦ ਭੈਲੇ'। 
ਸਾਂਟਨ ਸੁਰਖ ਬਿਤਾਨ, 
ਮਖਮਲੀ ਸਬਜ ਤਨਾਏ'। 

ਜਰੇ ਜਰੀ ਗੁਲਕਾਰ, 

ਕਾਰ ਚੋਬੀ ਬਹੁ ਭਾਏ' ॥੨੪॥ 


ਹੀਰ ਚੀਰਿ' ਪੁਖਰਾਜ ਟਾਂਕ”, 


ਪੰਨਾ' ਮਨਿ ਅਨਗਨ?। 
ਜਟੇ ਸਤਾਰੇ ਦਿਪਤ, 
ਸਤਾਰੇ ਸਸੀ ਸਰਦ ਜਨੁਹ। 


ਲਾਲਨ ਲਰੀ ਸੰਯੁਕਤ, 
ਮੁਕਤ ਮੁੱਕੈਸ਼ ਜਰੀ ਲਖਿ'। 


ਝਮਕ ਝੂਲ ਝੁਕ ਰਹੀ ਝਾਲਰੈਂ, 
ਝਲਕ ਝਖਨ ਚਖ' ॥੨੫॥ 


ਰਵਿ ਸਸਿ ਕਿਰਤ ਨਖੱਤ ਬੀਜਰੀ, 
ਬਿਧਿ ਜਨੁ ਲੈ ਕੈ'। 


ਨਿਜ ਪਤਿ ਸਤਿਗੁਰੁ ਜਾਨਿ 


'ਮਿਲੇ ਹੋਏ। 
'ਲਾਲ ਸਾਟਨ ਤੇ ਹਰੀ ਮਖਮਲ ਦੇ ਚੰਦੋਏ ਤਾਣੇ। 


'ਬਹੁਤ ਤਰ੍ਹਾਂ ਦੇ ਜਰੀ ਨਾਲ (ਗੁਲਕਾਰ) ਬਣਾਏ ਹੋਏ ਫੁਲ 
ਅਤੇ (ਕਾਰਚੋਬੀ) ਜਰੀ ਨਾਲ ਕੱਢੇ ਹੋਏ ਬੇਲ ਬੂਟੇ ਜੜੇ ਹੋਏ 
ਹਨ। 

'ਹੀਰੇ ਚੀਰ ਕੇ। (ਟਾਂਕ) ਚਾਰ ਮਾਸੇ ਦਾ ਇਕ ਪੁਖਰਾਜ 
(ਰਤਨ)। 

'ਫੀਰੋਜ਼ੇ ਦੀ ਜਾਤ ਦਾ ਇਕਰਤਨ। “ਅਣਗਿਣਤ ਮਣੀਆਂ। 


'ਸਿਤਾਰੇ ਜੜੇ ਹੋਏ ਐਉਂ' ਚਮਕਦੇ ਹਨ ਜਾਣੋ ਸਰਦਰੁੱਤ ਦਾ 
ਚੰਦੂਮਾ ਤੇ ਤਾਰੇ ਚਮਕ ਰਹੇ ਹਨ। 


'ਲਾਲਾਂ ਤੇ ਮੋਤੀਆਂ ਦੀਆਂ ਲੜੀਆਂ ਸਹਿਤ ਮੁਕੈਸ਼ ਜੜੀ ਹੋਈ 
ਦੇਖੀਦੀ ਹੈ। [ਮੁਕੈਸ਼-ਚਾਂਦੀ ਦੀਆਂ ਪਤਲੀਆਂ ਚਮਕਦੀਆਂ 
ਤਾਰਾਂ।) 


'ਝਾਲਰਾਂ ਝੁਕ ਕੇ ਝੂਲ ਰਹੀਆਂ ਹਨ ਤੇ (ਝਮਕ) 
ਚਮਕਰਹੀਆਂ ਹਨ। ਉਨ੍ਹਾਂ ਦੀ (ਝਲਕ) ਚਮਕ (ਝਖਨ) 
ਮੱਛੀਆਂ ਦੀਆਂ (ਚੱਖ) ਅੱਖਾਂ ਵਰਗੀ ਹੈ। 


'ਜਾਣੌ ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ ਅਤੇ ਤਾਰਿਆਂ ਤੇ 
ਬਿਜਲੀਆਂ ਨੂੰ ਬੂਹਮਾ ਨੇ ਲੈ ਕੇ। 





1548 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਰੀ ਨਿਪੁਨਤਾਈ ਕੈ ਕੈ'। 


ਚਟਪਟਤ ਜਗਮਗੈਂ'। 


ਮਸਨਦ ਮਨਸਿਜ ਰਚੀ, 
ਖਚੀ ਮਨਿ ਕਾਮ ਲਗ ਭਗੈਂ! ॥ ੨੬॥ 


ਤਾਂ ਪਰ ਸਤਿਗੁਰੁ ਥਿਰੇ, 
ਚੌਰ ਢੋਰਤ ਭ੍ਰਿਤ' ਠਾਢੇ। 
ਰਾਮ ਕ੍ਰਿਸ਼ਨ ਜਨੁ ਜਿਸ਼ਨ ਕੀਨ 
ਅਰਿ ਜਿਤ ਕਰਿ ਗਾਢੇ'। 


ਚੋਬਦਾਰ ਪਠਿ ਲਿਯ ਹਕਾਰ, 
ਕਹਿਲੂਰੀ ਨਰਪਤ '। 

ਅਯੋ ਭੀਰ ਯੁਤ ਬੀਰ ਵਜੀਰਨ, 

ਧੀਰ ਸੁ ਧਰਿ ਅਤਿ ॥੨੭॥ 
ਲਿਆਇ ਗੁਰੁ ਪਗ ਪਰ ਪਾਯੋ। 

ਧਰਿ ਅਕੋਰ ਕਰ ਜੋਰਿ, 
ਨਿਹੋਰਿ' ਕਰਿ ਨਮੋ ਥਿਰਾਯੋ। 

ਕਹਸੋ ਨ੍ਰਿਪ ਦਯਾ ਆਪ ਸਬਿ। 

ਦਰਸ ਹਰਸ ਦਾ ਕਰਸ', 

ਦੁਲੱਭ ਵਥੁ ਸੁਲਭ ਥਏ ਸਬਿ ॥ ੨੮ ॥ 


'ਸਤਿਗੁਰਾਂ ਨੂੰ ਆਪਣੇ ਮਾਲਕ ਜਾਣ ਕੇ ਚਤੁਰਾਈ ਨਾਲ 
ਜੜ੍ਹਿਆ ਹੈ। 


ਸੋਨੇ ਦੀਆਂ ੮ ੪ ੪ ਨਾਲ 1 ਹੋਈ ੪ 
(ਚਟਪਟਤ) ਛੇਤੀ ਪ੍ਰਕਾਸ਼ ਕਰ ਰਹੀਆਂ ਹਨ। 


'(ਮਸਨਦ) ਗੱਦੀ ਜਾਣੋ (ਮਨਸਿਜ) ਕਾਮਦੇਵ ਨੇ ਬਣਾਈ ਹੈ 
ਅਤੇ ਚਿੰਤਾ ਮਣੀ ਵਰਗੀਆਂ ਮਣੀਆਂ ਜੜੀਆਂ ਹੋਈਆਂ ਹਨ। 


'ਦਾਸ। 


'ਜਾਣੌਰਾਮ, ਕ੍ਰਿਸ਼ਨ ਤੇ ਇੰਦੂ ਨੇ ਆਪਣੇ ਤਕੜੇ ਵੈਰੀਆਂ ਨੂੰ 
ਜਿੱਤ ਕਰ ਕੇ (ਗੱਦੀ 'ਤੇ ਬੈਠਣਾ) ਕੀਤਾ ਹੈ। 


'ਕਹਿਲੂਰ ਦੇ ਰਾਜੇ ਭੀਮ ਚੰਦ ਨੂੰ। 


'ਮਾਮਾ ਕ੍ਰਿਪਾਲ ਚੰਦ ਜੀ ਨੇ। 


ਝੁਕ ਕੇ। 


'ਖ਼ੁਸ਼ੀ ਦੇਣ ਵਾਲਾ ਦਰਸ਼ਨ ਕਰਕੇ। 


'ਅਸਚਰਜ ਤੇ ਮਨ ਭਾਉਂਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1549 


ਲੀਲ੍ਹਾ ਬਿਗੂਹਿ ਈਸ਼, 
ਆਪ ਸੁਬੱਗਜ ਅਗਾਧੀ' ॥ ੨੯॥ 


ਦਯਾ ਸਿੰਧੁ ਬਖਸ਼ਿੰਦੁ ਬ੍ਰਿਦ' 
ਰਾਵਰ ਕਹਿਵੀਜੈ। 
ਪਿਛਲੇ ਬਖਸ਼ ਗੁਨਾਹ, 
ਅਗਾਂਹ ਸੁ ਸਰਨ ਰਖੀਜੈ। 
ਸੁਨਿ ਅਚਲੇਸ', ਬਿਸੇਸ 
ਕਰੇ ਛਲ ਤੈਂ ਜੁ ਅਸੇਸੈਂ”। 
ਫਲ ਨਿਸੇਸ ਸਹਿ ਦੇਸ, 

ਲਹੈਂ ਕਾਲੇਸ ਹਮੇਸੈਂ! ॥ ੨੦॥ 


ਨਿਪਟ ਕਪਟ ਪਟ ਲਿਪਟਿ, 
ਝਪਟ ਤੈਂ ਸਪਟ ਚਲਾਏ'। 


ਬਾਰ ਬਾਰ ਨਰ ਪਨੇ, 

ਹੇਤ ਗਜ' ਰੋਸ ਬਢਾਏ। 

ਬਹੁ ਭਾਇਨ ਤੁਹਿ ਗਰਬ' , 
ਸਰਬ ਥਾ ਇਕ ਅਕਾਲ ਮਮ। 
ਸਾਰਮੌਰ ਲੈ ਸੈਨ ਗੌਰ, 

ਚਢਿ ਅਏ ਦੌਰਿ ਛਮ' ॥੨੧॥ 


ਬਿਨ ਕਾਰਨ ਰਣ ਕੀਨ, 

ਲੀਨ ਬਦਨਾਮੀ ਹਾਰੇ। 

ਪੈ ਅਬਿ ਆਏ ਸੰਧਿ ਕਰਨ, 
ਹਮ ਰਖ ਹੈਂ ਭਾਰੇ'। 

ਲਰਜ਼ ਗਰਜ਼ ਯੂਤ' , 

ਅਰਜ਼ ਕਰੀ ਜੋ ਤੈਂ, ਹਮ ਮਾਨੀ। 
ਦੈਂਹ ਬਰਜ ਹਮ ਭਟਨ, 


ਹਰਜ ਨਹਿ ਕਰ ਹੈਂ ਆਨੀ' ॥੩੨॥ 


ਪੈ ਗੁਰੁ ਘਰ ਸਮ ਮੁਕਰ, 


।ਆਪ (ਅਗਾਧ) ਡੂੰਘੇ ਤੇ ਸਾਰਿਆਂ ਦੇ ਜਾਣੂ ਈਸ਼ਰ 
(ਬਿਗੂਹਿ) ਸਰੂਪ ਹੋ ਕੇ ਲੀਲ੍ਹਾ ਕਰਦੇ ਹੋ। 
'ਸੁਭਾਵ। 


'ਬਹੁਤੇ। 


'ਚੰਦੂਮਾ ਵਾਂਗ ਦੇਸ ਦੇ ਸਣੇ ਤੂੰ ਹਮੇਸ਼ਾਂ ਕਾਲਖ ਦਾ ਫਲ 
ਲਵੇਂਗਾ। 

'(ਨਿਪਟ) ਬਹੁਤੇ ਕਪਟ ਰੂਪ (ਪਟ) ਬਸਤਰ ਵਿੱਚ ਲਿਪਟ ਕੇ 
(ਸਪਟ) ਛੇਤੀ (ਝਪਟ) ਵਾਰ ਕੀਤੇ। 


'(ਪੁਸਾਦੀ) ਹਾਥੀ ਵਾਸਤੇ। 
'ਤੈਨੂੰ ਬਹੁਤੇ ਭਰਾਵਾਂ ਦਾ ਹੰਕਾਰ ਸੀ। 


ਤੁਸੀਂ (ਸਾਰਮੌਰ) ਨਾਹਣ ਦੀ ਰਿਆਸਤ ਭਾਵ ਪਾਉਂਟੇ 
ਸਾਹਿਬ ਉਪਰ (ਛਮ) ਛੇਤੀ ਫੌਜ ਲੈ ਕੇ ਚੜ੍ਹ ਆਏ। 


'ਅਸੀਂ ਇਸ ਭਾਰੇ (ਸੰਧਿ) ਮੇਲ ਨੂੰ ਕਾਇ ਮਰੱਖਾਂਗੇ। 
'ਕੰਬ ਕੇ ਲੋੜ ਸਹਿੱਤ। 





1550 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ੁਕਰ ਧਰਿ ਉਕਰ ਰਖੈ ਹੈ'। 'ਗੁਰੂ ਘਰ ਸ਼ੀਸ਼ੇ ਵਾਂਗ ਹੈ। ਜੋ ਧੰਨਵਾਦ ਕਰਦਾ ਹੈ ਉਸ ਦਾ 
(ਗੁਰੂ ਘਰ) (ਉਕਰ) ਮਾਣਰੱਖਦਾ ਹੈ। 

ਜੈਸ ਕਰੈ ਸੁਖ ਤੈਸ ਨਿਰਖ', ਦੇਖ ਲਵੋ। 

ਸੋ ਫਲ ਭਲ ਪੈ ਹੈ। 

ਸੰਗਤ ਹਮਰੀ ਆਇ, 

ਅਨਿਕ ਅਕੋਰਨ ਲੈ ਕੈ। 

ਤਿਨ ਕੋ ਨਹਿ ਸੰਤਾਇ 

ਤੁਮਾਰੀ ਰੱਯਤ ਜੈ ਕੈ ॥੨੨॥ 

ਦਸਤ ਦਰਾਜ਼ੀ' ਕਰੈ ਜੋਇ, 

ਹਮ ਗਹਿ ਕਰਿ ਤਿਸ ਕੋ। 

ਲੂਟ ਕੂਟ ਦਿਹਾਂ ਸਜਾ, 

ਧਰਜੋ ਤੁਮਹੂੰ ਨਹਿਂ ਰਿਸ ਕੋ। 

ਸਬਿ ਗੁਰੁ ਪਗ ਬੰਦੇ। 

ਕਹਸਯੋ ਰਖੈ ਹੈਂ ਜੈਸ, 

ਤੈਸ ਹਮ ਰੈਂਹ ਮੁਕੰਦੇ ॥ ੨੩੪ ॥ 

ਸਿਰੇਪਾਉ ਗੁਰੁ ਦਯੋ, 

ਭੂਪ ਕੋ ਬਡ ਸਚਵਨ ਯੁਤ'। 

ਬਿਦਾ ਪਾਇ ਤਜਿ ਖਿਦਾ', 

ਗਯੋ ਨ੍ਿਪ ਕਰਿ ਸਿਜਦਾ ਨੁਤ'। 

ਦਯੋ ਨਿਕਾਰ ਨਿਰੰਤਰ', 

ਅੰਤਰ ਥਾ ਜੁ ਅੰਤਰਾ'। 

ਗਯੋਂ ਧਾਮ ਨਰ ਬਾਮ ਆਮ', 

ਕਹਿਂ ਧੰਨ ਕੰਤਰਾ' ॥ ੨੫॥ 

ਮੇਲ ਗੁਰੂ ਸਨ, ਕਰਯੋ 

ਖੇਲ ਨਤ ਬਿਗਰ ਸੁ ਜਾਤੀ। 

ਦੇਤੇ ਸਿੱਖ ਉਜਾਰ, 

ਦੂਣ ਕਹਿਲੂਰ ਬਖਯਾਤੀ। 

ਗੁਰੁ ਪੀਰਨ ਸਿਰ ਪੀਰ, 

ਬਲੀ ਅਵਤਾਰ ਬਹਾਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1551 


ਥਪੇ ਉਥਪੇ ਨ ਛਪੇ, 
ਕਪੇ ਜਿਹ ਚਹਿ ਸੋ ਕਾਦਰ' ॥ ੩੬॥ 


ਪਾਛੇ ਨਾਨ ਬਿਬਾਦ, 

ਸ੍ਰਾਦ ਪ੍ਰਸ਼ਾਦ ਛਕਜੋ ਦੁਖ। 
ਭਲੀ ਭਈ ਅਬਿ ਠਈ ਸੰਧਿ, 
ਸਬਿ ਥਈ' ਸਬਿਨਿ ਸੁਖ। 
ਆਛੇ ਅਨਿਕ ਅਕੋਰ, 

ਰਾਜ ਮੈਂ ਤੋਫਾ ਜੇਤੇ। 

ਚੋਖੇ ਚੋਖੇ ਕੰਦ 

ਮੂਲ ਪਠ ਹੈ ਨ੍ਰਿਪ ਤੇਤੇ ॥੩੭॥ 
ਰਾਜ ਕਾਜ ਮੈਂ ਹਿਤ ਸਲਾਹ, 
ਪਠਿ ਦੂਤ ਚਾਹ ਕਰਿ'। 
ਕਬੀ ਕਬੀ ਖੁਦ ਮਿਲੈ, 
ਮਸਲਤੈਂ ਭਿਲੈ ਵਾਹ ਕਰਿ'। 


ਜਦਪਿ ਗੁਰੁ ਸੋਂ ਮੇਲ, 

ਰਾਖ ਹੈ ਭੂਪਤ ਪੂਰੇ। 

ਤਦਪਿ ਮਿਲਾਵੈਂ ਦਿਲ ਨਹਿਂ 
ਤਾਂ ਸੋਂ ਸਤਿਗੁਰੁ ਸੂਰੇ ॥ ੩੮ ॥ 
ਬੀ ਜੋ ਕਰੈ ਪ੍ਰੀਤ, 
ਸ੍ਰਾਰਥ ਲਗ ਭਾਰੀ। 

ਤਾਂਹਿ ਜੁ ਕਰੈ ਵਿਸਾਹੁ, 


ਸੁਖ ਸਥਿ ਦੇਹੀਂ ॥ ੩੯॥ 
ਦੋਹਰਾ: 
ਸੀ ਸਤਿਗੁਰੁ ਕੇ ਘਰ ਵਿਖੇ, 


'ਕਿਸੇ ਨੂੰ ਕਾਇਮ ਕਰਨਾ ਤੇ ਮੇਟਣਾ ਉਨ੍ਹਾਂ ਤੋਂ ਛੁਪਿਆ 
ਨਹੀਂ, ਜਿਸ ਨੂੰ ਚਹੁਣ ਕੱਟ ਦੇਣ ਉਹ (ਕਾਦਰ) ਸਮਰੱਥ 
ਹਨ। 


ਜਦੋਂ ਚਾਹੁੰਦਾ ਹੈ ਕਰ ਲੈਂਦਾ ਹੈ। 


'(ਵਾਹ) ਉਥੇ (ਭਿਲੈ) ਮਿਲ ਕੇ (ਮਸਲਤੈਂ) ਸਲਾਹਾਂ ਕਰ 
ਲੈਂਦਾ ਹੈ। 





1552 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਨ ਹੀ ਦਿਨੋ ਮਝਾਰ। 

ਰੀ ਸੁੰਦ੍ਰੀ ਜੀ ਤੈ ਭਯੋ, 

ਪਰਗਟ ਪੂਤ ਉਦਾਰ ॥ ੪੦ ॥ 

ਸਤ੍ਹ ਸੈ ਚੌਤਾਲੀਏ 

ਮਕਰ ਸੁਕਲ ਤਿਥਿ ਚਾਰ'। 'ਸੰਮਤ ੧੭੪੪ ਮਾਘ ਸੁਦੀ ੪। 

ਭਲੇ ਲਗਨ ਗੂਹ ਉੱਚ ਸਬਿ, 

ਨਿਸਬ ਨਿਸਾ ਭ੍ਹਿਗ ਵਾਰ' ॥੪੧॥ 'ਅੱਧੀ ਰਾਤ ਦਿਨ ਸ਼ੁਕਰਵਾਰ। 

ਜੰਗ ਜੀਤ ਆਏ ਹੁਤੇ, 

ਆਪ ਅਜੀਤ ਅਭੀਤ'। 'ਨਿੱਡਰ। 

ਤਾਂ ਤੇ ਨਾਮ ਅਜੀਤ ਸਿੰਘ, 

ਧਰਯੋ ਸਨੀਤ' ॥੪੨॥ 'ਨੀਤੀ ਸਹਿਤ। 

ਕਬਿੱਤ: 

ਕੀਰਤਿ ਕਰਨ ਕੀ ਲੈ ਧੀਰਤ ਧਰਨ ਕੀ ਲੈ, 

ਸੀਰਤ ਬਰਨ ਕੀ ਅਮੀਰਤ ਸੁਰਿੰਦ ਕੋ'। 'ਕਰਨ (ਕੁੰਤੀ ਦੇ ਉਦਰ ਤੋਂ ਸੂਰਜ ਦੇ ਪੁੱਤਰ) ਤੋਂ ਕੀਰਤੀ ਲੈ 
ਕੇ, ਧਰਤੀ ਦੀ ਧੀਰਜ ਲੈ ਕੇ, ਵਰੁਣ ਦਾ (ਠੰਡਾ) ਸੀਰਤ) 
ਸੁਭਾਉ ਲੈ ਕੇ ਤੇ ਇੰਦੂ ਦੀ ਅਮੀਰੀ ਲੈ ਕੇ। 

ਤੇਜ ਲੈ ਦਿਨੇਸ ਕੋ ਮਜੇਜ ਲੈ ਰਤੇਸ ਕੋ, 

ਅਮੇਜ ਲੈ ਰਮੇਸ ਕੋ ਸੁਖੇਜ ਸੇਜ ਇੰਦੁ ਕੋ'। 'ਸੂਰਜ ਦਾ ਤੇਜ ਲੈ ਕੇ ਕਾਮ ਦਾ (ਮਜੇਜ) ਸੁਭਾਉ ਲੈ ਕੇ, 
ਵਿਸ਼ਨੂੰ ਦਾ ਮਿਲਾਪ ਲੈ ਕੇ ਅਤੇ ਚੰਦ ਦੀ ਸੁਖ ਦੀ ਸੇਜਾ ਲੈ 
ਕੇ। 

ਭੋਜ ਤੈ ਭਲਾਈ ਲੈ ਕੈ, ਓਜ ਮੈਂ ਸੇ ਬੀਰਤਾਈ, 

ਚੋਜ ਮੈਂ ਤੇ ਮੌਜ, ਸੋਜ ਔਜ ਅਲਕਿੰਦ ਕੋ'। 'ਰਾਜੇ ਭੋਜ ਤੋਂ ਭਲਾਈ ਲੈ ਕੇ, ਬਲ ਵਿੱਚੋਂ ਸੂਰਬੀਰਤਾ ਲੈ ਕੇ, 
ਕੌਤਕਾਂ 'ਚੋਂ ਅਨੰਦ ਲੈ ਕੇ, (ਅਲਕਿੰਦ) ਕੁਬੇਰ ਦੀ ਸਮੱਗ੍ਹੀ ਤੇ 
(ਔਜ) ਤੁੱਕੀ ਲੈ ਕੇ। 


ਦਾਸਨ ਦਾ ਚਿੰਦ ਕੋ ਗੁਬਿੰਦ ਮ੍ਰਿਗਿੰਦ ਕੋ, 
ਸਪੁਤ ਥਯੋ ਹਿੰਦੁ ਕੈਰਖੱਜਾ ਧਰਮ ਜਿੰਦੁ ਕੋ! 'ਦਾਸਾਂ ਨੂੰ ਮਨ ਇੱਛਤ ਦੇਣ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 


॥੪੩॥ ਸਪੁੱਤਰ ਪੈਦਾ ਹੋਇਆ ਹੈ, ਹਿੰਦੂਆਂ ਦੇ ਧਰਮ ਤੇ ਜਿੰਦ ਨੂੰ 
ਰਖਣ ਵਾਲਾ। 

ਚੌਪਈ: 

ਸਾਰ ਪਾਇ ਕਰਿ ਨਗਰ ਸਗਰ ਮੈਂ। 

ਬੀਥ' ਬਜਾਰਨ ਡਗਰ” ਬਗਰ ਮੈਂ”। 'ਗਲੀਆਂ। “ਰਸਤਿਆਂ। “ਘਰਾਂ ਵਿੱਚ। 
ਉਤਸ਼ਵ ਕੌਤਕ ਭਏ ਨਵੀਨੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1 


ਨਰ ਨਾਰੀ ਸਬਿ ਆਨੰਦ ਭੀਨੇ ॥੪੪ ॥ 
ਮੰਗਲੀਕ' ਸਬਿ ਸਾਜ ਸਜਾਏ। 

ਸੀਂਚ ਸੁਗੰਧਿ ਧੂਪ ਮਹਕਾਏ। 

ਬਜੈਂ ਬਾਜਨੇ' ਸਜੈਂ ਸ਼ਿੰਗਾਰੈ। 

ਦੂਬ' ਦਧੀ? ਕੁੰਕਮ” ਘਨਸਾਰੈਂ'' ॥੪੫॥ 
ਘਸਿ ਧਰਿ ਥਾਰਿਨਿ ਨਾਰਿ ਅਪਾਰੈਂ। 
ਰਤੀ ਸਤੀ ਸੀ ਅਤੀ ਉਦਾਰੈਂ'। 


ਗਜ ਗਾਮਨਿ ਭਾਮਨਿ ਪਿਕ ਬੈਨੀ'। 


ਚੰਦੁ ਬਦਨ ਮੁਦ ਸਦਨ ਸੁ ਨੈਨੀ' ॥ ੪੬॥ 


ਭੌਂਹ ਧਨਖ ਸਰ ਦ੍ਰਿਗਿ ਕਟਾਛ ਸੈਂ”। 


ਸੁਰ ਨਰ ਮੁਨਿ ਜਨ ਜਿੱਤੈ' ਰਾਛਸੈਂ। 
ਮਿਲਿ ਮਿਲਿ ਟੋਲੀ ਬਾਂਧਿ ਸਹੇਲੀ। 

ਉਮਗ ਉਮਗਿ ਚਾਲੀ ਅਲਵੇਲੀ' ॥੪੭ ॥ 
ਭਰੀ ਸੱਧਰ ਸੂਰ ਮਧਰ ਮਧਰ ਕਰਿ'। 


ਗਾਵਤ ਗੀਤ ਰੀਤਿ ਮੰਗਲ ਵਰ। 
ਗੁਰੁ ਘਰ ਜਾਇ ਬਧਾਈ ਦੇਹੀਂ। 
ਮਾਤ ਗੂਜਰੀ ਮੁਦ ਹੂੰ ਲੇਹੀਂ ॥੪੮ ॥ 
ਨਾਤੀ' ਚਿਰੰਜੀਵ ਅਰਿ ਖਾਪੀ?। 
ਜਗ ਬਖਯਾਤੀ ਭਵੈ' ਪ੍ਰਤਾਪੀ। 
ਤਿਨ ਅਸੀਸ ਲੈ ਸੀਸ ਚਢਾਵੈਂ। 

ਦੈ ਬਖਸ਼ੀਸ਼ ਮਾਨ ਬੈਠਾਵੈਂ ॥੪੯॥ 
ਭਈ ਭੀਰ ਅੰਤਹਿ ਪੁਰਿ' ਮਾਂਹੀਂ। 
ਗਾਇ ਬਜਾਇ ਆਇ ਇਕ ਜਾਹੀਂ। 
ਮਾਤ ਨਾਨਕੀ ਬ੍ਰਿੱਧ ਬਧੇਰੈ। 

ਥਿਰੀ ਮੰਚ' ਅਤਿ ਉਤਸ਼ਵ ਹੇਰੈ ॥੫੦॥ 
ਪਰਪੌਤ੍ਰੇ ਪਿਖਿ ਤਰ ਮੁਦ ਥਾਏ'। 


'ਦੱਭ। “ਦਹੀਂ। “ਕੇਸਰ। ''ਚੰਦਨ। 


'ਰਤੀ (ਕਾਮ ਦੀ ਇਸਤ੍ਰੀ) ਸਤੀ (ਸ਼ਿਵ ਦੀ ਇਸਤ੍ਰੀ) 
ਵਰਗੀਆਂ ਬਹੁਤ ਸੇੇਸ਼ਟ। 

'ਹਾਥੀ ਵਾਂਗ ਚਾਲ ਵਾਲੀਆਂ ਤੇ ਕੋਇਲ ਵਰਗੇ ਬੋਲਾਂ 
ਵਾਲੀਆਂ (ਭਾਮਨਿ) ਇਸਤ੍ਰੀਆਂ। 

'ਚੰਦ ਵਰਗੇ ਮੁਖ ਵਾਲੀਆਂ ਤੇ ਅਨੌਦ ਦਾ ਘਰ ਚੰਗੇ ਨੇਤ੍ਰਾਂ 
ਵਾਲੀਆਂ। 

(ਜਿਨ੍ਹਾਂ ਨੇ) ਭੂਵੱਟਿਆਂ ਰੂਪ ਧਨੁਖ ਤੇ ਨੇਤ੍ਰਾਂ ਦੇ ਕਟਾਖਯ ਰੂਪ 
ਤੀਰਾਂ ਨਾਲ। 

'ਜਿੱਤ ਲਿਆ ਹੈ। 


'ਬੇਫ਼ਿਕਰ ਹੋ ਕੇ। 
ਕੇ। 


'ਪੋਤ੍ਹਾ। “ਵੈਰੀਆਂ ਨੂੰ ਖਪਾਉਣ ਵਾਲਾ। 
'ਹੋਵੇ। 


'ਪਲੌਘ ਤੇ ਬੈਠੀ। 
'ਪੜਪੌਤ੍ਰੇ ਨੂੰ ਦੇਖ ਕੇ ਬਹੁਤ ਅਨੰਦ ਹੋਈ। 





1554 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਿਜ ਪਤਿ ਬਰ ਸਬਿ ਸਫਲ ਲਖਾਏ। 

ਸੀ ਗੁਜਰੀ ਜੀ ਅੰਗ ਨ ਮਾਏ। 

ਬਾਂਟਤ ਪੌਤ੍ਹ ਕੇਰ ਬਧਾਏ ॥੫੧॥ 

ਭੂਸ਼ਨ' ਬਸਨ” ਅਸਨ” ਧਨ ਬਰਤਨ। 
ਦਏ ਦਾਨ ਕਰਿ ਰਖੇ ਨ ਸਰ ਤਨ'। 

ਇਤ ਸਤਿਗੁਰੁ ਢਿਗ ਜਾਚਕ ਗੁਨੀ। 
ਆਵਤ ਰਟਤ' ਸੁਜਸ ਗੁਨਿ ਧੁਨੀ ॥੫੨॥ 
ਦੂਬ ਅਜੂਬ ਬਧਾਈ ਲੇਹੀਂ'। 

ਖੂਬ, ਸਹੂਬ' ਬਿੱਤ ਗੁਰੁ ਦੇਹੀਂ। 

ਮੰਗਲ ਮੁਖੀ ਬਿਦੂਖਕ' ਖੁਸਰੇ?। 

ਅਨਿਕ ਕਲਾ! ਰਚਿ ਲੈ ਧਨ ਉਸਰੇ” ॥੫੩॥ 
ਰਾਗੀ ਪੁੰਜ ਰਬਾਬੀ ਢਾਢੀ। 

ਗਾਇ ਪਾਇ ਹੈਂ ਬਖਸ਼ਸ਼ ਗਾਢੀ। 

ਨਭ ਤੈ ਸੁਮਨ' ਸੁਮਨ” ਬਰਸਾਵੈਂ”। 

ਦੈ ਅਸੀਸ ਨਿਜ ਨਟੀ ਨਚਾਵੈਂ ॥੫੪॥ 
ਬਿਬਿਧਿ ਬਾਜਨੇ' ਬਿਬਿਧ ਬਜੈ ਹੈਂ। 

ਛਯੋ ਕੁਲਾਹਲ' ਨਭ ਧਰ ਮੈਂ ਹੈਂ। 

ਪੁਰ ਅਨੰਦ' ਆਨੰਦ ਪੁਰਿ ਹੋਵਾ। 

ਗਯਾਨ ਸਿੰਘ ਧੰਨ ਜਿਨ ਵਹਿ ਜੋਵਾ ॥੫੫॥ 
ਦੇਸ ਬਿਦੇਸ ਸੁ ਕੀਰਤਿ ਫੈਲੀ। 
ਗੰਗਧਾਰ ਸੀ ਆਨੰਦ ਭੈਲੀ'। 

ਸੁਨਿ ਮਸੰਦ ਸੰਗਤ ਲੈ ਬ੍ਿੰਦੈਂ। 

ਆਇ ਅਕੋਰ ਚਢਾਇ ਬੁਲਿੰਦੈਂ ॥੫੬॥ 
ਦੇਤ ਬਧਾਈ ਲੇਤ ਮਨਿੱਛੈਂ। 
ਸਿਰੇਪਾਉ ਲੈ ਜਾਤ ਸੁਇਛੈਂ। 

ਨਿਜ ਸਭਿ ਸੁਭਟਨ ਕੋ ਗੁਰੁਰਾਈ। 
ਬਖਸ਼ੇ ਕੜੇ ਕਨਕ' ਮੁਦ ਦਾਈ ॥੫੭॥ 
ਗੁਰੁ ਸਨਮੁਖ ਜਾਚਕ ਜੋ ਆਯੋ। 

ਦਾਰਦਿ ਦਰਨ ਦਰਿੱਦੂ ਦਹਾਯੋ'। 

ਭੂਖਨ ਬਸਨ ਖਿਲੌਨੇ ਲੌਨੇ'। 


'ਗਹਿਣੇ। “ਬਸਤ੍ਰ। “ਭੋਜਨ। 
'ਅਪਨੇ (ਤਨ) ਸ਼ਰੀਰ ਪਾਸ (ਸਰ) ਲਕੋ ਕੇ। 


'ਉਚਾਰਦੇ। 

'ਦੱਭ (ਹਰਾ ਘਾਹ) ਤੇ ਅਸਚਰਜ ਵਧਾਈਆਂ ਲੈਂਦੇ ਹਨ। 
'(ਸਹੂਬ) ਬਹੁਤਾ। 

'ਵਿਦਵਾਨ, ਪੰਡਿਤ। “ਮਸਖ਼ਰੇ, ਮਖ਼ੌਲੀਏ। 

'ਖੇਡਾਂ। ?ਉੱਚੇ ਹੁੰਦੇ ਹਨ ਭਾਵ ਖ਼ੁਸ਼ ਹੁੰਦੇ ਹਨ। 


'ਦੇਵਤੇ। “ਫ਼ੁੱਲ। “ਵਰਸਾਉਂਦੇ ਹਨ। 
'ਅਨੇਕ ਤਰ੍ਹਾਂ ਦੇ ਵਾਜੇ। 


'ਖ਼ੁਸ਼ੀ ਦਾ ਡੰਡਰੌਲਾ। 
ਅਨੰਦ ਨਾਲ ਭਰ ਗਿਆ। 


ਸੋਨੇ ਦੀ। 


ਗ਼ਰੀਬੀ ਨੂੰ ਦਲਨ ਵਾਲੇ ਸਤਿਗੁਰਾਂ ਨੇ ਗ਼ਰੀਬੀ ਸਾੜ ਦਿੱਤੀ। 
'ਸੁੰਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਘਰੇ ਅਤਨ ਜਨੁ ਰਤਨ ਜਟੌਨੇ' ॥੫੮॥ 
ਸਿੱਖ ਸੰਬੰਧੀ ਮਿੱਤਰ ਪਯਾਰੇ। 
ਅਰਪਤਿ ਆਇ ਨਿੱਤ ਮੁਦ ਧਾਰੇ। 
ਭੀਮਚੰਦ ਸਾਨੰਦ ਬੁਲੈਦੈਂ। 

ਦਏ ਆਪ ਆ ਪੁਰਿ ਆਨੰਦੈਂ ॥੫੯॥ 
ਮੌਰ ਸਢੌਰ ਪੀਰ ਪਠਵਏ'। 

ਕੌਰ ਪੰਜਾਬ ਤੌਰ ਸੁਨ ਨਏ'। 

ਨਾਹਣੇਸ ਨਿਰਿਪ, ਫਤੇ ਸ਼ਾਹਿ ਕੈ। 

ਸੰਧਿ ਕਰਨ ਹਿਤ ਪਠੇ ਚਾਹਿ ਕੈ ॥੬੦॥ 
ਇਕ ਇਕ ਪਾਠਾ ਅੱਸ੍ਹ' ਪਠਾਏ। 

ਕਰਿ ਕੈ ਅਰਜ਼ ਕਬੂਲ ਕਰਾਏ। 

ਜੇਤਿਕ ਧਨ ਥਾ ਗੁਰੂ ਲੁਟਾਯੋ। 

ਤਿਸ ਤੈ ਦਸ ਗੁਨ ਪੁਨ ਗੁਨਿ ਆਯੋ ॥੬੧॥ 
ਜ਼ੇਵਰ ਤੇਵਰ ਅਨਿਕ ਪੁਕਾਰੈਂ। 

ਮਾਤੈਂ ਮਹਿਲੈਂ ਮਿਲੇ ਅਪਾਰੈਂ। 


ਮਾਤ ਨਾਨਕੀ ਗੁਜਰੀ ਦਾਨੀ'। 

ਸ੍ਰੀ ਜੀਤੋ ਜੀ ਸੌਂਤ' ਸਜਾਨੀ ॥੬੨॥ 
ਨਿਰਖ ਨਿਰਖਿ ਬਾਲਕ ਕੋ ਪੁਤਿ ਨਿਤ। 
ਹਰਖ ਹਰਖਿ ਹਿਯ ਪਰਖ ਪਰਖਿ ਹਿਤ। 
ਮਹਿਦ ਮੋਦ ਮਹਿੰਰਹਿ ਗਲਤਾਨੀ। 

ਪਾਲਤ ਲਾਲਤ' ਅਨਿਕ ਬਿਧਾਨੀ ॥। ੬੩ ॥ 


ਜ਼ੇਵਰ ਜਬਰ' ਜਵਾਹਰ ਜਰੇ। 

ਕਰ' ਗਰ? ਕਟਿ” ਪਗ'' ਜਗਮਗ ਕਰੇ। 
ਝੀਨ' ਨਵੀਨ ਬਸਨ ਕੀ ਝਗੀਆਂ। 
ਪਹਿਰਾਵਤ ਭਾਵਤ ਮੁਦ ਪਗੀਆਂ' ॥ ੬੪ ॥ 
ਕਿਤਿਕ ਮਾਸ ਇਮ ਖਾਸ ਬਿਤਾਏ। 

ਅਵਧਿ ਅਨੰਦ' ਕੌਨ ਕਵਿ ਗਾਏ। 

ਨ੍ਰਿਪ ਕਾ ਮੇਲ, ਬਾਲ ਬਿਦਤਾਵਨ। 

ਗਾਇ ਅੱਧਯਾਇ ਸੁ ਕੀਨ ਥਿਰਾਵਨ ॥ ੬੫ ॥ 


'ਜਾਣੋ (ਅਤਨ) ਕਾਮ ਦੇਵ ਨੇ ਘੜ ਕੇਰਤਨ ਜੜੇ ਹਨ। 


'ਸਢੌਰੇ ਦੇ ਸ਼੍ਰੋਮਣੀ ਪੀਰ (ਬੁੱਧੂ ਸ਼ਾਹ) ਨੇ ਭੇਜੇ। 
ਨਵੀਂ ਤਰ੍ਹਾਂ ਦੇ ਸੁੰਦਰ। 


'ਲਾਡ ਕਰਦੀ ਹੈ। 

'ਬਹੁਤੇ। 

'ਹੱਥ। “ਗਲ। “ਲੱਕ। ''ਪੈਰਾਂ ਵਿੱਚ। 
'ਬਰੀਕ। 

ਅਨੰਦ 'ਚ ਲੀਨ ਹੋਈਆਂ। 


'ਅਨੰਦ ਦੀ ਹੱਦ। 


1555 





1556 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨ੍ਰਿਪ ਸੋਂ ਮੇਲ, ਅਜੀਤ ਸਿੰਘ 
ਜਨਮ', ਪੁਸੰਗ ਬਰਨਨੰ ਨਾਮ ਸਤਵੰਜਵੋਂ ਬ੍ਰਿਸਾਮ ॥੫੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) | ਕਿ 


੫੮. (ਠੱਗਾਂ ਨੂੰ ਪਕੜਨਾ, ਨਦੌਣ ਦਾ ਜੰਗ) 


ਕਬਿੱਤ: 
ਜਾਇ ਸੇਤ ਬੰਧ ਨਿਜ ਕੰਧ ਪੈ ਉਠਾਇ ਗੰਗ, 
ਦ੍ਰਾਰਕਾ ਦਹਾਇ ਅੰਗਰੰਗ ਬਦਲਾਈਏ'। 


ਬੱਦਰੀ ਕਿਦਾਰ ਕੋ ਦਿਦਾਰ ਕਰਿ ਬਾਰ ਬਾਰ, 
ਕੰਦਰ ਅੰਦਰ ਬਸ ਕੰਦ ਮੂਲ ਖਾਈਏ। 

ਨਾਂਗੇ ਪਗ ਜਾਇ ਕੈ ਜਗਨ ਨਾਥ ਮਾਥ ਨਾਇ, 
ਜਪ ਤਪ ਜੋਗ ਜਗਯ ਅਨਿਕ ਕਮਾਈਏ। 
ਪਾਈਏ ਸਬਿਨਿ ਫਲ ਪਲਕ ਝਲਕ ਮਾਂਹਿ', 
ਸੰਤ ਸੰਗ ਕਰਿ ਜੋ ਪੈਰੰਗ' ਮਨ ਲਾਈਏ ॥੧॥ 
ਮਰਹਟਾ ਛੰਦ : 

ਏਸ ਅਧਯਾਇ ਮਝਾਰੈਂ। 

ਪੁਰਿ ਅਨੰਦ ਗੁਰੁ ਪੁਰਬ ਬਿਸਾਖੀ, 

ਮੇਲਾ ਭਯੋ ਅਪਾਰੈਂ। 

ਉਚ ਨੌਰ ਥਿਰਿ ਗੁਰੂ ਗੌਰ', 

ਸਿਖ ਦੈ ਦਿਦਾਰ ਨਿਸਤਾਰੇ। 

ਠੱਗਨ ਖੀਸੇ ਕਟੇ ਸਿੱਖਨ ਕੇ, 

ਗੁਰੁ ਢਿਗ ਆਇ ਪੁਕਾਰੇ ॥੨॥ 

ਧੋਤੀ ਲਾਂਬੀ ਤਿਲਕ ਫਟਾਕੈਂ' 

ਮਾਲ ਸਟਾਕੈਂ! ਫੇਰਤ। 

ਪਗੀਆ ਲਾਲ ਕੰਠਿ ਕੰਠੀ ਬ੍ਰਿੱਧ', 


ਰਹੇ ਪੀਟ ਵਹਿ' ਢੀਠ ਨ ਮਾਨੇ 
ਖੀਸੇ ਸਰ ਨਿਕਲਾਏ' ॥੩॥ 
ਕਰਯੋ ਕੈਦ ਵਹਿ ਕਹਿ ਗੁਰੁ ਵੈਸੇ, 


'ਜੇਕਰ ਗੰਗਾ ਨੂੰ ਮੋਢਿਆਂ 'ਤੇ ਚੁੱਕ ਕੇ ਸੇਤਬੰਧ ਤੀਰਥ 'ਤੇ 
ਚਲੇ ਜਾਈਏ ਅਤੇ ਦੁਆਰਕਾ 'ਚ ਅੰਗਾਂ ਨੂੰ (ਦਹਾਇ) 
(ਛਾਪਿਆਂ ਨਾਲ) ਸਾੜ ਕੇਰੰਗ ਬਦਲਾ ਲਈਏ। 


!'ਪਲਕ ਦੇ ਫਰਕਣ ਜਿੰਨੇ ਚਿਰ ਵਿੱਚ। 
'ਪ੍ਰੈਮ ਨਾਲ। 


'ਫੱਟੀਆਂ ਵਾਲੇ ਤਿਲਕ ਕੀਤੇ ਹਨ। 
'(ਸਟਾਕੈਂ) ਛੇਤੀ ਛੇਤੀ ਮਾਲਾ ਫੇਰਦੇ ਹਨ। 

ਗੱਲ 'ਚ (ਬ੍ਰਿਧ) ਮੋਟੇ ਮੋਟੇ (ਮਣਕਿਆਂ ਦੀਆਂ) (ਕੰਠੀ) 
ਮਾਲਾਂ ਹਨ। 

'ਇਸ ਤਰ੍ਹਾਂ ਦਾ (ਬੰਦਾ) ਦੇਖਕੇ। 


ਉਸ ਨੂੰ ਮਾਰ ਰਹੇ। 
'(ਸਰ) ਪੰਜ ਖੀਸੇ ਨਿਕਲ ਆਏ। 





1558 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰ ਗਹਾਏ ਤੀਨੇ। 

ਬੂਝੇ ਗੁਰੂ ਸਿਖਨਿ' ਤੁਮ ਜਾਨਤ 
ਥੇ, ਕਿਉਂ ਕਾਟਨ ਦੀਨੇ। 

ਬੋਲੇ ਗੁਰੁ ਇਨਿ ਮੰਨਤ ਹਮਰੀ, 

ਤ੍ ਤੈ ਖੀਸੇ ਕਾਟਨ। 

ਹੇਤ ਕਰੀ, ਹਮ ਤੌ ਨ ਹਟਾਏ, 
ਬਢੇ ਤੁ ਕੀਨੇ ਡਾਟਨ ॥ ੪॥ 

ਸਭਾ ਬੀਚ ਗੁਰੁ ਇਮ ਜਬਿ ਭਾਖਯੋ, 
ਪੁਨ ਵਹਿ ਪੁਛੇ ਬੁਲਾਏ। 

ਕਹਯੋ ਉਨੈ ਦਿਢ ਸਹੀ ਯਹੀ ਹੈ, 
ਜੋ ਗੁਰੁ ਕਹੀ ਸੁਨਾਏ। 

ਸੁਨਿ ਸਭਿ ਸਭਾ-ਸਦਯ' ਹਰਖਾਨੇ, 
ਗੁਰੁ ਸੁਬਗੱਜ ਪਛਾਨੇ। 


ਗਹਿ ਪਗ ਕਹਯੋ ਤੁਮਾਰੀ ਗਤ ਮਿਤ, 


ਤੁਮ ਬਿਨ ਕੋਇ ਨ ਜਾਨੇ ॥੫॥ 
ਜਾਨੀ ਜਾਨ ਜਹਾਨੀ' ਗਜਾਨੀ, 
ਕਰਤ ਚ਼ਰਿਤ ਨਰ ਤਨ ਕੇ। 

ਹਰਿ ਗਕਾਨ ਇਨਸਾਫ ਕਰੈਂ ਪਭ, 
ਇਮ ਨਿਤ ਪੁਤਿ ਬਹੁ ਜਨ ਕੇ। 
ਦੇਸ ਬਿਦੇਸ ਵਿਸੇਸ ਘਰੋ ਘਰ, 
ਫੁਲੀ ਮਾਲਤੀ ਕੀਰਤਿ'। 

ਕਵਿਤਾ ਰਚਿਤ ਬਚਿੱਤੁ ਮਨੋਹਰ, 
ਪਿਖਿ ਮੁਦ ਹੂਂ ਕਵਿ ਧੀਰਤ' ॥੬॥ 
ਅਲੌਕਾਰ ਨਵਰਸ ਬਰਨਤ ਸੁਠ, 
ਉਕਤਿ ਅਨੂਠੀ' ਲਯਾਵੈਂ। 

ਦਰਬ ਮਾਨ ਗੁਨੀਅਨ ਕੋ ਦੈਂ ਬਹੁ, 
ਰਾਖੈਂ ਢਿਗ ਹੁਲਸਾਵੈਂ”। 

ਪੀਰ ਫਕੀਰ ਸੰਨਯਾਸੀ ਜੋਗੀ, 
ਬੈਰਾਗੀ ਬਹੁ ਆਵੈਂ। 


ਅਜ਼ਮਤ ਪਿਖੈਂ ਪਿਖਾਹਿਂ ਅਨਿਕਧਾ', 


ਸਿਖਾਂ ਨੇ ਗੁਰਾਂ ਤੋਂ ਪੁੱਛਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਖ ਹਰਖ ਫਿਰ ਜਾਵੈ ॥ ੭ ॥ 
ਸੁਨੋ ਕਥਾ ਅਥਿ ਔਰ ਚਾਲੀ, 
ਸਿਦਕੀ ਸਿੱਖ ਉਦਾਰੈਂ। 

ਨੌਮ ਗੁਰੂ ਜਬਿ ਤੈ ਸਿਰ ਦੀਨੋ, 
ਹਿੰਦੁ ਧਰਮ ਰਖਵਾਰੈਂ। 

ਤਬਿ ਤੈ ਬਿਪਤਿ ਪਰੀ ਨੌਰੰਗ ਕੋ, 
ਭਾਰੀ ਖਰੀ ਮਹਾਂਹੀਂ। 

ਮਿਲੀ ਨ ਫੁਰਸਤ' ਤੁਰਕ ਕਰਨ ਕੀ, 
ਹਿੰਦੁਨ ਕੋ ਫਿਰ ਤਾਂਹੀਂ' ॥੮॥ 
ਤਾਨੇ ਸ਼ਾਹਿ ਹੈਦਰਾਬਾਦੀ, 

ਸੂਬਾ ਬਿਗਰਜੋ ਭਾਰਾ। 

ਉਤ ਟੀਪੂ ਸੁਲਤਾਨ ਕੇਰ ਸੁਤ, 
ਬਾਗੀ ਭਯੋ ਕਰਾਰਾ। 

ਔਰ ਮੁਲਕ ਵਿਚ ਰਾਜੇ ਕੇਤੇ, 
ਦੁਸ਼ਮਨ ਸ਼ਹਿ ਕੇ ਹੂਏ। 

ਗੁਰੁ ਸਰਾਪ ਤੈ ਅਗਨਿ ਬਾਂਸ 
ਜਯੋਂ, ਆਪਹਿ ਲਰਿ ਮੂਏ ॥ ੯॥ 
ਆਖਰ ਔਰੰਗ ਖੁਦ ਦਿੱਲੀ ਤੇ, 
ਜਮ ਦਿਸ' ਪਯਾਨਾ ਕੈ ਕੈ। 
ਕਿਲੇ ਗੋਲ ਕੁੰਡੇ ਪਰ ਦੱਖਣ, 
ਪਹੁੰਚਯੋ ਦਲ ਬਡ ਲੈ ਕੈ। 

ਸਾਰ ਪਾਇ ਕਰ' ਲੈਨੇ ਪਠਯੋ, 
ਮੀਆਂ ਖਾਨ ਦੈ ਸੈਨਾ। 
ਗਯੋਂ ਕਰਤ ਬੇਚੈਨਾ ॥ ੧੦ ॥ 
ਅਲਫ ਖਾਨ ਕੋ ਦੈ ਬਹੁ ਸੈਨਾ, 
ਇਨਿ ਭੂਪਨ ਪਰ ਪਠਯੋ। 
ਘੇਰਸੋ ਆਇ ਕਾਂਗੜਾ ਜਬਿ ਉਨਿ, 
ਤਬਿ ਕ੍ਰਿਪਾਲ ਇਮ ਠਟਸੋ'। 

ਦੈ ਕਿਛੁ ਦਰਬ ਮੇਲ ਕਰਿ, ਤਾਂ ਕੋ 


1559 





1560 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੀਮ ਚੰਦ ਪਰ ਪ੍ਰਰਯੋ। 

ਉਨਿ ਨਦੌਣ ਢਿਗ ਉਤਰਿ, ਦੂਣ 
ਕਹਿਲੂਰ ਭੀਮ ਸਸਿ ਘੇਰਯੋ ॥੧੧॥ 
ਕਹਯੋ ਭੀਮ ਸਸਿ ਸਨੇ ਸਨੇ ਲਿਹੁ, 
ਇਕ ਦਮ ਦੈ ਨ ਮੁਹਾਲੈਂ”। 


ਨਹਿ ਮਾਨੀ ਉਨਿ ਜੁਲਮ ਕਰਯੋ ਬਹੁ, 


ਬਢ ਗਈ ਰਾਰਿ' ਬਿਸਾਲੈਂ। 

ਸੋ ਲਰ ਰਹਯੋ ਨ ਭਯੋ ਮੁਲਕ ਸਰ', 
ਕਈਕ ਸਾਲ ਬਿਤੀਏ। 

ਇਹੁ ਹਲਚਾਲ ਨਿਹਾਲ ਗਿਰੀਸਨ', 
ਸ਼ਾਹੀ ਟਕੇ ਨ ਦੀਏ ॥੧੨॥ 

ਕਠ ਗੜ੍ਹ ਮੈਂ ਕੱਠ ਕਰਿ ਕੈ ਨ੍ਰਿਪਨਿ, 
ਜੰਗ ਸੰਗ ਤਿਸ ਚਾਹਾ। 

ਪਠਿ ਬਜੀਰ ਇਮ ਪ੍ਰਾਹਾ'। 

ਸਾਹਿਬ ਸ਼ਕਤਿ ਭਗਤ ਰੱਖਕ ਤੁਮ, 
ਮੁਹਿ ਅਭਗਤ ਕੀ ਬਾਰੀ'। 


ਦੀਨ ਦਾਲ ਸਰਣ ਪੁਤਿ ਪਾਲਕ, 
ਮਾਲਕ ਚਾਲਕ' ਭਾਰੀ ॥ ੧੩॥ 
ਹਮ ਝੂਠੇ ਰਾਜਾ ਕਹਿਲਾਵਤ, 

ਆਪ ਸ਼ਹਿਨਸ਼ਾਹ ਸਾਚੇ। 

ਕਾਮੀ ਕੁਟਿਲ ਕੁਗਾਮੀ' ਕ੍ਰਿਤਘਨ, 
ਕੂਰ ਕੁਨੀਤੀ' ਕਾਚੇ। 

ਹਮਰੇ ਔਗਨ ਗਨਜੋ ਨ ਪੁਭੁ ਜੀ, 
ਅਪਨਾ ਬਿਰਦ ਸੰਭਾਰੋ। 

ਰਹੈਂ ਗੁਲਾਮ ਬਨੇ ਹਮ ਸਦ ਤੁਮ, 
ਅਬਿ ਇਹੁ ਲੱਜਯਾ ਪਾਰੋ ॥੧੪॥ 
ਤਰਕੈਂ ਹਰਾਇ ਛੁਡਾਇ ਕਰਾ ਇਹੁ, 
ਲੈ ਤੁਮ ਲੰਗਰ ਪਾਯੋ। 


'ਮੁਸ਼ਕਲ। 


!'ਲੜਾਈ। 
'ਫ਼ਤਹ। 


'ਪਹਾੜੀ ਰਾਜਿਆਂ ਨੇ ਇਹ ਗੜਬੜ ਦੇਖ ਕੇ। 


'ਕਿਹਾ। 


'ਹੁਣ ਮੇਰੀ ਭਗਤੀ ਤੋਂ ਹੀਣੇ ਦੀ ਵਾਰੀ ਹੈ। (ਮੇਰੀਰੱਖਿਆ 


ਕਰੋ)। 


'ਚਲਾਉਣ ਵਾਲੇ, ਪ੍ਰੇਰਕ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1561 


ਪੋਚ' ਅਸੋਚ” ਕਟੋਚ ਤੁਰਕ ਕੋ, 

ਲੈ ਚਫਾਇ ਇਤ ਆਯੋ। 

ਭਵੋਂ ਸਹਾਇ ਆਇ ਗਜ ਜਜੋਂ ਅਬਿ, 
ਆਪ ਕਈ ਬਿਰ ਭਾਖਾ। 

ਤੁਰਕਨ ਕੋ ਹਮ ਨਸ਼ਟ ਕਰਹਿੰਗੇ, 
ਭਯੋ ਸਮਯ ਅਭਿਲਾਖਾ' ॥ ੧੫॥ 
ਹਮੈ ਭਰੋਸ ਆਪ ਜੀਤਹੁੰਗੇ, 

ਇਹੁ ਕਯਾ ਤੁਰਕ ਵਿਚਾਰੇ। 

ਰੂਮ ਸ਼ਾਮ ਲੌ ਜੇ ਮਿਲ ਐਹੈਂ, 
ਜੈਹੈਂ ਤੋ ਭੀ ਹਾਰੇ। 

ਬਿਨੈ ਪੱਤਰ ਪਢਿ ਧੀਰਜ ਦੈ ਪੁਭੂ, 
ਬੋਲੇ ਡਰ ਨਹਿ ਕੀਜੈ। 

ਛੱਤੀ ਪਨੋ ਨਿਬਾਹੋ ਪੂਰਾ, 

ਮੁਹਿ ਭੀ ਪੁਗਯੋ ਲਖੀਜੈ' ॥੧੬॥ 
ਗੁਰੁ ਬਚ ਪਾਹਨ ਲੀਕ ਸਚਵ ਲਖਿ', 


ਜਾਇ ਭੂਪ ਪ੍ਰਤਿ ਭਾਖਾ। 

ਭਵੋਂ ਨ ਚਿੰਤਤ ਕੱਲ ਕੋ ਸਤਿਗੁਰੁ, 
ਐਹੈ ਤੁਮਰੋ ਰਾਖਾ। 

ਭੀਮ ਚੰਦ ਸੁਨਿ ਭਯੋ ਦਹਿ ਗੁਨੋ, 
ਭਬਕ ਉਠਿਓ ਸਮ ਭੀਮੈਂ”। 
ਦੁਹਿਰੀ ਚੋਬ ਲਾਇ ਦੁੰਦਭਿ ਪੈ, 
ਦਲ ਬਟੋਰਿ ਸਬਿ ਧੀਮੈਂ” ॥੧੭॥ 
ਰਾਮ ਸਿੰਘ ਜਸਵਾਲੀ ਚਢ੍ਯੋ, 
ਅਰ ਗਜ ਸਿੰਘ ਬਲਕਾਰੇ'। 
ਜਸਰੋਟੀ ਸੁਖ ਦੇਵ, ਪ੍ਰਿਥੀ ਸਸਿ 
ਡਢਵਾਲੀ ਭਬਕਾਰੇ। 

ਚਢਯੋ ਸਸੈਨ ਗੋਪਾਲ ਗੋਲੇਰੀ, 
ਹੰਡੂਰੀ ਰਿਸ ਕਢ ਕੈ'। 

ਢਿਗ ਨਦੌਣ ਢੁਕਵਾਇ ਨਗਾਰੇ, 


'ਪਹੁੰਚਿਆ ਜਾਣੋ। 
'ਵਜ਼ੀਰ ਨੇ ਗੁਰਾਂ ਦੇ ਬਚਨ ਪੱਥਰ ਦੀ ਲੀਕ ਵਾਂਗ ਸੱਚੇ ਜਾਣ 
ਕੇ। 


'ਭੀਮ ਸੈਨ ਵਾਂਗ। 


!ਧੀਰਜ ਨਾਲ ਸਾਰਾ ਦਲ ਇਕੱਠਾ ਕੀਤਾ। 


'ਬਲੀ। 





1562 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਰੇ ਅੱਗੂ ਹੈ ਬਢ ਕੈ ॥੧੮॥ 

ਗਢ ਸਮ ਸੰਘਰ ਕੀਨੋ'। 

ਉਚੀ ਨੌਰ ਗੌਰ ਤਰੁ' ਕਟ ਕੇ, 

ਬਾੜਾ ਬਡ ਰਚ ਲੀਨੋ'। 

ਗੋਰੀ ਤੀਰ ਨ ਜਿਸ ਮੈਂ ਲਾਗੈ, 

ਲਖ ਕਰਿ' ਆਗੈ ਆਏ। 

ਇਤ ਤੈ ਦਲ ਓਰੜ' ਢਿਗ ਢੁੱਕਯੋ, 

ਭੀਮ ਸਸੀ ਕੋ ਜਾਏ ॥੧੯॥ 

ਭੁਜੰਗ ਪੁਯਾਤ ਛੱਦ: 

ਚਲੇ ਤੀਰ ਗੋਲੀ ਭਲੇ ਥੋਰ ਥੋਰੈਂ”। 

ਬਜੈਂ ਬਾਦ ਗਾਢੇ' ਮਨੋਂ ਮੇਘ ਘੋਰੈਂ?। 

ਇਨੋ ਕੇ ਉਨੈਂ ਨਾ ਲਗੈ ਨਾਖ' ਕੋਊ। 

ਰੁਕੇ ਕਾਠ ਕੇ ਠਾਠ ਮੈਂ' ਰੈਂਹ ਸੋਊ ॥੨੦॥ 
ਉਨੋ ਕੇ ਇਨੈ ਆਇ ਕੈ ਘਾਇ ਡਾਰੈ”। 
ਇਹੀ ਸੋਚ ਕੈ ਤੇ ਹਟੇ ਯੇ ਪਿਛਾਰੈਂ। 

ਲਰੇ ਦੂਰ ਦੂਰੋਂ ਖਰੇ ਦੇਰ ਤਾਂਈਂ। 

ਨਹੀਂ ਪੇਸ਼ ਜਾਈ ਜਬੈ ਯੋਂ ਲਖਾਈ' ॥ ੨੧॥ 
ਤਬੈ ਭੀਮ ਚੰਦੈਂ ਹੱਲਾ ਕੈ ਬੁਲੈਦੈਂ। 

ਲਏ ਸੂਰ ਚਿੰਦੈਂ ਬਢਯੋ ਅੱਗੂ ਫੰਦੈਂ'। 

ਇਕੈ ਬਾਰ ਤੈ ਬਾਰ ਪੈ ਬਾਰ ਝਾਰੀ'। 


ਰਖੀ ਕਾਠ ਰੋਕੀ ਲਖੀ ਨਾ! ਅਗਾਰੀ ॥ ੨੨॥ 
ਅਗੇ ਤੈ ਕ੍ਰਿਪਾਲ ਤਜੇ ਤੀਰ ਗੋਰੀ। 
ਮਹਾਂ ਕੋਪ ਕੈ ਕੈ, ਅਤੈ' ਦੈ ਸੁ ਜੋਰੀ। 

ਪਏ ਮੇਂਹ ਨਜਾਈਂ' ਗਏ ਬੇਧ ਅੰਗੈਂ। 

ਘਨੇ ਜ੍ਰਾਨ ਘੋਰੇ ਬਨੇ ਅੰਗ ਭੰਗੈਂ ॥ ੨੩॥ 
ਤਬੈ ਰਾਮ ਸਿੰਘੰ ਸਸੀ ਭੀਮ ਕੋਪੇ। 

ਥਏ ਜੰਗ ਥੰਭੇਰਣੰ ਪਾਉਂਰੋਪੇ'। 

ਬਡੋ ਹੇਲ ਕੈ ਕੈ ਬਡੀ ਬਾਰ ਝਾਰੀ। 


'ਕਿਲ੍ਹੇ ਵਾਂਗ ਜੰਗ ਕੀਤਾ। 
'ਵੱਡੇ ਦਰੱਖ਼ਤ। 
'ਵੱਡਾ ਵਾੜਾ ਬਣਾ ਲਿਆ। 


(ਉਸ ਵਿੱਚੋਂ) ਲੈਘ ਕੇ। 
'ਉੱਛਲ ਕੇ। 


ਚੰਗੀ ਤਹਾਂ ਥੋੜ ਥੋੜ੍ਹੇ 

'ਤਕੜੇ ਵਾਜੇ। “ਜਾਣੋਂ ਬੱਦਲ ਗੱਜਦਾ ਹੈ। 
'ਲੈਘ ਕੇ। 

'ਕਾਠ ਦੇ ਠਾਠ (ਸਾਮਾਨ) ਵਿੱਚ। 

ਮਾਰ ਸੁੱਟਦੇ ਹਨ। 


'ਜਾਣੀ। 

'ਮਨ ਇੱਛਤ ਸੂਰਮੇ (ਨਾਲ) ਲੈ ਕੇ ਛਾਲ ਮਾਰ ਕੇ ਅੱਗੇ ਵਧੇ। 
ਇੱਕੋ ਵੇਰਾਂ (ਉਨ੍ਹਾਂ ਦੀ ਕੀਤੀ ਹੋਈ) ਵਾੜ ਉੱਤੇ ਬੰਦੂਕਾਂ ਦਾ 
ਇਕੱਠਾ ਵਾਰ ਮਾਰਿਆ। 

'ਲੋਘੀ ਨਾ। 

'ਬਹੁਤਾ। 


'ਬੱਦਲ ਵਾਂਗ। 


ਜੰਗ 'ਚ ਪੈਰ ਜਮਾ ਕੇ ਜੰਗ ਦੇ ਥੰਮ੍ਹ ਬਣ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਯੋ ਤੋਰ ਬਾਰਾ' ਕਿਛੂ ਹੈ ਅਗਾਰੀ ॥ ੨੪ ॥ 
ਦਈ ਦੀਹ ਹੂਹੰ' ਢੁਕੇ ਬਾਰ ਨੇਰੇ। 

ਤਬ ਹੀ ਕ੍ਰਿਪਾਲ ਕਹਜੇ ਊਚ ਟੇਰੇ। 

ਕਹਾਂ ਬੀਰ ਦੇਖੋ ਖਰੇ ਖਾਂ ਅਲੱਫੈਂ। 

ਲਰੋਂ ਜੋਰ ਦੈ ਕੈ ਕਰੋ ਸਫਨਿ ਸੱਫੈਂ! ॥ ੨੫॥ 
ਤਬੈ ਰੋਹ ਮੱਤੇ ਸਬੈ ਤੇਜ ਤੱਤੇ। 

ਪਰੇ ਧਾਇ ਕੈ ਆਇ ਕੈ ਜੋਰ ਘੱਤੇ। 

ਕੜਾ ਕਾੜ ਗੋਰੀ ਉਭੇ ਓਰਿ' ਚੱਲੀ। 

ਦੜਾ ਦਾੜ ਡਿੱਗੇ ਘਨੇ ਬੀਰ ਬੱਲੀ ॥ ੨੬ ॥ 
ਉਨੈ ਮਾਰ ਪਾਛਾਰ ਕੈ ਤੁੰਡ ਫੇਰੇ'। 

ਹਟੇ ਯੇ ਪਿਛਾਰੀ ਡਟੇ ਹੈ ਉਚੇਰੇ ॥੨੭॥ 


ਸੈਯਾ: 

ਕੁਪ ਕੈ ਕਹਿਲੂਰ ਪਤੀ ਰੁਪ ਕੈ', 
ਗਿਰ ਉਪਰ ਬੰਬ' ਬਜਾਨ ਲਗਜੋ। 
ਬਹੁ ਬੀਰਨ ਭੀਰ ਲਏ ਨਿਜ ਤੀਰ', 
ਬੰਦੂਕ ਅਚੂਕ ਤਜਾਨ ਲਗਜੋ। 

ਗਿਰ ਓਟ ਬਚਾਇ ਰਹਿਓ ਨਿਜ ਕੈ, 
ਖਿਜ ਕੈ ਸਰ ਓਘ' ਚਲਾਨ ਲਗਜੋ। 
ਅਰਿ ਘਾਨ ਲਗਜਯੋ' ਘਮਸਾਨ ਪਗਜਯੋ? 
ਸੱਤ੍ਰਾਨ ਅਗਜੋਂ' ਸੁ ਦਬਾਨ ਲਗਯੋ ॥ ੨੮॥ 
ਰਦ ਪੀਸਤ ਰੀਸਤ ਚੀਸਤ ਹੈ', 

ਹਟ ਆਵਤ ਦੀਸਤ ਹੈਂ ਭਟ ਜੇ। 

ਹਿਲ ਕੈ ਮਿਲ ਕੈ ਪਿਲ ਕੈ ਤਿਨ ਸੋਂ, 
ਖਿਲ ਕੈ ਢਿਲ ਕੈ ਬਿਨ ਕੈ ਗਟ ਸੋ'। 


ਵੱਟ ਕੈ ਸੁ ਕਸੀਸ ਪਰੈਂ ਹਟ ਕੈ 
ਝਟਕੈ ਫਟਕੈਂ ਨ ਟਿਕੈਂ ਨਟ ਸੋਂ'। 
ਚਟ ਕੈ ਪਟ ਕੈ ਪਟਕੈਂ ਧਰ ਪੈ, 


੨੩੪ _ ੨੩੪ ੨੩੪ 


ਭਟਕੈਂ ਦੱਟਕੈਂ ਅਟਕੈਂ ਅਟ ਸੋ' ॥ ੨੯ ॥ 


(ਸਫ਼ਨਿ) ਕਤਾਰਾਂ ਨੂੰ (ਸੱਫੈਂ ) ਸਾਫ਼ ਕਰ ਦਿਉ। 


'ਦੋਹਾਂ ਪਾਸਿਆਂ ਤੋਂ। 


ਮੂੰਹ ਮੋੜ ਦਿੱਤੇ। 


(ਪੈਰ) ਜਮਾ ਕੇ। 


ਧੈਂਸਾ। 
'ਆਪਣੇ ਕੋਲ। 


ਸਾਰੇ ਤੀਰ। 

ਵੈਰੀਆਂ ਨੂੰ ਮਾਰਨ ਲੱਗਾ। “ਜੰਗ 'ਚ ਲੀਨ ਹੋ ਕੇ। 
'ਵੈਰੀਆਂ ਨੂੰ ਅੱਗੋਂ। 

'ਗ਼ੁੱਸੇ ਨਾਲ ਦੰਦ ਪੀਹ ਕੇ (ਚੀਸਤ) ਦੁਖੀ ਹੁੰਦਾ ਹੈ। 


1563 


ਆਪਣੀ ਥਾਂ ਤੋਂ ਹਿੱਲ ਕੇ ਤਿਨ੍ਹਾਂ ਨਾਲ ਮਿਲ ਕੇ (ਪਿਲ ਕੈ) 
ਤਤਪੱਰ ਹੋ ਕੇ (ਖਿਲ ਕੈ) ਗਰੋਹ ਬੰਨ੍ਹ ਕੇ ਬਿਨਾ ਦੇਰੀ ਤੋਂ 


(ਸੋਂ) ਉਹ (ਗਟ) ਵਿਉਂਤ (ਕੈ) ਬਣਾ ਕੇ। 


'ਛੇਤੀ ਪਛਾੜ ਦਿੰਦੇ ਹਨ, ਨਟ ਵਾਂਗ ਟਿਕਦੇ ਨਹੀਂ। 


'ਚਟ ਪਟ ਕਰ ਕੇ ਭਾਵ ਛੇਤੀ ਕਰ ਕੇ ਧਰਤੀ 'ਤੇ ਪਟਕਾ ਕੇ 
ਮਾਰਦੇ ਹਨ, (ਦੱਟ ਕੈ) ਹੱਲਾ ਕਰ ਕੇ (ਦਟਕੈਂ) ਦੌੜਦੇ ਹਨ 





1564 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਰਿ ਘਾਵਤ ਜਾਵਤ ਦਾਉ ਬਚਾਵਤ, 
ਭਾਵਤ ਬੀਰ' ਲਰਾਵਤ ਭੋ। 

ਇਤ ਤੈ ਉਤ ਜਾਵਤ ਬਾਜ' ਕੁਦਾਵਤ, 
ਧੈਰ ਧਰਾਵਤ ਯਾਵਤ' ਭੋ। 
ਬਜਵਾਵਤ ਬਾਦ' ਬਿਧੀ ਇਸ ਕੋ, 
ਜਿਸ ਕੋ ਸੁਨ ਨਾ ਹਟ ਆਵਤ ਭੋ”। 
ਉਨ ਮਾਤ ਉਸਤਾਦ ਨਚਾਰ ਕਰੇ', 
ਸਮ ਸਯਾਪਹਿ ਨੈਣ ਪਿਟਾਵਤ ਭੋ ॥ ੩੦ ॥ 
ਪਿਖ ਕੈ ਕ੍ਰਿਪਾਲ ਕਰਾਲ ਰੁਪਜੋ, 
ਨਿਜ ਬੀਰਨ ਕੋ ਲਲਕਾਰਤ ਭਾ। 
ਤਿਰਛੀ ਬਰਛੀ ਨੌਂ ਝੁਕਾਇ, ਅਨੀ 
ਸਘਨੀ ਹਲ ਹੂਲਹਿ ਪਾਰਤ ਭਾ'। 


ਪਰਕਾਰ ਅਨੇਕ ਜੰਜੈਲ' ਜਬੂਰ”, 
ਬੰਦੂਕ ਅਚੂਕ ਪ੍ਰਾਹਰਤ ਭਾ। 

ਦਲ ਦੁਜੱਨ ਕੋ ਬਿਚਲਾਇ ਦਯੋ, 

ਜਿਮ ਮੇਘਨ ਪੌਨ ਬਿਡਾਰਤ ਭਾ' ॥ ੩੧॥ 


ਸਸਿ ਭੀਮ ਨਿਦਾਨ' ਪਛਾਨ ਤਬੈ, 
ਹਨੁਮਾਨ ਕੋ ਧਯਾਨ ਸੁ ਮੰਤ੍ਰ ਜਪਜੋ। 
ਸਬਿ ਭੂਪ ਸਸੈਨ ਲਏ ਨਿਜ ਸੰਗ, 
ਨਿਸੰਗ ਹੂੰ ਅੱਗੂ ਜੰਗ ਥਪ੍ਯੋ। 

ਬਹੁ ਬਾਰਹਿ ਬਾਰ ਕਪੈ ਕਰਿ ਬਾਰ ਨ, 
ਬਾਰਹਿਂ ਕੋ ਇਕ ਬਾਰ ਕਪਜੋ'। 


ਰੁਪ ਕੈ' ਕੁਪ ਕੈ? ਨ੍ਰਿਪ ਖੂਪ ਲਰੇ, 

ਗਨ ਬੀਰਨ ਕੋ ਰਣ ਵੀਚ ਖਪਯੋ ॥ ੩੨ ॥ 
ਸਸਿ ਭੀਮ ਸਭੀਮ ਬਿਲੋਕਤ' ਰੋਕਤ, 
ਟੋਕਤ ਹੈ ਜੁ ਪਿਛਾਹਿੰ ਹੁਟੇ। 
ਪਰਲੋਕ ਗਏ ਪਰ ਲੋਕ ਘਨੇ' ਪਿਖਿ, 


(ਅਟ ਸੋ) ਰੁਕਾਵਟ ਨਾਲ (ਅਟਕੈਂ ) ਰੁਕ ਜਾਂਦੇ ਹਨ। 


'ਮਨ ਦੀ ਇੱਛਾ ਅਨੁਸਾਰ ਸੂਰਮਿਆਂ ਨੂੰ। 
'ਘੋੜਾ। 

'ਇਸ ਤਰ੍ਹਾਂ। 

'ਵਾਜਾ। 

'ਕੋਈ ਵੀ ਪਿੱਛੇ ਹਟ ਕੇ ਨਹੀਂ ਆਉਂਦਾ। 
'ਨਾਚਿਆਂ ਦੇ ਉਸਤਾਦਾਂ ਨੂੰ ਮਾਤ ਕਰ ਦਿੱਤਾ। 


'ਤਿਖੀ ਬਰਛੀ ਨੂੰ ਝੁਕਾ ਕੇ ਸੰਘਣੀ (ਅਨੀ) ਫ਼ੌਜ ਵਿੱਚ (ਹਲ 
ਹੂਲਹ) ਹਲਚਲੀ ਪਾਉਣ ਲੱਗਾ। 
'ਭਾਰੀ ਅਤੇ ਲੈਬੀ ਬੰਦੂਕ। “ਜੰਬੂਰਕ=ਛੋਟੀ ਤੋਪ। 


'ਵੈਰੀਆਂ ਦਾ ਦਲ ਖਿੰਡਾ ਦਿੱਤਾ, ਜਿਵੇਂ ਬੱਦਲਾਂ ਨੂੰ ਪਉਣ 
(ਦੇਵਤਾ) ਖਿੰਡਾ ਦਿੰਦਾ ਹੈ। 
'ਅੰਤ ਸਮਾਂ। 


'ਬਾਰ ਬਾਰ ਬਹੁਤਿਆਂ ਨੂੰ ਕਟਦਾ ਹੈ, ਦੇਰ ਨਹੀਂ ਕਰਦਾ। 
ਬਾਰਾਂ ਨੂੰ ਇੱਕੋ ਵਾਰ ਕਟ ਦਿੱਤਾ। 

ਪੈਰ ਜਮਾ ਕੇ। “ਕ੍ਰੋਧਵਾਨ ਹੋ ਕੇ। 

'ਭੀਮ ਚੰਦ ਭੈ ਦੇ ਸਹਿਤ ਦੇਖਦਾ ਹੈ। 


'ਪਰ ਬਹੁਤੇ ਲੋਕ ਪ੍ਰਲੋਕ ਚਲੇ ਗਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1565 


ਪਾਉਂ ਨ ਅੱਗੂ ਏਕ ਪੁਟੇ। 

ਨ੍ਿਪ ਜਾਨ ਲਯੋ ਅਬਿ ਹਾਰ ਭਵੈ, 

ਅਰਿ ਮਾਰ ਹਮੈਂ ਘਰ ਬਾਰ ਲ੍ਟੇਂ। 

ਗੁਰੁ ਨਾਹਿਂ ਅਏ ਅਬਿ ਲੌ ਹਿਤ ਮੱਦਤ, 
ਜਾਤ ਛਕੇ ਹਮ ਕੇਰ ਛੁਟੇ' ॥ ੩੩ ॥ 


ਤਬਿ ਲੌ ਨਰ ਏਕ ਚਢਯੋ ਤਰੁ ਪੈ', 
ਇਮ ਬੋਲ ਉਠਜੋ ਗੁਰੁ ਆਵਤ ਹੈਂ। 
ਨਭ ਧੂਰ ਚਢੀ, ਧੁਨਿ ਭੂਰ ਕਢੀ 
ਰਣਜੀਤ, ਬਢੀ ਗਰਜਾਵਤ ਹੈਂ'। 


ਜਨੁ ਜੀਤ ਲਯੋ ਰਣ ਭਾਵਤ ਹੈ'। 
ਕਿਰਖੀ ਜਨੁ ਸੂਕਤ ਮੇਂਹ ਮਿਲਯੋ, 
ਤੁਲਹਾ ਜਿਮ ਬੂਡਤ ਪਾਵਤ ਹੈ' ॥ ੨੪ ॥ 


ਗੁਰੁ ਆਵਤ ਕੋ ਦਰਸਾਵਤ ਹੀ, 

ਦਲ ਭੂਪਨ ਕੋ ਉਮਡਯੋ ਅਘਟੈ'। 
ਜਿਮ ਬਾਦਰ ਕੇ ਬਰਸੇ ਸਰਸੇ, 

ਸਰਸੇ ਭਵ ਦਾਦਰ ਸਾਦਿਰ ਰਟੈ'। 
ਸੁਪਤਯੋ ਰਸ ਬੀਰ ਜਗਜੋ ਕਿਤ ਹੈ, 
ਗਰਜਜਯੋ ਘਨ ਜਯੋਂ ਪਿਖਿ ਬੀਜ ਛਟੇ”। 
ਉਦਯੋ ਰਵਿ ਹੇਰਿ ਗੁਰੈਂ, ਰਣ ਤਾਲ 
ਵਿਖੈ ਬਿਕਸੇ ਮੁਖ ਕੰਜ ਭਟੈਂ' ॥ ੩੫॥ 


ਯੁਤ ਬੀਰ ਹਜਾਰਕ ਆਇ ਪੁਗੇ' 

ਰਣ ਮੈਂ ਗੁਰੁ ਜੌ, ਰਣਜੀਤ ਘੁਰਯੋ'। 
ਸਸਿ ਭੀਮਹਿ ਲੌ ਸਭਿ ਭੂਪਨ ਆਇ, 
ਗਹੇ ਗੁਰੁ ਪਾਇ ਲਜਾਇ ਕੁਰਯੋ'। 
ਗੁਰੁ ਧੀਰ ਦਈ ਤੁਵ ਜੀਤ ਭਵੈ, 


'ਸਾਡੇ ਛੱਕੇ ਛੁਟਦੇ ਜਾਂਦੇ ਹਨ ਭਾਵ ਹੋਸ਼ ਹਵਾਸ ਟਿਕਾਣੇ ਤੋੱ 
ਹਿਲਦੇ ਜਾਂਦੇ ਹਨ। 
'ਦਰੱਖ਼ਤ ਉੱਤੇ। 


'ਅਕਾਸ਼ 'ਚ ਧੂੜ ਚੜ੍ਹ ਗਈਰਣਜੀਤ (ਨਗਾਰੇ 'ਚੋਂ) ਬਹੁਤੀ 
ਅਵਾਜ਼ ਨਿਕਲ ਰਹੀ ਹੈ (ਜਿਸ ਦੀ) ਬਹੁਤੀ ਗੂੰਜ ਪੈ ਰਹੀ ਹੈ। 
'ਵਿਚਾਰ ਕੇ। 


'ਐਉਂ ਪ੍ਰਤੀਤ ਹੁੰਦਾ ਹੈ। 


'ਜਾਣੋ ਸੁੱਕੀ ਖੇਤੀ ਨੂੰ ਬਦਲ ਮਿਲ ਗਿਆ ਜਾਂ ਜਿਵੇਂ ਡੁੱਬਦੇ ਨੂੰ 
ਤੁਲਹਾ ਮਿਲ ਜਾਵੇ। 


'ਇਕੱਠਾ ਹੋ ਕੇ ਉਛਲਿਆ। 


'ਜਿਵੇਂ ਬੱਦਲ ਦੇ ਬਹੁਤਾ ਵਰ੍ਹਨ ਨਾਲ ਬਹੁਤੇ ਡੱਡੂ (ਭਵ) ਪੈਦਾ 
ਹੋ ਕੇ ਤੇ (ਸਾਦਿਰ) ਨਿੱਡਰ ਹੋ ਕੇ ਬੋਲਦੇ ਹਨ। 


'ਗਜਦੇ ਹੋਏ ਬੱਦਲ ਵਿੱਚੋਂ ਜਿਵੇਂ ਬਿਜਲੀ ਦਾ ਚਮਕਾਰਾ 
ਦੇਖੀਦਾ ਹੈ। 


'ਗੁਰਾਂ ਰੂਪ ਸੂਰਜ ਚੜ੍ਹਿਆ ਵੇਖ ਕੇ ਜੰਗ ਰੂਪ ਸਰੋਵਰ ਵਿੱਚ 
ਸੂਰਮਿਆਂ ਦੇ ਮੁਖ ਰੂਪ ਕੰਵਲ ਖਿੜ ਪਏ। 
'ਮੁੱਜ ਗਏ। 


'ਰਣਜੀਤ ਨਗਾਰਾ ਗੱਜਿਆ। 


'ਸ਼ਰਮਿੰਦੇ ਹੋ ਕੇ। 





1566 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਨ ਕੈ ਪਿਖ ਕੈਰਣ ਹਾਲ ਗੁਰੈਂ, 
ਅਰਣੌਦਯ ਜਜੋਂ ਮੁਖ ਨੂਰ ਫੁਰਯੋ' ॥ ੨੬॥ 
ਸੁਨ ਕੈ ਗੁਰੁ ਆਵਨ ਮੱਦਤ ਮੈਂ, 

ਉਤ ਬੈਰਿਨ ਕੋ ਸਬਿ ਧੈਰ ਹਰਯੋ'। 

ਵਸ ਚਿੰਤ ਭਯੋ ਕਿਰਪਾਲ, ਮਨੋਂ 

ਜਲ ਕੋ ਘਟ ਸੌ ਸਿਰ ਤਾਂਹਿ ਪਰਯੋ। 
ਉਨਿ ਜਾਨ ਲਯੋ ਅਬਿ ਹਾਰ ਭਵੈ, 

ਪਰ ਛੋਰਨ ਜੰਗ ਕੁਢੰਗ ਭਰਯੋ'। 

ਇਸ ਹੇਤ ਸੁਚੇਤ ਭਯੋ ਮਧ ਖੇਤ', 

ਨ ਭੇਤ ਇਹੈ ਕਿਸ ਪਾਸਰਰਯੋ ॥ ੨੭॥ 
ਇਤ ਤੈ ਦਲ ਲੈ ਸਸਿ ਭੀਮ ਬਢਜੋ, 
ਯੁਤ ਸੈਨ ਗੁਰੂ ਇਕ ਓਰ ਭਏ। 

ਉਰ ਬੈਰਿਨ ਖਾਇ ਦਰਾਰ ਗਏ'। 


ਭਟ ਭੂਰਹਿਂ ਭੀਮ ਭਰੇ ਰਿਸ ਜੇ, 
ਦਿਸ ਸੱਤ੍ਰਨਿ ਭੂਪਹਿ ਪੇਲ ਦਏ'। 


ਜੁਗ ਓਰਹਿ ਸ਼ੋਰ ਬਹੋਰ ਪਰਯੋ, 

ਰਣ ਘੋਰ ਮੱਚਯੋ ਅਤਿ ਜੋਰ ਪਏ ॥ ੩੮ ॥ 
ਗੁਲਕਾ ਸਰ ਧਾਰ ਅਪਾਰ ਪਰੇ, 

ਜਿਸ ਮੇਂਹ ਅਸਾਰ ਬਰ੍ਹੇ ਕਰਕਾ'। 


ਕਰ! ਕਾਂਹਿ ਕਟੇ ਪਗ ਗੋਡ ਲਟੇ”, 
ਉਰ! ਪੇਟ ਫਟੇ ਬਿਕਟੇ ਧਰ ਕਾ”। 
ਧਰਕਾ ਤਨ ਲਾਲ ਕਮਾਲ ਕਰਾਲ ਭਯੋ, 
ਗੁਲ ਲਾਲਹਿ ਜਯੋਂ ਭਰਕਾ'। 


ਮਿਲਿ ਭੈਰਵਿ ਜੋਗਨਿ ਕੇ ਲਰਕਾ' ॥ ੩੯ ॥ 


ਜਾਣੋਂ ਮਰਦਿਆਂ ਦੇ ਮੂੰਹ ਵਿੱਚ ਇਹ ਅੰਮ੍ਰਿਤ ਪੈ ਗਿਆ ਹੈ। 
'ਚੜ੍ਹਦੇ ਸੂਰਜ ਵਾਂਗ ਮੁਖ 'ਤੇ ਪ੍ਰਕਾਸ਼ ਫੈਲ ਗਿਆ। 


'ਧੀਰਜ ਟੁੱਟ ਗਿਆ। 


'ਖੋਟੇ ਢੰਗ ਨਾਲ ਭਰਿਆ ਹੋਇਆ ਹੈ ਭਾਵ ਚੰਗੀ ਗੱਲ ਨਹੀਂ। 
'ਜੰਗ ਦੇ ਮੈਦਾਨ 'ਚ। 


'ਵੈਰੀਆਂ ਦੇ ਹਿਰਦੇ (ਦਰਾਰ) ਤੇੜ ਖਾ ਗਏ ਭਾਵ ਪਾਟ ਗਏ। 


'ਜਿਹੜੇ ਸੂਰਮੇ ਬਹੁਤੇ ਭਿਆਨਕ ਗੁੱਸੇ ਨਾਲ ਭਰੇ ਹੋਏ ਸਨ 
ਉਹ ਵੈਰੀਆਂ ਦੀ ਤਰਫ਼ ਰਾਜੇ ਨੇ (ਪੇਲ) ਧੱਕ ਦਿੱਤੇ। 


'ਗੋਲੀਆਂ ਤੇ ਤੀਰਾਂ ਦੀਆਂ ਬਹੁਤੀਆਂ ਧਾਰਾਂ ਪੈ ਰਹੀਆਂ ਹਨ, 
ਜਿਵੇਂ (ਅਸਾਰ) ਬਹੁਤੇ ਮੀਂਹ ਵਿੱਚ (ਕਰਕਾ) ਗੜੇ ਵਰ੍ਹਦੇ 
ਹਨ। 

'ਹੱਥ। “ਲਟਕ ਰਹੇ ਹਨ। 

'ਛ਼ਾਤੀ। “ਧੜ ਦਾ (ਹਾਲ) (ਬਿਕਟ) ਭਿਆਨਕ ਹੋ ਰਿਹਾ ਹੈ। 


'ਸਰੀਰ ਧੜਕ ਰਿਹਾ ਹੈ, ਬਹੁਤਾ ਭਿਆਨਕ ਤੇ ਲਾਲ ਹੋ 
ਗਿਆ ਹੈ, ਲਾਲੇ ਦੇ ਫੁੱਲ ਵਾਂਗ (ਭਰਕਾ) ਚਮਕ ਰਿਹਾ ਹੈ। 


'(ਕਾਹਿਨ) ਕਈਆਂ ਭੈਰਵਾਂ ਤੇ ਜੋਗਣੀਆਂ ਦੇ ਲੜਕੇ ਮਿਲ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1567 


ਕੇ ਖੱਪਰ ਭਰ ਕੇ ਲਹੂ ਪੀ ਰਹੇ ਹਨ। 

ਲਰਿ ਕਾਂਹਿ ਨ ਮਾਰਤ ਹੋ ਅਰਿ ਕੌ, 

ਸਸਿ ਭੀਮ ਸਿਪਾਹਿ' ਬੰਗਾਰਤ ਹੈ। ਫ਼ੌਜ ਨੂੰ। 

ਗਾਰਤ ਹੈਂ ਗੁਰੁ ਕੇ ਭਟ ਭੂਰਨਿ', 'ਬਹੁਤਿਆਂ ਨੂੰ। 

ਤੁਰਨ' ਸੱਤਰ ਬਿਡਾਰਤ ਹੈਂ”। 'ਛੇਤੀ। ਆਰਦੇ ਹਨ। 

ਡਾਰਤ ਹੈਂ ਕਟ ਕੈ ਤਨ ਧੂਰਹਿਂ, 

ਹੂਰਹਿਂ ਸੂਰ ਸੰਭਾਰਤ ਹੈਂ'। 'ਭਾਲਦੇ ਹਨ। 

ਧੁਨਿ ਉਚ ਕਮਾਲ ਪੁਕਾਰਤ ਹੈਂ ॥ ੪੦ ॥ 

ਰਤਿ' ਹੈ ਚਿਤ ਕੀ ਜਿਨਿ ਜੰਗ ਵਿਖੈ, ਪ੍ਰੀਤੀ। 

ਸੁਨਿ ਸੰਗ ਭਿਰੈਂ ਚਲ ਕੈ ਬਲ ਕੈ'। 'ਬਲ ਨਾਲ। 

ਬਲਿ ਕੈ' ਸਿਰ ਦੇਤ ਨ ਸੰਕਤ ਹੈ, 'ਸਗੋਂ! 

ਅਕਲੌਕੁ ਲਹੈਂ ਪਦ ਸੋ ਚਲ ਕੈ'। ।ਉਹ ਕਲੰਕ ਤੋਂ ਬਿਨਾ ਪਦਵੀ ਪ੍ਰਾਪਤ ਕਰਦੇ ਹਨ (ਉੱਥੇ) 
ਚੱਲ ਕੇ ਭਾਵ ਜਾ ਕੇ। 

ਚਲ ਕੈ ਤਰਵਾਰਨਿ ਵਾਰ ਜਹਾਂ, 

ਤਹਿ ਜਾਤ ਸੁ ਨਾਹਿੰ ਟਲੈਂ ਛਲ ਕੈ'। 'ਫ਼ਲ ਕਰ ਕੇ ਟਲਦੇ ਨਹੀਂ। 

ਤੈ ਨ ਡਰੈਂ ਹਲਕੈਂ ਖਲ੍ਹ ਕੈ' ॥੪੧॥ '(ਬੜਨਾਲ) ਬੰਦੂਕਾਂ, ਜੰਜੈਲਾਂ_(ਭਾਰੀਆਂ ਤੇ ਲੈਮੀਆਂ 
ਬੰਦੂਕਾਂ) ਤੇ ਜੰਬੂਰਾਂ (ਛੋਟੀਆਂ ਤੋਪਾਂ) ਦੇ (ਛਲਕੈਂ) ਇਕੱਠੇ 
ਫਾਇਰਾਂ ਤੋਂ ਨਹੀਂ ਡਰਦੇ ਸਗੋਂ (ਖਲ੍ਹ ਕੈ) ਖੜ੍ਹੇ ਹੋ ਕੇ ਭਾਵ 
ਇਕੱਠੇ ਹੋ ਕੇ (ਹਲਕੈਂ) ਘੇਰਾ ਪਾ ਲੈਂਦੇ ਹਨ। 

ਖਲਕੈਂ' ਸੁਪਨਾ ਸਮ ਜਾਨ ਰਹੇ ਸ੍ਰਿਸ਼ਟੀ ਨੂੰ। 

ਦੁਖ ਦਾਨਕ ਭੋਗ ਉਭੈ ਜਗ ਕੇ'। 'ਦੋਹਾਂ ਲੋਕਾਂ ਦੇ। 

ਜਗ ਕੇ ਤਪ ਕੇ ਫਲ ਕਰਮਨ ਕੇ, 

ਸਭਿ ਨਾਸ ਭਵੈਂ ਸਮ ਭੁਤਗ ਕੇ'। 'ਭੂਤਾਂ ਦੀ ਅੱਗ ਦੇ ਵਾਂਗ। 

ਤਗ ਕੇ ਸਮ' ਕੈਵਲ ਮੋਖ ਲਹੈਂ, 'ਬ੍ਰਹਮ ਗਿਆਨੀਆਂ ਵਾਂਗ। 

ਨਰ ਜੇ ਮਰ ਹੈਂ ਰਣ ਮੈਂ ਪਗ ਕੇ'। ਲੀਨ ਹੋ ਕੇ। 

ਪਗ ਕੇ ਸਮ ਲੈ ਦਰਜਾ ਬਡ ਸੋ, 

ਤਨ ਦੈ ਹਰਿ ਗਜਾਨ ਅਸੀ ਲਗ ਕੇ' ॥੪੨॥ ___ 'ਗਿਆਨ ਸਿੰਘ (ਕਹਿੰਦਾ ਹੈ) ਕਿ ਜੋ (ਅਸੀ) ਤਲਵਾਰ ਲਗ 
ਕੇ ਸਰੀਰ ਦੇਂਦਾ ਹੈ ਉਹ (ਪੱਗ) ਪਗੜੀ ਵਾਂਗ ਵੱਡਾ ਦਰਜਾ ਲੈ 
ਲੈਂਦਾ ਹੈ। 





1568 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਸ਼ਕ ਗਯਾਨੀ ਸੂਰਮਾ, 

ਮਾਨਤ ਨਿਜ ਨਹਿ ਦੇਹ। 

ਪਾਵਤ ਪਰਮਾਨੰਦ ਪਦ, 

ਯਾਂਹੀਂ ਤੈ ਬੁਧ ਏਹ' ॥੪੩॥ 'ਇਸੇ ਲਈ ਇਹ ਸਾਰਿਆਂ ਤੋਂ ਵੱਡੇ ਹਨ। 
ਲਘੁਰਸਾਵਲ ਛੰਦ: 

ਜਬੈ ਬਾਦ ਮਾਰੁ'। ਜੰਗੀ ਵਾਜੇ (ਵੱਜੇ)। 

ਸਜੈ ਜੰਗ ਸਾਰੁ'। ਚੰਗਾ। 

ਉਭੈ ਓਰ ਢੂਕੇ। 

ਮਰੋ ਮਾਰ ਕੂਕੇ ॥ ੪੪॥ 

ਤਜੈਂ ਤੀਰ ਤੀਖੇ। 

ਸਮ ਸਾਂਪ ਬੀਖੇ'। '(ਬੀਖੇ) ਜ਼ਹਰੀਲੇ ਸੱਪਾਂ ਵਾਂਗ। 
ਕਮੰਠੇਂ ਕੜੱਕੈਂ”। 'ਧਨੁੱਖ ਕੜਕਦੇ ਹਨ। 

ਸੁ ਚਿੱਲੇ ਤੜੱਕੇਂ ॥੪੫॥ 

ਬਰ੍ਹਂ” ਬਾਨ ਗੋਲੇ। 'ਵਰ੍ਹਦੇ ਹਨ। 

ਮਨੋ ਮੇਂਹ ਗੋਲੇ'। 'ਗੜੇ। 

ਦਿਸਾ ਦੋ ਅਤੋਲੇ'। 'ਭਾਰੇ। 

ਕਰੈਂ ਮਾਰ ਪੋਲੇ ॥੪੬॥ 

ਦਗੈਂ ਜੋ ਬੰਦੂਕੈਂ। 

ਲਗੈ ਜਾ ਅਚੂਕੈਂ। 

ਭਰੈਂ ਫੇਰ ਝੱਟੈੱ। 

ਦੜਾ ਦਾੜ ਸੱਟੈਂ ॥੪੭॥ 

ਭਰੈਂ ਦੋਇ ਗੋਲੀ। 

ਧਰੈਂ ਹਾਥ ਤੋਲੀ। 

ਜੜੈਂ ਮੋੜ ਤੋੜੇ'। 'ਬੰਦੂਕ ਅਤੇ ਤੋਪ ਨੂੰ ਅੱਗ ਲਾਉਣ ਦੇ ਡੋਰੇ, ਪਲੀਤੇ। 
ਕਲਾ ਪੈ ਸੁ ਜੋੜੇ ॥੪੮॥ 

ਕਰੈਂ ਸੇਧੁ ਡੰਭੈਂ'। 'ਅੱਗ ਲਾ ਦੇਂਦੇ ਹਨ। 

ਹਰੈਂ ਜਹਾਨ ਥੰਭੈਂ'। 'ਜਵਾਨਾਂ ਰੂਪ ਬੰਮਹਂ ਨੂੰ ਸੁੱਟਦੇ ਹਨ। 
ਹਸੈਂ ਜੋ ਪਲੀਤੇ'। 'ਜੋ ਪਲੀਤੇ ਹੱਸਦੇ ਭਾਵ ਜਾਗਦੇ ਹਨ। 
ਲਸੈਂ ਬਿਜਲੀਤੇ' ॥੪੯॥ 'ਬਿਜਲੀ ਵਾਂਗ ਚਮਕਦੇ ਹਨ। 





ਚਲੈਂ ਕੜਕੜੈ ਕੈ। 
ਭਲੈ ਤੜ ਭੁੜੈ ਕੈ'। 
ਬਮੈਂ ਜ੍ਰਾਲ ਮਾਲਾ 


ਸਮੈਂ ਜ੍ਰਾਨ ਜਾਲਾ' ॥੫੦॥ 


ਗਿਰੈਂ ਝੂੰਮ ਭੂਸੇ'। 

ਮਨੋ ਮੱਤ ਘੂੰਮੇਂ'। 

ਰਿਦੇ ਮੂੰਡ ਫੋਰੈਂ'। 
ਭੁਜਾ ਜੰਘ ਤੋਰੈਂ ॥੫੧॥ 
ਛੁਟੈਂ ਸੁੰਣ ਧਾਰੈਂ। 

ਸਮੰ ਸੋ ਫੁਹਾਰੈਂ। 

ਘਨੇ ਘਾਉ ਖੋਲੈਂ। 

ਭਕਾ ਭੱਕ ਬੋਲੈਂ ॥੫੨॥ 
ਧਕਾ ਧੱਕ ਗੇਰੈਂ। 

ਤਕਾ ਤੱਕ ਫੇਰੈਂ”। 

ਝਟਾ ਝੱਟ ਜੁਟੈਂ। 

ਦਟਾ ਦੱਟ' ਸੁਟੈਂ ॥੫੩॥ 
ਸਟਾ ਪੱਟ ਰੁੱਝੈਂ”। 

ਚਟਾ ਪੱਟ ਜੁੱਝੈਂ'। 

ਲਟਾ ਪੱਟ ਹੋਵੈਂ। 

ਕਟਾ ਕੱਟ ਜੋਵੈਂ! ॥੫੪॥ 
ਫਟਾ ਫੱਟ ਬਾਹੈਂ”। 

ਕਟਾ ਕੱਟ ਲਾਹੈਂ। 

ਕਟੇ ਮੂੰਡ ਹੱਥੈਂ। 
ਭੁਜਾ ਜੰਘ ਮੱਥੈਂ ॥੫੫॥ 
ਲਰੋਂ ਢੂਕ ਢੂਕੈਂ। 
ਗਿਰੈਂ ਟੂਕ ਟੂਕੈਂ। 
ਗੁਰੁ ਉਚ ਨੌਰੈਂ। 


ਤਜੈਂ ਤੀਰ ਗੋਰੈਂ ॥੫੬॥ 
ਸਤੰ ਆਠ ਮਾਂਹੀਂ। 
ਕਢੈਂ ਪਾਰ ਤਾਹੀਂ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1569 


ਚੰਗੀ ਤਰ੍ਹਾਂ ਭੜ ਭੜ ਸ਼ਬਦ ਕਰਕੇ। 

'(ਜ੍ਹਾਲ ਮਾਲਾ) ਬੰਦੂਕਾਂ (ਅੱਗ) (ਬਮੈਂ) ਉਗਲੱਛਦੀਆਂ ਹਨ। 
ਸਾਰੇ ਜਵਾਨ ਸੌਂ ਜਾਂਦੇ ਹਨ। 

ਘੁੰਮ ਕੇ ਧਰਤੀ 'ਤੇ ਡਿੱਗ ਪੈਂਦੇ ਹਨ। 

ਜਾਣੋਂ ਮਸਤ ਘੁੰਮਦੇ ਫਿਰਦੇ ਹਨ। 

'ਛਾਤੀ ਤੇ ਸਿਰ ਭੰਨਦੇ ਹਨ। 


'ਫੇਰ ਤੱਕ ਤੱਕ ਕੇ। 


'ਦਾੜ ਦਾੜ। 

'ਛੇਤੀਰੁਕ ਜਾਂਦੇ ਹਨ। 

ਛੇਤੀ ਹੀ ਸ਼ਹੀਦ ਹੋ ਜਾਂਦੇ ਹਨ। 
'ਲੋਟ ਪੋਟ ਹੋ ਜਾਂਦੇ ਹਨ। 

'ਵੱਢਾ ਟੁੱਕੀ ਦੇਖਦੇ ਹਨ। 
'ਵਾਹੁੰਦੇ ਹਨ। 





1570 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਿਰੇ ਬੀਰ ਖੇਤੰ। 

ਪਰੇ ਹੈ ਅਚੇਤੰ' ॥੫੭॥ 
ਕਿਤੇ ਦੁੰਦ ਜੁੱਧੈਂ। 

ਕਰੈਂ ਸੂਰ ਸੁੱਧੈਂ। 
ਦੁਹੂੰ ਓਰ ਤੇਗੈਂ। 
ਇਕੈ ਬਾਰ ਬੇਗੈਂ! ॥੫੮॥ 
ਬਹੈ ਐਸ ਧਾਰਾ। 
ਲਹੈ ਚੀਰ ਆਰਾ। 
ਗਿਰੈਂ ਏਕ ਬਾਰੈਂ। 

ਸਮੰ ਸੋ ਮੁਨਾਰੈਂ ॥੫੯॥ 
ਬਰੈਂ ਹੂਰ ਧਾਈ। 
ਮਹਾਂ ਮੋਦ ਪਾਈ। 
ਕਿਤੇ ਮਾਰ ਸੇਲੇ। 

ਕਢੇ ਹੈਂ ਦੁਸੇਲੈ' ॥੬੦॥ 
ਕਿਤੇ ਲੋਹ ਸਾਂਗੈਂ”। 


ਘਸਾ ਘੱਸ ਲਾਗੈਂ। 

ਘਨੇ ਮਾਰ ਨੇਜੇ। 

ਸੁ ਬੇਝੈਂ! ਕਰੇਜੇ ॥੬੧॥ 
ਕਰੈਂ ਰੇ ਜਰੇਜੇ'। 


ਤਰੰਵਾਰ ਲੇਜੇ'। 
ਮਹਾਂ ਮਾਰ ਮੱਚੀ। 
ਕਲ੍ਹਾ ਆਨਿ ਨੱਚੀ ॥੬੨॥ 
ਗੁਰੂ ਸਿੱਖ ਭਾਰੇ। 

ਲਰੈਂ ਹੂ ਅਗਾਰੇ। 
ਤਜੈਂ ਤੀਰ ਗੋਲੀ। 
ਕਹੂੰ ਤੇਗ ਲੋਲੀ' ॥੬੩॥ 
ਜਿਤੇ ਜੋਰ ਪੈ ਹੈ। 
ਤਿਤੇ ਹੀ ਦਬੈ ਹੈਂ। 

ਤਬੈ ਹੇਲ ਘਾਲਾ'। 
ਇਤੈ ਤੈ ਕਰਾਲਾ' ॥੬੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1871 


ਪਰੰ ਬਾਰ' ਗੋਰੀ। ਵਾੜ ਉੱਤੇ। 
ਇਕੈ ਬਾਰ ਛੋਰੀ। 

ਬਰੀ ਬਾਰ ਮਾਂਹੀਂ'। ਵਾੜ ਵਿੱਚ ਵੜ ਗਈ। 

ਪਰੀ ਪਾਰ ਨਾਹੀਂ ॥੬੫॥ 

ਪੁਨਾ ਬਾਰ' ਝਾਰੀ?। 'ਸ਼ਲਖ (ਬੰਦੂਕਾਂ ਦਾ ਇਕੱਠਾ ਫਾਇਰ)। “(ਝਾਰੀ) ਛੱਡੀ। 
ਘਨੀ ਤੋਰ ਡਾਰੀ'। 'ਬਹੁਤੀ (ਵਾੜ) ਤੋੜ ਸੁੱਟੀ। 
ਢਿਗੰ ਜਾਇ ਢੁੱਕੇ। 

ਸਮ ਸ਼ੇਰ ਬੁੱਕੇ ॥੬੬॥ 

ਚਹੈਂ ਬਾਰ ਬਾਰੈਂ। 

ਭਬੂਕੇ ਨਿਕਾਰੈਂ”। 'ਵਾੜ ਨੂੰ ਸਾੜ ਕੇ ਲਾਂਬੂ ਕੱਢਣਾ ਚਾਹੁੰਦੇ ਹਨ। 
ਚਲਾ ਚਾਲ ਹੋਈ। 

ਚ਼ਮੂੰ ਚੁੰਗ ਢੋਈ' ॥੬੭॥ 'ਬਹੁਤੀ ਫ਼ੌਜ ਇਕੱਠੀ ਕਰ ਲਈ। 
ਫਿਰੈਂ ਆਲ ਬਾਲੇ'। ।ਆਲੇ ਦੁਆਲੇ। 

ਬਡੇ ਹੇਲ ਘਾਲੇ। 

ਚਢੇ ਜਾ ਚੁਫੇਰੇ। 

ਲਏ ਬੀਚ ਘੇਰੇ ॥ ੬੮ ॥ 

ਕਰੇ ਜੌ ਲਚਾਰੀ। 

ਵਿਚੈ ਮਾਰ ਮਾਰੀ। 

ਉਨੈ ਤੌ ਬਿਚਾਰੀ। 

ਗੁਰੂ ਬੀਰ ਭਾਰੀ ॥ ੬੯ ॥ 

ਨਹੀਂ ਯੇ ਹਟੈ ਹੈ। 

ਇਹਾਂ ਹੀ ਰਖੈ ਹੈ। 

ਕਰੈਂ ਮਾਰ ਪੌਲੇ। 

ਸਰੰ ਡਾਰ ਗੋਲੇ ॥ ੧੦॥ 

ਇਸੀ ਹੇਤ ਲਯਾਏ। 

ਕਹਲੂਰੀ ਚਢਾਏ ॥ ੭੧॥ 

ਭੁਜੰਗ ਪੁਯਾਤ ਛੰਦ: 

ਹਰੌ ਸੰਘਰ ਏਹੂ' ਲਰੋ ਬਹਿਰ ਹੂ ਕੈ। 

ਇਹੀ ਮੰਤਰ' ਕਿਰਪਾਲ ਕੌ ਸਬਿ ਮਨੈ ਕੈ। 

ਸਟਾਪੱਟ' ਸੋ ਬਾਂਧ ਗਾਰੱਟ? ਭਾਰਾ। 





1672 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਏ ਬਾਰ ਤੈ ਬਾਹਰੈ ਛੋਰਿ ਬਾਰਾ' ॥ ੭੨॥ 
ਤਜੇ ਤੀਰ ਗੋਲੀ ਘਨੇ ਬੇਗ ਸੰਗੈਂ। 
ਮਚੇ' ਬੀਰ ਬਾਂਕੇ ਗਚੇ ਘਾਉ ਅੰਗੈਂ”। 


ਬਿੱਝੜ ਵਾਲੀਏ ਬੀਰ ਦੈਆਲ ਚੰਦੈਂ। 

ਰਣੰ ਪਾਉਂ ਰੋਪਯੋ ਅੱਗੇ ਹੂ ਅਮੰਦੈਂ' ॥ ੭੩ ॥ 
ਕਹਸੋ ਬੋਲਿ ਕ੍ਰਿਪਾਲ ਕੌ ਠੋਕ ਛਾਤੀ। 

ਬਨੋ ਕਾਹਿ ਗੀਦੀ ਭਵੋ ਸੱਤ੍ਹ ਘਾਤੀ'। 

ਅਬੀ ਜੇ ਪਲੈ ਹੈਂ ਘਰੈਂ ਵੀਚ ਨਾਰੀ'। 

ਘਨੇ ਤਾਨੂਹ' ਦੈਹੈਂ ਮਿਲੈਂ ਜੇ ਪਹਾਰੀ ॥ ੭੪॥ 
ਕਰਯੋ ਭੀਮ ਨਾਦੰ' ਪੁਨਾ ਭੱਬਕਾਰਾ। 

ਮਹਾਂ ਮੇਘ ਜਜੋਂ ਗੁੱਜ ਕੈ ਤੁਜ ਭਾਰਾ'। 

ਅਰੇ ਭੀਮ ਭੂਖੇ' ਭਗੋ ਛੋਰਿ ਜੰਗੇਂ। 

ਨਹੀਂ ਤੋ ਲਰੋਂ ਅੱਗੂ ਹੋ ਆਇ ਚੰਗੈਂ ॥ ੭੫॥ 
ਅਗੇ ਤੀਨ ਵਾਰੀ ਤੁਝੇ ਹੈ ਭਗਾਯੋ। 

ਠਗੇ' ਤੂ ਚਢੈ ਕੈ ਗੁਰੂ ਕੋ ਲਯਾਯੋ। 

ਅਬੈ ਦੇਖ ਮੋ ਕੋ ਦੁਹੂੰ ਕੋ ਭਗੈ ਹੋਂ। 

ਭਵੈਂ ਜੌ ਅਗਾਰੀ ਮਜ਼ਾ ਤੌ ਚਖੈ ਹੋਂ ॥ ੭੬॥ 
ਇਮੈ ਬੋਲ ਕੈ ਚਾਂਪ' ਸੰਭਾਰ ਭਾਰੀ। 

ਤਜੇ ਤੀਰ ਤੀਖੇ ਸਬੀ ਖੇਜਿ ਮਾਰੀ'। 

ਚਢਯੋ ਦਾਹਿਨੇ ਤਾਂਹਿ ਕੇ ਹੈ ਕ੍ਰਿਪਾਲੈ। 
ਬਢਯੋ ਅਲਫ ਖਾਂ ਸੰਗ ਲੈ ਸੂਰ ਜਾਲੈ' ॥ ੭੭॥ 
ਰਿਸੇ ਭੂਰ ਸੂਰੇ ਮੁਛੇਲੈ ਗੁਸੈਲੇ। 

ਬਕੈਲੇ' ਪਟੈਲੇ? ਕਟੈਲੇ ਬਟੈਲੇ”। 


ਉਛੈਲੇ ਬੁੰਦੇਲੇ ਮਰ੍ਹੈਲੇ ਸੁ ਛੇਲੇ'। 
ਅਲੈਲੇ ਦਬੈਲੇ ਜਿਤੈਲੇ ਜੁਧੈਲੇ' ॥ ੭੮ ॥ 


ਹਲਾ ਹੂਲ ਕੈ ਕੈ ਪਰੇ ਆਇ ਧਾਈ। 
ਭਰੀ' ਤੀਰ ਗੋਲੀਨ ਕੀ ਝਰੀ ਲਾਈ। 


'ਵਾੜਾ ਛੱਡ ਕੇ ਵਾੜ ਤੋਂ ਬਾਹਰ ਆ ਗਏ। 


'ਜੋਸ਼ ਵਿੱਚ ਆਏ। "ਜ਼ਖ਼ਮਾਂ ਕਰ ਕੇ ਅੰਗ ਲਹੂ ਨਾਲ ਗੱਚ 
ਹੋਏ ਹਨ। 


'ਧਨੂਖ। 
'ਜਿਹੜੇ ਜ਼ਹਿਰੀਲੇ ਸੱਪ ਹਨ। 


'ਬਹੁਤੇ ਸੂਰਮੇ। 


'ਬੋਲਣ ਵਾਲੇ। “ਪਟੇ ਬਾਜ਼, ਗੱਤਕੇ ਬਾਜ਼। “ਬਦਲਾ ਲੈਣ 
ਵਾਲੇ। 

(ਬੰਦੈਲੇ) ਬੁੰਦੇਲ ਜਾਤੀ ਦੇਰਾਜਪੂਤਾਂ ਦੇ (ਮਰ੍ਰੈਲੇ) ਮੋਹਰੀ 
(ਛੈਲੇ) ਸੁੰਦਰ ਜਵਾਨ (ਉਛੈਲੇ) ਉਛਲਦੇ ਹਨ। 

'(ਅਲੈਲੇ) ਅਸਚਰਜ (ਜੁਧੈਲੇ) ਜੋਧੇ (ਦਬੈਲੇ) ਦਬਾਉਣ 
ਵਾਲੇ (ਜਿਤੈਲੇ) ਜਿੱਤਣ ਵਾਲੇ। 


'ਚੰਗੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) | ਘਿਰ 


ਕ੍ਰਿਪਾਲੈਂ ਦਿਆਲੈਂ ਘਨੇ ਬੀਰ ਮਾਰੇ। 
ਪਛਾਰੇ ਲਤਾਰੇ ਬਢੇ ਹੈਂ ਅਗਾਰੇ' ॥ ੭੯ ॥ 
ਹਟੇ ਪੈਰ ਪਾਛ ਪਿਖੇ ਡੱਢਵਾਲੀ। 

ਕਹਸੋ ਭੀਮ ਚੰਦੈਂ ਬਲੀ ਤੂੰ ਬਿਸਾਲੀ। 
ਇਨੈ ਮਾਰ ਹੱਮਾਰ ਤੋਂ ਘਾਣ' ਲਾਹੇ। 

ਅੱਗੇ ਹੋਇ ਮੱਥਾ ਤੂਹੈਂ ਕਯੋਂ ਨ ਡਾਹੇਂ ॥। ੮੦॥ 
ਕਹਸੋ ਭੀਮ ਚੰਦੈਂ ਚਲੋਂ ਆਪ ਆਗੈ। 
ਭਵੋਂ! ਸੰਗ ਮੈਹੂੰ ਥਵੈਂ ਲਾਲ ਬਾਗੇ”। 
ਰਜੌਤੀ' ਸੰਭਾਰੈਂ ਕੁਲੈ ਲਾਜ ਜੋਏ”। 

ਇਮੰ ਮੰਤ੍ਰ' ਕੈ ਕੈ ਫਿਰੈ ਫੇਰ ਦੋਏ ॥੮੧॥ 
ਗੁਜੇ ਮੇਘ ਨਯਾਂਈਂ ਤ੍ਰਜੇ' ਸੱਤ ਸਾਰੇ। 

ਰਣੰ ਖੰਭ ਹੋਏ ਮਨੋ ਦੈ ਮੁਨਾਰੇ। 

ਮਹਾਂ ਮੇਂਹ ਵੁੱਠਾ ਸਰੰ ਗੋਲੀਓਂ ਕਾ'। 
ਦੁਹੂੰ ਓਰ ਜੋਰੰ ਪਰਾ ਢੋਲੀਓਂ ਕਾ ॥੮੨॥ 
ਬਜੈਂ ਬਾਦ ਮਾਰੂ ਗਜੈਂ ਬਾਜ' ਸੂਰੇ। 
ਭੁਕਾਰੇ ਸੁ ਭੇਰੀ ਨਕਾਰੇ ਦਰੂਰੇ'। 


ਬਕੈਂ ਮਾਰ ਮਾਰੰ ਥਕੈਂ ਨਾ ਲਰੰਤੇ। 

ਭਏ ਕੌਰਵੈਂ ਪਾਂਡਵੈਂ ਜਯੋਂ ਡਹੰਤੇ ॥। ੮੨॥ 
ਕੜਾ ਕਾੜ ਮੱਚੀ ਹਲੰ ਚਾਲ ਘਾਲਾ'। 

ਫਿਰੀ ਲੈ ਬਿਵਾਨੰ ਪਰੀ ਦੇਵ ਬਾਲਾ'। 

ਚਲੀ ਸੇਲ' ਸਾਂਗੈਂ” ਕ੍ਰਿਪਾਨੈ ਦੁਧਾਰੀ। 
ਤਿਰੱਛੀ ਬਰੱਛੀ ਬਿਲੱਛੀ ਕਟਾਰੀ'# ॥੮੪॥ 


ਹਥਾ ਵੱਥ ਹੋਏ ਘਨੇ ਹੇਲ ਘਾਲੈਂ'। 

ਦਿਆਲੈਂ ਕ੍ਰਿਪਾਲੈਂ ਸਮ ਕੋਪਿ ਕਾਲੈਂ'। 

ਲਏ ਖਾਨ ਖੂੰਨੀ ਖੁਰਾਸਾਨ ਵਾਰੇ। 

ਜਿੰਨ ਬ੍ਰਿੰਦ ਭੂਪਾਨ ਹਿੰਦੁਵਾਨ ਗਾਰੇ ।੮੫॥ 
ਸਸੀ ਭੀਮ ਕੋ ਭੀਮ ਸੇ ਵੇ ਮਿਲੇ ਹੈਂ'। 


'ਪੂਰਾਂ ਦੇ ਪੂਰ। 


ਹੋਵਾਂਗਾ। “ਲਾਲ ਪੁਸ਼ਾਕੇ ਵਾਲਾ ਹੋ ਜਾਵਾਂਗਾ। 
'ਰਾਜਪੂਤੀ। “ਦੇਖੀਏ। 
'ਸਲਾਹ। 


'ਭੇਰੀਆਂ ਗੂੰਜਦੀਆਂ ਹਨ ਤੇ ਨਗਾਰੇ (ਦਰੂਰੇ) ਭਿਆਨਕ 
(ਵੱਜਦੇ ਹਨ)। 


'(ਜੰਗ ਕਰਨ) ਲੱਗ ਪਏ। 

'ਹਲਚਲੀ ਪਾ ਦਿੱਤੀ। 

'ਅਪੱਛਰਾਂ ਤੇ ਦੇਵਤਿਆਂ ਦੀਆਂ ਇਸਤ੍ਰੀਆਂ। 

'ਬਰਛੇ। “ਬਰਛੀਆਂ। 

'ਤਿਖੀਆਂ ਬਰਛੀਆਂ ਤੇ ਵਿਲੱਖਣ ਕਟਾਰਾਂ। “ਕਟਾਰੀ' 
ਸ਼ਬਦ ਮੂਲ 'ਚ ਨਹੀਂ ਹੈ, ਅਸਾਂ ਆਪਣੇ ਕੋਲੋਂ ਪਦ ਪੂਰਾ 
ਕਰਨ ਲਈ ਪਾਇਆ ਹੈ। 

।ਹੱਥੋ ਹੱਥੀ ਹੋ ਪਏ ਬਹੁਤੇ ਹੱਲੇ ਕਰਦੇ ਹਨ। 

'ਕਾਲ ਵਾਂਗ ਕ੍ਰੋਧ ਕਰਕੇ। 


'ਭੀਮ ਚੰਦ ਨੂੰ ਭੀਮ ਸੈਨ ਵਰਗੇ (ਹੋ ਕੇ) ਉਹ ਮਿਲੇ ਹਨ। 





1574 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੁਨਾ ਪਾਉਂ ਪਾਛੇ ਇਨੋਂ ਕੇ ਹਲੇ ਹੈਂ। 
ਘੜੀ ਕਯਾਮਤੈ ਕੀ ਇਨੌ ਪੈ ਬਿਤਾਈ'। 


ਹਲੀ ਸੈਨ ਯਾਂ ਕੀ ਚਲੀ ਯੋ ਪਲਾਈ ॥ ੮੬॥ 


ਗਏ ਛੂਟ ਛੱਕੇ ਭਏ ਦਾਂਤ ਖੱਟੇ। 

ਗਹੇ ਪੀਤ ਰੰਗੈਂ ਕਹੇਂ ਹਾਇ ਲੱਟੇ'। 

ਤਬੈ ਰਾਮ ਸਿੰਘੰ ਪ੍ਰਿਥੀ ਚੰਦ ਭੀਮੰ। 

ਅਏ ਯੇ ਗੁਰੂ ਪੈ ਥਏ ਸੇ ਯਤੀਮੰ ॥੮੭॥ 

ਅਬੈ ਲਾਜ ਰਾਖੋ ਕਟੀ ਨਾਕ ਤਾਜੀ। 

ਨਹੀ ਤੋਂ ਜਿਤੀ ਜਾਤ ਹੈ ਆਜ ਬਾਜੀ। 

ਗੁਰੂ ਨਾਮ ਕੋ ਭੀ ਲਗੈ ਦਾਗ ਭਾਰੀ। 

ਕਹੈਂਗੇ ਗਏ ਥੇ ਅਏ ਸੋ ਭਿ ਹਾਰੀ ॥੮੮॥ 

ਤਿਨੈ ਧੀਰ ਦੈ ਕੈ ਕਹਯੋ ਨ ਡਰੀਜੈ। 

ਗੁਰੂ ਆਦਿ ਕੋ ਸਾਦਕੰ' ਯਾਦ ਕੀਜੈ। 

ਗੁਰੂ ਜੀ ਖਰ੍ਹੇ ਬੇ ਤਬੈ ਊਚ ਠੌਰੈਂ। 

ਮਢੀ ਬਾਹਨੀ ਆਹਨੀ ਸੰਗ ਗੌਰੈ' ॥੮੯॥ 

ਰਠੰਜੀਤ ਪੈ ਜੌ ਪਰੀ ਚੋਬ ਦੁਹਰੀ। 

ਚਲੇ ਏਕ ਤੇ ਏਕ ਹੈ ਅੱਗ ਜੁਹਿਰੀ'। 

ਢਿਗੰ ਢੁੱਕ ਢੋਆ ਕਰਯੋ' ਢੋਲ ਬੱਜੇ। 

ਗਜੇ ਸਿੱਖ ਸੂਰੇ ਘਨੰ' ਪਿੱਖਿ ਲੱਜੇ ॥ ੯੦॥ 

ਕਸੇ ਰਾਮਜੰਗੇ' ਠੁਕੀ ਦੋਇ ਗੋਰੀ। 

ਜੜੇ ਮੋੜ ਤੋੜੇ ਕਲਾ ਪੈ ਬਹੋਰੀ। 

ਇਕੇ ਵਾਰ ਡੰਭੀ' ਭਰੀ ਫੇਰ ਸਾਰੈਂ। 

ਹਰੈਂ ਅ ਭਰੈਂ ਸ਼ੀਘਰੈਂ ਬਾਰ ਝਾਰੈਂ' ॥ ੯੧॥ 
ਲਸੱਕੇਂ ਬਿਜੰ ਸੇ ਅਰੂਕੈਂ'। 


ਪੁਲੇ ਮੇਘ ਜਯੋਂ ਮੋਖ ਦਾ ਘੋਖ ਹੋਹੈ'। 
ਭਏ ਹੱਥ ਵੱਖੋ ਸਬੈ ਹੀ ਸਰੋਹੇ' ॥੮੨ | 


੨੩੯ 


ਰੰਗ ਪੀਲੇ ਹੋ ਗਏ, ਤੇ ਹਾਇ ਕਹਿ ਕੇ ਲਿਟਦੇ ਹਨ। 


'ਸਿਦਕ ਨਾਲ। 
(ਬਾਹਨੀ) ਫ਼ੌਜ ਭਾਰੀ (ਆਹਨੀ) ਲੋਹੇ ਨਾਲ ਮੜ੍ਹੀ ਹੋਈ ਸੀ। 


'ਕੋਧਵਾਨ ਹੋ ਕੇ। 

ਨੇੜੇ ਢੁਕ ਕੇ ਮੇਲ ਕੀਤਾ। 
'ਬੱਦਲ। 

'ਬੰਦੂਕਾਂ। 


'ਅੱਗ ਲਾਈ (ਅ) ਚਲਾਈ। 
'ਇਕੱਠਾ ਫਾਇਰ ਕਰਦੇ ਹਨ। 


'ਸ਼ਬਦ ਦੜ ਦੜ ਕਰਦੀਆਂ ਬਿਜਲੀ ਵਾਂਗ ਚਮਕਦੀਆਂ 
ਹਨ, ਰੁਕਦੀਆਂ ਨਹੀਂ। 

'ਮੁਕਤੀ ਦੇਣ ਵਾਲੀ ਗਰਜ ਹੁੰਦੀ ਹੈ। 

ਗੁੱਸੇ ਨਾਲ। 

!'ਸੜ ਸੜ ਸ਼ਬਦ ਕਰਦੀਆਂ ਹਨ। ”ਕੜ ਕੜ ਸ਼ਬਦ 
ਕਰਦੀਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1575 


ਫੜੱਕੈਂ' ਸੁ ਢਾਲੇ ਨਗਾਰੇ ਰਣੱਕੈ? 
ਠਣੰਕਾਰ' ਤੇਗੈਂ ਘੜੈ' ਜਯੋਂ ਠਠਯਾਰੈਂ। 
ਭੁਜੈਂ ਭਾਜ ਬੰਦੂਕ ਤਯੋਂ ਤੜ ਤੜਾਰੈਂ' ॥੮੨॥ 
ਚਲਾਵੈਂ ਘਨੇ ਸੈਹਥੀ' ਤੀਰ ਨੇਜੈ। 

ਸੁ ਬੇਝੈਂ ਕਰੇਜੈਂ ਅਮੇਜੈਂ ਉਰੇਜੈ'। 

ਕਿਤੈ ਤੇਗ ਤੇਜੈਂ ਕਰੇਂ ਰੇਜ ਰੇਜੈਂ'। 

ਸਿ ਭੇਜੈਂ ਅਗੇਜੈਂ ਕਿ ਸੇਜੈਂ ਸਵੇਜੈਂ' ॥੯੪॥ 
ਭਏ ਛਿੰਨ ਭਿੰਨੰ ਥਏ ਰੁੰਡ ਮੁੰਡੰ'। 

ਪਰੇ ਹੱਥ ਐ ਸੱਥਲੈ ਮਧ ਝੁੰਡੰ'। 

ਪਰੇ ਤ੍ੁਫਰਾਵੈਂ ਧਰਾ ਪੈ ਬਖੇਰੇ'। 

ਮਨੋਂ ਕਿੰਸਕੰ ਬਜਾਰ ਪਾਛਾਰ ਗੇਰੇ' ॥ ੯੫॥ 
ਛਕੈਂ ਮਾਸ ਹਾਰੀ ਬਕੈਂ ਗੰਜ ਸੋਹੂ'। 


ਪਿਯੈ ਚੰਡਿਕਾ' ਚਾਵਡੀ? ਰੱਜ ਲੋਹੂ। 
ਡਗੇਂ ਡਾਕਣੀ ਡੋਲ ਡੱਕੈਂ ਡਕਾਰੈਂ'। 


ਪਿਸਾਚੀ' ਖਵੀਸੀ? ਚੁਰੈਲੀ ਚਿਕਾਰੈਂ ॥। ੯੬॥ 
ਖਵੈ ਹੈਂ ਨਚੈ ਹੈਂ ਬਜੈ ਹੈਂ ਕਪਾਰੈਂ'। 
ਕਲ੍ਹੈ' ਕਾਲਕਾ? ਕੰਕਨੀ ਕਿੱਲਕਾਰੈ”। 


ਕਿਤੈ ਖੋਪਰੀ ਖੇਤ ਖਾਵੀਸ' ਖੈ ਹੈਂ। 

ਰਹੇ ਲਾਜ ਔ ਧਰਮ ਕੀ ਜੈ ਰਟੈ ਹੈਂ! ॥੯੭॥ 

ਕਟੋਚੀ ਕ੍ਰਿਪਾਲੈ ਕਰੋਧੰ ਕਰੂਰੰ' 

ਕਟੇ ਕੋਪ ਕੈ ਕੈ ਕਿਤੇ ਬੀਰ ਸੂਰੰ। 

ਬਤੋ ਬਿੱਝੜੰ ਵਾਲੀਆ ਬੀਰ ਦਯਾਲੋ। 

ਅੜੋ ਖੇਤ ਮੈਂ ਸੋ ਖੜੇ ਖੰਭ ਢਾਲੈ' ॥੯੮॥ 
ਟੋਪ ਪੇਟੀ ਫੁਲਾਦੀ ਸੰਜੋ ਹੈ। 

ਨਹੀਂ ਤੀਰ ਗੋਲੀ ਤਿਸੈ ਕੋਇ ਪੋਹੈ। 

ਸਸੀ ਭੀਮ ਕੀਨੀ ਗੁਰੂ ਪੈ ਬਿਨੰਤੀ। 


'ਫੜ ਫੜ ਸ਼ਬਦ। “ਰਣਰਣ ਸ਼ਬਦ। 

।ਠਣ ਠਣ ਸ਼ਬਦ। 

(ਜਿਵੇਂ ਭੱਠ 'ਚ) (ਭਾਜ) ਦਾਣੇ ਭੁਜਦੇ ਹਨ ਤਿਵੇਂ ਬੰਦੂਕਾਂ 
ਤੜ ਤੜ ਸ਼ਬਦ ਕਰਦੀਆਂ ਹਨ। 

'ਬਰਛੀਆਂ। 

'ਕਲੇਜੇ ਵਿੰਨ੍ਹਦੇ ਹਨ, (ਉਰਜੈ) ਛਾਤੀਆਂ (ਅਮੇਜੈਂ) ਮੇਲਦੇ 
ਹਨ ਭਾਵ ਨੇੜੇ ਢੁਕਦੇ ਹਨ। 

'ਟੁਕੜੇ ਟੁਕੜੇ। 

ਉਨ੍ਹਾਂ ਨੂੰ ਅੱਗੇ ਪ੍ਰਲੋਕ 'ਚ ਭੇਜ ਦੇਂਦੇ ਹਨ ਕਿ ਸੇਜਾ 'ਤੇ ਸੌਂ 
ਜਾਣ। 

'(ਰੁੰਡ) ਧੜ ਤੇ (ਮੁੰਡ) ਸਿਰ (ਛਿੰਨ) ਟੁਕੜੇ ਹੋ ਕੇ (ਭਿੰਨੰ) 
ਅਲੱਗ ਹੋਂ ਗਏ। 

।(ਲੋਥਾਂ ਦੇ) ਝੁੰਡ ਵਿੱਚ ਹੱਥ ਤੇ (ਸੱਥਲੈ) ਪੱਟ ਪਏ ਹਨ। 
'ਖਿੰਡੇ ਹੋਏ। 

'ਜਾਣੋ ਕੇਸੂ (ਦੇ ਫੁੱਲਾਂ) ਨੂੰ ਹਵਾ ਨੇ ਪਛਾੜ ਕੇ ਸੁੱਟਿਆ ਹੈ। 
।ਉਹ (ਗੰਜ) ਭਿਆਨਕ (ਬਕੈਂ) ਬੋਲਦੇ ਹਨ। 

'ਚੰਡ ਮੁੰਡ ਨੂੰ ਮਾਰਨ ਵਾਲੀ, ਦੁਰਗਾ। “ਕਾਲੀ। 

'ਡਾਇਣਾਂ ਡੋਲਦੀਆਂ (ਡਗੈਂ) ਫਿਰਦੀਆਂ ਹਨ (ਡੱਕੈਂ) ਰੱਜ 
ਕੇ ਡਕਾਰ ਮਾਰਦੀਆਂ ਹਨ। 

'ਰਾਖਸ਼ੀ। “ਦੇਉਣੀ। “ਚੁੜੇਲਾਂ ਬੋਲਦੀਆਂ ਹਨ। 

'ਖੋਪਰੀਆਂ। 

'ਕਲਹ-ਨਾਰਦ ਦੀ ਇਸਤ੍ਰੀ। “ਕਾਲੀ ਦੇਵੀ। “ਗਿਲਜਾਂ ਚੀਕਾਂ 
ਮਾਰਦੀਆਂ ਹਨ। 

ਦੇਉ, ਜਿੰਨ। 

'ਬੋਲਦੇ ਹਨ। 

/ਭਿਆਨਕ ਕ੍ਰੋਧ ਨਾਲ। 


'ਖੰਭੇ ਦੀ ਤਰ੍ਹਾਂ। 





1576 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮੈਂ ਸਿੰਘ ਆਗੇ ਇਹੈ ਮੱਤ ਦੰਤੀ' ॥੯੯॥ 
ਸਮੰ ਫੂਲਵਾਰੀ' ਇਨੈ ਸੈਨ ਮੇਰੀ। 

ਕਰੀ ਪਾਇਮਾਲੈ' ਬਿਸਾਲੈ ਨਿਬੇਰੀ। 

ਹਤੇ ਯਾਹਿ ਕੇ ਹ੍ਹੈ ਫਤੇ ਭੀ ਅਤੈ ਹੈ'। 

ਗੁਰੂ ਭੀ ਕਰਯੋ ਤੇਜ ਤਾਜੀ ਤਿਤੈ ਹੈ' ॥੧੦੦॥ 
ਭਰੀ ਦੋਇ ਗੋਰੀ ਢੁਕੇ ਢਿੱਗ ਜਾਈ। 

ਤਿਨੈਂ ਟੇਰਿ' ਅਗੱਜੋਂ ਇਨੈ ਯੋਂ ਸੁਨਾਈ। 
ਨਹੀਂ ਭੀਖਨੰ ਖਾਂ ਹਰੀ ਚੰਦ ਸੈਂ ਹੂੰ। 

ਫਤੇ ਸ਼ਾਹਿ ਲੌ ਜੇ ਜਿਤੇ ਔਰ ਤੈਹੂੰ' ॥ ੧੦੧॥ 
ਕਰੋ ਆਪ ਟਾਰਾ ਨਹੀਂ ਮੈਂ ਹਤੈਹੋਂ। 

ਲਘੂ ਬੈ ਸੁਠੰ ਹੇਰ ਕੈ ਤੈ ਤਜੈਹੌਂ'। 

ਗੁਰੂ ਜੀ ਕਹਯੋ ਤੈਂ ਘਨੇ ਬੀਰ ਮਾਰੇ। 

ਤੁਝੈ ਮੈਂ ਹਤੋਂ ਤੂੰ ਅਬੈ ਹੋ ਹੁਸ਼ਸਾਰੇ ॥੧੦੨॥ 
ਨਿਜੰ ਬਾਰ ਕੀਜੋ ਰਹੈ ਹੌਂਸ' ਨਾਹੈਂ। 

ਰਿਸਜੋ ਸੋ ਕਿਸਜੋ ਯੌਂ ਸੁਨੈ ਕੈ ਤਕਾ ਹੈ'। 
ਕਰੀ ਬਾਨ ਬਰਖਾ ਸਮੰ ਮੇਂਹ ਭਾਰੇ। 

ਗੁਰੂ ਜੀ ਬਚਾਏ ਕਿਛੂ ਕਾਟ ਡਾਰੇ ॥ ੧੦੩॥ 
ਗੁਰੂ ਗੁੱਜ ਕੇ ਤੁੱਜ ਬੰਦੂਕ ਡੰਭੀ। 

ਧਸੀ ਦੋਇ ਗੋਲੀ ਕਸੀ ਦੇਹ' ਕੰਬੀ। 

ਗਿਰਯੋ ਭੂਮਿ ਝੂਮੰ ਨਹੀਂ ਆਬ' ਮੰਗਾ। 

ਸਰੂ ਕੋ ਤਰੂ ਜਯੋਂ ਸੁਟਯੋ ਪੌਨ ਚੰਗਾ ॥ ੧੦੪ ॥ 
ਪਦੰ ਊਚ ਪਾਯੋ ਗੁਰੂ ਨੈ ਹਤੀਓ। 

ਬਰਯੋ ਦੇਵ ਬਾਲਾ ਮੁੰਡੀ ਮੁੰਡ ਲੀਓ'। 

ਮਰਯੋ ਜੌ ਦਿਆਲਾ ਕਟੋਚੀ ਨਿਹਾਰਾ। 

ਪਰਜੋ ਹੂੰ ਬਿਹੋਸ਼ੰ ਮਨੋ ਜੰਗ ਹਾਰਾ ॥ ੧੦੫॥ 
ਗਿਰਯੋ ਜੀਤ ਆਸੰ ਅਰੈਂ ਕੌ ਮਿਨਾਰਾ'। 
ਕਿਧੌਂ ਜੰਗ ਕਾ ਪਾੜ ਕੇਵਾੜ ਡਾਰਾ'। 

ਪਰੇ ਸੱਤ ਧਾਈ ਗੁਰੂ ਪੈ ਰਿਸੈ ਕੈ। 

ਗੁਰੂ ਪਾਨ' ਕਾਮਾਨ ਐਂ ਬਾਨ ਲੈ ਕੇ ॥੧੦੬॥ 
ਤਜੇ ਚਾਰ ਬਾਣ ਤਬੈ ਹਾਥ ਦਾਏਂ'। 


'ਤੁਸੀਂ ਸ਼ੇਰ ਹੋ ਤੁਹਾਡੇ ਅੱਗੇ ਇਹ ਮਸਤ ਹਾਥੀ ਹੈ। 
'ਫੁਲਵਾੜੀ ਵਾਂਗ। 

ਪੈਰਾਂ ਹੇਠ ਮਲ ਦਿੱਤੀ ਹੈ। 

'ਇਸ ਦੇ ਮਾਰਿਆਂ (ਅਤੈ) ਭਾਰੀ ਫ਼ਤਹ ਹੋ ਜਾਵੇਗੀ। 

'ਘੋੜੇ ਨੂੰ ਉਸ ਤਰਫ਼। 

ਬੋਲ ਕੇ। 

'ਤੁਸਾਂ ਨੇ। 

'ਛੋਟੀ ਉਮਰ ਤੇ ਸੁੰਦਰ (ਸਰੂਪ) ਦੇਖ ਕੇ ਤੁਹਾਨੂੰ ਛੱਭਦਾ ਹਾਂ। 


'ਇੱਛਾ। 
'ਗ਼ੁੱਸੇ ਨਾਲ ਖਿੱਝ ਕੇ ਇਉਂ ਸੁਣ ਕੇ ਤੱਕਿਆ। 


(ਮੁੰਡੀ) ਸ਼ਿਵ ਨੇ ਸਿਰ ਲੈ ਲਿਆ। 


'ਵੈਰੀਆਂ ਦੀ ਜਿੱਤ ਦੀ ਆਸ ਦਾ ਮੁਨਾਰਾ ਡਿੱਗ ਪਿਆ। 
'ਤਖ਼ਤਾ। 


ਹੱਥ ਵਿੱਚ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1577 


ਪੁਨਾ ਤੀਨ ਛੋਰੇ ਕਰੰ ਸਾਥ ਬਾਏਂ। 

ਕਰੀ ਬਾਨ ਬਰਖਾ ਸੜਾ ਸਾੜ ਛੋਰੇ। 

ਗੁਰੂ ਮਾਰ ਬੈਰੀਨ ਕੇ ਮੂੰਹ ਮੋਰੇ ॥੧੦੭॥ 

ਸਿੱਖੇਂ ਭੀ ਕੜਾ ਕਾੜ ਬੰਦੂਕ ਝੋਕੀ'। 

ਲਗੀ ਜਾ ਅਜੂਕੈਂ ਵਗੀ ਕੋ ਨ ਫੋਕੀ। 

ਪਿਖਜੋ ਭੀਮ ਚੰਦੈਂ ਪ੍ਰਿਥੀ ਸਿੰਘ ਰਾਮੰ। 

ਭਏ ਮੋਦ ਜੀਤਯੋ ਜਨੋ ਸੰਗਰਾਮੰ' ॥੧੦੮॥ 

ਬਢੇ ਹੌਸਲੇ ਰੌਸਲੇ' ਲਾਲ ਹੂ ਸੋ। 

ਪਰੇ ਧਾਇ ਹੱਲੇ ਕਰੇ ਸੱਤ੍ਰ ਪੈ ਸੋ। 

ਗੂਜੇ ਸਿੰਘ ਨਯਾਈਂ ਤੂਜੇ ਸੱਤ੍ਹ ਭਾਰੀ। 

ਘਨੀ ਤੀਰ ਗੋਲੀਨ ਕੀ ਬਾਰ ਝਾਰੀ ॥ ੧੦੯॥ 

ਕਟਾ ਕੁੱਟ ਮੱਚੀ ਝਟਾ ਪੱਟ ਕੱਟੇ। 

ਰੁਲੇ ਰੁੰਡ ਮੁੰਡੰ ਧਰਾ ਪੈ ਸਪੱਟੇ'। 

ਹਲਾ ਚਾਲ ਮੇਲੀ ਦਲੋ ਸੱਤਰ ਮਾਂਹੀਂ। 

ਕਰੇ ਅੰਗ ਭੰਗੈਂ ਕੁਢੰਗੇਂ ਮਹਾਂਹੀ ॥ ੧੧੦॥ 

ਲਰੰਤੇ ਮਰੰਤੇ ਹਟੰਤੇ ਪਿਛੈ ਹੈਂ। 

ਧਸੇ ਜਾਹਿ ਬਾੜੇ ਵਿਖੇ ਫੇਰ ਵੈ ਹੈਂ। 

ਲਗੇ ਘਾਵ ਭਾਰੇ ਸਰੰ ਸਾਂਗ ਗੋਲੀ। 

ਕਿਧੋਂ ਹਾਰ ਬੈਠੇ ਵਹੈ ਖੇਲ ਹੋਲੀ ॥ ੧੧੧॥ 

ਲਯੋ ਜੀਤ ਖੇਤੰ ਗੁਰੂ ਕੀ ਦਯਾ ਤੈ। 

ਕਹੈਂ ਭੂਪ ਸਾਰੇ ਅਨੰਦੰ ਥਯਾ ਤੈ'। 'ਅਨੰਦ ਹੋ ਕੇ ਤੇ। 

ਬਜੇ ਬਾਜਨੇ' ਜੀਤ ਓਛਾਹ ਕੇਰੇ। 'ਵਾਜੇ। 

ਫਿਰੇ ਫੇਰ ਜਾਈ ਤਿਨੋਂ ਕੇ ਚੁਫੇਰੇ ॥ ੧੧੨॥ 

ਰਿਸੈ ਬਾਰ ਬਾਰੈਂ! ਦਿਸੈ ਬਾਰ ਬਾਰੈਂ”। ਵਾਲ ਵਾਲ ਗੁੱਸੇ 'ਚ ਆ ਕੇ। “ਵਾੜ ਦੇ ਬੂਹੇ ਦੀ ਤਰਫ਼। 

ਕਰੈਂ ਬਾਰ ਬਾਰੈਂ! ਭਰੈਂ ਬਾਰ ਬਾਰੈਂ”। 'ਵਾਰ ਤੇ ਵਾਰ ਕਰਦੇ ਹਨ। “ਵਾਰ ਵਾਰ (ਬੰਦੂਕਾਂ) ਭਰਦੇ 
ਹਨ। 

ਰਖੇ ਘੇਰ ਬੈਰੀ ਮਧੰ ਬਾਰ ਬਾਰੈਂ'। 'ਵਾੜੇ 'ਚ ਵਾੜ ਕੇ। 

ਅਥਯੋ ਦਯੋਸ ਰਾਈ' ਮਥਯੋ ਹੈ ਨ ਸਾਰੈਂ? 'ਸੂਰਜ ਛੁਪ ਗਿਆ। “(ਮਥਯੋ) ਜਾਣ ਲਿਆ ਕਿ ਹੁਣ 

॥੧੧੩॥ ਰ੍ (ਸਾਰੈਂ) ਜੰਗ ਨਹੀਂ ਹੋਵੇਗਾ। 


ਲਏ ਜੀਤ ਬੈਰੀ ਕਏ ਆਨ ਡੇਰੈਂ। 





1578 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨੋਂ ਖੇਲ ਹੋਲਾ ਘਝੋਲਾ' ਬਧੇਰੈਂ। 
ਛਯੋ ਅੰਧਕਾਰੰ ਅਏ ਮਾਸ ਹਾਰੀ। 
ਛਕੈਂ ਭਾਵਤੈਂ! ਯਾਵਤੈਂ ਅੱਧਿਕਾਰੀ? ॥ ੧੧੪॥ 
ਚਢੀ ਲੁੱਥ ਪੈ ਲੁੱਥ ਆਗੁੱਥ ਖੇਤੈਂ”। 
ਸੁੱਤੇ ਜਵਾਨ ਕੇਕਾਨ' ਬੇਹਾਨ ਚੇਤੈਂ” ॥ ੧੧੫॥ 


੯ 


ਦੋਹਰਾ: 
ਜੇ ਜ਼ਖਮੀ ਦੁਹਿ ਦਿਸ ਭਏ, 
ਤੇ ਸਭ ਲਏ ਉਠਾਇ। 
ਪੀਛੇ ਪਠੇ ਤਦਾਂਇਂ ॥ ੧੧੬॥ 
ਨ੍ਰਿਪ ਗੁਰੂ ਰਣ ਜੀਤ ਕੈ, 


ਸੁਪਤੇ ਨਿਸ ਮੁਦ ਪਾਇ ॥ ੧੧੭॥ 


ਚੌਪਈ: 

ਭੂਪ ਕਟੋਚੀ ਉਤ ਦਿਸ ਸੋਚੀ। 

ਲੋਚੀ' ਭਾਗ ਜਾਨ ਕੀ ਪੋਚੀ?। 

ਅਲਫ ਖਾਂਨ ਸੋਂ ਆਨ ਉਚਾਰੀ। 

ਚੰਢੈ ਦਿਵਸ ਫਿਰ ਹ੍ੈਰਣ ਭਾਰੀ ॥ ੧੧੮॥ 
ਗੁਰੁ ਗੁਬਿੰਦ ਬਡ ਪੀਰ ਅਜ਼ਮਤੀ। 
ਮੱਦਤ ਕਰੈ ਦੁਸ਼ਮਨੈ ਅਤੀ। 

ਜਿਨੈ ਭੂਪ ਬਡ ਬੀਰ ਦਿਆਲਾ। 

ਏਕ ਬੰਦੂਕ ਮਾਰ ਹਤ ਡਾਲਾ ॥ ੧੧੯ ॥ 
ਸਾਤ ਬਾਨ ਫਿਰ ਤਜਿਰਣ ਜੀਤਾ। 

ਕੱਲ ਕੋ ਛਡੈ ਨ ਮੁਹਿ ਤੁਹਿ ਜੀਤਾ। 

ਤਾਂ ਤੇ ਅਬਿ ਤੌ ਚਲੈਂ ਪਿਛਾਰੀ। 

ਫੋੜ ਫਾੜ' ਫਿਰ ਲੈਹੈਂ ਮਾਰੀ ॥੧੨੦॥ 
ਇਹੀ ਸਲਾਹਿ ਅਲਫ ਖਾਂ ਮਾਨੀ। 

ਜ਼ੂਪ ਚਾਪ ਚਲ ਪਰੇ ਗੁਮਾਨੀ। 


'ਡੰਡਰੌਲਾ ਪਾਇਆ। 


'ਮਨ ਭਾਉਂਦਾ। “ਜਿਸ ਦਾ ਕੋਈ ਹੱਕਦਾਰ ਸੀ। 

ਜੰਗ ਦੇ ਮੈਦਾਨ 'ਚ ਗੁੰਦੀਆਂ ਗਈਆਂ। 

'ਘੋੜੇ। “(ਬੇਹਾਨ ਚੇਤੈ) ਚੇਤਨਤਾ ਬਤੀਤ ਹੋ ਗਈ ਹੈ ਭਾਵ 
ਬੇਹੋਸ਼ ਹੋ ਗਏ ਹਨ। 


ਪਾੜ ਪੂੜ ਕੇ ਭਾਵ ਫੁੱਟ ਪਾ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1579 


ਚਾਰਕੁ ਨਰ ਸਿਖਾਇ ਤਹਿ ਛੋਰੇ। 

ਕਹਯੋ ਅਯੋ ਤੁਮ ਭੀ ਭਜ ਭੋਰੇ' ॥੧੨੧॥ 'ਸਵੇਰੇ। 

ਨਿਸ ਭਰ ਤੁਪਕੈਂ ਛੋਰਤ ਰਹੀਓ। 

ਜਿਉਂ ਜਾਨੈਂ ਅਰਿ ਹੈਂ ਸਬਿ ਅਹੀਓ'। 'ਸਾਰੇ (ਏਥੇ) ਹੀ ਹਨ। 
ਇਮ ਕਹਿ ਕਾਂਗੜੇਸ ਸਹਿ ਸੈਨਾ। 

ਗੀਦੀ ਗਯੋ ਭਾਗ ਨਿਜ ਐਨਾ' ॥ ੧੨੨॥ 'ਘਰ। 


ਉਤਰੇ ਆਇ ਸ਼ਹਰ ਢਿਗ ਸਬੈ ॥। ੧੨੩ ॥ 
ਪਿਖਿ ਰਮਣੀਕ ਨੌਰ ਤਟ ਬਿਆਸੈਂ। 

ਸ਼ਹਰ ਨਦੌਣ ਭੌਣ ਸੁਖ ਖਾਸੈਂ”। 

ਆਠ ਦਿਵਸ ਗੁਰੁ ਤਹਾਂ ਰਹਾਏ। 

ਸੈਰ ਸ਼ਿਕਾਰ ਕਰੇ ਮਨ ਭਾਏ ॥ ੧੨੪॥ 
ਭੀਮ ਚੰਦ ਲੌ ਭੂਪਤਿ ਜੇਈ। 


ਕਰੈਂ ਸੇਵ ਬਿਬਿਧਾ ਸਬਿ ਤੇਈ। 

ਸੰਗ ਹੋਇ ਨਿਜ ਨਿਜ ਰਜਧਾਨੀ। 

ਭਏ ਦਿਖਾਵਤ ਕਰਿ ਬਡ ਮਾਨੀ' ॥ ੧੨੫॥ 
ਬਾਈ ਧਾਰਨ ਮੈਂ ਜਬਿ ਖਬਰੈਂ। 

ਜੰਗ ਜੀਤ ਕੀ ਪਹੁੰਚੀ ਜਬਰੈਂ”। 

ਸਭਿ ਰਾਜਨ ਕੀ ਸਭਾ ਵਿਖੇ ਹੈ। 

ਜੰਗ ਪੁਸੰਗ ਜਬੈ ਚਲ ਪੈ ਹੈ ॥੧੨੬॥ 
ਨਾਮ ਭਟਨ ਮੈਂ ਪੁਥਮੈ ਗੁਰੁ ਕਾ। 

ਗਨੈ ਭਨੈ ਗੁਨ ਤਜਿ ਭੂਮ ਉਰ ਕਾ। 

ਪੁਨ ਇਨ ਦਿਨੈਂ ਕਟੋਚੀ ਰਾਜੇ। 

ਕਪਟੀ ਛਲੀਏ ਚੁਗਲ ਦਰਾਜੇ' ॥ ੧੨੭॥ 
ਮਾਯਾਵੀ ਮਾਯਾ! ਰਚਿ ਭਾਰੀ। 

ਭੀਮ ਸਸੀ ਕੇ ਦਿਲ ਮੈਂ ਡਾਰੀ। 

ਮੇਲ ਕਰਨ ਤੁਰਕਨ ਠਹਿਰਾਨਾ। 

ਕਰਾ' ਕਰਾ? ਕਿਛੁ ਤਿਹ ਬਖਸ਼ਾਨਾ ॥੧੨੮॥ _'ਮਾਮਲਾ। “ਕਰ ਲਿਆ। 





1580 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲੇ ਨ੍ਰਿਪ ਜਬਿ ਆਪਸ ਮਾਂਹੀਂ। 

ਲਈ ਸਲਾਹਿ ਨਾਹਿੰ ਗੁਰਿ ਕਾਂਹੀਂ। 

ਸੁਨਿ ਗੁਨਿ ਗੁਰਿ ਉਰਿ ਰਿਸ ਧਰਿ ਭਾਰੀ। 

ਪੁਰਿ ਅਨੰਦ ਦਿਸ ਕੀਨੀ ਤਯਾਰੀ ॥੧੨੯॥ 

ਸੁਨਿ ਰਣਜੀਤ ਭੀਤਿ' ਨ੍ਿਪ ਪਾਈ। 

ਪਠਜਯੋ ਵਜੀਰ ਰੋਕਬੇ ਤਾਂਈਂ। 

ਨੰਦ ਚੰਦ ਇਮ ਸਚਵੈਂ' ਕਹਾ। 

ਅਬਿ ਨ੍ਰਿਪ ਕੋ ਕਿਛੁ ਕਾਮ ਨਰਹਾ ॥ ੧੩੦॥ 

ਫਤੇ ਲੈ ਦਈ ਹੰਕ੍ਰਿਤ ਭਈ'। 

ਸੱਤੂਨ ਸੋਂ ਸੰਧੀ ਕਰਿ ਲਈ। 

ਸਤਿਗੁਰੁ ਕੋ ਨਹਿ ਦੀਨੀ ਸਾਰਾ'। 

ਨਹਿਰਨ ਅਬੈ ਫਜ਼ੂਲ ਹਮਾਰਾ ॥ ੧੩੧॥ 

ਇਮ ਕਹਿ ਮਗ ਅਨੰਦ ਪੁਰਿ ਲਯੋ। 

ਪੁਨ ਸੁਨਿ ਭੀਮ ਚੰਦ ਖੁਦ ਅਯੋ। 

ਪਗ ਬੰਦੇ ਠਹਿਰਾਵਨ ਚਹਸੋ। 

ਠਹਿਰੇ ਨਾਹਿੰ ਗੁਰੂ ਹਨ ਗਹਯੋ ॥ ੧੩੨ ॥ 

ਅੱਸੂ ਅਮੋਲਕ ਜੀਨ ਸੁਨਹਿਰੀ। 

ਜ਼ੇਵਰ ਯੁਤ ਜਰਾਉ ਜਰ ਗਹਿਰੀ'। (ਗਹਿਰੀ) ਬਹੁਤੀ ਜੜਾਊ ਜੜੀ ਹੋਈ। 
ਖਿਲਤ' ਅਧਿਕ ਬਡ ਦੈ ਸਿਰ ਨਾਯੋ। 'ਪੋਸ਼ਾਕ। 
ਸਿਰੇਪਾਉ ਸਤਿਗੁਰੁ ਤੈ ਪਾਯੋ ॥। ੧੩੩ ॥ 

ਚਲੀ ਚਮੂੰ ਗੁਰੁ ਸੰਗ ਉਦਾਰੈਂ। 

ਗਿਰ ਬਨ ਹੇਰਤ ਕਰਤ ਸ਼ਿਕਾਰੈਂ। 

ਪੰਥ ਪੁਰਨ ਤੇ ਨਜਰੈਂ ਲੇਤੇ'। 'ਰਸਤੇ ਦੇ ਸ਼ਹਿਰਾਂ ਤੋਂ ਭੇਟਾਂ ਲੈਂਦ। 
ਦਿਸ ਅਨੰਦਪੁਰਿ ਅਏ ਸਹੇਤੇ' ॥ ੧੩੪॥ 'ਪਿਆਰ ਨਾਲ। 
ਆਲਸੂਨ ਇਕ ਪੁਰਿ ਮਗ ਆਵਾ। 

ਦਈ ਅਕੋਰ ਨ ਸੀਸ ਨਿਵਾਵਾ। 

ਬਲਿਕੈ ਪੁਰਿ ਕੇ ਨਰ ਸਮੁਦਾਏ। 

ਥਿਰੇ ਉਚ ਠਾਂ ਤਰਕ ਅਲਾਏਂ ॥ ੧੩੫ ॥ 

ਇਕ ਬਿਰ ਸੰਗਤ ਥੀ ਉਨ ਲੂਟੀ। 

ਯਾਦ ਕਰਾਈ ਸੋ ਸਿਖ ਬੂਟੀ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਉਰਿ ਨ੍ਰਿਪ ਦਿਸ ਤੈ ਕਿਛੁ ਥੀ ਰਿਸ। 


ਕੋਪ ਦੀਪ ਸੀਖਯੋ ਤਬਿ ਸਿਖ ਤਿਸ' ॥ ੧੩੬॥ 


ਨੰਦ ਚੰਦ ਕੋ ਗੁਰੁ ਫੁਰਮਾਯੋ। 

ਲੂਟਹੁ ਗਾਮ, ਏਹੁ ਸੁਨਿ ਧਾਯੋ। 
ਜਿਤਿਕ ਬਾਹਨੀ ਥੀ' ਗੁਰੁ ਸੰਗੈਂ। 
ਲੂਟਯੋ ਸਭਿ ਨੈ ਗਾਮ ਨਿਸੰਗੈਂ ॥੧੩੭॥ 
ਦੌਰਿ ਪਹਾੜੀ ਚੜ੍ਹੇ ਪਹਾੜੀਂ। 

ਗਏ ਦੌਰਿ ਤਜਿ ਪੁਰਿ ਘਰਿ ਲਾੜੀਂ'। 
ਜੋਊ ਅੜੇ ਫੜੇ ਸੋ ਕੂਟੇ। 

ਅਸਨ ਬਸਨ ਬਾਸਨ ਬਿੱਤ ਲੂਟੇ' ॥੧੩੮ ॥ 
ਦੋਹਰਾ: 

ਆਲਸੂਨ ਪਿੰਡ ਭੂਪ ਕਾ, 

ਲੂਟ ਫਤੇ ਰਣ ਪਾਇ। 

ਪੁਰਿ ਮੁਦ ਮੈਂ ਗੁਰੁ ਮੁਦ ਮਏ', 

ਅਏ ਥਿਰੇ ਮੁਦ ਪਾਇ ॥ ੧੩੯ ॥ 
ਇਰਦ ਗਿਰਦ ਕੇ ਗਾਮ ਸਬਿ, 
ਪਿਖਿ ਪੁਤਾਪ ਗੁਰੁ ਕੇਰ। 

ਚੈਂਹ ਸਿੱਖ ਸੋ ਦੈੱਹ ਵੈੱਹ, 
ਉਹੈਂ ਡਹੈਂ ਬਹੁਤੇਰ ॥ ੧੪੦ ॥ 
ਸੱਤ੍ਹ ਸੈ ਛੈਤਾਲੀਏ 
ਅਗਹਨ ਮਾਸ ਉਦਾਰ'। 

ਗਾਇ ਜੰਗ ਨਾਦੌਣ ਕਾ, 
ਥਿਰਯੋ ਧਸਾਇ ਮੁਦ ਧਾਰ ॥੧੪੧॥ 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਨਦੌਣ ਜੰਗ' ਬਰਨਨੰ ਨਾਮ 


ਅਠਵੰਜਵੇਂ ਬਿਸਹਾਮ ॥੫੮॥ 


'ਕ੍ਰੋਧ ਰੂਪ ਦੀਵੇ ਦੀ (ਸੀਖਯੋ) ਬੱਤੀ ਉੱਚੀ ਕਰ ਦਿੱਤੀ। 


'ਵਹੁਟੀਆਂ। 


ਭੋਜਨ, ਬਸਤ੍ਰ, ਭਾਂਡੇ ਤੇ ਧਨ ਆਦਿ ਲੁੱਟੇ। 


'ਅਨੰਦ ਪੁਰਿ ਵਿੱਚ ਅਨੰਦ ਰੂਪ ਸਤਿਗੁਰੂ। 


'ਹਿਰਦੇ 'ਚ 


'੧੭੪੬ ਬਿ:, ਸ੍ਰੇਸ਼ਟ ਮੱਘਰ ਦਾ ਮਹੀਨਾ। 





1582 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੫੯. (ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਅਤੇ ਜੰਗ ਗੁਲੇਰ) 


੨੩੩ 


ਅਘ ਪੁੰਜ ਦਰੈ ਚਿੱਤ ਸੁੱਧ ਕਰੈ, 
ਤਿਨ ਤਾਪ ਹਰੈ ਸੁਰ ਕੀ ਸਰਤਾ'। 


ਭੂਮ ਅੰਧ ਲਟੈ ਦੁਖ ਦੁੰਦ ਹਟੈ, 
ਅਗਤਾ ਨਿੰਦਰਾ ਜੁ ਕਟੈ ਸਵਿਤਾ'। 


ਗੁਰੁ ਕੇ ਪਦ ਪੰਕਜ ਮੈਂ, ਗੁਨ ਹੈਂ 
ਇਨ ਤੈ ਅਧਿਕੈ, ਕਹਿ ਕੋ ਕਵਿ ਤਾ'। 


ਕਰਿ ਸੱਤਮ ਸੱਤਮ ਸੱਤਮ ਕੋ, 
ਹਰਿ ਗਜਾਨ ਧਯਾਨ ਰਿਦੈ ਧਰਤਾ' ॥੧॥ 


ਕਬਿੱਤ: 

ਬਿਦਤੈ ਜੁਝਾਰ ਸਿੰਘ ਜੰਗ ਹੂ ਗੁਲੇਰ ਹੂੰ ਕੋ, 
ਜੈਸ ਤੈਸ ਧਜਾਇ ਗਾਇ ਗਾਥ ਅਬਿ ਏਤ' ਹੈ। 
ਦਸਮੇਸ਼ ਗੁਰੁ ਪੁਰਿ ਆਨੰਦ ਵਿਸ਼ੇਸ਼ਰਹਿਂ, 
ਖੇਲ ਹੈਂ ਸ਼ਿਕਾਰ ਸੀਖ ਸਿੱਖਨ ਕੋ ਦੇਤ ਹੈਂ। 
ਸੁਨ ਕੈ ਉਮੰਗ ਸਿਖ ਆਵਤ ਸਹੇਤ ਹੈਂ। 
ਦੇਵਤ ਅਪਾਰ ਭੇਟ ਲੇਵਤ ਹੈਂ ਚਾਰ ਫਲ, 
ਰੌਣਕ ਰਹਿਤ ਗੁਰੁਦ੍ਰਾਰ ਬਡ ਨੇਤ' ਹੈ ॥ ੨ ॥ 
ਮਾਲਕ ਅਸੇਸ ਬਿਸੁ' ਤਾਂਹੀ ਸਮੇਂ ਏਕ ਨਿਸ, 
ਨਿਜ ਧਾਮ ਪੌਢ ਪ੍ਯੰਕ ਪਰ ਥੇਰਹੇ। 

ਕਿਤ ਭਗਵੰਤ ਕੋ ਇਕੰਤ ਮੈਂ ਸੁਤੰਤ ਪੇਖਿ, 
ਪਟਰਾਨੀ ਜੀਤੋ ਜੀ ਸਮਾਨੀ' ਪਗ ਥੇ ਗਹੇ?। 
ਦਾਨ ਰਿਤੁ ਲੈਨ ਹਿਤ' ਸਮਯ ਸੁ ਜਾਨ ਚਿਤ, 
ਅਤਿ ਹਿਤ ਕੈ ਕੈ ਥਿਤਿ ਭਈ ਢਿਗ ਹੈ ਵਹੇ। 


(ਜਿਵੇਂ) ਦੇਵਤਿਆਂ ਦੀ ਨਦੀ (ਗੰਗਾ) ਸਾਰੇ ਪਾਪਾਂ ਨੂੰ ਨਾਸ 
ਕਰ ਦੇਂਦੀ ਹੈ, ਚਿੱਤ ਸ਼ੁੱਧ ਕਰ ਦੇਂਦੀ ਹੈ ਤੇ ਤਿੰਨੇ ਤਾਪ ਨਾਸ 
ਕਰ ਦੇਂਦੀ ਹੈ। 


'(ਸਵਿਤਾ) ਸੂਰਜ, ਭਰਮ ਤੇ ਅੰਧੇਰਾ ਨਸ਼ਟ ਕਰ ਦੇਂਦਾ ਹੈ, 
ਭਿਆਨਕ ਦੁੱਖ ਹਟਾ ਦੇਂਦਾ ਹੈ, ਜੋ ਅਗਿਆਨਤਾ ਤੇ ਨੀਂਦ 
ਕੱਟ ਦੇਂਦਾ ਹੈ। 


'ਗੁਰਾਂ ਦੇ ਚਰਨ ਕੰਵਲਾਂ ਵਿੱਚ ਇਨ੍ਹਾਂ ਨਾਲੋਂ ਬਹੁਤੇ ਗੁਣ ਹਨ, 
ਉਹਨਾਂ ਨੂੰ ਕੌਣ ਕਵੀ ਕਹਿ ਸਕਦਾ ਹੈ। 


'(ਸੱਤਮ) ਪ੍ਰਮੇਸ਼ੁਰ ਰੂਪ ਸਤਿਗੁਰਾਂ ਦੇ (ਸੱਤਮ) ਪੂਜਨੀਕ 


ਚਰਨਾਂ ਦਾ (ਸੱਤਮ) ਆਦਰ ਕਰ ਕੇ ਗਿਆਨ ਸਿੰਘ ਹਿਰਦੇ 
'ਚ ਧਿਆਨ ਧਾਰਦਾ ਹੈ। 


।ਇਤਨੀ ਕੁ। 


'ਇਸਤ੍ਰੀ ਭਾਵ ਗੁਰੂ ਕੇ ਮਹਿਲ। “ਚਰਨ ਪਕੜੇ ਸਨ। 
'ਭਾਵ ਪੁੱਤਰ ਦਾਨ ਲੈਣ ਵਾਸਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਵਨੀ ਖਨਤ ਖਰੀ ਪਗ ਨਖ ਸੰਗ ਭਰੀ', 


ਲਾਜ ਕੇ ਜਹਾਜ ਚਰ੍ਹੀ ਕਾਜ ਗਾਜ ਨਾ ਕਹੇ' 
॥੩॥ 

ਜਾਨੀ ਜਾਨ ਜਾਨੀ ਤੌ ਭੀ ਦਾਨੀ ਸੁਖ ਬਾਨੀ 
ਭਾਨੀ', 

ਐਹੋ ਰੂਪ ਗੁਨਿ ਖਾਨੀ ਮਾਨੀ ਮਨ ਜੋ ਅਹੇ'। 


ਮੰਗੀ ਲੈ ਉਮੰਗੀ ਤੂੰ ਸੁਰੰਗੀ ਚੰਗੀ ਜੋ ਚਹੇਂ'। 


ਕਿਛੂ ਨ ਅਦੇਯ ਮੋਰੇ ਤੋਰੇ ਹਿਤ ਮਾਨ ਚਿੱਤ, 
ਬਾਂਛਿਤ ਵਰਾਨਨੇ ਬਖਾਨਨੇ ਤੈ ਸੋ ਲਹੇ”। 


ਹਾਥ ਜੋਰਿ ਨਾਇ ਮਾਥ ਬੋਲੀ ਪ੍ਰਾਨ ਨਾਥ, 

ਹਾਥ ਰਾਵਰੇ ਹੈ ਸਬਿ ਗਾਥ ਘਟ ਘਟ ਮੈਂ ਬਹੇ' 
॥੪॥ 

ਚਾਹਿ ਚਾਰ ਚੱਕਨ ਕੀ ਸੰਗਤੋ' ਕੀ ਪੂਰਤ ਹੋ, 
ਸਾਗਰਾਂਤ ਅਵਨੀ ਮਨਾਤ ਪਗ ਆਪ ਕੈ'। 


ਨੌਦਨ' ਬਿਨਾ ਅਨੌਦ ਤੀਯਾ ਨ ਲਹੇ ਅਮੰਦ”, 
ਦੀਜੈ ਸੋ ਸੁਛੰਦ' ਕੰਦ ਆਨੰਦ ਅਮਾਪ ਕੈ”। 

ਜਲ ਬਿਨੁ ਸਰ, ਤਰੁ ਫਲ ਬਿਨ, ਨੈਨ ਨਰ, 
ਨਿਸਿ ਸਸਿ ਬਿਨੁ, ਘਰ ਸੁਤ ਬਿਨੁ ਤਾਪ ਕੈ'। 
ਜੈਸੋ ਸੁੰਦੀ ਕੋ ਦੀਓ ਪੂਤ ਮੈਹੂੰ ਚੈਹੂੰ ਲੀਓ, 

ਤਥਾ ਅਸਤ' ਕੀਓ ਗੁਰੁ ਸਤਿਨਾਮੁ ਜਾਪ ਕੈ 
॥੫॥ 

ਦੂਰ ਕੈ ਗਰੂਰ' ਲਾਜ ਕੂਰ ਜਗ ਜਾਨ ਕੈ। 


1583 


'ਖੜ੍ਹੀ ਪੈਰਾਂ ਦੇ ਨਹੁਆਂ ਨਾਲ ਭੁਲੀ ਤਰ੍ਹਾਂ ਧਰਤੀ ਪੁੱਟ ਰਹੀ 
ਹੈ। 
'ਅਪਨਾ ਮਨੋਰਥ ਉੱਚੀ ਬੋਲ ਕੇ ਨਹੀਂ ਕਹਿੰਦੀ। 


ਤਾਂ ਵੀ ਸੁਖ ਦੇਣ ਵਾਲੀ ਬਾਣੀ ਕਹੀ। 


'ਹੇ ਰੂਪ ਤੇ ਗੁਣਾਂ ਦੀ ਖਾਣ, ਜੋ ਤੈ' ਮਨ ਵਿੱਚ ਧਾਰੀ ਹੈ (ਉਹ 
ਕਹੁ)। 


'ਸ੍ਰੇਸ਼ਟਰੰਗ ਵਾਲੀ ਹੇ ਪਿਆਰੀ ਸੁਪੱਤਨੀ, ਨਿੱਤ ਸਾਥ ਰਹਿਣ 
ਵਾਲੀ ਤੂੰ ਉਤਸ਼ਾਹ ਨਾਲ ਨਿਸ਼ੰਗ ਹੋ ਕੇ ਮੇਰੇ ਪਾਸੋਂ ਜੋ ਚੀਜ਼ 
ਚੰਗੀ ਚਾਹੁੰਦੀ ਹੈਂ ਉਹ ਮੰਗ ਲੈ। 


ਤੂੰ ਚਿੱਤ ਵਿੱਚ ਜਾਣ ਤੇਰੇ ਲਈ ਮੇਰੇ ਕੋਲ ਕੋਈ ਵੀ ਨਾ ਦੇਣ 


ਵਾਲੀ ਚੀਜ਼ ਨਹੀਂ ਜੋ ਚਾਹੁੰਦੀ ਹੈਂ (ਤੇਰੇ) ਸ੍ਰੇਸ਼ਟ ਮੁਖੋਂ ਕਹਿਣ 
ਤੇ ਹੀ ਉਹ ਪ੍ਰਾਪਤ ਹੋ ਜਾਵੇਗੀ। 


'ਬੈਠੇ ਹੋ। 

'ਸਮੁੰਦਰ ਦੇ ਅੰਤ ਤੱਕ ਸਾਰੀ (ਅਵਨੀ) ਧਰਤੀ (ਦੀ 
ਸ੍ਰਿਸ਼ਟੀ) ਆਪ ਦੇ ਚਰਨ ਪੂਜਦੀ ਹੈ। 

ਮੁੱਤਰ। ?ਉੱਜਲ। 

!ਆਪਣੀ ਇੱਛਾ ਨਾਲ। “ਹੇ ਮਿਣਤੀਰਹਿਤ ਅਨੰਦ ਦੇ ਦਾਤੇ। 


(ਜਿਵੇਂ ਤੂੰ ਕਿਹਾ ਹੈ) ਤਿਵੇਂ ਹੀ ਹੋਵੇਗਾ। 





1584 
ਸੰਤਨ ਕੀ ਸੇਵ ਨਿਤ ਕਰਤ ਅਮਿਤ ਰਹੋਂ, 
ਚਿੱਤ ਹਿੱਤ ਦੈ ਕੈ ਬਿੱਤ ਲਾਇ ਧੰਨ ਮਾਨ ਕੈ'। 
ਪਤਿ ਕੋ ਬਚਨ ਸੱਤ ਮਾਨ ਮੋਦ ਠਾਨ ਅਤਿ, 
ਸੇਵਨ ਸੁਹਿਤ ਲਾਗੀ ਸੰਤਨ ਕੋ ਆਨ ਕੈ। 
ਭੋਜਨ ਬਨਾਵੈ ਨਿਜ ਕਰ ਸੋਂ” ਛਕਾਵੈ ਆਪ, 


ਬੀਜਨਾ' ਝੁਲਾਵੈ ਅ ਧਿਆਵੈ ਗੁਰੁ ਨਾਨਕੈ ॥੬॥ 


ਸ਼ਰਧਾ ਪ੍ਰੀਤਿ ਧਰਿ ਪਗ ਧੋਇ ਨਿਜ ਕਰ, 

ਲੈ ਕੇ ਚਰਨਾਂਮਿ੍‌ਤ ਸੋ ਦ੍ਰਿਗ ਸੀਸ ਲਾਇ ਹੈ। 
ਰੈਨ ਦਿਨ ਸੇਵ ਕਰੇ ਭਗਤਿ ਕਮਾਇ ਹੈ। 

ਜਦੀ ਥੇ ਅਕਾਮ' ਆਪ ਕਾਮਨਾ ਸਿੱਖਨਿ ਭੁਰੈਂ”, 
ਤਦੀ ਸੇਵ ਸਿੱਖਨ ਕੋ ਕਰਨੀ ਸਿਖਾਇ ਹੈਂ। 


ਏਹੀ ਬਾਤ ਗੀਤਾ ਵਿਖੇ ਕ੍ਰਿਸ਼ਨ ਅਲਾਇ ਹੈੱ 


॥੭॥ 
ਸੰਤ ਸੇਵ ਤਾਲਕ ਮੈਂ! ਸਾਲਕੁ ਬਿਤੱਯੋ ਜਬਿ?, 


ਬਾਲਕ ਪਠੱਯੋ ਤਬਿ ਖਾਲਕ ਖਿਆਲ ਕੈ'। 
ਭਯੋ ਹੈ ਉਮਾਹ' ਉਤਸ਼ਾਹ ਛਯੋ ਧਾਮ ਧਾਮ, 
ਤੋਰਨ' ਪਤਾਕਾ? ਧੂਜਾ” ਕਲਸ ਉਜਾਲ ਕੈ''। 


ਬਜਤ ਸਿਧਾਨੇ' ਸਰਸਾਨੇ? ਗਾਨੇ ਹੋਤ ਹੈ, 
ਸੁਗੰਧਿ ਚਰਚਾਨੇ' ਦੀਪ ਘਿ੍‌੍‌ਤ ਧਰੇ ਬਾਲ ਕੈ। 
ਹੁਤੋਂ ਪੁਰਿ ਆਨੰਦ ਅਨੰਦ ਸਿੰਧੁ ਪੁਰ ਪੁਰਾ, 
ਏਹੂ ਪਰਮਾਨੰਦ ਉਛਾਲ ਦੀਓ ਬਾਲਕੈ' ॥੮॥ 


ਨਾਤੀ ਕੋ' ਨਿਹਾਰ ਮਾਤ ਗੂਜਰੀ ਐ ਨਾਨਕੀ ਜੀ, 
ਅੰਗ ਨਾ ਸਮਾਤੀ ਦਾਨ ਦੈ ਦੈ ਭੂਲ ਜਾਤੀ ਹੈਂ। 
ਧਾਈ ਧਾਈ ਆਵਤ' ਬਧਾਈ ਲੈ ਲੈ ਉਮਗਾਈ? 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


।ਆਪਣੇ ਆਪ ਨੂੰ ਧੰਨਤਾ ਯੋਗ ਮੰਨ ਕੇ (ਪੁੰਨ ਦਾਨ ਤੇ) ਧਨ 
ਲਾਉ। 


'ਆਪਣੇ ਹੱਥਾਂ ਨਾਲ। 
'ਪੱਖਾ। 


'ਸਬੰਧ ਵਿੱਚ ਭਾਵ ਸੇਵਾ ਕਰਦਿਆਂ। “ਜਦੋਂ ਇਕ ਸਾਲ 
ਬਤੀਤ ਹੋਇਆ। 

ਤਦੋਂ ਪ੍ਰਮੇਸ਼ਰ ਨੇ ਖ਼ਿਆਲ ਕਰ ਕੇ ਬਾਲਕ ਭੇਜਿਆ। 

'ਖ਼ੁਸ਼ੀ। 

'ਬਾਲਕ ਦੇ ਜਨਮ ਸਮੇਂ ਬੂਹੇ 'ਤੇ ਬੱਧੀ ਫੁੱਲ ਪੱਤਿਆਂ ਦੀ 
ਮਾਲਾ। “ਝੰਡੀਆਂ। “ਨਿਸ਼ਾਨ ਸਾਹਿਬ। ''ਤੇ ਕਲਸ ਚਮਕਦੇ 
ਹਨ। 

'ਖ਼ੁਸ਼ੀ ਦੇ ਵਾਜੇ। “ਬਹੁਤੇ। 

'ਛਿੜਕਾਈਆਂ। 


'ਅਨੰਦਪੁਰ (ਸ਼ਹਿਰ ਤਾਂ) (ਪੁਰਾ) ਪਹਿਲਾਂ ਹੀ ਅਨੰਦ ਦੇ 
ਸਮੁੰਦਰ ਨਾਲ (ਪੁਰ) ਭਰਿਆ ਹੋਇਆ ਸੀ, ਇਸ ਬਹੁਤੇ 
ਅਨੰਦ ਨੂੰ ਬਾਲਕ ਨੇ ਆ ਕੇ ਉਛਾਲ ਦਿੱਤਾ ਹੈ। 

ਪੇੜ੍ਹੇ ਨੂੰ। 


'ਦਾਈ ਦੌੜ ਕੇ ਆਉਂਦੀ ਹੈ। “ਉਤਸ਼ਾਹ ਸਹਿਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਈ ਕੋ ਅਸੀਸ ਦੈ ਕੈ ਬਖਸ਼ੀਸ਼ ਪਾਤੀ ਹੈ। 
ਜਾਚਕੁ' ਅਪਾਰ ਆਇ ਬਾਂਛਤ ਗੁਰੂ ਤੈ ਪਾਇ, 
ਦੇਸ ਦੇਸ ਜਾਇ ਰਟੈਂ' ਸੁਜਸ ਬਖਯਾਤੀ ਹੈ। 
ਦੇਵਤਾ ਬਸਾਹਿਂ ਫੂਲ ਕੌਤਕ ਦਿਖਾਹਿੰ ਤੂਲ', 
ਨਭ ਧਰ ਰਹਜੇ ਝੂਲ ਆਨੰਦ ਮਹਾਤੀ ਹੈ' ॥ ੯ ॥ 
ਪੂਰਨ ਪ੍ਪੱਖ ਪੁੰਨੜ ਧੰਨਯ ਧਰਨੀ ਕੋ ਨੀਕੋ. 
ਭਾਗ ਕੀ ਭਲਾਈ' ਭਨੈ ਨਰ ਨਾਰਿ ਬ੍ਰਿੰਦ ਹੈਂ। 
ਸੱਤ੍ਹ ਸੈ ਚਾਲੀ ਸਤ" ਮੰਗਲ ਮੰਗਲ ਦਤ, 


ਚੇਤ ਸੁਦੀ ਸੱਤੇਂ ਸਭ ਲਗਨ ਅਨਿੰਦ ਹੈਂ”। 


ਜ਼ੋਰਾਵਰ ਸਿੰਘ” ਨਾਮ ਗੁਰੂ ਜੀ ਪੂਰਨ ਕਾਮ, 


ਰਖਯੋ ਵਿਚਾਰ ਆਮ ਜੋਤਕ ਸੁ ਚਿੰਦ ਹੈ”। 
ਬਾਲਕੇ ਅਕਾਲ ਕੇ ਕੇ ਭਏ ਜੁਗ ਬਾਲਕੇ ਜੋ', 


ਅਰਿ ਗਨ ਘਾਲ ਕੇ! ਸੰਭਾਲ ਕੇ ਸੋ ਹਿੰਦੁ ਹੈਂ 
॥੧੦॥ 

ਮਾਤ ਦੁਲਰਾਵਤ' ਬਢਾਵਤ ਪ੍ਰਮੋਦ ਅਤਿ, 

ਭੂਖਨ ਨਵੀਨੇ ਝੀਨੇ' ਬਸਨ ਸਜਾਇ ਹੈਂ। 

ਡੀਠ ਮਤ ਲਾਗੈ ਕੋਨੇ ਲਾਵਤ ਡਿਠੌਨੇ ਲੌਨੇ, 

ਸੌਨੇ ਕੰਜ ਪਰ ਛੰਨੇ ਅਲਿ ਜਨੁ ਭਾਇ ਹੈਂ”। 


ਹੇਰਿ ਪੁਰਿ ਨਰ ਨਾਰਿ ਆਵੈਂ ਜਾਵੈਂ ਮੋਦ ਧਾਰਿ, 
ਸੰਗਤੈਂ ਅਪਾਰ ਲੈ ਮਸੰਦ ਬ੍ਰਿੰਦ ਆਇ ਹੈਂ। 


1585 


'ਮੰਗਤੇ। 

'ਉਚਾਰਦੇ ਹਨ। 

'ਬਹੁਤੇ। 

'ਅਕਾਸ਼ ਤੇ ਧਰਤੀ 'ਚ ਬਹੁਤਾ ਅਨੰਦ ਝੁੱਲ ਰਿਹਾ ਹੈ। 


'ਚੰਗਿਆਈ। 

“ਮੂਲ 'ਚ ਪਾਠ ਸਤ ਦੀ ਥਾਂ ਸੁਤ ਛਪਿਆ ਹੋਇਆ ਹੈ ਜੋ 
ਅਸ਼ੁੱਧ ਹੈ। 

'ਸੰਮਤ ੧੭੪੭ ਮੰਗਲਵਾਰ (ਦਿਨ) ਖ਼ੁਸ਼ੀ ਦੇਣ ਵਾਲਾ ਅਤੇ 
ਚੇਤ ਸੁਦੀ ਸੱਤੇ' ਅਤੇ ਸਾਰੇ ਲੱਗਣ ਚੰਗੇ ਹਨ। 

“ਗੁਰਪ੍ਰਤਾਪ ਸੂਰਜ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਵੀ 
ਨਾਮ ਜ਼ੋਰਾਵਰ ਸਿੰਘ ਹੀ ਲਿਖਿਆ ਹੈ, ਭਾਈ ਕਾਨ੍ਹ ਸਿੰਘ 
ਕਰਤਾ ਮਹਾਨ ਕੋਸ਼ ਨੇ ਨਾਮ ਜੁਝਾਰ ਸਿੰਘ ਦਿੱਤਾ ਹੈ ਅਤੇ 
ਹੁਣ ਦੇ ਸਾਰੇ ਨਵੀਨ ਖੋਜੀ ਵੀ ਨਾਮ ਜੁਝਾਰ ਸਿੰਘ ਹੀ ਸਿੱਧ 
ਕਰਦੇ ਹਨ। ਇਸੇ ਬਿਸ੍ਰਾਮ ਦੇ ਅੰਕ ਨੰ: ੨ 'ਚ ਕਵੀ ਜੀ ਨੇ 
ਵੀ ਖ਼ੁਦ ਲਿਖਿਆ ਹੈ ਕਿ 'ਬਿਦਤੇ ਜੁਝਾਰ ਸਿੰਘ ਜੰਗ ਹੂ 
ਗੁਲੇਰ ਹੂੰ ਕੋ' ਜਿਸ ਤੋਂ ਸਪੱਸ਼ਟ ਹੈ ਕਿ ਸਹੀ ਨਾਮ ਜੁਝਾਰ 
ਸਿੰਘ ਹੀ ਹੈ। 

'ਜੋਤਸ਼ ਦੀ (ਚਿੰਦ) ਗਿਣਤੀ ਕਰ ਕੇ ਅਤੇ ਹੋਰ ਸਾਰੀ ਵਿਚਾਰ 
ਕਰਕੇ। 

'ਅਕਾਲ ਦੇ ਸਪੁੱਤਰ ਜੋ ਗੁਰੂ ਗੋਬਿੰਦ ਸਿੰਘ ਜੀ (ਹਨ 
ਉਹਨਾਂ) ਦੇ ਦੋ ਸਪੁੱਤਰ ਹੋ ਗਏ। 

'ਬਹੁਤੇ ਵੈਰੀਆਂ ਨੂੰ ਨਾਸ ਕਰਕੇ। 


'ਲਡਾਉਂਦੀ ਹੈ। 
'ਬਰੀਕ। 
'ਕਿਸੇ ਦੀ ਨਜ਼ਰ ਨਾ ਲੱਗ ਜਾਏ ਇਸ ਲਈ ਸੁੰਦਰ (ਡਿਠੌਨੇ) 


ਕਾਲੇ ਟਿੱਕੇ ਲਾਉਂਦੇ ਹਨ ਜਾਣੋ ਮੁਖ ਰੂਪ ਸੁਨਹਿਰੀ ਕੰਵਲ 
ਉੱਪਰ ਭੌਰਿਆਂ ਦੇ ਬੱਚੇ ਫਬ ਰਹੇ ਹਨ। 





1586 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭੂਸ਼ਨ ਬਸਨ ਬਨਵਾਇ ਲਯਾਇ ਦਾਇ' ਗੁਰੈਂ, 

ਖ਼ੁਸ਼ੀ ਥਾਇ' ਸਿਰੋਪਾਇ ਪਾਇ ਘਰ ਜਾਇ ਹੈੱ 

॥੧੧॥ 

ਦਿਵਸ ਬਸੋਏ' ਪਰ ਮੇਲਾ ਹੋਏ ਆਇ ਬਡ, 

ਸੰਗਤਾਂ ਅਪਾਰ ਜੁਰੈਂ ਗੁਰੈਂ ਦਰਸਾਨ ਕੌ। 

ਆਯੁਧ ਸਜਾਇ ਗੁਰੁ ਆਇ ਕੈ ਸਿੰਘਾਸਨ ਪੈ, 

ਸਭਾ ਮੈਂ ਬਿਰਾਇਰਘੁਰਾਇ ਇੰਦੂ ਸਾਨ ਕੋ'। 'ਰਾਮ ਚੰਦੂ ਤੇ ਇੰਦ ਦੇ ਵਾਂਗ। 
ਮੇਵਰੇ ਪੁਕਾਰੈਂ ਜਾਇ ਸੰਗਤਾਂ ਸੁਆਇ 

ਕੋ'। 

ਚਾਰ ਫਲ ਮੁਕਤਿ ਭੁਗਤਿ ਕਲਿਆਨ ਕੋ 


॥੧੨॥ 
ਜਾਹਿੰ ਨਿਜ ਨਿਜ ਧਾਮ ਪਾਇ ਸਿਰੋਪਾਇ ਆਮ, 
ਕੇਚਿਤ ਪ੍ਰੇਮੀ ਸਾਮ' ਗੁਰੁ ਕੀ ਰਹਾਇ ਹੈਂ। 'ਸ਼ਰਣ ਵਿੱਚ। 


ਸਾਹਿਬਜ਼ਾਦਨ ਦੁਲਰੈਹੈਂ ਅਹਿਲਾਦਨ ਸੋ”, 'ਅਨੰਦ ਨਾਲ ਲਡਾਉਂਦੇ ਹਨ। 

ਕਦਮ ਪਦਮ ਸੁਖ ਸਦਮ ਚੁਮਾਇ ਹੈਂ'। 'ਸੁਖ ਦੇ ਘਰ ਚਰਨ ਕੰਵਲਾਂ ਨੂੰ ਚੁੰਮਦੇ ਹਨ। 
ਪ੍ਰਤਿਪਾਰੈਂ ਪੌੜ੍ਰਨਿ ਮਾਤ ਸ੍ਰੀ ਗੂਜਰੀ ਜੀ, 

ਰੱਛ ਬਹੁ ਠਾਨੈ ਦਧਿ ਓਦਨ' ਖਵਾਇ ਹੈਂ। ਦਹੀਂ ਚੌਲ। 

ਜੁਗ ਹੀ ਸਨੁੱਖਾ ਕੇ' ਸਪੁੱਤੂ ਨਿਹਾਰਿ ਗੋਦ, ਦੋਹਾਂ ਹੀ ਨੂੰਹਾਂ ਦੇ। 

ਮੋਦ ਪੁਮੋਦ ਸਿੰਧੁ' ਮਗਨ ਰਹਾਇ ਹੈਂ ॥੧੩॥ __ 'ਬਹੁਤੇ ਤੋਂ ਬਹੁਤੇ ਅਨੰਦ ਦੇ ਸਮੁੰਦਰ ਵਿੱਚ। 
ਚਹਿਲ ਪਹਿਲ' ਰਹਿ ਮਹਿਲ ਗੁਰੂ ਕੇ ਸਦ, 'ਰੌਣਕ। 

ਟਹਿਲੂਏ ਟਹਿਲਨੀ ਟਹਿਲ ਕਮਾਇ ਹੈਂ। 

ਚੰਦਰ ਦਿਨਿੰਦਰ ਸੇ ਸੁੰਦਰ ਮੰਦਰ ਗੁਨਿ', 'ਚੰਦੂਮਾ ਤੇ ਸੂਰਜ ਵਰਗੇ ਗੁਣਾਂ ਦੇ ਮੰਦਰ (ਸਾਹਿਬਜ਼ਾਦੇ)। 
ਮੰਦਰਨ ਅੰਦਰ ਤੈ ਬਾਹਰ ਸਿਧਾਇ ਹੈਂ। 

ਜਾਇ ਪਿਤਾ ਪਾਸ ਆਇ ਨਿਰਖਾਇ ਸਭਾ_'ਸੋਭਾ। 

ਅਭਾ', 

ਬੰਦਿ ਗੁਰੁ ਪਾਇ ਧਾਇ ਗੋਦ ਮੈਂ ਥਿਰਾਇ ਹੈਂ। 

ਬਾਲ ਲੀਲ੍ਹਾ ਬਹੁ ਭਾਇ ਦਿਖਰਾਇ ਮੋਦ ਦਾਇ, 

ਹਾਸ ਰਸ ਕੋ ਬਢਾਇ ਸਬਿਨਿ ਸੁਹਾਇ ਹੈਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੧੪॥ 

ਬ੍ਰਿੱਧ ਮਾਤ ਨਾਨਕੀ ਜੀ ਪ੍ਰੰਤ ਪੁਤਾਪ ਤੈਸੇ 

ਦੇਖਯੋ, ਜੈਸੇ ਖਸ਼ਟਮ ਗੁਰੂ ਬਰ ਥਾ ਦਯੋ। 

ਉਭੈ ਪਰ ਪੌਤੂਨਿ' ਦੁਲਰਾਇ ਮਨ ਭਾਇ, 'ਪੜੋਤਿਆਂ ਨੂੰ। 
ਅੱਖ ਨਿਜ ਪਰਤੱਖ ਲਖਿ' ਸੁਖ ਥਾ ਲਯੋ। 'ਦੇਖ ਕੇ। 
ਇਸ ਹੀ ਅਨੰਦ ਮੈਂ ਅਨੰਦੁ ਪੁਰਿ ਆਨੰਦ ਸੋਂ, 

ਤਿਨ ਨਿਜ ਤਨ ਤ੍ਰਿਨ ਜਿਮ' ਛੋਰ ਥਾ ਦਯੋ। 'ਕੱਖ ਵਾਂਗ। 
ਕਢਯੋ ਬਿਵਾਨ ਗੁਰੁ ਜਯੋਂ ਬਿਧਾਨ ਬੇਦ ਬਦਯੋ', _'ਜਿਵੇਂ ਵੇਦਾਂ ਨੇ ਬਿਧੀ ਕਹੀ ਹੈ। 
ਦਾਨ ਜੱਗਯ ਤਾਂ ਕੇ ਹਿਤ ਬਹੁ ਕਰਿ ਥਾ ਦਯੋਂ 

॥੧੫॥ 

ਸਤ੍ਹ ਸੌ ਥਾ ਪਚਾਸ ਗੁਰੁ ਪੁਰ ਪਤਿ ਪਾਸ, 

ਲਯੋ ਸ ਹੁਲਾਸ ਵਾਸ ਪਾਛੇ ਜਸ ਤਾਂ ਰਰੈਂ। 

ਇਸ ਹੀ ਸਮੇਂ ਮਝਾਰ, ਗੁਰੂ ਕੋ ਅਪਾਰ ਤੇਜ 

ਬਢਯੋ ਅਤਿ ਸਾਰ', ਭੂਪ ਬਾਈ ਧਾਰ ਕੇ ਡਰੈਂ। 

ਨਿਜ ਨਿਜ ਦੇਸਨ ਕੀ ਵਸਤੁ ਬਿਸੇਸ ਜੇਤੀ, 

ਗੁਰੂ ਪਾਸ ਭੇਜਿ ਆਸ ਖਾਸ' ਮੇਲ ਕੀ ਧਰੈਂ। 

ਉਪਦੇਸ਼ ਵੇਸ' ਦੈ ਉਧਾਰ ਜਨ ਕੌ ਕਰੈ ॥੧੬॥ 

ਦੋਹਰਾ: 


ਸੰਤਹਿਂ ਬਹੁਤ ਉਦਾਰ ॥੧੭॥ 


ਸੈਯਾ: 
ਆਪਸ ਮੈਂ ਕਿਤ ਭੂਪ ਪਹਾਰਿਨ 

ਕੇ, ਮਿਲ ਹੈਂ ਜਬਿ ਬਾਤ ਚਲੈ ਹੈਂ। 
ਬੀਰਨਿ ਧੀਰਨਿ ਮੈਂ ਗਿਨਤੀ, 

ਪਹਿਲੇ ਸਬਿ ਸੈਂ ਗੁਰੁ ਕੀ ਕਰਿ ਲੈ ਹੈਂ। 
ਬਾਤ ਬਿਭਾਂਤਿ' ਚਲਾਤ ਗੁਰੈਂ, 

ਸੱਤ ਮਿੱਤ੍ਹ ਉਰ ਜੈਸ ਜਿਸੈ ਹੈ। 


1587 





1588 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੋਚ' ਕਟੋਚ ਸੁ ਚੁਗਲ ਮਹਾਂ, 

ਪੁਨ ਆਪ ਲਾਹੌਰ ਗਯੋ ਚਲ ਕੈ ਹੈ ॥੧੮॥ 

ਖਾਨ ਦਿਲਾਵਰ ਨਾਜ਼ਮ ਥਾ ਤਹਿੰ, 

ਬੀਰ ਬਲੀ ਬਡ ਪਾਂਚ ਹਜਾਰੀ। 

ਭੂਪਨ ਤੈ ਨ ਕਰਾ' ਉਗਰਯੋ ਜਿਮ, 

ਜੰਗ ਨਦੌਣ ਅਏ ਬਡ ਹਾਰੀ। 

ਬਾਤ ਸਬੀ ਸਮਝਾਇ ਕਹੀ ਤਿਨਿ, 

ਮੱਦਤ ਗਾਰ ਗੁਰੂ ਤਿਨਿ ਭਾਰੀ। 

ਹੇਤ ਇਸੀ ਕੁਪ ਕੈ ਤਬਿ ਨਾਜ਼ਮ, 

ਫੌਜ ਪਠੀ ਗੁਰੁ ਓਰ ਅਪਾਰੀ ॥ ੧੯ ॥ 

ਨਾਜ਼ਮ ਕੋ ਸੁਤ ਖਾਨ ਜਮਾਲ, 

ਚਢਯੋ ਯੁਤ ਸੈਨ ਕਮਾਲ ਰਿਸੈ ਕੈ'। 'ਬਹੁਤਾ ਗੁੱਸੇ ਹੋ ਕੇ। 

ਦੁੰਦਭ ਦੀਹ' ਬਜਾਇ ਚਲਾ, ਵੱਡੇ ਧੌਂਸੇ। 

ਚਲਿ ਆਨਿ ਬਿਰਯੋ ਗੁਰੁ ਕੇ ਪੁਰਿ ਪੈ ਹੈ'। 'ਸ਼ਹਿਰ ਦੇ ਨੇੜੇ। 

ਸਾਰ ਜਸੂਸ ਦਈ ਢਿਗ ਆਲਮ, 

ਪਾਰਕ ਪੌਰ ਨਿਸਾ ਅਰਧੈ ਹੈ'। 'ਜਸੂਸ ਨੇ ਆ ਕੇ ਗੁਰੂ ਕੇ (ਪਾਰਕ ਪੌਰ) ਦਰਬਾਨ ਆਲਮ 
ਪਾਸ ਅੱਧੀ ਰਾਤ ਨੂੰ ਖ਼ਬਰ ਦਿੱਤੀ। 

ਆਲਮ ਜਾਇ ਗੁਰੂ ਢਿਗ ਅੰਦਰ 

ਮੰਦਰ, ਬਾਤ ਕਹੀ ਸਬਿ ਵੈ ਹੈ ॥੨੦॥ 

ਬੁਲਾਇ ਲਏ ਭਟ ਹੈਂ ਗੁਰੁ ਸਾਰੇ। 

ਜਾਗ ਉਠੇ ਸਗਰੇ ਪੁਰਿ ਕੇ ਨਰ, 

ਸ਼ੋਰ ਪਰਯੋ ਸਬਿ ਨੌਰ ਅਪਾਰੇ। 

ਸਾਹਿਬ ਚੰਦ ਮਸੰਦ, ਦਿਵਾਨ' 

ਕ੍ਰਿਪਾਲ' ਪਰੋਹਤ? ਲੌ ਭਟ ਭਾਰੇ। 

ਆਇ ਨਮੋਂ ਗੁਰੁ ਕੋ ਉਨਿ ਕੀਨ, 

ਅਸੀਸ ਦਈ ਗੁਰੁ ਬੈਨ ਉਚਾਰੇ ॥੨੧॥ 

ਤਯਾਰ ਭਵੋਂ, ਨਦਿ ਪਾਰ ਸ਼ਿਕਾਰ 

ਅਯੋ ਤੁਮਰੋ, ਝਟ ਜਾਇ ਹਤੀਜੈ'। 

ਯੌ ਸੁਨ ਕੈ ਭਟ ਗਾਜ ਉਠੇ ਅਟ', 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1589 


ਜੀਤ ਭਵੈ ਦਿਢ ਚੀਤਿ ਪਤੀਜੈ'। 

ਸਾਜ ਸਮਾਜ ਦਰਾਜ ਉਮੰਗ', 

ਚਢੇ ਹਿਤ ਜੰਗ ਨ ਦੇਰ ਕਰੀਜੈ। 

ਸੈਨ ਨਿਜੈ ਨਿਜ ਲੈ ਸਰਦਾਰ, 

ਭਏ ਪੁਰਿ ਬਾਹਰ ਆਨੰਦ ਭੀਜੈ ॥ ੨੨ ॥ 
ਦੁੰਦਭਿ ਦੀਹ ਬਜੇ ਬਹੁ ਢੋਲ, 

ਗਜੇ ਭਟ ਬਾਜ ਪਰਜੋ ਬਡ ਰੌਰੈਂ। 
ਤੁੱਪਕ ਜੋਰਿ ਤੜਾ ਤੜ ਛੋਰਿ, 

ਕਰਯੋ ਰਵ ਘੋਰ ਭਟੈਂ ਅਤਿ ਗੌਰੈਂ'। 
ਆਲਮ ਆਇਸ' ਪਾਇ ਗੁਰੈਂ, 
ਰਖਵਾਰੇ ਕਰੇ ਪੁਰਿ ਕੇ ਨਰ ਔਰੈਂ। 
ਭਾਂਤਿ ਕੂਰ ਸੁਨਜੋ ਰਵ ਸੱਤ੍ਨਿ', 

ਦੂਰ ਗਰੂਰ' ਭਯੋ ਤਿਨ ਕੌਰੈਂ” ॥੨੩॥ 
ਬਾਲ ਮਸਾਲ ਬਿਸਾਲ ਚਮੂੰ' 

ਸੁ ਕਮਾਲ ਕਰਾਲ ਗਰੱਜਤ ਚੱਲੀ। 
ਭੇਰਿ ਭੁੰਕਾਰ' ਧੁੰਕਾਰ ਸੁ ਧੌਂਸਨਿ”, 
ਭੱਟਨਿ ਮਾਰਹਿ ਮਾਰ ਅਵੱਲੀ'। 


ਘਟ ਭਯਾਨਕ ਖੋਘ ਮਨੋਂ ਦਿੱਢ ਚੱਲੀ'। 


ਪਾਰਹਿ ਨਾਰਹਿ ਥੀ ਧੁਜਨੀ 
ਅਰਿ ਕੀ, ਸੁਨ ਕੈ ਡਰ ਕੀ ਥਰਥੱਲੀ' ॥੨੪॥ 


ਗੁਰੁ ਔਰਹਿ ਬੀਰ ਚਢਾਇ ਪਨੇ, 
ਵਹਿ ਜਾਇ ਅਰੀ ਦਿਸ' ਪੈ ਗਰਜੇ। 
ਗਢ ਆਨੰਦ ਕੇ ਬੁਰਜੈਂ ਪਰ ਤੈ 
ਪਿਖਿ ਤੋਪ ਚਲੀ ਸੱਤ੍ਹ ਲਰਜੇ'। 
ਕਿਰਪਾ ਕਰ ਕਾਲੀ ਕੜੱਕੀ ਤਬੈ, 
ਅਰਿ ਸੈਨ ਭੜੱਕੀ ਹਹਾ ਕਰਜੇ'। 


ਬਹੁਤੇ ਸੂਰਮਿਆਂ ਨੇ ਭਾਰੀ ਭਿਆਨਕ ਸ਼ਬਦ ਕੀਤਾ। 
।ਆਗਿਆ। 


'ਭਿਆਨਕ ਕਿਸਮ ਦਾ ਰੌਲਾ ਵੈਰੀਆਂ ਨੇ ਸੁਣਿਆ। 

'ਹੰਕਾਰ। “ਤਿਨ੍ਹਾਂ ਦਾ। 

'ਫ਼ੌਜ। 

'ਭੇਰੀ ਦੇ ਵੱਜਣ ਦੀ ਧੁਨਿ। “ਧੈਂਸੇ ਦੇ ਵੱਜਣ ਦੀ ਧੁਨਿ। 
ਸੂਰਮਿਆਂ ਦੀ (ਅਵੱਲੀ) ਅਨੋਖੀ ਮਾਰ ਲੌ ਮਾਰ ਲੌ (ਹੋ ਰਹੀ 
ਹੈ)। 

'ਬਹੁਤੀਆਂ ਬੰਦੂਕਾਂ ਬਿਜਲੀ ਵਾਂਗ ਛੁਟਦੀਆਂ ਹਨ; (ਦਿਢ) 
ਮਜ਼ਬੁਤ ਫ਼ੌਜ ਜਾਣੋ ਬੱਦਲ ਦੀ ਘਟਾ (ਵਾਂਗ) ਭਿਆਨਕ 


(ਘੋਖ) ਸ਼ਬਦ ਕਰਦੀ ਚੱਲੀ ਹੈ। 


'ਵੈਰੀਆਂ ਦੀ ਫ਼ੌਜ ਨਾਲੇ ਤੋਂ ਪਾਰ ਸੀ; (ਰੌਲਾ) ਸੁਣ ਕੇ ਡਰ 
ਨਾਲ (ਉਸ ਵਿੱਚ) ਹਲਚਲੀ (ਮੱਚ ਗਈ)। 


'ਵੈਰੀ ਦੀ ਤਰਫ਼। 
'ਵੈਰੀ ਕੰਬ ਉਠੇ। 


'ਜਦੋਂ ਕਿਰਪਾ ਕਰ ਕੇ ਕਾਲੀ (ਗੁਰਾਂ ਦੀ ਤੋਪ ਦਾ ਨਾਉਂ) 





1590 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਮ ਗਾੜ੍ਹ ਨਿਸਾ' ਨਹਿੰ ਮਾਲੂਮ ਹੋਇ, 
ਅਯੋ ਦਲੁ ਕੇਤਿਕ ਹੈ ਤਰਜੇ' ॥ ੨੫ ॥ 
ਇਕ ਸਯਾਮ ਨਿਸਾ ਦੁਤੀਏ ਬਿਨ ਭੇਤ, 
ਹੁਤੇ ਪਰਦੇਸੀ ਵਹੇ ਬਡ ਥੇ। 

ਰਿਤੁ ਥੀ ਹਿਮ' ਸਯਾਲੇ ਕੇ ਪਾਲੇ, 
ਕਸਾਲੇ ਕਮਾਲੇ ਕਰੇ' ਦੁਖ ਦਾ ਜਢ ਥੇ”। 


ਅਤਿ ਸੀਤ ਬਿਆਰ' ਬਹੇ ਤਿਰਛੀ, 

ਨਦਿ ਤੀਰ ਨ ਧੀਰ ਸਕੈ ਖਢ ਥੇ'। 

ਪਗ ਹਾਥ ਹਲੈ ਨ ਚਲੈ ਫਿਰ, ਸੋ 

ਕਿਮ ਆਯੁਧ ਬਾਂਹਿਂ ਅਗੈ ਬਡ ਥੇ ॥੨੬॥ 
ਜੱਦਪਿ ਥੀ ਬਰਦੀ ਸਰਦੀ ਹਿਤ, 

ਪੈ ਹਰਦੀ ਘਰਦੀ ਨਹਿ ਜਾਨੈ'। 


ਜ੍ਰਾਨ ਕਿਕਾਨਨ ਕੇ ਤਨ ਸੁੰਨ 

ਭਏ ਬਹੁ, ਆਨਿ ਬਖਾਨਨ ਖਾਨੈਂ”। 
ਦੌਰਿ ਚਲੋ ਅਬਿ ਜਾਨ ਬਚਾਵਹੁ, 

ਆਇ ਕਬੀ ਇਨ ਕੋ ਫਿਰ ਹਾਨੈ। 
ਨਾਹਿੰ ਤ ਬੇਗਹਿਂ ਤੇਗਹਿੰ ਗ੍ਰਾਸ 

ਥਵੈਂ”, ਬੱਕਰੀ ਸਮ ਦੈ ਕਰਿ ਜਾਨੈ ॥੨੭॥ 
ਚੌਪਈ: 

ਯਾ ਬਿਧਿ ਕਰਿ ਸਲਾਹਿ ਵਹਿ ਭੱਜੇ। 
ਖਾਨ ਨਿਲੱਜੈਂ ਬਾਨਨ ਤੱਜੇ'। 

ਨਾਰਿ ਨਿਵਾਇ' ਚਲੇ ਕਰਿ ਤੋਵਾ। 
ਭਾਗੇ, ਪੀਛੇ ਨਹਿਂ ਕਿਨ ਜੋਵਾ ॥੨੮॥ 
ਜਯੋਂ ਫਨਿ ਮੋਰ ਭੋਰ ਤੈ ਚੋਰੂ'। 

ਮੇਘ ਪੌਨ ਤੈ ਮ੍ਰਿਗ ਸਿੰਘ ਸ਼ੋਰੂ'। 


।ਆਈ ਫ਼ੌਜ ਕਿਤਨੇ ਕੁ (ਤਰਜੇ) ਤਰ੍ਹਾਂ ਦੀ ਹੈ। 


ਠੰਡ ਦੀਰੁੱਤ ਸੀ। 
'ਬਹੁਤੇ (ਕਸਾਲੇ) ਦੁਖੀ ਕੀਤੇ। “ਦੁਖ ਦੇਣ ਵਾਲੇ ਤੁਰਕ 


(ਜਢ) ਸੁੰਨ ਹੋ ਗਏ। 
'ਬਹੁਤੀ ਠੰਡੀ ਹਵਾ। 


'ਨਦੀ ਕਿਨਾਰੇ ਧੀਰਜ ਨਾਲ ਖੜ੍ਹੇ ਨਹੀਂ ਸਨ ਹੋ ਸਕਦੇ। 


'ਭਾਵੇਂ ਸਰਦੀ (ਨੂੰ ਰੋਕਣ) ਵਾਸਤੇ ਬਰਦੀ (ਪਾਈ ਹੋਈ ਹੈ) 
ਪਰ ਉਹ ਬਰਦੀ ਸਰਦੀ ਨੂੰ (ਹਰਦੀ) ਨਾਸ ਨਹੀਂ ਕਰਦੀ 
ਅਤੇ ਨਾ ਹੀ ਸਰਦੀ (ਘਰਦੀ) ਘਟਦੀ ਹੀ ਜਾਣੀ ਦੀ ਹੈ। 


!ਪੁਠਾਣ ਕਹਿੰਦੇ ਹਨ। 


ਨਹੀਂ ਤਾਂ ਛੇਤੀ ਹੀ ਤਲਵਾਰ ਦੀ ਬੁਰਕੀ ਹੋ ਜਾਵਾਂਗੇ। 


ਬੇਸ਼ਰਮ ਪਠਾਣ (ਬਾਨਨ) ਤੀਰਾਂ ਨੂੰ ਛੱਡ ਕੇ। 

'ਧੌਣਾ ਨਿਵਾ ਕੇ। 

'ਤੱਕਿਆ ਨਹੀਂ। 

ਜਿਵੇਂ ਮੋਰ ਤੋਂ ਸੱਪ, ਸਵੇਰ ਤੋਂ ਚੋਰ। 

'ਹਵਾ ਤੋਂ ਬੱਦਲ, ਸ਼ੇਰ ਦੀ (ਸ਼ੋਰ) ਗਰਜ ਤੋ ਹਰਨ (ਡਰ ਕੇ 
ਨੱਸ ਜਾਂਦੇ ਹਨ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1591 


ਬਰਵਾ ਨਾਮ ਗਾਮ ਮਗ ਆਯੋ। 


ਲੁਟਯੋ ਨਿਲੱਜਨਿ ਜੋਰ ਜਨਾਯੋ ॥੨੯॥ 


ਜਯੋਂ ਬਨੀਆਂ ਨਹਿਂ ਮਾਸ ਛਕੈ ਹੈ। 
ਰੋੜ ਤੜਕ ਹਿਤ ਸ੍ਰਾਦ ਚਬੈ ਹੈ। 
ਕਰੀ ਡਾਰ' ਕੇਹਰ ਤੈ ਡਰ ਕੈ। 


ਝਾੜ ਉਪਾੜਤ ਜਜੋਂ ਬਲ ਧਰ ਕੈ ॥ ੩੦ ॥ 


ਕਹਿਨਾਵਨ' ਉਨਿ ਕੀਨੀ ਵੋਹੈ। 
ਮਾੜੀ ਧਾੜ ਜੁਲਾਹਨ ਖੋਹੈ'। 


'ਹਾਥੀਆਂ ਦੀ ਡਾਰ। 


'ਕਹਾਵਤ। 
'ਜੁਲਾਹਿਆਂ ਨੂੰ ਖੋਂਹਦੀ ਭਾਵ ਲੁਟਦੀ ਹੈ। 


ਡੇਰਾ ਗਾਮ ਭਲਾਣ ਕਰੈ ਕੈ। 

ਗਏ ਲਹੌਰੇ ਹੌਰੇ ਹੈ ਕੈ ॥੩੧॥ 
ਪੂਛਯੋ ਨਵਾਬ ਜਵਾਬ ਨ ਦੀਓ। 

ਲੱਜਤ ਹੋਇ ਕੱਜ ਮੁਖ ਲੀਓ। 

ਤਕੈ ਨ ਸਨਮੁਖ ਭਯੋ ਸ਼ਰਮਿੰਦਾ। 

ਖਾਨ ਹੁਸੈਨ ਗੁਲਾਮ ਬੁਲਿੰਦਾ' ॥ ੩੨ ॥ 
ਹੁਤੋ ਤਿਨੋ ਕਾ ਤਿਸ ਹੀ ਠੌਰੈਂ। 

ਕਰਿ ਸਲਾਮ ਬੋਲਯੋ ਇਸ ਤੌਰੈਂ। 

ਦੀਜੈ ਪਾਨ' ਖਾਨ ਜੀ ਮੋਹੀ। 

ਅਬੈ ਸਬੈ ਨ੍ਰਿਪ ਜੀਤੋਂ ਕੋਹੀ' ॥ ੩੩॥ 
ਪੁਰ ਅਨੰਦ ਲੁਟ ਗੁਰੂ ਗੁਬਿੰਦੈਂ। 

ਜੀਤਿ ਧਸੈਹੋਂ ਦੂਣ ਸੁਛੰਦੈਂ'। 

ਲੈਹੋਂ ਦਰਬ ਸਰਬ ਨਿਕਲਾਈ। 

ਲਰੈਂ ਤੁ ਲਰਹੋਂ ਹਰੋਂ ਬਨਾਈ' ॥ ੨੪ ॥ 
ਫਰਕਤ ਭੁਜਾ ਦਾਹਿਨੀ' ਮੇਰੀ। 

ਸੰਗ ਬਾਹਿਨੀ' ਦੇਹੁ ਬਧੇਰੀ। 

ਖਾਨ ਦਿਲਾਵਰ ਪਿਖਿ ਦਿਲਾਵਰੀ'। 
ਦਯੋ ਚਫਾਇ ਬਢਾਇ ਚਾਵਰੀ' ॥ ੨੫॥ 
ਦੋਇ ਹਜਾਰ ਤੁਰਕ ਸੰਗ ਦਯੋ। 
ਦੁੰਦਭਿ ਦੈ' ਸਕੋਪ ਸੋ ਗਯੋ। 
ਸਿੱਖਹਿ ਸਾਰ ਗੁਰੂ ਕੌ ਦਾਈ। 

ਪੁਰ ਆਨੰਦ ਪਰ ਧੁਜਨੀ ਆਈ ॥ ੩੬॥ 


(ਦਿਲਾਵਰ ਖ਼ਾਂ ਸੂਬੇ ਲਾਹੌਰ ਦਾ) ਵੱਡਾ ਨੌਕਰ ਸੀ। 





1592 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨੰਦ ਚੰਦ ਲੌ ਬੀਰ ਅਪਾਰੇ। 

ਪਠੇ ਸਮੁਖ ਗੁਰੁ ਪ੍ਰੇਰਿ ਜੁਝਾਰੇ'। 

ਰੋਕਯੋ ਮਗ ਤਿਨ ਸਤ੍ਰਨ ਜਾਏ। 

ਜੰਗ ਤਯਾਰੀ ਕਰਿ ਸਭਿ ਭਾਏ ॥ ੩੭॥ 

ਸੁਨਿ ਗੁਲਾਮ ਡਰ ਕਰਿ ਟਰ ਗਯੋ। 

ਬੰਬ' ਬਜਾਵਤ ਦੂਣ ਧਸਯੋ। 

ਗਾਮ 'ਅਵਾਨ' ਘੇਰਜੋ ਜੈ ਕੈ। 

ਲੂਟੇ ਲੋਗ ਤੰਗ ਬਹੁ ਕੈ ਕੈ ॥ ੨੮ ॥ 

ਕਰਿ ਕੈ ਜੰਗ ਜਿਤਯੋ ਡਢਵਾਲੀ। 

ਲੀਨ ਦਰਬ ਦੈ ਦੰਡ ਬਿਸਾਲੀ। 

ਕੋਹੀ ਨ੍ਰਿਪ ਮਿਲੇ ਬਹੁ ਆਏ। 

ਲਯੋ ਦੰਡ ਬਡ ਜੋਰ ਜਨਾਏ ॥ ੩੯॥ 

ਕਿਨ ਕੇ ਪੂਤ ਆਪ ਨ੍ਰਿਪ ਕੇਈ। 

ਛਲ ਬਲ ਸੋਂ ਪਕਰੇ ਬਹੁ ਤੇਈ। 

ਕਾਂਗੜੇਸ ਕਹਿਲੂਰੀ ਮਿਲੇ। 

ਦੈ ਨਜਰੈਂ” ਤਾਹੂੰ ਸੰਗ ਭਿਲੇ” ॥੪੦॥ ਭੇਟਾਂ ਦੇ ਕੇ। “ਮਿਲੇ। 

ਕਰਤੇ ਫਿਰੇ ਲੂਟ ਵਹਿ ਮਾਰੇ। 

ਜੁਲਮ ਅਤੁਲਮ' ਗੁਲਾਮ ਗੁਜਾਰੇ। 'ਬਹੁਤੇ। 

ਹੜ੍ਹ ਜਲ ਜਯੋਂ ਦਲ ਚਲ ਹੈ ਵਾਹੂੰ। 

ਇੱਜ਼ਤ ਦੌਲਤ ਛਡੀ ਨ ਕਾਹੂੰ ॥੪੧॥ 

ਦੋਹਰਾ: 

ਪਿਛਲੀ ਸ਼ਹਿ ਪਰ ਕੂਕਰਾ', 'ਕੁੱਤਾ। 

ਲਟਤ' ਕਟਤ ਜਯੋਂ ਧਾਇ। ਲੜਦਾ ਹੈ। 

ਭਲਾ ਬੁਰਾ ਨਿਜ ਨਹਿ ਲਖੇ, 

ਜੈਸ ਕਪੀ ਕੋ ਘਾਇ' ॥੪੨॥ 'ਜਿਵੇਂ ਬਾਂਦਰ ਦਾ ਜ਼ਖ਼ਮ (ਨੋਟ-ਬਾਂਦਰ ਆਪਣੇ ਜ਼ਖ਼ਮ ਨੂੰ 
ਆਪ ਖ਼ਰਾਬ ਕਰ ਲੈਂਦਾ ਹੈ)। 

ਚਢੈ ਗੀਧ ਗੰਧਲੀ ਨਦੀ, 

ਆਂਧੀ ਅਧਿਕ ਸ਼ਰਾਬ'। 'ਗਿਰਝ, ਗੰਧਲੀ ਨਦੀ, ਅਨ੍ਹੇਰੀ ਤੇ ਸ਼ਰਾਬ ਬਹੁਤੀ ਚੜ੍ਹ 
ਜਾਵੇ। 


ਪਾਜੀ ਕੀ ਬਾਜੀ ਚਢੈ', ਆ 
| 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1593 


ਇਹ ਸਬਿ ਦੁਖਦ ਖਰਾਬ ॥ ੪੨ ॥ 
ਸ੍ਰੈਯਾ: ਨ 
ਮੇਘ ਮਹਾਂ ਮਦ ਕੈ ਜੁ ਚਢੈ, 
ਮਹਿ ਮੰਡਲ ਮੇਂਹ ਪ੍ਰਮੋਦ ਬਿਥਾਰੈ'। 
ਚਾਂਦ ਚਢੈ ਚਹੁ ਚੱਕਹਿ ਚਾਨਣ, 
ਚਾਹਿ ਚਕੋਰਨ ਕੇ ਚਿਤ ਚਾਰੈ'। 
ਸੂਰ ਚਢੈ ਤੁ ਬਢੈ ਜਗ ਨੂਰ', 
ਸ਼ਹੂਰ ਜਰੂਰ ਮਿਲੈ ਰੁਜਗਾਰੈਂ'। 
ਆਤਸ਼ਬਾਜੀ ਦਰਾਜੀ ਚਢੀ ਭਲ, 


ਪਾਜੀ ਕੀ ਬਾਜੀ ਚਢੀ ਤੁ ਬਿਗਾਰੈ' ॥੪੪॥ 


ਚਢ ਹੈ ਜੁ ਬਰਾਤ ਸੁਹਾਤ ਬਖਯਾਤ, 
ਭਵਾਤ ਖੁਸ਼ੀ' ਤਿਯ ਗਾਤ ਅਪਾਰੈਂ। 
ਜੀਵਨ ਬੁਟੀ ਬਧੁਟੀ ਚਢੈ 


ਜਬਿ ਡੋਰਹਿ, ਹੋਵਹਿ ਮੰਗਲ ਭਾਰੈਂ'। 


ਕੌਤਿਕ ਭਾਂਤਿ ਅਨੇਕ ਦਿਖਾਤ, 
ਚਢੈ ਨਟਨੀ ਨਟ ਬਾਂਸ ਕਿਨਾਰੈਂ”। 
ਦੇਤ ਨਰਾਜ਼ੀ ਮਜ਼ਾਜੀ ਫਿਟੈ ਬਡ', 


ਪਾਜੀ ਕੀ ਬਾਜੀ ਚ਼ਢੈ ਤੁ ਬਿਗਾਰੈ ॥ ੪੫॥ 
ਚੌਪਈ: 

ਸੋਈ ਬਾਤ ਹੁਸੈਨੀ ਕੀਨੀ। 

ਦੁਖੀ ਕਰੀ ਖਲਕਤ ਲਟ ਪੀਨੀ'। 
ਭੂਪਤਿ ਮਿਲੈ ਤਾਂਹਿ ਜੋ ਆਈ। 

ਸੈਨ ਲੇਤ ਤਿਹ ਸੰਗ ਮਿਲਾਈ ॥ ੪੬॥ 
ਪ੍ਰਤਿ ਦਿਨ ਨਿਜ ਦਲ ਸੋ ਬਿਰਧੈ ਹੈ। 
ਪੁਰਿ ਅਨੰਦ ਪਰ ਪਰਨੋ ਚੈਹੈ'। 

ਗੁਰ ਕਾ ਦਲ ਬਲ ਲੋਗਹਿਂ ਬੂਝੈ। 

ਜੰਗ ਕਰਨ ਹਿਤ ਗੁਰੁ ਸੋਂ ਲੂੰਝੈ' ॥੪੭॥ 


'ਬੱਦਲ ਜੇ ਬਹੁਤੇ ਹੰਕਾਰ ਨਾਲ ਚੜ੍ਹੇ ਤਾਂ ਧਰਤੀ ਮੰਡਲ ਵਿੱਚ 
ਬਹੁਤਾ ਮੀਂਹ ਤੇ ਅਨੰਦ ਖਿਲਾਰ ਦੇਂਦਾ ਹੈ। 

ਦੇਖਣ ਵਾਲੀਆਂ ਚਕੋਰਾਂ ਦੇ ਚਿੱਤ ਨੂੰ (ਚਾਰੈ) ਚੁਰਾਉਂਦਾ ਹੈ 
ਭਾਵ ਚੰਗਾ ਲੱਗਦਾ ਹੈ। 

'ਚਾਨਣ। 

'ਸਮਝ ਕੇਰੁਜ਼ਗਾਰ ਜ਼ਰੂਰ ਮਿਲਦਾ ਹੈ। 


।ਆਤਸ਼ਬਾਜ਼ੀ ਉੱਚੀ ਚੜ੍ਹੀ ਚੰਗੀ ਲੱਗਦੀ ਹੈ ਪਰ ਕਾਇਰ ਦੀ 
ਬਾਜ਼ੀ ਚੜ੍ਹੀ ਹੋਈ ਭਾਵ ਜਿੱਤ ਵਿਗਾੜ ਕਰਦੀ ਹੈ। 


ਖ਼ੁਸ਼ੀ ਹੁੰਦੀ ਹੈ। 


'ਜੀਵਨ ਦੀ ਦਵਾਈ ਵਹੁਟੀ ਜਦੋਂ ਡੋਲੇ 'ਤੇ ਚੜ੍ਹਦੀ ਹੈ ਤਾਂ 
ਭਾਰੀ ਖ਼ੁਸ਼ੀਆਂ ਹੁੰਦੀਆਂ ਹਨ। 


ਬਾਂਸ ਦੇ ਕਿਨਾਰੇ ਭਾਵ ਸਿਖ਼ਰ ਉੱਤੇ। 


'ਦੁਖੀ ਕਰਦਾ ਹੈ ਕਿਉਂਕਿ ਉਸ ਦਾ (ਮਿਜਾਜ਼ੀ) ਸੁਭਾਵ 
ਬਹੁਤਾ ਵਿਗੜ ਜਾਂਦਾ ਹੈ। 


ਪੈਣਾ ਚਾਹੁੰਦਾ ਹੈ ਭਾਵ ਹਮਲਾ ਕਰਨਾ ਚਾਹੁੰਦਾ ਹੈ। 


ਚਾਹੁੰਦਾ ਹੈ। 





1594 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹੈ ਜਿ ਮਿਲ ਹੈ ਗੁਰ ਮੁਹਿ ਆਈ। 
ਲੈਹੋਂ ਦਰਬ ਸਰਬ ਨਿਕਲਾਈ। 
ਹੇਤ ਜੰਗ ਬਹੁ ਸੈਨ ਬਟੋਰੈ' 


ਕਹਿਤ ਰਹਿਤ ਪੁਰਿ ਆਨੰਦ ਤੋਰੈਂ!' ॥੪੮॥ 


ਫਿਰਤ ਜਸੂਸ ਗੁਰੂ ਕੇ ਤਿਤ' ਜੋ। 
ਆਇ ਖਬਰ ਸਬਿ ਦੇਵੈਂ ਇਤ ਸੋ। 
ਸੁਨਿ ਮਸੰਦ ਗਨ ਮਨ ਡਰ ਪਾਹੀਂ। 
ਮਾਤ ਗੂਜਰੀ ਤਈਂ ਸਿਖਾਹੀਂ ॥੪੯॥ 
ਗੁਰੁ ਕੋ ਬਰਜੋ ਜੰਗ ਨ ਕਰੈਂ। 

ਪਠੈਂ ਮਸੰਦ ਸੰਧਿ ਨਿਜ ਧਰੈ”। 


ਟਾਰੈਂ ਭੂਤ ਖਾਕ ਪਿੰਨ ਦੈ ਕੈ'। 
ਨਤ ਵਹਿ ਲੁਟ ਹੈ ਪੁਰਿ ਕੋ ਐ ਕੈ ॥੫੦॥ 
ਅਨੀ' ਘਨੀ ਤਿਸ ਕੇ ਸੰਗ ਹਏ। 
ਕੋਹੀ ਨ੍ਰਿਪ' ਜੀਤ ਸਥਬਿ ਲਏ। 

ਨ੍ਰਿਪਨ ਕੀ ਸਿਪਾਹ ਗੁਰੁ ਪੇਖੀ। 


ਇਹੁ ਪਤਸ਼ਾਹੀ ਬੀਰ ਬਿਸੇਖੀ ॥੫੧॥ 
ਪੁਸ਼ਤਨ ਤੈ' ਜਿਨ ਆਯੁਧ ਧਾਰੇ। 
ਮੁਗਲ ਪਠਾਨ ਬਹਾਦਰ ਭਾਰੇ। 

ਇਕ ਦਿਨ ਮਾਤਹਿ ਮੇਲਿ ਮਸੰਦੈਂ” 
ਕਹਸੋ ਗੁਰੈਂ ਭਲ ਕਰਨੀ ਸੰਧੈਂ! ॥੫੨॥ 
ਸੁਨਤ ਗੁਨਤ ਇਮ ਗੁਰੁ ਗਰਜਾਏ। 
ਸੁਪਤ ਸ਼ੇਰ ਜਨੁ ਦਯੋ ਜਗਾਏ। 

ਹਮ ਤੁਰਕਨ ਕੀ ਜਰਾਂ ਉਖੇਰੈਂ। 

ਰਾਜ ਪੰਥ ਮਮ ਕਰੈ ਬਧੇਰੈਂ ॥੫੩॥ 
ਤੁਰਕਨ ਕਾਰ ਵੰਦ ਨਹਿਂ ਕੋਈ। 
ਰਹਿਨੋ ਪੈਹ, ਲਖੈਹੈ ਲੋਈ'। 

ਜੋ ਰੈਹੈ ਕਿਤ ਸੋ ਮਿਲਿ ਰੈਹੈ 


ਜ਼ਾਲਮ ਅਕੜਯੋ ਪਕੜਯੋ ਜੈਹੈ ॥੫੪ ॥ 
ਹਮ ਅਕਾਲ ਕੀ ਦਯਾ ਪਾਇ ਕੈ। 


।ਆਪਣਾ ਮੇਲ ਕਰ ਲੈਣ। 
'ਹੁਸੈਨੀ ਰੂਪ ਭੂਤ ਨੂੰ ਮਾਇਆ ਰੂਪ ਸੁਆਹ ਦਾ ਗੋਲਾ ਦੇ ਕੇ। 


'ਫ਼ੌਜ। 
'ਪਹਾੜੀ ਰਾਜੇ। 
ਪੀੜ੍ਹੀਆਂ ਤੋਂ। 


'ਮਾਤਾ ਜੀ ਨੇ ਮਸੰਦਾਂ ਨੂੰ ਨਾਲ ਲੈ ਜਾ ਕੇ। 
'ਮੇਲ ਕਰਨਾ ਚੰਗਾ ਹੈ। 


'ਤੁਰਕਾਂ ਵਿੱਚੋਂ ਕੰਮ ਕਰਨ ਵਾਲਾ ਕੋਈ ਵੀਰਹਿਣਾ ਨਹੀਂ 
ਪਾਵੇਗਾ, ਸ੍ਰਿਸ਼ਟੀ ਜਾਣੇਗੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਐਹੈ ਜੋ ਚਢਿ ਪਨੈਂ ਆਇ ਕੈ। 

ਜਰਾ ਨ ਸੰਸਾ ਡਰ ਤੁਮ ਧਰੋ। 
ਖੜਗਕੇਤ ਕੇ ਚਰਿਤ ਨਿਹਰੋ' ॥੫੫॥ 
ਇਹੁ ਤੋ ਔਰਹਿ ਠੌਰ ਮਰੈ ਹੈ। 

ਪੌਨ ਮੇਘ ਜਜਯੋਂ ਕਿਤ ਉਡ ਜੈ ਹੈ। 

ਜੇ ਐਹੈ ਲੈਹੈਂ ਰਣ ਤਾ ਸੋੱ 

ਪੈ ਹੈਂ ਫਤੇ ਡਰੈ ਹੈਂ ਕਾਂ ਸੋਂ ॥੫੬॥ 
ਜੀਤੈ ਜੇ ਟਟੂਆ ਰਣ ਬਾਜੀ। 

ਕਾਂਹਿ ਖਰੀਦੈ ਤੌ ਨਰ ਤਾਜੀ'। 

ਕਾਮ ਲਲਾਮ' ਗੁਲਾਮ ਜਿ ਸਾਰੈ। 

ਤੌ ਕਯੋਂ ਰਖੈਂ ਅਸਲ ਸੁਦਾਰੈਂ ॥੫੭॥ 
ਨੰਦ ਚੰਦ ਤੁਮ ਡਰੋ ਨ ਭਾਈ। 

ਬੀਰ ਬਟੋਰਿ ਰਖੋ ਤਕਰਾਈ। 

ਦਾਰੂ' ਗੋਰੀ ਖਰਚ ਮਹਾਈ। 

ਨਿਜ ਸੈਨਾ ਪੁਤਿ ਦਿਹੁ ਬਰਤਾਈ ॥੫੮॥ 
ਯਾ ਬਿਧਿ ਸਤਿਗੁਰੁ ਇਤੈ ਸੁਨਾਈ। 

ਉਤ ਹੁਸੈਨ ਕਹਿ ਐਨ ਗੁਬਾਈ'। 'ਬਹੁਤਾ ਹੰਕਾਰ ਕਰ ਕੇ ਕਹਿੰਦਾ ਹੈ। 
ਮਮ ਢਿਗ ਜੁਰੀ ਸੈਨ ਅਬਿ ਭਾਰੀ। 
ਭੂਪਤਿ ਭਏ ਅਧਿਕ ਅਨੁਸਾਰੀ ॥੫੯॥ 
ਕਿਨੈ ਨ ਮੁਝ ਕੋ ਹਾਥ ਦਿਖਾਰੇ। 

ਅਬਿ ਅਨੰਦਪੁਰ ਚਲੋ ਨਿਹਾਰੇਂ”। 

ਮਿਲੈ ਤੁ ਲੈਹੈਂ ਦੂਬ ਬਧੇਰੋ। 

ਨਤ ਘਾਲਹਿਂ ਘਮਸਾਨ ਘਨੇਰੋ' ॥੬੦॥ 
ਕਰੀ ਗੁਲਾਮ' ਤਿਆਰੀ ਗੋਰੈਂ”। 

ਨਰ ਕਿਛੁ ਚਹਿਤ ਕਰਤ ਹਰਿ ਔਰੈਂ। 
ਇਤਨੇ ਮਾਂਹਿ ਗੁਪਾਲ ਗੁਲੇਰੀ। 

ਰਾਮ ਸਿੰਘ ਨ੍ਿਪ ਔਰ ਚੰਦੇਰੀ ॥ ੬੧॥ 
ਖਾਂ ਹੁਸੈਨ ਢਿਗ ਗਏ ਬੁਲਾਏ। 

ਲੈ ਕਿਛੁ ਦਰਬ ਦੈਨ ਹਿਤ ਭਾਏ। 

ਵਹਿ ਬਹੁਤਾ ਚਹਿ ਯਹਿ ਦੈਂ ਥੋਰਾ। 


1595 





1596 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੇਤ ਦੇਤ ਬਡ ਬਾਢਯੋ ਰੌਰਾ ॥ ੬੨॥ 
ਸੋ ਭੀ ਲੈ ਗੁਲੇਰੀਆ ਸੰਗੇਂ। 

ਨਿਜ ਪੁਰਿ ਮੈਂ ਚਲਿ ਅਯੋ ਨਿਸੰਗੇਂ। 

ਲੈ ਦਲ ਪਾਛੇ ਚਢਜੋ ਹੁਸੈਨੀ। 

ਅਰਨ ਬਰਨ ਰਿਸ ਧਰ ਕਰਿ ਪੈਨੀ' ॥੬੨॥ 
ਓਠਨ ਕਟਤ ਰਟਤ' ਅਬਿ ਲੁਟ ਹੈ'। 
ਸੰਗੀ ਤਿਸ ਕਾ ਏਕ ਨ ਛੁਟ ਹੈ। 
ਕਹਿਲੂਰੀ ਕਾਟੋਚ ਸਸੈਨਾ। 

ਚਢੇ ਕੋਪਿ, ਹਿਤ ਓਪ ਘਟੈਨਾ' ॥੬੪॥ 'ਗੁੱਸੇ ਨਾਲ ਚੜ੍ਹੇ, ਗੁਲੇਰੀਏ ਦੀ ਉਪਮਾ ਘਟਾਉਣ ਵਾਸਤੇ। 
ਘੋਰਸੇ ਪੁਰਿ ਗੁਲੇਰ ਉਨਿ ਆਈ। 
ਅੰਦਰ ਵਥੁ ਕਿਛੁ ਜਾਨ ਨ ਪਾਈ। 
ਕਿਤਿਕ ਦਿਵਸ ਤਹਿ' ਰਹੀ ਲਰਾਈ। 
ਤੁਪਕ ਤੀਰ ਜੰਜੈਲ' ਚਲਾਈ ॥ ੬੫ ॥ 
ਦੋਹਰਾ: 

ਨਿਜ ਵਜ਼ੀਰ ਗੋਲੇਰੀਏ, 

ਮੱਦਤ ਹਿਤ ਗੁਰੁ ਪਾਸ। 

ਪਠਯੋ ਕਰੀ ਬਿਨਤੀ ਘਨੀ, 

ਮਾਨੀ ਗੁਰੁ ਪੁਰਿ ਆਸ' ॥੬੬॥ 

ਸੌ ਅਸਵਾਰ ਜਰਾਰ' ਦੈ, 
ਸੰਗਤੀਏ ਸਿੰਘ ਸੰਗ। 
ਕੀਨੋ ਜੰਗ ਉਮੰਗ ॥੬੭॥ 

ਚੌਪਈ: 

ਭੀਮ ਚੰਦ ਜਬਿ ਇਹੁ ਸੁਨ ਲੀਓ। 
ਮੱਦਤ ਗਾਰ ਗੁਰੂ ਇਨਿ ਥੀਓ। 

ਖਾਂ ਹੁਸੈਨ ਪਤਿ ਜਾਇ ਸੁਨਾਈ। 

ਕਰੋਂ ਸੰਧਿ ਜੇ ਚੈਹੁ ਭਲਾਈ ॥੬੮॥ 
ਮਾਨੀ ਉਨਿ ਇਨਿ ਮਿਲਿ ਦੁਹਿਂ ਰਾਈ'। 
ਸੰਗਤੀਆ ਸਿੰਘ ਲਯੋ ਬੁਲਾਈ। 

ਸੰਧਿ ਕਰਾਵਨ ਕੀ ਠਹਿਰਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1597 


ਨਿਜ ਰਸਮੈਂ ਕੀ ਕਸਮੈਂ ਖਾਈ' ॥੬੯॥ 

ਜ਼ਾਮਨ ਸਤਿਗੁਰੁ ਕੋ ਵਿਚ ਦਯੋ। 

ਸੰਗਤ ਸਿੰਘ ਮਾਨ ਤਬਿ ਗਯੋ। 

ਜਾਇ ਗੁਲੇਰੀ ਪੁਤੈ ਸੁਨਾਈ। 

ਮੁਹਿ ਨ ਭਰੋਸ ਕਹਯੋ ਉਨਿ ਭਾਈ ॥ ੭੦॥ 

ਪੈ ਜ਼ਾਮਨ ਜੋ ਗੁਰੁ ਵਿਚ ਦੀਨੋ। 

ਤਾਂ ਤੇ ਚਲੌਂ ਸੰਗ ਤੁਹਿ ਚੀਨੋ। 

ਲਾਜ ਬ੍ਰਿਦ ਕੀ ਗੁਰੂ ਨਿਭੈ ਹੈਂ। 

ਇਮ ਕਹਿ ਗਯੋ ਮਿਲ੍ਯੋ ਜਬਿ ਜੈਹੈ ॥ ੭੧॥ 

ਭੀਮ ਚੰਦ ਕ੍ਰਿਪਾਲ ਕਟੋਚੀ। 

ਖਾਂ ਹੁਸੈਨ ਪੋਚੀ' ਦਿਲ ਸੋਚੀ। 

ਅਬਿ ਹਮਰੇ ਕਰ ਅਯੋ ਗੁਲੇਰੀ। 

ਪਕਰਿ ਜਕਰਿ ਧਨ ਲੈੱਂਹ' ਬਧੇਰੀ ॥ ੭੨॥ 

ਬੋਲੇ ਦਸ ਹਜ਼ਾਰ ਧਨ ਦੈਹੋ। 

ਕਹਯੋ ਗੋਪਾਲ ਕਹਾਂ ਮੋ ਪੈਹੋ। 

ਚਾਰ ਹਜਾਰ ਜੁ ਥਾ ਤਿਨਿ ਆਨਜੋ। 

ਸੋ ਦੈ ਰਹਯੋ ਗੁਲਾਮ' ਨ ਮਾਨਯੋ ॥ ੭੩॥ 'ਹੁਸੈਨੀ 

ਪੌਨ ਪਰਾਈ ਤੈ ਸਹਿਨਾਈ'। 'ਸ਼ਹਿਨਾਈ ਵਾਜਾ। 

ਜਯੋਂ ਫੂਲਤ ਤੋਂ ਰਹਯੋ ਫੁਲਾਈ। 

ਸਿਕਤਾ ਤਪੈ ਤੇਜ ਰਵਿ ਤੇ ਹੈ'। 'ਰੇਤਾ ਸੂਰਜ ਦੇ ਤੇਜ ਨਾਲ ਤਪਦਾ ਹੈ। 
ਪਗ ਜਾਰੈ ਨਹਿ ਰਵਹਿ ਲਖੈਹੈ' ॥ ੭੪॥ 'ਪੈਰ ਸਾੜਦਾ ਹੈ ਸੂਰਜ ਨੂੰ ਨਹੀਂ ਜਾਣਦਾ। 
ਮੁੰਜ ਗੁਲਾਮਨਿ ਏਕ ਸੁਭਾਏ। 

ਅਕੜਤ ਪਕੜਤ ਜੋਰ ਪਰਾਏ'। ਪਰਾਏ ਜ਼ੋਰ ਨਾਲ ਆਕੜ ਪਕੜਦੇ ਹਨ। 
ਛੰਦ ਬੰਦ ਨਹਿਂ ਨੀਤਿ ਬਿਚਾਰੀ'। 'ਛ਼ਲ ਵਲ ਵਿੱਚ ਨੀਤੀ ਨਹੀਂ ਵਿਚਾਰੀ। 
ਪਕਰਨ ਹਿਤ ਮਸਲਤ ਉਨਿ ਧਾਰੀ ॥ ੭੫॥ 

ਦੇਖਿ ਆਂਖ ਧਨ ਝਟਤ ਲਵਾਈ'। ਹੁਸੈਨੀ ਦੀ ਅੱਖ (ਬਦਲੀ ਹੋਈ) ਦੇਖ ਕੇ ਛੇਤੀ ਧਨ 


(ਲਵਾਈ) ਆਪਣੇ ਨਾਲ ਲੈ ਕੇ। 
ਦੈਹੋਂ ਔਰ ਲਜਾਇ ਇਮ ਗਾਈ। 
ਧਾਇ ਧਸਜੋ ਨਿਜ ਧਾਮ ਗੁਲੈਰੀ। 
ਦੇਖਤ ਹੀ ਰਹਿ ਗਏ ਸੁ ਬੈਰੀ ॥ ੭੬॥ 





1598 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਾਮ ਗੁਲੇਰੀ ਕੇ ਕਿਛੁ ਲੂਟੇ। 

ਮੂਢਨ ਕਰੀ ਅਨੀਤਿ ਅਨੂਠੇ'। 

ਸੰਗਤ ਸਿੰਘ ਨ੍ਰਿਪ ਪੁਤਿ ਤਬਿ ਗੋਈ'। 
ਲਰੈਂ ਹਰੈਂ ਬਾਹਰ ਕਿ ਨ ਹੋਈ! ॥ ੭੭॥ 
ਪੇਖਿ ਵਕਤ ਇਨਿ ਫਜ਼ਰ ਅਵੱਲਾ'। 
ਨਿਕਸ ਕੀਨ ਦੁਸ਼ਮਨ ਪਰ ਹੱਲਾ। 
ਤੁਰਕਹਿ' ਯਾਦ ਕਰਾਯੋ ਅੱਲਾ। 

ਕੋਊ ਨ ਆਗੇ ਹੋਵਤ ਖੱਲਾ' ॥ ੭੮ ॥ 


ਕਢਜਯੋ ਮਾਰ ਮਾਰਾ' ॥ ੭੯॥ 
ਚ਼ਲਯੋ ਖਾਂ ਹੁਸੈਨਾ। 
ਕਿਯੈ ਲਾਲ ਨੈਨਾ। 
ਤੁਫੰਗੈਂ ਚਲਾਈਂ। 

ਕਮਾਨੈ ਚਢਾਈਂ ॥ ੮੦॥ 
ਤਚੇ' ਤੀਰ ਤੀਖੇ। 

ਮਚੇ ਬੀਰ ਬੀਖੇ'। 

ਰਸੰ ਬੀਰ ਪਾਗੇ'। 
ਪਲੀਤੇ ਸੁ ਦਾਗੇ ॥੮੧॥ 
ਰਣੈਂ ਰੰਗ ਹੋਵਾ। 

ਉਭੈ ਓਰ ਜੋਵਾ'। 

ਪ੍ਰਹਾਰੈਂ ਸਮੂਹੈਂ'। 

ਦਈ ਦੀਹ ਹੂਹੈਂ' ॥੮੨॥ 
ਕਿਤੈ ਰਾਮ ਸਿੰਘੈਂ। 

ਹਤੇ ਸੱਤ੍ਹ ਧਿੰਗੈਂ'। 
ਕ੍ਰਿਪਾਲੋ ਕਟੋਚੀ। 
ਬੰਦੂਕੈਂ ਸੁ ਮੋਚੀ' ॥੮੩॥ 
ਢੁਕੇ ਨੇਰ ਨੇਰੈਂ। 


ਮੂਰਖਾਂ ਨੇ ਅਨੋਖੀ ਬੇਇਨਸਾਫ਼ੀ ਕੀਤੀ। 
'ਕਹੀ। 

'ਬਾਹਰ ਹੋ ਕੇ ਕਿਉਂ ਨਹੀਂ ਲੜਦੇ ਮਰਦੇ। 
'ਵੱਡੀ ਸਵੇਰ ਦਾ ਸਮਾਂ ਵੇਖ ਕੇ। 
'ਖੜ੍ਹਾ ਨਹੀਂ ਹੁੰਦਾ। 


'ਗੋਪਾਲ ਨੇ ਪੈਰ ਜਮਾ ਲਏ। 


ਮਾਰ ਲੌ ਮਾਰ ਲੌ (ਕਢਯੋ) ਕਿਹਾ। 


'ਜੰਗ ਦਾ ਰੰਗ ਹੋਇਆ ਦੋਹੀਂ ਪਾਸੀਂ ਦੇਖਿਆ। 
'ਸਾਰੇ ਵਾਰ ਕਰਦੇ ਹਨ। 

'ਵੱਡਾ (ਹੂਹੈਂ ) ਹਮਲਾ ਕੀਤਾ। 
'ਜੋਰਾਵਰ ਵੈਰੀ ਮਾਰੇ। 


'ਛੱਡੀਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1599 


ਬੁਕੇ ਸੱਮ ਸ਼ੇਰੈਂ। 

ਲਰੈਂ ਢੁਕ ਢੁਕੈਂ। 'ਨੇੜੇ ਹੋ ਹੋਂ ਕੇ। 
ਗਿਰੈਂ ਟੂਕ ਟੂਕੈਂ ॥।੮੪॥ 

ਭਏ ਲੁੱਥ ਜੁੱਥੰ'। 'ਲੋਥਾਂ ਦੇ ਢੇਰ ਹੋ ਗਏ। 
ਥਏ ਤੁੱਥ ਮੁੱਥੰ'। 'ਗੋਲ ਮੋਲ ਜੇਹੇ ਹੋ ਗਏ। 
ਕਟੈਂ ਹੱਥ ਮੱਥੇ। 

ਲਟੇ' ਤੇਗ ਭੱਥੇ ॥।੮੫॥ 'ਡਿੱਗ ਪਏ ਹਨ। 
ਲਗੇ ਢੋਲ ਡੰਕੇ। 

ਧੁਕੇ ਧੌਂਸ ਬੰਕੇ'। 'ਸੁੰਦਰ ਧੌਂਸੇ ਖੜਕਦੇ ਹਨ। 
ਕਿਤੇ ਪੇਟ ਫਾਟੇ। 

ਪਰੇ ਮੂੰਡ' ਕਾਟੇ ॥।੮੬॥ 'ਸਿਰ। 

ਮਰੈ ਬੀਰ ਘੁਮੈਂ'। ਗੇੜਾ ਖਾ ਕੇ। 
ਪਰੈਂ ਲੋਥ ਭੂੰਮੈਂ। 

ਛਕੇ ਛੋਭ ਛੱਤ੍ਰੀ'। ਸੂਰਮੇ ਗੁੱਸੇ 'ਚ ਭਰੇ ਹੋਏ ਹਨ। 
ਸਬੈ ਬੀਰ ਅੱਤ੍ਰੀਂ ॥੮੭॥ 'ਸਾਰੇ ਸ਼ਸਤ੍ਰ ਧਾਰੀ ਸੂਰਮੇ। 
ਹਥਾ ਵੱਥ ਹੋਏ'। ਜੱਫੋ ਜੱਫੀ ਹੋ ਪਏ। 
ਟਰੇ ਨਾਹਿਂ ਕੋਏ। 

ਸਬੈ ਜੀਤ ਚਾਹੈਂ। 

ਘਨੇ ਘਾਵ ਲਾਹੈਂ!' ॥੮੮॥ 

ਤਬੈ ਖਾਂ ਹੁਸੈਨੀ। 

ਲਏ ਤੇਗ ਪੈਨੀ'। 

ਮਹਾਂ ਕੋਪ ਕੈ ਕੈ। 

ਪਰਯੋ ਆਇ ਧੈ ਕੈ ॥੮੯॥ 

ਸਬੈ ਖਾਨ ਬਾਂਕੇ। 

ਅਏ ਸੰਗ ਤਾਂ ਕੇ। 

ਅਲੀ ਯਾ ਅਲੀ ਹੈ। 

ਬਕੈਂ ਯੋਂ ਬਲੀ ਹੈਂ ॥।੯੦॥ 

ਮਹਾਂ ਰੋਹ ਮੱਤੇ। 

ਕਰੇ ਨੈਨ ਰੱਤੇ'। 

ਤਜੈਂ ਜੋ ਬਦੂਕੈਂ। 





1600 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਗੈਂ ਸੋ ਅਚੂਕੈਂ ।੯੧॥ 
ਦੜਾ ਦਾੜ ਡਾਰੈਂ। 

ਕੜਾ ਕਾੜ ਮਾਰੈਂ। 
ਜਿਸੈ ਖਾਂ ਹੁਸੈਨਾ। 
ਧਰੈ ਬਾਨ ਪੈਨਾ' ॥੯੨॥ 
ਕਢੈ ਪਾਰ ਕਾਨੀ'। 

ਮਗੈ ਨਾਹਿ ਪਾਨੀ। 

ਕਟਾ ਕੁੱਟ ਮੱਚੀ। 

ਕਲਾ ਰੋਹ ਨੱਚੀ' ॥੮੨੩॥ 
ਕਿਤੈ ਦੁੰਦ ਜੁੱਧੰ'। 
ਕਰੈਂ ਬੀਰ ਸੁੱਧੰ'। 
ਮਨੋਂ ਮੱਤ ਦੰਤੀ'। 
ਲਰੈਂ ਤਯੋਂ ਬਯੰਤੀ ॥ ੯੪॥ 
ਜੁਟੇ ਹੈਂ ਜੁਝਾਰੇ'। 
ਨਹੀਂ ਕੋਇ ਹਾਰੇ। 

ਹਰੀ ਸਿੰਘ ਧਾਏ। 

ਘਨੇ ਬੀਰ ਘਾਏ' ॥ ੯੫॥ 
ਕਟਾ ਕੱਟ ਗੇਰੇ। 

ਬਦੈਂ ਜਯੋਂ ਬਢੇਰੇ'। 
ਕਿਧੋਂ ਸਾਰਦੂਲੈ'। 

ਹਤੈ ਏਣ ਬੂਲੈ' ॥੯੬॥ 
ਪਿਖਜੋ ਸੰਗਤ ਸਿੰਘੈਂ। 
ਅਰਜਯੋ ਚਾਇ ਡਿੰਗੈਂ”। 
ਗੁਰੂ ਨਾਮ ਲੈ ਕੇ। 

ਧਨੰ ਤਾਨ ਕੈ ਕੈ' ॥੯੭॥ 
ਤਜੇ ਬਾਨ ਜੇਤੇ। 

ਹਤੋ ਖਾਨ ਤੇਤੇ। 

ਧਰਾ ਪੈ ਸਥਾਰੈਂ”। 


ਕਰਯੋ ਮਾਰ ਮਾਰੈਂ ।੯੮॥ 


ਰੁਲੈਂ ਮੂੰਡ ਖਾਨੈਂ। 


'ਤਿੱਖਾ ਤੀਰ (ਧਰੈ) ਮਾਰਦਾ ਹੈ। 
'ਤੀਰ ਦੀ ਬਾਂਸੀ। 


ਜੰਗ ਦੀ ਦੇਵੀ ਕ੍ਰੋਧ ਵਿੱਚ ਨੱਚੀ। 
'ਦੋ ਦੋ ਮਿਲ ਕੇ ਜੁੱਧ ਕਰਦੇ ਹਨ। 
ਸਾਫ਼! 

ਜਾਣੋਂ ਮਸਤ ਹਾਥੀ। 


'ਸੂਰਮੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨੋਂ ਹਿੰਦੁਵਾਨੈ'। 

ਕੁਪਜਯੋ ਖਾਂ ਰਜਾਦਾ'। 

ਰੁਪਯੋ ਪਾਉ ਜ਼ਜਾਦਾ' ॥੯੯॥ 

ਬਲੀ ਬੀਰ ਭਾਰੀ। 

ਹੁਤੇ ਦਸ ਹਜਾਰੀ। 

ਲਗੇ ਤਾਂਹਿ ਬਾਨੰ। 

ਗਿਰਯੋ ਭੂਮਿ ਜਾਨੈ ॥੧੦੦॥ 

ਬਰਯੋ ਸੋ ਪਰੀ ਨੇ। 

ਖੁਸ਼ੀ ਸੋਂ ਭਰੀ ਨੇ ॥੧੦੧॥ 

ਪਾਧੜੀ ਛੰਦ: 

ਜਬਿ ਜੁਝਯੋ ਰਜਾਦਾ ਖਾਂ ਜੁਝਾਰ। 

ਤਬਿ ਅਯੋ ਹੁਸੈਨੀ ਕੋਪ ਧਾਰ। 

ਬਹੁ ਤਜੇ ਤੀਰ ਸਮ ਮੇਂਹ ਭੂਰ। 

ਜੋ ਹੇਰਿ ਭਏ ਭੈ ਭੀਤ ਸੂਰ' ॥੧੦੨॥ 

ਤਬਿ ਰਾਮ ਸਿੰਘ ਜਸਵਾਲ ਆਨਿ। 

ਧਨੁ ਤਾਨ' ਬਾਨ ਤਜਿ ਹਤੇ ਖਾਂਨ। 

ਚੰਦੇਰੀ ਤਾਂ ਕੇ ਭਯੋ ਸੰਗ। 

ਗੁਲੇਰੀ ਦੇਖਤ ਖਰੋਰੰਗ ॥। ੧੦੨ ॥ 

ਸੰਗਤ ਸਿੰਘ ਨਿਜ ਸੌ ਸਿੰਘ ਸੰਗ। 

ਲੈ ਆਗੇ ਹੂੈ ਲਰ ਰਹਜੋ ਚੰਗ। 

ਸਬਿ ਬਾਹਿਤ ਗੋਲੀ ਤੀਰ ਤੇਗ। 

ਕੜ ਕਾੜ ਸੜਾ ਸੜ ਤਜਤ ਬੇਗ ॥ ੧੦੪॥ 

ਬਹੁ ਸਿਟਤ ਧਰਾ ਪੈ ਫੱਕ ਫੱਕ'। 'ਪਾੜ ਪਾੜ ਕੇ। 

ਤਿਨ ਘਾਉ ਬੋਲ ਹੈਂ ਭੱਕ ਭੱਕ'। 'ਜ਼ਖ਼ਮ ਭੱਕ ਭੱਕ ਸ਼ਬਦ ਕਰ ਕੇ ਬੋਲਦੇ ਹਨ। 
ਚਲ ਪਰੀ ਸ੍ਰੋਣ ਕੀ ਨਦੀ ਧਾਰ। 

ਭਰਿ ਭੈਰਵਿ ਖੱਪਰ ਪਿਜੈਂ ਸਾਰ' ॥੧੦੫॥ 'ਚੰਗੀ ਤਰ੍ਹਾਂ। 

ਬਹੁ ਭੂਤ ਪ੍ਰੇਤ ਮਸਾਣ' ਆਇ। 'ਮੁਰਦੇ। 

ਮਨ ਭਾਵਤ ਲੋਹੂ ਪਲ' ਛਕਾਇਂ। 'ਮਾਸ। 

ਗਿੱਧ' ਜੋਗਨਿ ਕਾਕ? ਸ੍ਰਾਨ” ਸਜਾਲ'। 'ਗਿਰਝਾਂ। “ਕਾਂ। “ਕੁੱਤੇ। ''ਗਿੱਦੜ। 
ਛਕਿ ਮਾਸ ਮੇਧ' ਬਕਿ ਆਲ ਬਾਲ2 ॥੧੦੬॥ _'ਮਿੱਝ। “ਉਲਟ ਪੁਲਟ ਬੋਲਦੇ ਹਨ। 


1601 





1602 


ਡਕਰਾਤ ਡਾਕਨੀ ਡੋਲਿ ਡੋਲਿ'। 

ਰਤ ਪੀਵਤ ਭਾਵਤ ਝੋਲਿ ਝੋਲਿ'। 

ਕਿਤ ਹਾੜ ਹਸਤ ਹੈਂ ਹੜ ਹੜਾਇ'। 
ਚਿੱਕਾਰਤ ਚੰਡੀ ਚਾਵਡਾਇ' ॥ ੧੦੭॥ 
ਹਿਣਕੰਤ ਅੱਸ੍ਹ ਧੌਸਨਿ ਧਮੱਕ'। 

ਡੌਰੂ ਡਮੱਕ ਢੋਲਨ ਢਮੱਕ'। 


ਚਿਰੜੰਤ ਚਾਂਪ ਤਿਰੜੰਤ ਤੀਰ'। 


ਬਰੜੰਤ ਬੀਰ ਭਰੜੰਤ ਭੀਰੁ' ॥ ੧੦੮ ॥ 
ਸਰੜੰਤ ਸੱਤ੍ਹ ਅਰੜੰਤ ਆਇ'। 
ਪਰੜੰਤ ਪੁੰਜ ਕਰੜੰਤ ਕਾਂਇ'। 


ਬਡ ਹੇਲ ਘਾਲ ਕਢਿਰੇਲ ਪੇਲ'। 

ਸੁਟੈਂ ਧਕੇਲ ਬਗ ਮੇਲਿ ਮੇਲਿ' ॥ ੧੦੯॥ 
ਕਰਿ ਧੂੰਮ ਧਾਮ ਧੀਰਜ ਛੁਭਾਇ। 

ਬਡ ਜੋਰ ਘੋਰ' ਦੈ ਦੈ ਭਜਾਇ। 

ਇਮ ਮਚਜਯੋ ਜੰਗ ਗਾਢਾ ਸੁ ਆਨ। 

ਦੁਹਿ ਦਿਸਾ ਜੀਤ ਚਾਹੈਂ ਜ੍ਰਾਨ ॥੧੧੦॥ 
ਮਿਲਿ ਬੀਰ ਬੀਰ ਪਿਲ ਧਕਾ ਧੱਕ'। 


ਕ੍ਰਿਪਾਨ ਬਾਹਿੰ ਬਹੁ ਤਕਾ ਤੱਕਾ। 

ਇਮ ਮਚਯੋ ਜੁੱਧ ਅਤਿ ਬਿੱਕਰਾਲ। 
ਬੁਹਮੰਡ ਗਈ ਪਰ ਹਾਲ ਚਾਲ ॥ ੧੧੧॥ 

ਛੁਟ ਗਯੋ ਧਯਾਨ ਉਠਿ ਭਗਜੋ ਰੁੱਦੂ'। 

ਧਰ ਡਗਮਗਾਇ ਹਲ ਗਏ ਕੁੱਧੂ'। 

ਸੁਰ ਸਿੱਧ ਜੱਛ ਗੰਧਰਬ ਚਕਿਤ'। 

ਪਿਖਿ ਜੁੱਧ ਉੱਧਤ' ਸਬਿ _ਭਏ _ਥਕਿਤ 
॥੧੧੨॥ 

ਤਬਿ ਖਾਂ ਹੁਸੈਨ, ਸਿੰਘ ਰਾਮ ਬੀਰ। 

ਤਜਿ ਤੀਰ ਬੀਰ ਬਹੁ ਸੁਟੇ ਚੀਰ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਡਾਇਣਾਂ ਫਿਰ ਫਿਰ ਕੇ ਡਕਾਰ ਲੈਂਦੀਆਂ ਹਨ। 

'ਸਾਫ਼ ਕਰ ਕਰ ਕੇ ਮਨ ਭਾਉਂਦਾ ਲਹੂ ਪੀਂਦੀਆਂ ਹਨ। 
(ਹਾੜ) ਮੁਰਦੇ ਹੜ ਹੜ ਸ਼ਬਦ ਕਰ ਕੇ ਹੱਸਦੇ ਹਨ। 

ਚੰਡੀ ਤੇ ਕਾਲੀ ਚੀਕਾਂ ਮਾਰਦੀਆਂ ਹਨ। 

'ਧਮਕ ਪੈਂਦੀ ਹੈ। 

'ਡੌਰੂ ਡਮ ਡਮ ਸ਼ਬਦ ਦੇ ਢੋਲ ਢਮ ਢਮ ਸ਼ਬਦ ਕਰ ਰਹੇ 
ਹਨ। 

'ਧਨੁਸ਼ ਚਿਰੜ ਚਿਰੜ ਸ਼ਬਦ ਅਤੇ ਤੀਰ ਤ੍ਰਿੜ ਤ੍ਰਿੜ ਸ਼ਬਦ 
ਕਰਦੇ ਹਨ। 

'ਸੂਰਮੇ ਬੋਲਦੇ ਹਨ ਤੇ ਕਾਇਰ ਕੰਬਦੇ ਹਨ। 

ਜੋ ਵੈਰੀ ਆ ਕੇ ਅੜਦਾ ਹੈ ਉਹ ਸੜ ਜਾਂਦਾ ਹੈ। 

'ਬਹੁਤੀਆਂ ਕਰੜੀਆਂ ਕਾਇਆਂ (ਦੇਹਾਂ) ਵਾਲੇ ਆ ਕੇ ਪੈਂਦੇ 
ਹਨ। 

'ਵੱਡਾ ਹੱਲਾ ਕਰ ਕੇ ਧੱਕਦੇ ਤੇ ਦਬਾ ਕੇ ਕੱਢਦੇ ਹਨ। 
(ਘੋੜਿਆਂ ਦੀਆਂ) ਵਾਗਾਂ ਮੇਲ ਮੇਲ ਕੇ। 


'ਘੋੜੇ। 
'ਸੂਰਮੇ ਨਾਲ ਸੂਰਮਾ ਮਿਲ ਕੇ ਧਕੋ ਧੱਕੀ ਹੋ ਕੇ ਇਕ ਦੂਜੇ ਨੂੰ 


(ਪਿਲ) ਦਬਾਉਂਦੇ ਹਨ। 
'ਤੱਕ ਤੱਕ ਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1603 


ਬਡ ਲਗੇ ਘਾਵ ਇਨਿ ਅੰਗ ਮਾਂਹਿ। 

ਅਤਿ ਮੱਤੇ ਰੋਹ ਨਹਿ ਕਿਛੁ ਜਨਾਂਹਿ ॥ ੧੧੩॥ 
ਭਿਗ ਭਏ ਖੂੰਨ ਸੋਂ ਲਾਲ ਅੰਗ। 

ਜਨੁ ਹੋਲੀ ਖਿਲ ਝਕਝੋਲ ਰੰਗ। 

ਇਕ ਰਾਮ ਸਿੰਘ ਕਾ ਛੁਟਯੋ ਤੀਰ। 

ਦਿਲ ਗਯੋ ਹੁਸੈਨੀ ਕਾ ਸੁ ਚੀਰ" ॥੧੧੪॥ 


ਗਿਰ ਪਰਯੋ ਧਰ ਨਹਿ ਸੁੱਧ ਸੰਭਾਰ। 
ਮਰਛੰਤ ਹੂ ਜਨੁ ਮ੍ਰਿਤ ਹਾਰ'। 

ਜੁਗ ਘਟੀ ਲੌ ਨਹਿ ਰਹੀ ਹੋਸ਼। 

ਤਬਿ ਲਗੇ ਲੋਥ ਤਿਹ ਲੈਨ ਜੋਸ਼' ॥ ੧੧੫॥ 
ਦੁਹੂੰ ਓਰ ਸੈਂ ਤਹਿਂ ਪਰੇ ਧਾਇ। 

ਕਰਿ ਜੰਗ ਬਲ ਕੋ ਅਤਿ ਲਗਾਇ। 

ਤਬਿ ਛੁਟੀ ਮੂਰਛਾ ਬਲ ਸੰਭਾਰ। 

ਗਹ ਸ਼ਸਤ੍ਰ ਅੱਸਤ੍ਰ' ਹੂੰ ਕੈ ਸਹਾਰ ॥ ੧੧੬॥ 
ਰਣ ਬੀਚ ਬੋਲਿਆ ਅਤਿ ਰਿਸਾਇ। 

ਰਹੋ ਠਾਢਾ ਸੰਗਤ ਸਿੰਘ ਆਇ। 

ਲੇਹੁ ਭੇਟ ਗੁਰ ਕੋ ਦੇਹੋ ਜਾਇ। 

ਨਿਜ ਸੀਸ ਧਰ ਕਰ' ਗੁਰ ਰਿਝਾਇ ॥ ੧੧੭॥ 
ਤ੍ਰਿਭੰਗੀ: 

ਖੜਗ ਔ ਢਾਲੈ' ਰਣ ਗਾਜੰ। 


(੭ ੯੦ (3 


ਸਜਿ ਸ਼ਸੱਤੁ ਸੰਜੋਅੰ ਨਿਜ ਬਲ ਟੋਅੰ' 


ਨਿਰਖਤ ਹੂਰੰ ਗਰਿ ਹਾਰੰ' ॥੧੧੮॥ 


ਇਸ 'ਚੀਰ' ਸ਼ਬਦ ਤੋਂ ਇਸ ੫੯ ਨੰ: ਬਿਸਹਾਮ ਦੇ ਅੰਤ ਤੱਕ 
ਦੀ ਰਚਨਾ ਆਖੇਪਕਾਰ ਘਸੀਟਾ ਸਿੰਘ ਕਵੀਸ਼ਰ ਲਾਹੌਰ ਦੀ 
ਹੈ। ਵਿਸਥਾਰ ਲਈ ਅੱਗੇ ਦੇਖੋ ਇਸੇ ਬਿਸ੍ਰਾਮ ਦੇ ਅੰਤ ੧੬੨ 
ਨੰ: ਅੰਕ ਦੇ ਉਪਰ ਲੱਗੇ “ ਨਿਸ਼ਾਨ ਦੀ ਪੈਰ ਟੂਕ। 


'ਰੰਗ ਮਿਲਾ ਕੇ ਹੋਲੀ ਖੇਲਦੇ ਹਨ। 


ਮੁਰਦੇ ਵਾਂਗ। 


'ਹੱਥੋਂ ਛੱਡ ਕੇ ਚਲਾਣ ਵਾਲੇ ਹਥਿਆਰ, ਚੱਕਰ ਆਦਿ। 


'ਲੈਬੀਆਂ ਬਾਹਾਂ ਵਿੱਚ ਤਲਵਾਰ ਤੇ ਢਾਲ ਲੈ ਕੇ। 
'ਆਪਣੇ ਬਲ ਨੂੰ ਟੋਂਹਦਾ (ਪਰਖਦਾ) ਹੈ। 
'ਘੌੜੇ 'ਤੇ ਚੜ੍ਹ ਕੇ। 


'ਨੇਤ੍ਰ ਗੁੱਸੇ 'ਚਰੰਗੇ ਹੋਏ ਹਨ, ਜੁਆਨੀ 'ਚ ਮਸਤ ਹਨ 
(ਕਰਵਾਰੰ) ਤਲਵਾਰਾਂ (ਹੱਥਾਂ 'ਚ) ਬਹੁਤ ਕੰਬਦੀਆਂ ਹਨ। 
'ਕਾਇਰ। 

'ਹੂਰਾਂ ਦੇਖ ਕੇ ਸੂਰਮਿਆਂ ਦੇ ਗਲ 'ਚ ਹਾਰ ਪਾਉਂਦੀਆਂ ਹਨ। 





1604 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰ ਖੈਂਚਿ ਕ੍ਰਿਪਾਨੰ ਲਰੇ ਜੁਆਨੰ 
ਚਾਬਤ ਪਾਨੈ ਮੁਖ ਲਾਲੈ। 

ਧਾਏ ਰਣ ਸੂਰੰ ਰੂਪ ਕਰੂਰ 

ਬਰਸਤ ਨੂਰੰ ਪਿਖਿ ਭਾਲੋ'। 
ਆਵਤ ਮੰਦਰ ਨਿਜ ਜਾਨੰ'। 
ਜਸਵਾਲ ਗੁਲੇਰੰ ਕਰਿ ਕਰਿ ਨੇਰੰ 
ਨੈਨਨਿ ਹੇਰੰ ਜਿਮ ਭਾਨੰ' ॥ ੧੧੯॥ 
ਮੁਖ ਮਾਰ ਹੀ ਬੋਲੋ ਕਰਤ ਕਲੋਲ 
ਮਿਲਿ ਮਿਲਿ ਟੋਲੈ ਗਜ ਮੱਤਾ'। 
ਜਿਮ ਰਵ' ਧਾਵੈ ਅਤਿ ਤੱਤਾ ॥ ੧੨੦॥ 
ਭੁਯੰਗ ਪ੍ਰਯਾਤ ਛੰਦ : 

ਰਿਸਾਯੰ ਨ੍ਰਿਪੰ ਐਂ ਕਟੋਚੰ ਸੁ ਬੀਰੰ। 
ਕਰੇ ਹੂਹ ਹਾਰੰ ਬਟੋਰੰ ਸੁ ਭੀਰੰ'। 


ਪਰੇ ਫੌਜ ਲੈ ਕੇ ਕਰੰ ਸ਼ਸੱਤ੍ਰ ਮਾਰੰ। 

ਮੁਖੰ ਮਾਰ ਮਾਰ ਸੁ ਸੂਰੰ ਪੁਕਾਰੰ ॥ ੧੨੧॥ 
ਚਲੇ ਤੇਗ ਤੀਖੀ ਚਮੱਕੇ ਕਟਾਰੰਂ। 

ਕਟਾ ਕੱਟ ਕੱਟੈਂ ਸਿਰੰ ਕੇ ਸਥਾਰੰ'। 


ਕਰੈਂ ਤੱਛ ਮੁਛੰ ਭੁਜਾ ਜੰਘ ਤੋਰੰ'। 

ਮਨੋਂ ਸਾਂਪ ਕੇਰੇ ਕਰੇ ਟੂਕ ਮੋਰੰ ॥ ੧੨੨॥ 
ਬਜੈ ਜੰਗ ਮਾਰੂ ਪੁਕਾਰੂ ਪੁਕਾਰੰ'। 

ਲਰੋਂ ਸ੍ਰਾਮਿ ਧਰਮੰ ਸੁ ਜਨਮੰ ਸੁਧਾਰੰ। 

ਰਣੰ ਜਾਨ ਤੀਰਥੰ ਸੋ ਮੱਜਨ ਕਰਾਯੰ ॥ ੧੨੩ ॥ 
ਤਨੌ ਛੇਦ ਘੋਰੇਰਣੰ ਮੋਂ ਭੜੱਕੇ'। 

ਦੜਾ ਦਾੜ ਦੌਰਤ ਸ੍ਹਾਰੰ ਸੜੱਕੇ'। 

ਕਰੀ ਸੁੰਡ ਕਾਟੇ ਚਿੱਕਾਰੇ ਪੁਕਾਰੇ'। 


'ਭਿਆਨਕ। 
'ਮੱਥੇ 'ਤੇ ਨੂਰ ਵਰ੍ਹਦਾ ਦੇਖੀਦਾ ਹੈ। 


ਛੋਟੀ ਕਟਾਰ ਫੜ ਕੇ (ਸੰਜਰ) ਸੰਜੋਅ ਧਾਰ ਕੇ ਜਾਣੋ ਇੰਦੂ 
ਆਪਣਾ ਮੰਦਰ ਜਾਣ ਕੇ ਆ ਰਿਹਾ ਹੈ। 


'ਸੂਰਜ ਵਾਂਗ (ਤਪੇ) (ਨੈਨਨਿ) ਨੇਤ੍ਰਾਂ ਨਾਲ ਦੇਖਦੇ ਹਨ। 


'ਮਸਤ ਹਾਥੀਆਂ ਦੇ ਟੋਲਿਆਂ ਵਾਂਗ ਮਿਲ ਮਿਲ ਕੇ। 


'ਸੂਰਜ। 


(ਹੂਹ) ਹੱਲਾ ਕਰਨ (ਹਾਰੰ) ਵਾਲੇ (ਸੂਰਮਿਆਂ ਦੀ) ਭੀੜ 
ਇਕੱਠੀ ਕਰਦੇ ਹਨ। 


'ਕੱਟ ਕੇ ਟੁਕੜੇ ਟੁਕੜੇ ਕਰ ਕੇ ਸਿਰਾਂ ਦੇ (ਸਥਾਰੰ) ਢੇਰ ਲਾਈ 
ਜਾਂਦੇ ਹਨ। 
'ਛਾਂਗ ਕੇ ਕਟ ਦੇਂਦੇ ਹਨ ਤੇ ਬਾਹਾਂ ਤੇ ਲੱਤਾਂ ਤੋੜ ਦੇਂਦੇ ਹਨ। 


'ਬੋਲਾਰੇ ਇਉਂ ਕਹਿੰਦੇ ਹਨ। 


'ਸ਼ਰੀਰ ਕੱਟੇ, ਘੋੜੇ ਜੰਗ ਵਿੱਚ ਭੜਕਦੇ ਹਨ। 
'ਸਵਾਰ ਸਤੱਕ ਦੇ ਕੇ (ਤਲਵਾਰਾਂ ਕੱਢ ਕੇ)। 
'ਹਾਥੀਆਂ ਦੇ ਸੁੰਡ ਕੱਟ ਦੇਂਦੇ ਹਨ, ਉਹ ਚੀਕਾਂ ਮਾਰਕੇ ਬੋਲਦੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1605 


ਰਣੰ ਮੱਧ ਡੋਲੈਂ ਮਨੋਂ ਜਯੋਂ ਮੁਨਾਰੇ ॥੧੨੪॥ 
ਹਰੀ ਸਿੰਘ ਗਾਜੈ ਰਣੰ ਮੱਧ ਠਾਡਾ। 

ਸ਼ਸਤੂੰ ਪੁਹਾਰੇ ਸਹੇ ਤੀਰ ਹਾਡਾ'। 

ਲਰੈਂ ਧਰਮ ਹੇਤੰ ਕਰੈਂ ਬਾਨ ਬਰਖਾ। 

ਕਈ ਸੂਰ ਮਾਰੇ ਲਤਾਰੇ ਸੁ ਪਰੁਖਾ' ॥੧੨੫॥ 
ਲਗੇ ਸ਼ਸਤ੍ਰ ਦੇਹਾ ਨ ਗੇਹੰ' ਸੰਭਾਰੇ। 

ਰਣੰ ਪ੍ਰਾਨ ਤਯਾਗੇ ਸੁ ਸੂਰਗੰ ਸਿਧਾਰੇ। 

ਆਯੋ ਕ੍ਰਿਪਾਲੈ ਐ ਹਿੰਮਤ ਸੰਭਾਲੰ'। 


ਇਦੰ' ਦੌਰਿ ਆਗੇ ਜਲਾਲੈ ਬਿਸਾਲੈ ॥੧੨੬॥ 
ਲੀਏ ਗੁਰਜ ਜੱਲਾਲ ਖਾਨੰ ਉਭਾਰਂ। 
ਦੜਾ ਦਾਰ ਬਾਹੇ ਸੁ ਫੌਜਨ ਸੰਘਾਰੰ। 
ਰਣੰ ਰੰਗ ਰਾਤੇ ਬਹਿਸ਼ਤੰ ਨਿਵਾਸੀ। 
ਗਏ ਜੀਤ ਜਨਮੰ ਮਨੋਂ ਬੀਚ ਕਾਂਸੀ ॥੧੨੭॥ 
ਤਬੈ ਘੇਰ ਲੀਨੋਂ ਹੁਸੈਨੀ ਜਸਵਾਲੈ'। 


ਕਰੇ ਮਾਰ ਤੇਗੰ ਸੁ ਸੀਸੰ ਬਿਸਾਲੋ। 

ਤਿਨੇ ਤੀਰ ਬਰਖਾ ਸਮਾਨੋ ਚਲਾਏ। 

ਜਿਸੇ ਜਾਇ ਲਾਗੈ ਨਹੀ ਜਾਨ ਪਾਏ ॥੧੨੮॥ 
ਬਹੀ ਸ੍ਰੋਣ ਧਾਰ ਅਪਾਰ ਸੁਰੰਗੀ। 

ਰਣੰ ਮੱਧ ਗੰਗਾ ਤ੍ਰਿਬੈਨੀ ਅਭੰਗੀ'। 

ਗਏ ਜੀਤ ਜਨਮੰਰਣੰ ਕਰ ਸ਼ਨਾਨੋ। 

ਬਰੇ ਅਪਸ਼ਰਾ ਪੇਖਿ ਸੂਰੰ ਸੋ ਆਨਨ' ॥ ੧੨੯ ॥ 
ਜੋਗਨ ਡਕਾਰੇ ਐ ਭੈਰੰ ਭੁਕਾਰੇ'। 

ਨਾਚਤ ਬਿਤਾਲੈ' ਸੋ ਭੂਤੰ ਪੁਕਾਰੇ। 

ਛੁਟੀ ਸੰਭ ਤਾੜੀ' ਪੁਲੈ ਅਧ? ਜਾਨੰ। 

ਭਗੇ ਲੋਕ ਲੋਕਾ ਸੁ ਦੇਵਨ ਬਿਬਾਨੰ' ॥ ੧੨੦॥ 
ਜਗੇ ਜੱਛ ਕਿੰਨਰ ਗੰਧੁਬੰ ਨਿਹਾਰੇ। 

ਫਿਰੇ ਦੇਵ ਕੰਨਯਾ ਅਕਾਸ ਮਝਾਰੇ। 

ਗ੍ਰਿਝੰ ਐ ਕਾਕੰ ਸਿਆਲੈ ਪੁਕਾਰੇ। 


'ਘਰ। 


'ਹਿੰਮਤ ਨਾਮ ਦਾ ਰਾਜਪੂਤ ਸੂਰਮਾ ਬਲ ਸੰਭਾਲ ਕੇ 
ਆਇਆ। 
'ਇਹਦੇ ਨਾਲ ਹੀ। 


'ਲਗਾਤਾਰ। 


'ਚੰਗੇ ਮੂੰਹਾਂ ਵਾਲੇ। 

'ਭਿਆਨਕ ਬੋਲਦੀਆਂ ਹਨ। 

ਪ੍ਰੇਤ। 

'ਸ਼ਿਵ ਦੀ ਸਮਾਧੀ। ਅੰਤ। 

'ਲੋਕਾ ਲੋਕ ਪਹਾੜ ਟੁੱਟ ਗਿਆ ਤੇ ਦੇਵਤੇ ਬਿਬਾਣਾਂ ('ਤੇ ਚੜ੍ਹ 
ਗਏ)। 





1606 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਨੋ ਭਾਵਤੇ ਖਾਵਤੇ ਪਲ ਅਪਾਰੇ' ॥੧੨੧॥ 'ਬਹੁਤੇ ਮਾਸ। 
ਕਰੈਂ ਰਕਤ ਪਾਣੇ' ਭਰੇ ਖੱਪ੍ਰ ਜੋਗਨ। 'ਲਹੂ ਪੀਂਦੇ ਹਨ। 
ਪਿਲਾਵੈਂ ਨਿਜੰ ਪੂਤ ਲੋਰੀ ਦੈ ਚੋਗਨ'। 'ਚੌਗੁਣੀਆਂ ਲੋਰੀਆਂ। 
ਕਰੈਂ ਮੇਧ ਭੱਛੰ ਸੁ ਆਨੰ ਪਿਲਾਵੈਂ'। 'ਮਿੱਝ ਖਾਂਦੀਆਂ ਹਨ ਤੇ ਉਨ੍ਹਾਂ 
ਪਿਲਾਂਦੀਆਂ ਹਨ। 
ਗਹੇ _ਦੌਰਿ ਦੂਸਰ ਔ ਤੀਸਰ _ਛਿਨਾਵੈਂ' 'ਖੋਂਹਦੀਆਂ ਹਨ। 
॥੧੩੨॥ 
ਡਕੈਂ ਡਾਕਣੀ ਸਾਕਨੀਅ ਭੁਮੰਤੀ'। 'ਡਾਇਣਾਂ ਤੇ (ਸਾਕਨੀਅੰ) ਯੋਗਣੀਆਂ (ਡਕੈਂ) ਰੱਜੀਆਂ 
(ਭੂਮੰਤੀ) ਭਉਂਦੀਆਂ ਫਿਰਦੀਆਂ ਹਨ। 
ਚੰਡੀ ਅਮੰਡੀ' ਲੈ ਝੰਡੀ ਫਿਰੰਤੀ। 'ਬਹੁਤੀ ਸ਼ੋਭਾ ਵਾਲੀ। 
ਕਾਲੀ ਕਪਾਲੀ' ਦੈ ਤਾਲੀ ਬਜਾਵੈ। 'ਸਿਰ ਦੀਆਂ ਖੋਪਰੀਆਂ ਲੈ ਕੇ। 
ਗੁਹੇ ਮੁੰਡ ਮਾਲੀ ਗਣੰਰੁਦੁ ਧਾਵੈ' ॥੧੩੨॥ 'ਸਿਰਾਂ ਦੀਆਂ ਮਾਲਾਂ ਗੁੰਦ ਕੇ ਸ਼ਿਵ ਦੇ ਗਣ ਦੌੜਦੇ ਹਨ। 
ਕ੍ਰਿਪਾਲ ਹੁਸੈਨੀ ਰਣੰ ਮੱਧ ਜੂਟੈ। 
ਕਰੇ ਸ਼ਸਤ੍ਰ ਮਾਰੰ ਨਹੀਂ ਨੈਕ ਹੂਟੈ'। 'ਥੋੜ੍ਹੇ ਵੀ ਨਹੀਂ ਥੱਕਦੇ। 
ਕ੍ਰਿਪਾਲੈ ਤਨੰ ਘਾਵ ਲਾਗੇ ਗਿਰਾਯੋ'। ਡਿੱਗ ਪਿਆ। 
ਗੁਪਾਲੈ ਨਿਹਾਰਾ ਤਬੈ ਬਧ ਕਰਾਯੋ' ॥੧੨੩੪॥ __ 'ਮਾਰ ਦਿੱਤਾ। 
ਪੁਨੈ ਘਾਵ ਤੀਖੇ ਹੁਸੈਨੀ ਕੁ ਲਾਗੇ। 
ਗਿਰਾ ਘੂਮਤਾ ਦੇਖਿ ਕਾਇਰ ਸੁ ਭਾਗੇ। 
ਉਤੈ ਲੋਥ ਹੇਤੰ ਦੁਹੂੰ ਓਰ ਦੌਰੇ। 
ਭਯੋ ਜੰਗ ਭਾਰੀ ਪਹਾਰੀ ਭਗੌਰੇ ॥ ੧੩੫ ॥ 


ਸ੍ਰੈਯਾ: 
ਆਇ ਨਿਦਾਨ ਕੀ' ਬਾਤ ਬਨੀ, 'ਅੰਤ ਦੀ। 

ਤੁਰਕਿੰਦ ਬਰਿੰਦ ਭਏ ਭੈ ਭੀਤੇ'। 'ਸਮੂੰਹ ਤੁਰਕਾਂ ਦੇ ਸਰਦਾਰ ਬਹੁਤ ਡਰ ਗਏ। 
ਅੱਲਾ ਹੀ ਅੱਲਾ ਪੁਕਾਰ ਮੁਸੱਲਾ', 'ਤੁਰਕ। 

ਯੇ ਪੱਲਾ ਨ ਛਾਡਤ ਹੈਂ ਚੁਪ ਕੀਤੇ। 

ਯਾਂਹਿ ਬਧੋ ਕਰਵਾਰ ਪੁਹਾਰ', 'ਤੁਲਵਾਰਾਂ ਮਾਰ ਕੇ ਮਾਰ ਦਿਉ। 

ਨ ਦੇਰ ਕਰੋ ਨ ਡਰੋ ਅਰ ਹੀ ਤੇ। 

ਦੋਨੇ ਹੀ ਸੁਆਮ ਕੇ ਹੇਤ ਲੇ, 

ਐਂ ਪਰੇ ਅਰਰਾਇ ਕਹੈਂ ਗੁਰ ਜੀਤੇ ॥ ੧੩੬ ॥ 

ਕਬਿੱਤ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰਯੋ ਤਬਿ ਘੇਰਾ ਫੌਜ ਪਰ ਕੇ ਚੌਫੇਰਾ, 

ਸਿੰਘ ਕਾਟਤ ਬਥੇਰਾ ਜੋਊ ਲਰਤੇ ਹੈਂ ਭੋਰ ਤੇ'। __'ਸਵੇਰ ਤੋਂ। 

ਅਬੀ ਏਕ ਓਰ ਲਲਕਾਰ ਪਰਯੋ ਦੌਰ, 

ਅਰੇ ਠਾਂਢੇ ਰਹੋ ਨੌਰ ਦਿਖ ਚਾਊ ਸਰਾ ਸੋਰ ਤੇ'। _ 'ਤੀਰਾਂ ਦੇ ਸ਼ੋਰ ਨੂੰ ਚਾਅ ਨਾਲ ਦੇਖ। 
ਕਰਸੋ ਤਬਿ ਨੇਰਾ ਮਾਰ ਮਾਰ ਸ਼ਮਸ਼ੇਰਾ', 'ਤਲਵਾਰਾਂ। 

ਤਬਿ ਅਪਸਰ ਟੇਰਾ ਆਨ ਖਾਨ' ਬਡੇ ਜੋਰ ਤੇ। __'ਅਫ਼ਜ਼ਲ ਖ਼ਾਨ ਅਫ਼ਸਰ ਨੇ ਆ ਕੇ ਕਿਹਾ। 
ਹੋਵਤ ਸ਼ਹੀਦ ਬਰੇ ਅਪਸਰਾ ਲੋਰ ਤੇ' ॥੧੩੭॥ 'ਚਾਹ ਕੇ। 

ਚੌਪਈ: 

ਸੰਗਤ ਸਿੰਘ ਤਬਿ ਸੰਮੁਖ ਆਏ। 

ਕਰ ਤਰਵਾਰ ਤੁਰਕ ਗਨ ਘਾਏ। 

ਚੱਟਪੱਟ ਬਾਹੇ ਚਹੁੰ ਓਰੀ'। 'ਚਹੁੰ ਪਾਸੀਂ ਬਹੁਤ ਛੇਤੀ ਵਾਹੁੰਦਾ ਹੈ। 
ਰਨ ਮੈਂ ਰਕਤ ਰੰਗ ਕੀ ਹੋਰੀ' ॥ ੧੩੮ ॥ 'ਜੰਗ ਵਿੱਚ ਲਹੂ ਦੇਰੰਗ ਦੀ ਹੋਲੀ। 
ਜਿਤ ਪੇਖੇ ਤਿਤ ਦੇਵੇ ਕਾਟ। 

ਤੁਰਕਨਿ ਬਨਤ ਨਾ ਕੋਈ ਠਾਟ। 

ਇਤ ਸਤਿਗੁਰ ਕੀ ਜੈਤ ਉਚਾਰੈ। 

ਉਤ ਅੱਲਾ ਔ ਅਲੀ ਪੁਕਾਰੈਂ ॥ ੧੩੯ ॥ 

ਘਟਾ ਟੋਪ' ਤੁਰਕਨ ਕੀ ਫੌਜ। 

ਲਰੈ ਅਧਿਕ ਦਿਖਰਾਵੈ ਓਜ'। 

ਯਸਵਾਰੇ ਗੁਆਲੇਰੀ ਟੋਲਾ। 

ਮਾਰੂ ਸਬਦ ਬਜਾਏ ਢੋਲਾ' ॥੧੪੦॥ 

ਰਾਮ ਸਿੰਘ ਘਮਸਾਨ ਮਚਾਯੋ। 

ਤੁਰਕਨਿ ਤ੍ਰਾਸ ਅਧਿਕ ਤਹਿੰ ਪਾਯੋ। 

ਲੈ ਲੈ ਤੀਖੀ ਕਰ ਸ਼ਮਸ਼ੇਰ। 

ਅਰਿ ਦਲ ਕਾਟਤ ਲਗਤ ਨ ਦੇਰ ॥੧੪੧॥ 

ਹਿੰਮਤ ਜਬਿ ਰਨ ਜੰਗ ਨਿਹਾਰਾ। 

ਦਹਲ ਗਯੋ' ਦਿਲ ਤਬਿ ਮਨ ਹਾਰਾ। 

ਫੌਜ ਲਰਤ ਹੈ ਜੰਗ ਮੈਦਾਨ। 

ਗਯੋ ਭਾਗ ਪਰਬਤ ਭੈ ਮਾਨ ॥ ੧੪੨ ॥ 

ਗੀਦੀ ਭਯੋ ਭਾਗ ਕੇ ਸੋਊ। 


1607 





1608 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਯੋ ਊਤ ਉਤਨ ਕਾ' ਜੋਊ। 

ਸਭਿ ਰਜਪੂਤਨ ਲਾਜ ਲਗਾਈ। 

ਭਈ ਨਾ ਬਾਂਝ' ਤਾਸ ਕੀ ਮਾਈ ॥ ੧੪੨॥ 
ਰਾਮ ਸਿੰਘ ਕਰ ਅਧਿਕ ਲਰਾਈ। 

ਭਏ ਸ਼ਹੀਦ ਪਾਇ ਬਡਿਆਈ। 

ਤਬਿ ਰਨ ਆਇ ਖਾਨ' ਹੀ ਗਾਜਾ। 

ਅਰੇ ਮੂੜ੍ਹ ਤੁਮ ਲਗਤ ਨ ਲਾਜਾ ॥ ੧੪੪॥ 
ਸੰਗਤ ਸਿੰਘ ਪੁਤ ਜਬਿ ਬਚ ਕਹੇ। 

ਉਠਾ ਕ੍ਰੋਧ ਕਰਿ ਬੋਲ ਨ ਸਹੇ। 

ਅਰੇ ਖਾਨ ਠਾਡਾ ਰਹੋ ਰਨ ਮੈਂ। 

ਕਰੋਂ ਨਿਸਾ' ਤੇਰੀ ਪਿਖਿ ਮਨ ਮੈਂ ॥੧੪੫॥ 
ਲੀਏ ਤੀਰ ਐ ਧਨਖ ਟੰਕਾਰਾ'। 

ਦੀਏ ਚਲਾਇ ਮੇਘ ਅਨਹਾਰਾ'। 


ਬਾਨਨ ਬਰਖਾ ਕਰੀ ਅਪਾਰਾ। 
ਪਰਜਯੋ ਖਾਨ ਧਰ ਤਬਿ ਬਲ ਹਾਰਾ ॥ ੧੪੬॥ 


ਸੰਗਤ ਸਿੰਘ ਬੀਰ ਰਨ ਗਾਜੈ। 

ਕਾਇਰ ਦੇਖਿ ਤਾਹਿੰ ਮਨ ਲਾਜੈ। 

ਉਤੈ ਪਹਾਰੀ ਚਰਯੋ ਗੁਪਾਲ। 

ਛਾਡੇ ਬਾਨ ਉਡੇ ਜਿਮ ਬਿਆਲ' ॥ ੧੪੭॥ 
ਆਵਤ ਫੂਕਤ ਤੱਛਕ ਜਾਨੋ'। 

ਨਿਕਸੇ ਪ੍ਰਾਨ ਆਪ ਹੀ ਮਾਨੋ। 

ਕਿਤੇ ਤੁਰਕ ਰਣ ਬੀਚ ਸੰਘਾਰੇ। 

ਗੁਰ ਪ੍ਰਤਾਪ ਹੀ ਸਿੰਘ ਬਲ ਧਾਰੇ ॥ ੧੪੮ ॥ 
ਠਾਢੋਂ ਨਿਰਭੈ ਕਰ' ਤਰਵਾਰ। 

ਜਹਿੰ ਪੇਖੇ ਤਹਿਂ ਕਰਹੀ ਪਾਰ। 

ਉਤੈ ਹੁਸੈਨੀ, ਸੰਗਤਰਾਇ'। 

ਮਚਯੋ ਜੰਗ ਅਤਿ ਰਨ ਸਮੁਦਾਇ ॥ ੧੪੯ ॥ 
ਕਰੈ ਪਰਸਪਰ ਦੋਊ ਵਾਰ। 

ਖੇਲਤ ਲਕਰੀ ਪਟਾ ਉਲਾਰ'। 

ਕਬੀ ਕਟਾਰ ਕੈ ਸੰਗ ਲਰਾਈ। 


ਸੱਪਾਂ ਵਾਂਗ। 
ਜਾਣੋ ਤੱਛਕ ਨਾਗ ਫੁੰਕਾਰੇ ਮਾਰਦੇ ਆਉਂਦੇ ਹਨ। 


ਹੱਥ ਵਿੱਚ। 


'(ਏਧਰੋਂ) ਸੰਗਤ ਸਿੰਘ। 


'ਜਿਵੇਂ ਲਕੜੀ ਉਲਾਰ ਕੇ (ਪਟਾ) ਗੱਤਕਾ ਖੇਡਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1609 


ਕਬੀ ਲੀਏ ਤਰਵਾਰ ਚਲਾਈ ॥ ੧੫੦॥ 


ਲਗਤ ਨ ਦੁਹ ਦਿਸ ਲੇਤਿ ਬਚਾਈ”"। 


ਪਰੀ ਫੌਜ ਅਰਰਾਇ' ਦੁਹੁੰ ਦਿਸ। 


ਲਰਤ ਮਰਤ ਸੰਗ ਸ਼ਸਤ੍ਰ ਹੂੰ ਖਿਸ' ॥ ੧੫੧॥ 


ਸੰਗਤ ਸਿੰਘ ਲੀਏ ਅਸਵਾਰ। 


ਕੀਓ ਤੇਗ ਕਾ ਤਬ ਹੀ ਵਾਰ ॥ ੧੫੨॥ 


ਦੋਹਰਾ: 

ਟੂਕ ਟੂਕ ਹੂੰ ਤਨ ਛਿਦਾ', 

ਜੂਝੇ ਸੰਗਤਿਰਾਇ। 
ਸਨਮੁਖ ਗਿਰਯੋ ਹੁਸੈਨ ਖਾਂ, 
ਸੁਆਮ ਹੇਤ ਸੁਖ ਪਾਇ ॥੧੫੨॥ 
ਸੰਗਤੀਆ ਸਭ ਸ੍ਰਾਰ ਕੈ', 

ਰਨ ਮੈਂ ਕੀਆ ਨਿਵਾਸ। 

ਦੇਹ ਰਹੀ ਰੰਗ ਭੂਮ ਮੈਂ', 


ਜੀਵ ਸੂਰਗ ਲੀਓ ਵਾਸ ॥ ੧੫੪॥ 
ਖਬਰ ਗਈ ਸਤਿਗੁਰੂ ਪੈ 
ਲੀਆ ਜੰਗ" ਰਣਜੀਤ। 


ਤੁਰਕ ਪਹਾਰੀ ਮੱਦਤੀ, 

ਗਏ ਭਾਗ ਭੈ ਭੀਤ ॥ ੧੫੫॥ 
ਚੌਪਈ: 

ਤਬਿ ਰਣਜੀਤ ਨਗਾਰਾ ਬਾਜਾ। 
ਆਨੰਦ ਪੁਰਿ ਮੈਂ ਆਨੰਦ ਸਾਜਾ। 
ਕੀਓ ਤ੍ਰਿਭਾਵਲ' ਸਤਿਗੁਰ ਸ੍ਹਾਮੀ। 


ਘਟ ਘਟ ਪਟ ਪਟ ਅੰਤ੍ਜਾਮੀ' ॥ ੧੫੬॥ 


ਭਏ ਨਚੀਤ ਸਭੀ ਗਿਰਰਾਈ'। 


“ਅੰਕ ਨੰ: ੧੫੨ ਦੀ ਚੌਪਈ ਦੀ ਦੂਜੀ ਤੁਕ ਛਾਪਾ ਪੱਥਰ 'ਚ 
ਹੀ ਤੁਕਾਂ ਰਹਿ ਗਈਆਂ ਹਨ। 

'ਅਰੜਾ ਕੇ। 

'ਖਿੱਝ ਕੇ, ਗੁੱਸੇ ਵਿੱਚ ਆ ਕੇ। 


(ਮੌਤ ਦੀ ਨੀਂਦ) ਸੁਲਾ ਕੇ। 


'ਜੰਗ ਭੂਮੀ ਵਿੱਚ। 


“ਇਹ ਜੰਗ ੧੭੪੮ ਬਿ: ਨੂੰ ਹੋਇਆ। ਕਵੀ ਜੀ ਆਪ 
ਅੰਮ੍ਰਿਤਸਰ ਐਡੀਸ਼ਨ ਵਿੱਚ ਐਉਂ ਲਿਖਦੇ ਹਨ : ਯੌ ਗੁਰ ਕੋ 
ਜਸ ਭੂਰ ਗਯੋ, ਸਬਿ ਭੂਪਨ ਤੌ ਗੁਰ ਬੀਰ ਪਛਾਨੇ। ਸਤਰਾਂ ਸੌ 
ਅਠਤਾਲੀ ਵਿਖੇ ਇਹ ਜੰਗ ਭਯੋ ਅਰਿ ਭੰਗ ਕਿਤਾਨੇ। 
(ਬਿਸਰਾਮ ੧੫. ਅੰਕ ੧੭) 


'ਕੜਾਹ ਪੁਸ਼ਾਦ। 
'(ਘਟ) ਹਿਰਦੇ ਦੇ (ਪਟ) ਅੰਦਰ ਦੀ ਜਾਨਣ ਵਾਲੇ। 
'ਪਹਾੜੀ ਰਾਜੇ ਨਿਸਚਿੰਤ ਹੋ ਗਏ। 





1610 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਗੁਰ ਪਾਇਨ' ਪੀਤ ਲਗਾਈ। 

ਦੁੰਦ' ਕਲੇਸ਼ ਸਭੀ ਮਿਟ ਗਏ। 

ਸਗਲ ਦੇਸ ਸੁਖ ਸੰਪਤ ਮਏ' ॥੧੫੭॥ 
ਇਤਿ ਹੁਸੈਨੀ ਬਧ 

ਚੌਪਈ: 

ਦੇਸ ਦੇਸ ਮੈਂ ਖਬਰੈਂ ਗਈ। 

ਗੁਰੂ ਗੁਬਿੰਦ ਸਿੰਘ ਮੱਦਤ ਦਈ। 

ਸਭ ਰਾਜੇ ਮਿਲ ਮਤਾ ਪਕਾਵੈਂ। 

ਗੁਰ ਗੋਬਿੰਦ ਸਿੰਘ ਜਬ ਬਲ ਪਾਵੈ ॥੧੫੮॥ 
ਤਬੀ ਦੇਸ ਛੀਨੇਗੋ ਸਗਰਾ। 

ਫਿਰ ਬਢ ਜਾਇ ਅਧਿਕ ਹੀ ਝਗਰਾ। 
ਇਤ ਸਸ ਭੀਮ ਕਹੀ ਯੇਹ ਬਾਤਾ। 

ਫਤੇ ਚੰਦ ਕਹੈ ਸੁਨੀਏ ਤਾਤਾ' ॥ ੧੫੯॥ 
ਸੀ ਗੁਰ ਸੰਗ ਬੈਰ ਮਤ ਕੀਜੈ। 

ਸਰਨ ਤਾਹਿ ਕੀ ਮਨ ਮੈਂ ਲੀਜੈ। 

ਦੇਖੋ ਮੱਦਤ ਹਮਰੀ ਕਰੀ। 
ਪਾਤਸ਼ਹਿ ਕੀ ਤਿਨ ਪਤ ਹਰੀ' ॥ ੧੬੦॥ 
ਤਾ ਸੋਂ ਮੈਤ੍ਰੀ' ਕਰਨੀ ਬਨੈ। 

ਲਰਨਾ ਅਰਨਾ ਨੈਕ ਨ ਭਨੈ'। 

ਸਭ ਰਾਜਨ ਕੀ ਯਹ ਮਤ ਭਈ'। 
ਸਤਿਗੁਰ ਸੰਗ ਮੈਤ੍ਰੀ ਠਈ' ॥ ੧੬੧॥ 
ਇਤ ਗਿਰੀਅਨ ਕੀ! ਇਓ' ਭਈ ਗਾਥਾ। 
ਉਤ ਸਤਿਗੁਰ ਜਾਨੀ ਨਰ ਨਾਥਾ' ॥੧੬੨॥ 


'ਇੱਜ਼ਤ ਲਾਹ ਦਿੱਤੀ। 

'ਮਿੱਤੁਤਾ। 

'ਲੜਨਾ ਤੇ ਮਰਨਾ ਥੋੜ੍ਹਾ ਜੇਹਾ ਵੀ ਨ ਕਹੋ। 
'ਇਹ ਸਲਾਹ ਹੋਈ। 

ਹੋ ਗਈ। 

।ਏਧਰ ਪਹਾੜੀਆਂ ਦੀ। 

'ਓਧਰ ਰਾਜਾ ਰੂਪ ਸਤਿਗੁਰੂ ਜੀ ਨੇ ਜਾਣ ਲਈ। 


ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਜੁਝਾਰ ਸਿੰਘ ਜਨਮ, ਜੰਗ 
ਗੁਲੇਰ, ਹੁਸੈਨੀ ਬੱਧ', ਬਨਨਨੰ ਨਾਮ ਉਣਾਹਟਮੋਂ ਬਿਸੁਮ" ॥੫੯॥ 
"ਇਤਿ ਸੀ... ਬਿਸਹਾਮ ॥੫੯॥ ਤੱਕ ਦਾ ਇਹ ਪਾਠ ਅਸਾਂ ਆਪਣੇ ਕੋਲੋਂ ਲਿਖਿਆ ਹੈ, ਲਾਹੌਰ ਐਡੀਸ਼ਨ ਛਾਪਾ ਪੱਥਰ 'ਚ 


ਇਹ ਪਾਠ ਨਹੀਂ ਹੈ। 


'#ਪਿਛੇ ਇਸੇ ਬਿਸ੍ਹਾਮ ਦੇ ਅੰਕ ਨੰ: ੧੧੪ ਵਿੱਚ ਆਏ 'ਚੀਰ' ਸ਼ਬਦ ਤੋਂ ਇਸ ਬਿਸ੍ਹਾਮ ਨੰ: ੫੯ ਦੇ ਅੰਤ 'ਨਰ ਨਾਥਾ' ਤੱਕ ਦੀ 
ਇਹ ਰਚਨਾ ਗਿਆਨੀ ਗਿਆਨ ਸਿੰਘ ਜੀ ਕ੍ਰਿਤ ਨਹੀਂ ਸਗੋਂ ਇਸ ਪੂਰਬਾਰਧ ਭਾਗ ਦੇ ਆਖੇਪਕਾਰ ਦੀ ਰਚੀ ਹੋਈ ਹੈ। ਇਹ 
ਆਖੇਪ ਰਚਨਾ ੭੭੩ ਪੰਨੇ ਤੋਂ ੭੭੬ ਪੰਨੇ ਤੱਕ ਲਗ ਪਗ ੪ ਸਫ਼ੇ ਅਸਾਨੂੰ ਪਿੱਛੇ ਆ ਚੁੱਕੇ ਕੁਝ ਆਖੇਪ ਸਫ਼ਿਆਂ ਵਾਂਗ ਪ੍ਰਸੰਗ 
ਮੇਲਣ ਦੀ ਮਜਬੂਰੀ ਦੇ ਕਾਰਨ ਹੀ ਛਾਪਣੇ ਪਏ ਹਨ। ਇਹ ਸਾਰੀ ਰਚਨਾ ਲਾਹੌਰ ਐਡੀਸ਼ਨ ਦੇ ਛਾਪਾ ਪੱਥਰ ਦੇ ਪੰਨਾ ੭੭੩ ਤੋਂ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1611 


੮੬੦ ਪੰਨੇ ਤੱਕ ਛਪੀ ਹੋਈ ਹੈ। ਇਸ ਰਚਨਾ ਦੇ ਆਖੇਪ ਹੋਣ ਦੇ ਜੋ ਠੋਸ ਸਬੂਤ ਅਸਾਂ ਇਸ ਰਚਨਾ ਦੇ ਅੰਦਰੋਂ ਹੀ ਲੱਭੇ ਹਨ, 
ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ: ੧. ਪੰਨਾ ੭੭੧ ਦੇ ਅੰਤ ਤੋਂ ਆਰੰਭ ਹੋਇਆ ਪਾਧੜੀ ਛੰਦ ੭੭੨ ਪੰਨਾ ਪੂਰਾ ਕਰਕੇ ਪੰਨਾ 
7੭੩ 'ਤੇ ਜਾ ਕੇ ਮੁਕਦਾ ਹੈ ਪਰ ਛੰਦ ਦਾ ਨੰਬਰ ਕੋਈ ਨਹੀਂ ਦਿੱਤਾ, ਜਦ ਕਿ ਇਹ ਨੰਬਰ ੩੮ ਬਣਦਾ ਸੀ। ੭੭੬ ਪੰਨੇ 'ਤੇ 
'ਇਤਿ ਹੁਸੈਨੀ ਬਧ' ਤੱਕ ਚੈਂਹ ਸਫ਼ਿਆਂ ਤੇ ਕਈ ਛੰਦ ਬਦਲੇ ਹਨ ਪਰ ਨੰਬਰ ਕਿਸੇ ਦਾ ਵੀ ਨਹੀਂ ਦਿੱਤਾ। ੭੭੬ ਪੰਨੇ ਦੇ ਹੇਠ 
ਦੁਰਗਾ ਪੁਗਟਾਵਨ ਦਾ ਪੂਸੰਗ ਆਰੰਭ ਕੀਤਾ ਹੈ ਤੇ ਪਹਿਲੇ ਹੀ ਛੰਦ ਦਾ ਨੰ: ੨੯ ਦੇ ਦਿੱਤਾ ਹੈ, ਪਤਾ ਨਹੀਂ ਇਹ ਨੰ: ਪਿੱਛੋਂ ਕਿਸ 
ਨੰ: ਨਾਲ ਮੇਲਿਆ ਹੈ, ਇਸ ਸ਼ੁਰੂ ਕੀਤੇ ਨੰਬਰ ਨੂੰ ੮੨੮ ਪੰਨੇ ਤੱਕ ਚਲਾਈ ਗਿਆ ਹੈ। ਉੱਥੇ ੩੭੮ ਨੰਬਰ ਹੈ। ਅੱਗੋਂ ਫੇਰ ਛੰਦ 
ਬੇ ਨੰਬਰੇ ਸ਼ੁਰੂ ਹੋ ਗਏ ਹਨ ਅਤੇ ਅੰਤ ਤੱਕ ਭਾਵ ੮੬੦ ਪੰਨੇ ਤੱਕ ਛੰਦ ਦਾ ਨੰਬਰ ਲਾਉਣ ਦੀ ਖੇਚਲ ਉੱਕਾ ਹੀ ਨਹੀਂ ਕੀਤੀ। 
ਇਹ ਇਸ ਰਚਨਾ ਦਾ ਆਖੇਪ ਹੋਣ ਦਾ ਪ੍ਰਤੱਖ ਸਬੂਤ ਹੈ। ੨. ਲਾਹੌਰ ਐਡੀਸ਼ਨ ਛਾਪਾ ਪੱਥਰ ਅਨੁਸਾਰ ਪੰਨਾ ੭੬੨ ਤੇ ੬੧ਵਾਂ 
ਬਿਸਰਾਮ ਮੁੱਕਿਆ ਹੈ ਤੇ ੬੨ਵਾਂ ਬਿਸਰਾਮ ਅਰੰਭ ਹੋਇਆ ਹੈ। ੭੭੩ ਪੰਨੇ ਤੋਂ ਅੱਗੇ ਜਾ ਕੇ ਇਹ ਬਿਸ੍ਹਾਮ ਪੂਰਾ ਹੋਣਾ ਸੀ, ਪਰ 
ਆਖੇਪਕਾਰ ਨੇ ੭੬੨ ਪੰਨੇ ਤੋਂ ਸ਼ੁਰੂ ਕੀਤਾ ਬਿਸਰਾਮ ਤੋੜ ਅੰਤ ਤੱਕ ਭਾਵ ੮੬੦ ਪੰਨੇ ਦੇ ਅਖ਼ੀਰ ਤੱਕ ਤੋਂ ਉਰੇ ਸਮਾਪਤ ਕਰਨਾ 
ਆਰਾਮ ਕਰਨਾ ਆਪਣੇ ਲਈ ਘਾਤਕ ਖਿਆਲ ਕਰਦਾ ਹੈ, ਤਿਵੇਂ ਹੀ ਸਾਡੇ ਆਖੇਪਕਾਰ ਨੇ ਕੀਤਾ ਜਾਪਦਾ ਹੈ। ਇਉ ਇਹ 
ਬਿਸਾਮ ੮੮ ਪੰਨਿਆਂ ਦਾ ਬਣ ਗਿਆ ਹੈ ਜਿਸ ਦੀ ਸਾਹਿਤਕ ਰਚਨਾ ਦੇ ਇਤਿਹਾਸ ਵਿੱਚ ਮਿਸਾਲ ਮਿਲਣੀ ਕਠਨ ਹੀ ਨਹੀਂ 
ਸਗੋਂ ਅਸੰਭਵ ਹੈ। ਅੰਤ ਤੇ ਇਤਿ ਸੀ....ਬਿਸਰਾਮ ਮਸਤ ਸੁਭਸਤ ਤਾਂ ਲਿਖਿਆ ਹੈ ਪਰ ਸ਼ਰਮ ਦੇ ਮਾਰੇ ਨੇ ਨੈਬਰ ਕੋਈ ਨਹੀਂ 
ਲਿਖਿਆ। ੩. ਪੰਨਾ ੭੭੬ 'ਤੇ ਮੋਟੇ ਅੱਖਰਾਂ 'ਚ ਸਿਰਲੇਖ ਲਿਖਿਆ ਹੈ 'ਅਥ ਦੁਰਗਾ ਪੁਗਟਾਵਣਾ। ਇਹ ਸਿਰਲੇਖ ਪ੍ਰਾਚੀਨ 
ਕਾਵਿ ਗ੍ਰੰਥਾਂ ਦੀ ਲਿਖਣ ਸ਼ੈਲੀ ਦੇ ਬਿਲਕੁਲ ਵਿਰੁੱਧ ਹੈ ਤੇ ਕਵੀ ਜੀ ਨੇ ਸ੍ਰੀ ਗੁਰੁ ਪੰਥ ਪ੍ਰਕਾਸ਼ ਦੀ ਕਿਸੇ ਐਡੀਸ਼ਨ ਵਿੱਚ ਵੀ ਏਥੇ 
ਜਾਂ ਹੋਰ ਕਿਤੇ ਏਹੋ ਜਿਹਾ ਸਿਰਲੇਖ ਨਹੀਂ ਦਿੱਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹ ਰਚਨਾ ਕਵਿ ਕ੍ਰਿਤ ਨਹੀਂ। ੪. ਕਵਿ ਜੀ ਹਰ 
ਬਿਸ੍ਹਾਮ ਦੇ ਅਰੰਭ ਵਿੱਚ ਮੰਗਲਾਚਰਨ ਕਰਦੇ ਹਨ ਤੇ ਅੰਤ ਵਿੱਚ ਇਤਿ ਸ੍ਰੀ... ਬਿਸ੍ਰਾਮ ਲਿਖਦੇ ਹਨ। ਚੂੰਕਿ ਆਖੇਪਕਾਰ ਨੇ 
ਜਲਦੀ ਵਿੱਚ ਕਿਤੇ ਬਿਸ੍ਰਾਮ ਸਮਾਪਤ ਹੀ ਨਹੀਂ ਕੀਤਾ ਇਸ ਲਈ ਨਵੇਂ ਬਿਸ੍ਰਾਮ ਦੇ ਅਰੰਭ ਕਰਨ ਤੇ ਅਰੰਭ ਵਿੱਚ ਮੰਗਲਾਚਰਨ 
ਲਿਖਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ, ਇਹ ਦਲੀਲ ਵੀ ਇਸ ਰਚਨਾ ਨੂੰ ਆਖੇਪ ਹੀ ਸਿੱਧ ਕਰਦੀ ਹੈ। ੫. ਕਿਸੇ ਕਿਸੇ 
ਪ੍ਸੰਗ ਦੇ ਮੁੱਕਣ ਤੇ 'ਇਤਿ' ਲਿਖਦਾ ਹੈ ਜਿਵੇਂ ੭੭੬ ਪੰਨੇ 'ਤੇ 'ਇਤਿ ਹੁਸੈਨੀ ਬਧ', ਪੰਨਾ ੮੩੪ ਤੇ 'ਇਤਿ ਮੁਕਤਿ ਸਰ ਜੰਗ, 
'ਅਥ ਚਾਲੀ ਸਿੰਘਾਂ ਕੇ ਨਾਉਂ ਜੋ ਮੁਕਤਿ ਸਰ ਜੀ ਮੈਂ ਜੂਝੇ ਹੈਂ ਔਰ ਟੂਟੀ ਸੰਗਤ ਮਿਲਾਈ। ਪੰਨਾ ੮੩੫ 'ਤੇ 'ਇਤਿ ਮਹਾਤਮ 
ਮੁਕਤਿ ਸਰ', ਪੰਨਾ ੮੪੪ 'ਤੇ 'ਇਤਿ ਤਾਰਾ ਆਜ਼ਮ ਬੱਧ'। ਪੰਨਾ ੮੪੮ 'ਤੇ ਇਤਿ ਮਿਲਾਪ ਆਗਰੇ ਬਹਾਦਰ ਸ਼ਾਹ ਔਰ ਸੀ 
ਗੁਰੂ ਜੀ ਕਾ। ੮੪੯ ਪੰਨੇ 'ਤੇ ਚੇਲੇ ਵਾਚ ਮਾਧੋ ਦਾਸ ਸੋ', ਪੰਨਾ ੮੫੫ ਤੇ 'ਗੁਲ ਖਾਂ ਕੋ ਬੱਧ ਔਰ ਸ੍ਰੀ ਗੁਰੂ ਜੀ ਕਾਰਾਜ਼ੀ ਹੋਨਾ', ਤੇ 
ਏਸੇ ਤਰ੍ਹਾਂ ਪੂਰਬਾਰਧ ਦੀ ਸਮਾਪਤੀ 'ਤੇ ੮੬੦ ਪੰਨੇ ਦੇ ਹੇਠ ਲਿਖਦਾ ਹੈ 'ਇਤਿ ਸ੍ਰੀ ਪੰਥ ਪ੍ਰਕਾਸ਼ ਗੁੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ 
ਬਿਕੁੰਠ ਪ੍ਰਵੇਸ਼ ਕਰਨੰਨੰ ਸੁਭ ਮਸਤ, ਸੁਭਸਤ ॥ ੬. ਇਕ ਹੋਰ ਵਿਚਾਰ ਨਾਲ ਵੀ ਇਹ ਸਿੱਧ ਹੁੰਦਾ ਹੈ ਕਿ ਇਹ ਹਿੱਸਾ ਅਸਲ 
ਰਚਨਾ ਨਹੀਂ। ਏਥੇ ੭੭੩ ਪੰਨੇ ਤੋਂ ੮੬੦ ਪੰਨੇ ਤੱਕ ਦੀ ਆਖੇਪ ਰਚਨਾ ਦੇ ਕੁਲ ੮੮ ਪੰਨੇ ਹਨ ਜਦ ਕਿ ਇਹੋ ਹੀ ਪ੍ਰਸੰਗ 
ਅੰਮ੍ਰਿਤਸਰ ਐਡੀਸ਼ਨ ਵਿੱਚ ੧੪੭ ਪੰਨੇ ਤੋਂ ੨੮੯ ਪੰਨੇ ਤੱਕ ੧੪੨ ਪੰਨਿਆਂ ਵਿੱਚ ਲਿਖਿਆ ਹੈ। ਇਨ੍ਹਾਂ ਵਿੱਚੋਂ ਬੰਦੇ ਦੇ ਪ੍ਰਸੰਗ 
ਦੇ ਪੰਨਾ ੨੫੩ ਤੋਂ ਪੰਨਾ ੨੭੩ ਤੱਕ ਦੇ ੨੧ ਸਫ਼ੇ ਕੱਢ ਵੀ ਲਏ ਜਾਣ ਤਦ ਵੀ ਅੰਮ੍ਰਿਤਸਰ ਐਡੀਸ਼ਨ ਦੇ ੧੨੨ ਸਫ਼ੇ ਬਣਦੇ ਹਨ। 
ਹੁਣ ਸ਼ੰਕਾ ਇਹ ਪੈਦਾ ਹੁੰਦਾ ਹੈ ਕਿ ਜੇ ਇਹ ਹਿੱਸਾ ਕਵੀ ਜੀ ਦੀ ਆਪਣੀ ਅਸਲ ਰਚਨਾ ਹੁੰਦੀ ਤਾਂ ਅੰਮਿ੍‌ਤਸਰ ਐਡੀਸ਼ਨ ਨਾਲੋਂ 
ਇਸ ਰਚਨਾ ਵਿੱਚ ਮਸਾਲਾ ਵੱਧ ਹੋਣਾ ਚਾਹੀਦਾ ਸੀ, ਜਿਵੇਂ ਕਿ ਕਵੀ ਜੀ ਨੇ ਅੰਮ੍ਰਿਤਸਰ ਐਡੀਸ਼ਨ ਦੇ ਪਹਿਲੇ ੧੪੬ ਪੰਨਿਆਂ ਦੀ 
ਥਾਂ ਇਸ ਲਾਹੌਰ ਐਡੀਸ਼ਨ ਵਿੱਚ ੭੭੨ ਸਫ਼ੇ ਲਿਖੇ ਹਨ। ਜੇ ਕਵੀ ਜੀ ਉਸੇ ਹਿਸਾਬ ਨਾਲ ਇਸ ਥਾਵੇਂ ਵੀ ਰਚਨਾ ਵਿੱਚ ਵਾਧਾ 
ਕਰਦੇ ਤਾਂ ਇਸ ਹਿੱਸੇ ਦੇ ਛੇ ਸੌਂ ਤੋਂ ਉਪਰ ਸਫ਼ੇ ਚਾਹੀਦੇ ਸਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਰਚਨਾ ਅੰਮ੍ਰਿਤਸਰ 
ਐਡੀਸ਼ਨ ਨਾਲੋਂ ਭੀ (੧੨੨ ਸਫ਼ਿਆਂ ਦੀ ਥਾਂ ੮੮ ਸਫ਼ੇ ਭਾਵ) ੩੪ ਸਫ਼ੇ ਘੱਟ ਹੈ ਇਸ ਦਲੀਲ ਨਾਲ ਵੀ ਇਹ ਰਚਨਾ ਆਖੇਪ 
ਹੀ ਸਾਬਤ ਹੁੰਦੀ ਹੈ। ੭. ਕਿਸੇ ਰਚਨਾ ਦੇ ਪਰਖਣ ਦਾ ਇਹ ਢੰਗ ਹੈ ਉਸ ਦੇ 'ਸ਼ਬਦ-ਜੋੜ'। ਕਵੀ ਜੀ ਦੇ ਆਪਣੇ ਸ਼ਬਦ ਜੋੜਾਂ ਤੇ 
ਇਸ ਆਖੇਪ ਰਚਨਾ ਦੇ ਸ਼ਬਦ-ਜੋੜਾਂ ਦਾ ਫ਼ਰਕ ਪ੍ਰਤੱਖ ਦਿਖਾਈ ਦੇ ਰਿਹਾ ਹੈ। ਇਕ ਕਵੀ ਆਪਣੀ ਰਚਨਾ ਵਿੱਚ ਦੋ ਤਰ੍ਹਾਂ ਦੇ 
ਸ਼ਬਦ-ਜੋੜ ਕਦੀ ਨਹੀਂ ਵਰਤਦਾ। ਛਾਪਾ ਪੱਥਰ ਦੀਆਂ ਤਿੰਨਾਂ ਹੀ ਐਡੀਸ਼ਨਾਂ ਵਿੱਚ ਕਵੀ ਜੀ ਨੇ ਇੱਕੋ ਤਰ੍ਹਾਂ ਦੇ ਹੀ ਸ਼ਬਦ-ਜੋੜ 





1612 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਰਤੇ ਹਨ ਪਰ ਅਖੇਪਕਾਰ ਦੇ ਆਪਣੇ ਸ਼ਬਦ-ਜੋੜ ਕਵੀ ਜੀ ਤੋਂ ਵੱਖਰੇ ਹਨ। ਕੁਝ ਕੁ ਉਦਾਹਰਣ ਪੇਸ਼ ਕਰਦੇ ਹਾਂ। ਗਿ: ਜੀ ਹਰ 
ਥਾਂ 'ਸ਼ਰੈਜਾ' ਲਿਖਦੇ ਹਨ ਜਦ ਕਿ ਆਖੇਪਕਾਰ 'ਸ਼ਰੈਜਾ' ਲਿਖਦਾ ਹੈ, ਇਸੇ ਤਰ੍ਹਾਂ ਲਹਯੋ ਸ਼ਬਦ ਨੂੰ ਲਹਿਯੋ (ਸੂਚੀ ਪੱਤੂਕਾ ਪੰਨਾ ੨ 
ਸਤਰ ੯) ਤੇ ਬਿਤਾਯੋ ਤੇ ਲਖਾਯੋ ਸ਼ਬਦਾਂ ਨੂੰ ਬਿਤਾਇਯੋ ਤੇ ਲਖਾਇਯੋ (ਸੂਚੀ ਪੱਤ੍ਰਕਾ ਪੰਨਾ ੨ ਸਤਰ ੫) ਲਿਖਿਆ ਹੈ, ਜੋ 
ਅਸ਼ੁੱਧ ਹੈ। ਹੋਰ ਦੇਖੋ 'ਦਹਲਾਯੋ' ਨੂੰ 'ਦਹਿਲਾਇਯੋ' (ਪੰਨਾ ੭੮੮ ਸਤਰ ੧੫) ਤੇ 'ਮਹਲਾ' ਸ਼ਬਦ ਨੂੰ 'ਮੈਹਲ' (ਪੰਨਾ ੮੦੪ ਸਤਰ 
੧੩), 'ਗਯੋ' ਤੇ 'ਠਯੋ' ਆਦਿ ਸ਼ਬਦਾਂ ਨੂੰ ਆਖੇਪਕਾਰ ਨੇ 'ਗਇਯੋ' ਤੇ 'ਠਇਜੋ' (ਸੂਚੀ ਪੱਤ੍ਹਕਾ ਪੰ: ੨ ਸਤਰ ੬) ਆਦਿਰੂਪਾਂ ਵਿੱਚ 
ਲਿਖਿਆ ਹੈ। ਇਹ ਸ਼ਬਦ-ਜੋੜ ਹੀ ਇਸ ਰਚਨਾ ਦੇ ਆਖੇਪ ਹੋਣ ਦੀ ਪੁਰਜ਼ੋਰ ਗਵਾਹੀ ਭਰਦੇ ਹਨ। ੮. ਸ੍ਰੀ ਗੁਰੁ ਪੰਥ ਪ੍ਰਕਾਸ਼ 
ਛਾਪਾ ਪੱਥਰ 'ਚ ਛਪੀਆਂ ਤਿੰਨਾਂ ਹੀ ਐਡੀਸ਼ਨਾਂ ਵਿੱਚ ਕਈਆਂ ਸਫ਼ਿਆਂ ਤੇ ਹਾਸ਼ੀਏ ਦੇ ਬਾਹਰਵਾਰ ਅੰਗਾਂ ਵਿੱਚ ਸੰਮਤ ਤੇ ਕਈ 
ਜਗ੍ਹਾ ਮੁਸ਼ਕਲ ਸ਼ਬਦਾਂ ਦੇ ਅਰਥ ਕਵੀ ਜੀ ਨੇ ਖ਼ੁਦ ਲਿਖੇ ਹਨ ਪਰ ਇਹਨਾਂ ਆਖੇਪ ਸਫ਼ਿਆਂ ਵਿੱਚ ਐਸਾ ਉਲੇਖ ਕਿਧਰੇ ਵੀ 
ਨਹੀਂ ਕੀਤਾ ਗਿਆ ਜੋ ਇਸ ਰਚਨਾ ਦੇ ਆਖੇਪ ਹੋਣ ਦਾ ਇਕ ਹੋਰ ਚਿੰਨ੍ਹ ਹੈ। ੯. ਗਿਆਨੀ ਗਿਆਨ ਸਿੰਘ ਜੀ ਕ੍ਰਿਤ ਅਸਲ 
ਰਚਨਾ ਵਿੱਚ ਹਰ ਸਫ਼ੇ ਦੇ ਉਪਰ ਹਾਸ਼ੀਏ ਤੋਂ ਬਾਹਰਵਾਰ ਖੱਬੇ ਪਾਸੇ ਵਾਲੇ ਸਫ਼ੇ ਦੇ ਖੱਬੇ ਪਾਸੇ 'ਪੂਰਬਾਰਧ' ਅਤੇ ਵਿਚਕਾਰ 'ਕਥਾ 
ਗੁਰ ੧੦' ਅਤੇ ਸੱਜੇ ਪਾਸੇ ਵਾਲੇ ਸਫ਼ੇ ਦੇ ਵਿਚਕਾਰ 'ਪੰਥ ਪ੍ਰਕਾਸ਼' ਅਤੇ ਸੱਜੇ ਪਾਸੇ 'ਪੂਰਬਾਰਧ' ਛਪਿਆ ਹੋਇਆ ਹੈ। ਪਰ ਆਖੇਪ 
ਰਚਨਾ 'ਚ ਇਸ ਦੇ ਉਲਟ ਖੱਬੇ ਪਾਸੇ ਵਾਲੇ ਸਫ਼ੇ ਦੇ ਵਿਚਕਾਰ 'ਪੰਥ ਪ੍ਰਕਾਸ਼' ਤੇ ਉਸ ਦੇ ਸੱਜੇ ਪਾਸੇ 'ਪੂਰਬਾਰਧ' ਅਤੇ ਸੱਜੇ ਪਾਸੇ 
ਵਾਲੇ ਸਫ਼ੇ ਦੇ ਵਿਚਕਾਰ 'ਕਥਾ ਗੁਰ ੧੦' ਤੇ ਉਸ ਦੇ ਸੱਜੇ ਪਾਸੇ 'ਪੂਰਬਾਰਧ' ਛਪਿਆ ਹੋਇਆ ਹੈ। ਕਈਆਂ ਸਫ਼ਿਆਂ ਦੇ 
ਵਿਚਕਾਰ ਦੋਹੀਂ ਪਾਸੀਂ ਹੀ 'ਕਥਾ ਗੁਰ ੧੦' ਛਪਿਆ ਹੋਇਆ ਹੈ। ੧੦. ਅਸਲ ਰਚਨਾ ਤੇ ਆਖੇਪ ਰਚਨਾ ਨੂੰ ਆਹਮੋ- 
ਸਾਹਮਣੇਰੱਖ ਕੇ ਵੇਖਣ ਤੋਂ ਵੀ ਦੋਹਾਂ ਦਾ ਫ਼ਰਕ ਅਨਪੜ੍ਹ ਤੋਂ ਅਨਪੜ੍ਹ ਆਦਮੀ ਦੀ ਵੀ ਸਮਝੇ ਪੈ ਜਾਂਦਾ ਹੈ। ਦੋਹਾਂਰਚਨਾਵਾਂ ਦਾ 
ਕਾਗਜ਼, ਸਿਆਹੀ, ਲਿਖਤ ਤੇ ਕਲਮ ਇਕ ਦੂਜੇ ਨਾਲ ਉੱਕਾ ਹੀ ਨਹੀਂ ਮਿਲਦੀ। ੧੧. ਇਸ ਆਖੇਪ ਰਚਨਾ ਵਿੱਚ ਕਵੀ ਜੀ ਦੀ 
ਆਪਣੀਰਚਿਤ ਕਵਿਤਾ ਵਰਗਾ ਜ਼ੋਰ ਨਹੀਂ ਤੇ ਨਾ ਹੀ ਤਸ਼ਬੀਹਾਂ ਸੁੰਦਰ ਹਨ। ਰਵਾਨੀ ਵਿੱਚ ਸਰਲਤਾ ਨਹੀਂ, ਵਜ਼ਨ ਵੀ ਕਈ 
ਥਾਈਂ ਪੂਰਾ ਨਹੀਂ ਉੱਤਰਦਾ, ਵਾਕਾਂ ਵਿੱਚ ਸਪੱਸ਼ਟਤਾ ਨਹੀਂ, ਭਾਵਾਂ ਵਿੱਚ ਖ਼ੂਬਸੂਰਤੀ ਨਹੀਂ। ਸੂਝਵਾਨ ਪਾਠਕ ਦੋਹਾਂਰਚਨਾਵਾਂ ਨੂੰ 
ਆਹਮੋ-ਸਾਹਮਣੇਰੱਖ ਕੇ ਪੜ੍ਹਨ ਤੋਂ ਸਹਿਜੇ ਹੀ ਅਸਲ ਤੇ ਆਖੇਪ ਰਚਨਾ ਦਾ ਫ਼ਰਕ ਜਾਣ ਲੈਣਗੇ। ਹੇਠ ਇੱਕੋ ਪੁਸੰਗ ਦੀਆਂ 
ਦੋਹਾਂ ਰਚਨਾਵਾਂ ਦੇ ਨਮੂਨੇ ਦੇ ਰਹੇ ਹਾਂ ਤਾਂ ਕਿ ਸੁਘੜ ਪਾਠਕ ਆਪ ਹੀ ਨਿਰਣਾ ਕਰ ਲੈਣ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 
ਦੇ ਸਚਖੰਡ ਚਲੇ ਜਾਣ ਤੋਂ ਬਾਅਦ ਸਿੰਘਾਂ ਦੀ ਬਿਹਥਲਤਾ ਦਾ ਵਰਣਨ ਹੈ ਗਿਆਨੀ ਗਿਆਨ ਸਿੰਘ ਜੀ ਦੀ ਅਸਲ ਰਚਨਾ: ਹਮ 
ਸਮ ਨ ਆਜਜ਼ ਕੋ ਗੁਨਾਹੀ ਆਪ ਸਦ ਬਖਸ਼ੰਦ ਹੈਂ। ਅਬ ਦੇਹੁ ਦਰਸ਼ਨ ਛੇਹੁ ਦੁਖ ਨਤੁ ਲੇਹੁ ਤਨ ਤੈ ਜਿੰਦ ਹੈ। ਹਮ ਸ਼ੋਕ ਸਿੰਧਹਿ 
ਜਾਤ ਬੂਡੇ ਕਢੋ ਗੁਰ ਗਹਿ ਬਾਂਹਿ ਜੀ। ਇਹੁ ਪੰਥ ਬੇੜਾ ਬਿਨ ਮਲਾਹੈਂ, ਪਾਰ ਕੈਸੇ ਪਾਹਿ ਜੀ। ਜਿਮ ਬਾਗ ਮਾਲੀ ਬਿਨਾ ਪਾਲੀ 
ਅਜਾ ਬਨ ਮੈਂ ਖੀਨ ਹ੍ੈ। ਜਿਮ ਤੀਆ ਪੀਆ ਬਿਨਾ ਦੀਆ ਧਾਮ ਤਨ ਦ੍ਰਿਗ ਹੀਨ ਹੂੈ। ਬੇਆਬ ਮਛਰੀ ਸਮ ਸ਼ਿਤਾਬ ਅਜਾਬ 
ਸਿੱਖਨਿ ਨਿਹਾਰ ਕੈ। ਬਹੁ ਧੀਰ ਦੀਨੋ ਦਯਾ ਸਿੰਘ ਉਪਦੇਸ਼ ਨੀਕ ਉਚਾਰ ਕੈ। (ਅੰਮ੍ਰਿਤਸਰ ਐਡੀਸ਼ਨ ਪੰਨਾ ੨੮੬) ਉਸੇ ਸਮੇਂ 
ਹੀ ਆਖੇਪਕਾਰ ਦੀ ਕਵਿਤਾ ਅੱਗੇ ਪੜ੍ਹੋ: ਸੈਜਾ - ਕੌਨ ਸੀ ਚੂਕ ਭਈ ਹਮ ਤੇ ਈਹਾ ਛ਼ਾਡ ਅਭੀ ਪੁਲੋਕ ਚਿਤਾਰਿਓ। ਰੋਇ ਸਭੀ 
ਪਛਤਾਵਤ ਹੈ' ਕਹੈ ਹੇ ਗੁਰਦੇਵ ਕੀ ਚਿੱਤ ਬਿਚਾਰਿਓ। ਦੀਜਿਏ ਦਰਸ਼ਨ ਸੰਗ ਚਲੇ ਹਮ ਨੈਨ ਦੀਸਤ ਰੂਪ ਤਿਹਾਰਿਓ। ਨਾਥ 
ਬਿਨਾ ਹੈਂ ਅਨਾਥ ਸਭੀ ਜਨ ਕੀਜੋ ਸਨਾਥ ਯੇ ਦਾਸ ਨਿਹਾਰਿਓ। ਕੌਨ ਕੀ ਓਟ ਰਹੇ ਸਭ ਸੰਗਤ ਕੌਨ ਪੈ ਜਾਇ ਕੈ ਅਰਜ਼ 
ਗੁਜਾਰੇ। ਕੌਨ ਸੁਨੈ ਇਨ ਦੀਨਨ ਕੀ ਪ੍ਰਭੂ ਕੌਨ ਕਰੈ ਇਨ ਕਾਰਜ ਸਾਰੇ। ਜਿਓ ਜਲ ਹੀਨ ਸੁ ਮੀਨ ਦਸਾ ਤਿਮ ਸੰਗਤ ਹੈ ਬਿਨ 
ਦਰਸ ਤਿਹਾਰੇ। ਰਾਖੀਏ ਲਾਜ ਐ ਸਾਜ ਸਭੀ ਮਮ ਆਸ ਹੈ ਸਤਿਗੁਰੂ ਦਰਬਾਰੇ। (ਪੰਨਾ ੮੫੮ ਲਾਹੌਰ ਐਡੀਸ਼ਨ ਪੂਰਬਾਰਧ) 
ਉਪ੍ਰੋਕਤ ਦਲੀਲਾਂ ਤੋਂ ਸਿੱਧ ਹੋ ਗਿਆ ਹੈ ਕਿ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ ਪੂਰਬਾਰਧ ਦੀ ੭੭੩ ਪੰਨੇ ਤੋਂ ੮੬੦ ਪੰਨੇ ਤੱਕ 
ਦੀ ਰਚਨਾ ਕਵੀ ਕ੍ਰਿਤ ਨਹੀਂ ਹੈ ਸਗੋਂ ਆਖੇਪਕਾਰ ਦੀ ਰਚਨਾ ਹੈ। ਆਖੇਪ ਹੋਣ ਦੇ ਕਾਰਨ ਹੁਣ ਇਸ ਆਖੇਪ ਰਚਨਾ ਦੇ ਆਖੇਪ 
ਹੋਣ ਦੇ ਕਾਰਨਾਂ ਨੂੰ ਲੱਭਦਿਆਂ ਸਾਨੂੰ ਦੋ ਅਜਿਹੀਆਂ ਲਿਖਤਾਂ ਮਿਲ ਗਈਆਂ ਹਨ ਜਿਨ੍ਹਾਂ ਤੋਂ ਪਾਠਕਾਂ ਨੂੰ ਸਪੱਸ਼ਟ ਹੋ ਜਾਵੇਗਾ ਕਿ 
ਨੀਕ ਹੀ ਇਹ ਰਚਨਾ ਗਿਆਨੀ ਜੀ ਕ੍ਰਿਤ ਨਹੀਂ ਸਗੋਂ ਆਖੇਪ ਹੈ ਤੇ ਆਖੇਪਕਾਰ ਕੌਣ ਹੈ। ਪਹਿਲੀ ਲਿਖਤ ਹੈ ਗਿਆਨੀ 
ਗਿਆਨ ਸਿੰਘ ਜੀ ਵੱਲੋਂ ਅੰਮ੍ਰਿਤਸਰ ਐਡੀਸ਼ਨ ਦੇ ਅੰਤ ਵਿੱਚ ਦਿੱਤਾ ਹੋਇਆ ਇਕ ਇਸ਼ਤਿਹਾਰ ਤੇ ਦੂਜੀ ਲਿਖਤ ਹੈ ਚਾਰ 
ਸਫ਼ਿਆਂ ਤੇ ਨਿਰਭਰ ਆਖੇਪਕਾਰ ਦਾ ਆਪਣੀ ਰਚਨਾ ਦਾ ਲਿਖਿਆ ਹੋਇਆ 'ਸੂਚੀ ਪੱਤ੍ਰ' ਜੋ ਲਾਹੌਰ ਐਡੀਸ਼ਨ ਦੇ ਵਿਚਕਾਰ ਜਾਂ 
ਕਈ ਪੋਥੀਆਂ ਵਿੱਚ ਅੰਤ 'ਤੇ ਲੱਗਾ ਹੋਇਆ ਹੈ। ਪਹਿਲਾਂ ਅਸੀਂ ਗਿਆਨੀ ਜੀ ਵੱਲੋਂ ਦਿੱਤੇ ਇਸ਼ਤਿਹਾਰ ਦੀ ਹੂਬਹੂ ਨਕਲ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1613 


ਛਾਪਰਹੇ ਹਾਂ। ਇਸ਼ਤਿਹਾਰ ਗੂਰੰਥ ਕਰਤਾ ਦੀ ਤਰਫ਼ ਸੈਂ ਸਰਬ ਗੁਰੂ ਕੇ ਪਿਯਾਰਿਉਂ ਕੋ ਪੁਗਟ ਹੋ ਕਿ ਪਹਿਲੇ ਭੀ ਮੈਂ ਨੇ ਇਹ 
ਪੁਸਤਕ ਦਿੱਲੀ ਮੇਂ ਛੁਪਵਾਯਾ ਥਾ ਮਗਰ ਉਸ ਵਕਤ ਬਹੁਤ ਕਥਾ ਬਿਨਾਂ ਪ੍ਰਾਪਤੀ ਕੇ ਰਹਿ ਗਈ ਥੀਂ ਫਿਰ ਹਮ ਕੋ ਬਹੁਤ ਪੇੇਮੀਓਂ 
ਨੇ ਯਿਹ ਕਹਾ ਕਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਔਰ ਸੂਰਜ ਪ੍ਰਕਾਸ਼ ਔਰ ਗੁਰ ਬਿਲਾਸ ਆਦਿ ਬਹੁਤ ਬੜੇ ਬੜੇ ਗੁੰਥ ਹੈਂ ਔਰ ਬਹੁਤ 
ਬਿਸਤਾਰ ਪੂਰਬਕ ਹੈਂ ਸੋ ਹਮ ਕੋ ਇਤਨੀ ਫੁਰਸਤ ਨਹੀਂ ਹੋਤੀ। ਜੇ ਕਰ ਆਪ ਕਿਰਪਾ ਕਰੋ ਤਾਂ ਇਹਨਾਂ ਗੂੰਥਾਂ ਨੂੰ ਸੰਛੇਪ ਕਰ ਕੇ 
ਛਪਾਓ ਤਾਂ ਅਸੀਂ ਲੋਕ ਗੁਰੂਆਂ ਦੇ ਜੀਵਨ ਚਰਿੱਤਰ ਪੜ੍ਹ ਕਰ ਲਾਭ ਉਠਾਈਏ। ਤਦ ਮੈਂ ਨੇ ਦੀਵਾਨ ਬੂਟਾ ਸਿੰਘ ਲਾਹੌਰ ਦੇ ਕਹਨ 
ਪਰ ਉਸੇ ਤਰ੍ਹਾਂ ਸੰਛੇਪ ਕਰਨਾ ਸ਼ੁਰੂ ਕੀਤਾ ਔਰ ਦੀਵਾਨ ਬੂਟਾ ਸਿੰਘ ਛਪਵਾਨੇ ਲਗਾ ਜਿਸ ਕਾ ਨਾਮ ਹਮ ਨੇ ਸੰਛੇਪ ਸੂਰਜ 
ਪੁਕਾਸ਼ਰਖਨਾ ਥਾ ਮਗਰ ਅਫ਼ਸੋਸ ਕਿ ਦੀਵਾਨ ਬੂਟਾ ਸਿੰਘ ਨੇ ਵੋਹ ਪੂਰਾ ਨ ਹੋਨੇ ਦੀਆ ਵਜਾ ਇਸ ਕੀ ਰਮ ਕੋ ਯਿਹ ਮਾਲੂਮ 
ਹੋਤੀ ਹੈ ਕਿ ਕੁਛ ਅਰਸੇ ਸੇ ਹਮਾਰੇ ਨੇਤ੍ਹ ਦੁਖਣੇ ਆ ਗਏ ਔਰ ਬਹੁਤ ਮੁੱਦਤ ਕਿਛ ਲਿਖਾ ਪੜ੍ਹਾ ਨਹੀਂ ਥਾ ਇਨਹੀਂ ਦਿਨੋਂ ਮੇ 
ਭਾਈ ਕਾਕਾ ਸਿੰਘ ਨੇ ਦਿੱਲੀ ਕੇ ਛਪੇ ਹੋਏ ਸੇ ਨਕਲ ਕਰ ਕੇ ਛਾਪਨਾ ਸ਼ੁਰੂ ਕਰ ਦੀਆ ਔਰ ਛਾਪਨੇ ਦਾ ਇਖਤਿਆਰ ਹਾਸਲ ਕਰ 
ਲੀਆ ਜਬ ਦੀਵਾਨ ਨੇ ਯਿਹ ਸੁਨਾ ਕਿ ਅੰਮ੍ਰਿਤਸਰ ਮੇਂ ਔਰ ਪੰਥ ਪ੍ਰਕਾਸ਼ ਛਪਰਹਾ ਹੈ ਤਬ ਆਪਨੇ ਸੰਛੇਪ ਸੂਰਜ ਪ੍ਰਕਾਸ਼ ਕੋ ਵਹਾਂ 
ਕਾ ਵਹਾਂ ਹੀ ਜਿਤਨਾ ਛਪ ਚੁਕਾ ਥਾ ਬੰਦ ਕਰ ਦੀਆ ਔਰ ਜਿਲਦ ਕੀ ਤਰਹ ਕਰ ਕੇ ਪੰਥ ਪ੍ਰਕਾਸ਼ ਕੇ ਨਾਮ ਸੇ ਬੇਚਨਾ ਸ਼ੁਰੂ ਕਰ 
ਦੀਆ ਔਰ ਉਸ ਮੇਂ ਬਹੁਤ ਕਥਾ ਪ੍ਰਸੰਗਰਹਿ ਗਏ ਹੈਂ ਔਰ ਸ੍ਰੀ ਗੁਰੂ ਦਸਮ ਪਾਤਸ਼ਾਹੀ ਜੀ ਕੀ ਕਥਾ ਉਸ ਮੈਂ ਹੁਸੈਨੀ ਕੇ ਪੂਰੇ ਜੰਗ 
ਤਕ ਭੀ ਨਹੀਂ ਦੇਖਣੇ ਵਾਲੇ ਖੁਦ ਦੇਖ ਲੇਂਗੇ। ਫਿਰ ਜਬ ਹਮ ਨੇ ਉਸ ਕੋ ਬਿਕਤਾ ਦੇਖਾ ਤੋ ਜੋ ਕਥਾ ਹਮ ਨੇ ਉਸ ਕੇ ਵਾਸਤੇ 
ਬਨਾਈ ਥੀ ਵੋਹ ਭਾਈ ਕਾਕਾ ਸਿੰਘ ਕੋ ਦੇ ਦਈ ਔਰ ਛਾਪਨੇ ਕਾ ਇਖਤਿਆਰ ਦੇ ਦੀਆ ਸੋ ਭਾਈ ਕਾਕਾ ਸਿੰਘ ਨੇ ਇਸ ਗ੍ਰੰਥ ਮੇਂ 
ਵੋਹ ਸਭ ਕਥਾ ਛਾਪ ਦਈ ਹੈਂ ਔਰ ਬਹੁਤ ਸੁਧਾਈ ਕੀਤੀ ਗਈ ਹੈ ਦੀਵਾਨ ਵਾਲੇ ਔਰ ਇਸ ਮੇਂ ਇਤਨਾ ਫ਼ਰਕ ਹੈਂ ਕਿ ਇਸ ਮੇਂ 
੩੦-੨੧ ਕਥਾ ਜ਼ਿਆਦਾ ਹੈਂ ਉਸ ਮੇ ਕਮ ਹੈਂ। ਮੈਂ ਇਹ ਹਾਲ ਇਸ ਵਾਸਤੇ ਪ੍ਰਗਟ ਕੀਤਾ ਹੈ ਕਿ ਪੜ੍ਹਨੇ ਵਾਲੇ ਉਸ ਗ੍ਰੰਥ ਕੇ, ਜੋ 
ਲਾਹੌਰ ਮੇਂ ਛਪਾ ਹੈ ਮੁਝ ਕੋ ਨਾਹੱਕ ਦੋਸ਼ ਨ ਦੇਂ, ਨਹੀਂ ਤਾਂ ਕਿਸੇ ਦੇ ਗੁਣ ਅਉਗਣ ਦਿਖਾਵਣ ਦੀ ਕੋਈ ਲੋੜ ਨਹੀਂ ਸੀ। ਹਾੜ ੧ 
ਸੰਮਤ ੧੯੪੬-ਸਾਲ ਨਾਨਕ ਸਾਹੀ ੪੨੦ ਦਸਤਖਤ ਗਿਆਨ ਸਿੰਘ ਗਿਆਨੀ ਬਨਾਵਨ ਵਾਲਾ ਪੰਥ ਪੁਕਾਸ਼ ਦਾ।" 
ਉਪਰੋਕਤ ਇਸ਼ਤਿਹਾਰ ਤੋਂ ਸਪੱਸ਼ਟ ਹੈ ਕਿ ਕਵੀ ਜੀ ਦੀ ਆਪਣੀ ਰਚਨਾ ਹੁਸੈਨੀ ਦੇ ਜੰਗ ਦੇ ਵਿਚਕਾਰ ਤੱਕ ਹੀ ਹੈ ਜੋ ਠੀਕ 
੭੭੨ ਸਫ਼ੇ ਤੱਕ ਦੀ ਰਚਨਾ ਹੈ। ਹੁਸੈਨੀ ਦਾ ਜੰਗ ੭੭੬ ਸਫ਼ੇ 'ਤੇ ਸਮਾਪਤ ਹੁੰਦਾ ਹੈ। ਇਹ ਬਾਕੀ ੪ ਸਫ਼ੇ ਆਖੇਪਕਾਰ 
ਦੀ ਕਵਿਤਾ ਹੈ ਜੋ ਛਾਪੇ ਤੋਂ ਸਪੱਸ਼ਟ ਹੈ ਤੇ ਪੜ੍ਹਨ ਨਾਲ ਵੀ ਸਹਜੇ ਹੀ ਪਤਾ ਲੱਗ ਜਾਂਦਾ ਹੈ। ਭਾਵ ਇਹ ਕਿ ਕਵੀ ਜੀ 
ਹੁਸੈਨੀ ਜੰਗ ਪੂਰਾ ਨਹੀਂ ਕਰ ਸਕੇ। ਅੱਗੋਂ ਦੀ ਬਾਕੀ ਸਾਰੀ ਕਵਿਤਾ ਆਖੇਪਕਾਰ ਦੀ ਹੈ ਤੇ ਆਖੇਪਕਾਰ ਵੀ ਖੁਦ ਮੰਨਦਾ 
ਹੈ ਕਿ ਮੈਂ ਇਹ ਰਚਨਾ ਦੀਵਾਨ ਬੂਟਾ ਸਿੰਘ ਤੇ ਗਿਆਨੀ ਗਿਆਨ ਸਿੰਘ ਜੀ ਦੀ ਆਗਿਆ ਨਾਲਰਦੀ ਹੈ। ਉਸ ਨੇ 
ਆਪਣੀ ਇਸ ਆਖੇਪ ਰਚਨਾ ਦਾ ਇਕ ਸੂਚੀ ਪੱਤਰ ਲਿਖਿਆ ਹੈ ਜੋ ੪ ਸਫ਼ਿਆਂ 'ਤੇ ਨਿਰਭਰ ਹੈ। ਉਹ ਉੱਤ੍ਰਾਰਧ ਦੇ 
ਅਰੰਭ ਤੇ ਪੂਰਬਾਰਧ ਦੀ ਸਮਾਪਤੀ ਦੇ ਵਿਚਕਾਰ ਦਿੱਤੇ ਹਨ। ਇਹ ਚਾਰ ਸਫ਼ੇ ਕਈ ਜਿਲਦਾਂ ਵਿੱਚ ਅਰੰਭ ਵਿੱਚ ਤੇ 
ਕਈਆਂ ਵਿੱਚ ਅੰਤ ਵਿੱਚ ਵੀ ਲੱਗੇ ਹੋਏ ਹਨ। ਉਸ ਆਖੇਪਕਾਰ ਤੋਂ ਦੀਵਾਨ ਬੂਟਾ ਸਿੰਘ ਨੇ ਇਹ ਰਚਨਾ ਇਵਜ਼ਾਨਾ ਦੇ 
ਕੇ ਲਿਖਵਾਈ ਹੈ, ਜਿਸ ਨੂੰ ਆਖੇਪਕਾਰ ਵੀ ਮੰਨਦਾ ਹੈ। ਇਹ ਵੀ ਦੱਸਦਾ ਹੈ ਕਿ ਮੈਂ ਗਿਆਨੀ ਜੀ ਤੋਂ ਵੀ ਦੋ ਵਾਰ 
ਆਗਿਆ ਲੈ ਲਈ ਹੈ। ਹੋ ਸਕਦਾ ਹੈ ਕਿ ਗਿਆਨੀ ਜੀ ਦੀ ਆਗਿਆ ਦੀ ਗੱਲ ਗ਼ਲਤ ਹੀ ਹੋਵੇ। ਉਸ ਸੂਚੀ ਪੱਤ੍ਰ ਦੇ 
ਜ਼ਰੂਰੀ ਹਿੱਸੇ ਹੇਠ ਦਿੱਤੇ ਜਾਂਦੇ ਹਨ ਜਿਨ੍ਹਾਂ ਤੋਂ ਵਧੇਰੇ ਸਪੱਸ਼ਟ ਹੋ ਜਾਵੇਗਾ ਕਿ ਇਹ ਰਚਨਾ ਕਵਿ ਕ੍ਰਿਤ ਨਹੀਂ ਸਗੋਂ ਕਿਸੇ 
ਆਖੇਪਕਾਰ ਦੀ ਕ੍ਰਿਤ ਹੈ। 
੧ਉ' ਸਤਿਗੁਰ ਪੁਸਾਦਿ॥ 
ਅਬ ਪੰਥ ਪ੍ਰਕਾਸ਼ ਕੋ ਪ੍ਰਸੰਗ ਜੋ ਬਾਕੀ ਰਹਿ ਗਿਆ ਹੈ। ਆਗਿਆ ਅਨੁਸਾਰ ਸੰਤ ਗਿਆਨ ਸਿੰਘ ਜੀ ਕੀ 
ਔਰ ਦੀਵਾਨ ਬੂਟਾ ਸਿੰਘ ਜੀ ਦੀ ਰਚਨਾ ਹੈ- 
ਸ੍ਰੈਯਾ: ਸੋ ਗੁਰ ਪੰਥ ਪ੍ਰਕਾਸ਼ਰਚਯੋ ਕਵਿ ਗਯਾਨ ਮ੍ਰਿਗੰਦ ਅਨੰਦ ਕੇ ਗੇਹ... ਪੰਥ ਪ੍ਰਕਾਸ਼ ਕੀ ਬੀੜ ਬੰਧੀ, ਪੁਨ ਛੋਰ ਕੈ ਗਯਾਨੀ 
ਜੂ ਔਰ ਬਢਾਈ। ਔਰ ਜਿਤੇ ਗੁਰ ਕੇ ਮਤ ਹੈਂ, ਸਭ ਹੀ ਮਥ ਕੇ ਤਿਨ ਮਧ ਲਿਖਾਈ। ਪੂਰਨ ਗ੍ਰੰਥ ਮੇਂ ਦੇਰ ਲਗੀ, ਕਛ ਨੈਨਨ 
ਕੀਰੁਜ ਦੀਨ ਦਿਖਾਈ। ਸ਼ੈਹਰ ਲਾਹੌਰ ਮੈਂ ਸੰਤਨ ਜੂ, ਬੁਲਵਾਇ ਹਮੈ ਇਹ ਬਾਤ ਅਲਾਈ ॥੩॥ 'ਪੰਥ ਪ੍ਰਕਾਸ਼ ਗੁਰੂ' ਜਿਮ 
ਕੀਨਾ। ਤਿਸ ਕੋ ਪੜ੍ਹ ਕਰ ਅਤਿ ਮਨ ਭੀਨਾ। ਤਾਸ ਛਪਾਵਨ ਮਨਸਾ ਭਈ। ਸੰਤ ਗਿਆਨ ਸਿੰਘ ਆਗਯਾ ਦਈ। ਸਦਨ ਦੁਵਾਨ 





1614 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੇ ਬੈਠੇ ਅੰਦਰ। ਸੰਤ ਗਿਆਨੀ ਗੁਨ ਕੇ ਮੰਦਰ। ਆਗਿਆ ਦੀਨੀ ਹਮੈ ਬੁਲਾਈ। ਰਚੋ ਕਥਾ ਜੋ ਊਨ ਰਹਾਈ। ਗ੍ਰੰਥ ਸੰਪੂਰਨ ਤੁਮ 
ਕਰ ਦੀਜੈ। ਜਥਾ ਸ਼ਕਤ ਭੇਟਾ ਭੀ ਲੀਜੈ। ਪੁਨ ਦੁਵਾਨ ਜੂ ਆਗਿਆ ਦੀਨੀ। ਕਰੋ ਸੰਪੂਰਨ ਗੁਰਮਚਿ ਚੀਨੀ। ... ਤਾ ਮੈਂ ਤੁਮੈਂ 
ਲਾਭ ਭੀ ਹੋਈ। ... ਪੂਰਨ ਕਰੋ ਮੈਂ ਮੁਦ੍ਰਤ ਕਰ ਹੋਂ। ਗੁਰਸਿਖ ਜਾਨ ਆਪ ਕੋਰਰ ਹੋਂ ॥੬॥ ਕਛੁਕ ਕਾਲ ਇਹ ਭਾਂਤ 
ਬਿਤਾਇਯੋ। ਨ ਕਛਰਚਾ ਨ ਆਪ ਲਿਖਾਇਯੋ। ਬਹੁਰ ਸਨਾਨ ਕਰਨ ਚਿੱਤ ਠਇਯੋ। ਸੁਧਾ ਸਰੋਵਰ ਹਮ ਚਲ ਗਇਯੋ। ਤਹਾਂ 
ਭੇਟ ਸੰਤਨ ਕੀ ਭਈ। ਗੂੰਥ ਸੰਪੂਰਨ ਆਗਿਆ ਦਈ। ਤਬ ਸੰਤਨ ਕੋ ਹਮ ਨੇ ਭਾਖੀ। ਨਾਮ ਧਰੇ ਕਵਿ ਤਾ ਕਾ ਸਾਖੀ ॥੬॥ ਤਬ 
ਗਿਆਨੀ ਜੂ ਸ੍ਰੀ ਮੁਖ ਕਹਿਯੋ। ਜਸ ਚਾਹੋ ਤਸ ਹੀ ਲਖ ਲਹਿਯੋ। ਜਥਾ ਬੁਧ ਹਮ ਕੋ ਗੁਰ ਦੀਨੀ। ਗ੍ਰੰਥਰਚਨ ਕੀ ਮਨਸਾ ਕੀਨੀ 
॥੭॥ (ਦੋਹਰਾ = ਆਗਿਆ ਦੂਸਰ ਬਾਰ ਜਬ, ਸੰਤਨ ਦੀਨੀ ਮੋਹਿ। ਤਬ ਹਮ ਨਿਜ ਮਤ ਕੋ ਲੀਏ, ਰਚਾ ਕਛੁਕ ਮਨ ਜੋਹਿ 
॥੮॥ ਰਹੀ ਕਥਾ ਅਧ ਬੀਚ ਹੁਸੈਨੀ। ਜੰਗ ਪੁਸੰਗ ਰਚਾ ਚਿੱਤ ਚੈਨੀ। 

ਉਪਰੋਕਤ ਲਿਖਤ ਜੋ ਆਖੇਪਕਾਰ ਦੀ ਆਪਣੀ ਲਿਖੀ ਹੋਈ ਹੈ, ਤੋਂ ਸਪੱਸ਼ਟ ਹੈ ਕਿ ਜਿਹੜਾ ਹੁਸੈਨੀ ਦੇ ਜੰਗ ਦਾ ਪੁਸੰਗ 
ਗਿਆਨੀ ਜੀ ਅਧ ਵਿਚਾਲੇ ਛੱਡ ਗਏ ਸਨ ਉਹ ਆਖੇਪਕਾਰ ਨੇ ਪੂਰਾ ਕੀਤਾ ਹੈ। ਇਸ ਹੁਸੈਨੀ ਦੇ ਜੰਗ ਤੋਂ ਲੈ ਕੇ ਦਸਮ 
ਸਤਿਗੁਰਾਂ ਦੇ ਜੋਤੀ ਜੋਤੀ ਸਮਾਵਣ ਤੱਕ ਦਾ ਇਹ ਸੂਚੀ ਪੱਤਰ ਲਿਖਿਆ ਹੈ ਜੋ ਸਾਬਤ ਕਰਦਾ ਹੈ ਕਿ ਆਖੇਪਕਾਰ ਦੇ ਲਿਖੇ ਸੂਚੀ 
ਪੱਤਰ ਦੇ ਸਾਰੇ ਪ੍ਰਸੰਗ ਆਖੇਪਕਾਰ ਦੇ ਆਪਣੇ ਲਿਖੇ ਹੋਏ ਹਨ। 'ਰਚੋ ਕਥਾ ਜੋ ਉਨਰਹਾਈ' ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ 
ਰਚਨਾ ਆਖੇਪਕਾਰ ਲਿਖ ਰਿਹਾ ਹੈ। ਚਤੁਰਾਈ ਉਸ ਇਹ ਕੀਤੀ ਹੈ ਜਾਂ ਦੀਵਾਨ ਬੂਟਾ ਸਿੰਘ ਨੇ ਕਰਵਾਈ ਹੈ ਕਿ ਆਪਣਾ ਨਾਮ 
ਕਿਤੇ ਵੀ ਨਹੀਂ ਦਿੱਤਾ ਤੇ ਥਾਂ-ਥਾਂ ਤੇ ਨਾਮ ਗਿ: ਗਿਆਨ ਸਿੰਘ ਜੀ ਦਾ ਵਰਤ ਰਿਹਾ ਹੈ। ਇਸੇ ਕਰ ਕੇ ਆਮ ਪਾਠਕ ਨੂੰ ਭੁਲੇਖਾ 
ਲੱਗ ਸਕਦਾ ਹੈ ਤੇ ਹੁਣ ਤੱਕ ਲੱਗਦਾ ਰਿਹਾ ਹੈ। ਗਿਆਨੀ ਜੀ ਦਾ ਨਾਮ ਵਰਤਣ ਦੀ ਆਗਿਆ ਵੀ ਇਕ ਤਰ੍ਹਾਂ ਨਾਲ ਉਹ ਗਿ: 
ਜੀ ਤੋਂ ਲੈ ਲਈ ਸਮਝਦਾ ਹੈ, ਜਿਵੇਂ ਕਿ- ਤਬ ਸੰਤਨ ਕੋ ਹਮ ਨੇ ਭਾਖੀ। ਨਾਮ ਧਰੇ ਕਵਿ ਤਾ ਕਾ ਸਾਖੀ। ਤਬ ਗਿਆਨੀ ਜੂ ਸ੍ਰੀ 
ਮੁਖ ਕਹਿਯੋ। ਜਸ ਚਾਹੋ ਤਸ ਹੀ ਲਖ ਲਹਿਯੋ। ਤੀਜੀ ਐਡੀਸ਼ਨ ਦੇ ਅੰਤਲੇ ਇਸ਼ਤਿਹਾਰ ਵਿੱਚ ਗਿਆਨੀ ਜੀ ਲਿਖਦੇ ਹਨ ਕਿ 
'ਕੁਛ ਅਰਸੇ ਸੇ ਹਮਾਰੇ ਨੇਤ੍ਰ ਦੁਖਣੇ ਆ ਗਏ ਔਰ ਬਹੁਤ ਮੁੱਦਤ ਕਿਛ ਲਿਖਾ ਪੜ੍ਹਾ ਨਹੀਂ ਥਾ' ਤੇ ਇਹੋ ਗੱਲ ਆਖੇਪਕਾਰ ਸੂਚੀ 
ਪੱਤੂ ਵਿੱਚ ਲਿਖਦਾ ਹੈ ਕਿ: "ਪੂਰਨ ਗ੍ਰੰਥ ਮੇਂ ਦੇਰ ਲਗੀ, ਕਛ ਨੈਨਨ ਕੀਰੁਜ਼ ਦੀਨ ਦਿਖਾਈ।" ਜੇ ਇਹ ਗੱਲ ਮੰਨ ਵੀ ਲਈਏ ਕਿ 
ਨੇਤ੍ਰਾਂ ਦੀ ਬੀਮਾਰੀ ਦੇ ਕਾਰਨ ਕਵੀ ਜੀ ਕੁਝ ਸਮਾਂ ਕੁਝ ਲਿਖ ਪੜ੍ਹ ਨਹੀਂ ਸਕੇ ਤਾਂ ਇਸ ਦਾ ਇਹ ਮਤਲਬ ਕਿਵੇਂ ਹੋ ਸਕਦਾ ਹੈ ਕਿ 
ਕਵੀ ਜੀ ਨੇ ਆਪਣੀ ਸੁੰਦਰ ਕਾਵਿ ਰਚਨਾ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਕਿਸੇ ਦੂਜੇ ਕਵੀ ਨੂੰ ਇਹ ਆਗਿਆ ਦੇ ਦਿੱਤੀ ਹੋਵੇ 
ਕਿ 'ਰਚੋ ਕਥਾ ਜੋ ਉਨਰਹਾਈ' ਅਤੇ ਨਾਮ ਪਾਉਣ ਬਾਰੇ ਵੀ ਉਸ ਦੀ ਮਰਜ਼ੀ 'ਤੇ ਛੱਡ ਦਿੱਤਾ ਹੋਵੇ। ਕੋਈ ਵੀ ਲੇਖਕ ਜਾਂ ਕਵੀ 
ਐਸਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਐਸਾ ਕਰਦਾ ਹੈ। ਕੇਵਲ ਪਾਠਕਾਂ ਦੇ ਦਿਲਾਂ ਨੂੰ ਧਰਵਾਸ ਦੇਣ ਲਈ ਐਸਾ ਲਿਖ ਦਿੱਤਾ 
ਗਿਆ ਹੈ। ਉੱਜ ਇਸ ਗੱਲ ਵਿੱਚ ਸਚਾਈ ਉੱਕਾ ਹੀ ਨਹੀਂ। ਜੇ ਆਗਿਆ ਨਾਲ ਲਿਖਿਆ ਹੁੰਦਾ ਤਾਂ ਆਖੇਪਕਾਰ ਨੂੰ ਆਪਣਾ ਨਾਂ 
ਦੱਸਣ ਵਿੱਚ ਕੀ ਝਿਜਕ ਸੀ ਤੇ ਨਾਲੇ ਸ਼ੈਲੀ ਤਾਂ ਉਹੋ ਹੁੰਦੀ ਜੋ ਕਵੀ ਜੀ ਨੇ ਮੁੱਢੋਂ ਸ਼ੁਰੂ ਕੀਤੀ ਹੋਈ ਸੀ। ਛੰਦਾਂ ਤੇ ਬਿਸਰਾਮਾਂ ਦੇ 
ਨੰਬਰ ਨਾ ਲਾਉਣੇ ਤੇ ਪਿੱਛੇ ਕਹੇ ਸਾਰੇ ਕਾਰਨਾਂ ਨੂੰ ਸਾਹਮਣੇਰੱਖ ਕੇ ਵਿਚਾਰ ਕਰਨ ਤੋਂ ਸਾਫ਼ ਸਿੱਧ ਹੋ ਜਾਂਦਾ ਹੈ ਕਿ ਦੀਵਾਨ ਬੂਟਾ 
ਸਿੰਘ ਨਾਲ ਕਿਸੇ ਗੱਲੋਂ ਕਵੀ ਜੀ ਦੀ ਅਣਬਣ ਹੋ ਜਾਣ ਦੇ ਕਾਰਨ ਦੀਵਾਨ ਨੇ ਛੇਤੀ ਪੰਥ ਪ੍ਰਕਾਸ਼ ਨੂੰ ਬਜ਼ਾਰ ਵਿੱਚ ਲਿਆ ਕੇ ਨਫ਼ਾ 
ਕਮਾਣ ਦੇ ਖਿਆਲ ਨਾਲ ਕਿਸੇ ਵਪਾਰੀ ਕਵੀ ਨੂੰ ਇਵਜ਼ਾਨਾ ਦੇ ਕੇ ਕਵਿਤਾ ਲਿਖਵਾ ਕੇ ਖੱਪਾ ਪੂਰਾ ਕਰ ਲਿਆ ਹੈ ਕਿਉਂਕਿ 
ਇਸ ਗ੍ਰੰਥ ਦੇ ਪੂਰਾ ਨ ਹੋਣ ਦਾ ਜ਼ਿੰਮੇਵਾਰ ਕਵੀ ਜੀ ਇਸ਼ਤਿਹਾਰ ਵਿੱਚ ਦੀਵਾਨ ਬੂਟਾ ਸਿੰਘ ਨੂੰ ਠਹਿਰਾਉਂਦੇ ਹਨ, ਜਿਹਾ ਕਿ 
'ਮਗਰ ਅਫਸੋਸ ਕਿ ਦੀਵਾਨ ਬੂਟਾ ਸਿੰਘ ਨੇ ਵੋਹ ਪੂਰਾ ਨ ਹੋਨੇ ਦੀਆ। ' ਕਵੀ ਜੀ ਦੀ ਇਸ ਲਿਖਤ ਦੇ ਹੁੰਦਿਆਂ ਕੋਈ 
ਸਮਝਦਾਰ ਪਾਠਕ ਕਿਵੇਂ ਮੰਨ ਸਕਦਾ ਹੈ ਕਿ ਗਿ: ਜੀ ਨੇ ਬਾਕੀਰਹਿੰਦਾ ਹਿੱਸਾ ਪੂਰਾ ਕਰਨ ਦੀ ਆਗਿਆ ਕਿਸੇ ਹੋਰ ਕਵੀ ਨੂੰ ਦੇ 
ਦਿੱਤੀ ਹੋਵੇ। ਤੀਜੀ ਐਡੀਸ਼ਨ ਦੇ ਅੰਤ ਵਿੱਚ ਦਿੱਤੇ ਇਸ਼ਤਿਹਾਰ ਵਿੱਚ ਕਿਸੇ ਦੂਜੇ ਕਵੀ ਨੂੰ ਬਾਕੀਰਹਿੰਦਾ ਹਿੱਸਾ ਪੂਰਾ ਕਰਨ ਦੀ 
ਆਗਿਆ ਦੇਣ ਦਾ ਕੋਈ ਜ਼ਿਕਰ ਨਹੀਂ ਜਿਸ ਤੋਂ ਆਖੇਪਕਾਰ ਦੀ ਆਗਿਆ ਲੈਣ ਦੀ ਕਹਾਣੀ ਮਨਘੜਤ ਸਿੱਧ ਹੋ ਜਾਂਦੀ ਹੈ। 
ਤੀਜੀ ਐਡੀਸ਼ਨ ਦੇ ਅੰਤਲੇ ਇਸ਼ਤਿਹਾਰ ਤੇ ਇਸ ਦੂਜੀ ਐਡੀਸ਼ਨ ਦੇ ਇਸ ਸੂਚੀ ਪੱਤਰ ਦੇ ਇਹਨਾਂ ਚਹੁੰ ਸਫ਼ਿਆਂ ਨੂੰ ਪੜ੍ਹ ਕੇ ਹੋਰ 
ਸੂਝਵਾਨ ਪਾਠਕ ਦੀ ਆਤਮਾ ਇਹ ਮੰਨਣ ਲਈ ਮਜਬੂਰ ਹੋਵੇਗੀ ਕਿ ੭੭੩ ਪੰਨੇ ਤੋਂ ੮੬੦ ਪੰਨੇ ਤੱਕ ਦੇ ੮੮ ਸਫ਼ਿਆਂ ਦੀ 
ਇਹ ਕਾਵਿ ਰਚਨਾ ਆਖੇਪ ਹੈ, ਕਵਿ ਕ੍ਰਿਤ ਨਹੀਂ। ਆਖੇਪ ਕਰਵਾਣ ਵਾਲੇ ਹਨ ਦੀਵਾਨ ਬੂਟਾ ਸਿੰਘ ਲਾਹੌਰ ਵਾਲੇ ਤੇ 
ਆਖੇਪਕਾਰ ਹੈ ਇਕ ਵਪਾਰੀ ਕਵੀ ਘਸੀਟਾ ਸਿੰਘ ਕਵੀਸ਼ਰ ਲਾਹੌਰ ਜਿਸ ਦਾ ਉਲੇਖ ਲਾਹੌਰ ਐਡੀਸ਼ਨ ਛਾਪਾ ਪੱਥਰ ਦੇ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1615 


ਟਾਈਟਲ ਪੰਨੇ 'ਤੇ ਕੀਤਾ ਹੋਇਆ ਹੈ। ਜਦ ਅਸਾਂ ਇਹ ਲੇਖ ਪਹਿਲੀ ਵਾਰ ਗੁਰਮਤਿ ਪੁਕਾਸ਼ ਦੇ ਦਸੰਬਰ ੧੯੬੫ ਦੇ ਰਸਾਲੇ 
ਟਾਈਟਲ ਪੰਨਾ ਸਾਨੂੰ ਨਹੀਂ ਮਿਲਿਆ। ਜਿਹੜੀ ਪੋਥੀ ਬਾਦ ਵਿੱਚ ਸਾਨੂੰ ਮਿਲੀ ਉਸ ਦੇ ਟਾਈਟਲ ਪੰਨੇ 'ਤੇ ਲਿਖਿਆ ਹੋਇਆ ਹੈ 
ਕਿ 'ਭਾਈ ਗਯਾਨ ਸਿੰਘ ਸੰਤ ਕੀ ਕ੍ਰਿਤ ਸਾਰੀ ਤੇ ਕੁਛ ਕਾਪੀ ਨਵੀਨਰਚੀ ਭਾਈ ਘਸੀਟਾ ਸਿੰਘ ਕਵੀਸ਼ਰ ਲਾਹੌਰ'। ਜਿਸ ਨੇ 
ਇਵਜ਼ਾਨਾ ਲੈ ਕੇ ਇਹ ਸਸਤੀ ਕਾਵਿ ਰਚਨਾ ਕੀਤੀ ਹੈ ਤੇ ਨਾਮ ਗਿ: ਗਿਆਨ ਸਿੰਘ ਜੀ ਦਾ ਹੀ ਵਰਤੀ ਗਿਆ ਹੈ ਤਾਂ ਕਿ ਆਮ 
ਪਾਠਕ ਸਮਝ ਨ ਸਕਣ। ਦੋਹਾਂ ਦਾ ਮਨੋਰਥ ਕੋਈ ਪੰਥਕ ਭਲਾਈ ਜਾਂ ਪਰਉਪਕਾਰ ਨਹੀਂ ਸੀ ਸਗੋਂ ਮਾਇਆ ਕਮਾਉਣੀ ਤੇ 
ਸੁਆਰਥ ਸਿੱਧੀ ਹੀ ਸੀ। 





1616 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੦. (ਦੁਰਗਾ ਪਰਗਟ ਕਰਨੀ) 


“ਕਬਿੱਤ: 


“ਲਾਹੌਰ ਐਡੀਸ਼ਨ ਛਾਪਾ ਪੱਥਰ ਵਿੱਚੋਂ ਪੂਰਬਾਰਧ ਦੇ ੭੭੬ ਪੰਨੇ ਤੱਕ ਦੀ ਰਚਨਾ ਛਾਪਣ ਤੋੱ' ਬਾਅਦ ਹੁਣ ਅਸੀਂ ਅੰਮ੍ਰਿਤਸਰ 
ਐਡੀਸ਼ਨ ਦੇ ਪੰਨਾ ੧੪੯ ਤੋਂ ਉਸ ਐਡੀਸ਼ਨ ਦੇ ੧੫ਵੇਂ ਬਿਸ੍ਹਾਮ ਦੇ ਅੰਕ ਨੰ: ੧੮ ਤੋਂ ਸ਼ੁਰੂ ਕਰਨ ਲੱਗੇ ਹਾਂ ਤੇ ਬਿਸ੍ਰਾਮ ਦੇ ਮੁੱਢ 
ਵਿੱਚ ਉਸੇ ਬਿਸ੍ਰਾਮ ਦਾ ਮੰਗਲਾਚਰਨ ਅੰਕ ਨੰ: ੧ ਛਾਪ ਰਹੇ ਹਾਂ। ਇਹ ਸਾਨੂੰ ਇਸ ਲਈ ਕਰਨਾ ਪੈ ਰਿਹਾ ਹੈ ਕਿ ਲਾਹੌਰ 
ਐਡੀਸ਼ਨ ਦੇ ਪੂਰਬਾਰਧ ਦੇ ਪੰਨਾ ੭੭੩ ਤੋਂ ੮੬੦ ਪੰਨੇ (ਭਾਵ ਪੂਰਬਾਰਧ ਦੀ ਸਮਾਪਤੀ) ਤੱਕ ਦੀ ਰਚਨਾ ਗਿਆਨੀ ਜੀ ਦੀ 
ਆਪਣੀ ਅਸਲ ਰਚਨਾ ਨਹੀਂ ਸਗੋਂ ਇਸ ਪੂਰਬਾਰਧ ਦੇ ਆਖੇਪਕਾਰ ਦੀ ਰਚਨਾ ਹੈ ਜਿਸ ਬਾਰੇ ਵਿਸਥਾਰ ਨਾਲ ਪਾਠਕ 
ਪਿਛਲਿਆਂ ਪੰਨਿਆਂ 'ਤੇ ਪੜ੍ਹ ਆਏ ਹਨ। ਇਹ ਜੋ ਰਚਨਾ ਅਸੀਂ ਛਾਪਣ ਲੱਗੇ ਹਾਂ ਇਹ ਗਿਆਨੀ ਜੀ ਦੀ ਆਪਣੀ ਅਸਲ 
ਰਚਨਾ ਹੈ। ਇਸੇ ਪੂਰਬਾਰਧ ਦੀ ਸਮਾਪਤੀ ਤੱਕ ਹੁਣ ਅੰਮ੍ਰਿਤਸਰ ਐਡੀਸ਼ਨ ਦੀ ਰਚਨਾ ਹੀ ਛਾਪਾੰਗੇ ਅਤੇ ਉੱਤ੍ਰਾਰਧ ਫਿਰ ਲਾਹੌਰ 


ਐਡੀਸ਼ਨ 'ਚੋਂ ਸ਼ੁਰੂ ਕਰਾਂਗੇ। 
ਤੀਰਥ ਰਚਾਏ ਬਹੁ ਭਾਏ ਸੂਖ ਦਾਏ, 
ਦੂਖ ਜਾਏਂ ਨ੍ਹਾਏਂ ਪਾਏਂ ਫਲ ਚਾਰ ਨਰ ਨਾਰਿ ਹੈਂ”। 


ਜੁੱਗਨ ਲੌ ਕਾਇਮ ਰਹਾਇ ਨੀਂਵ ਦਾਇਮ ਜਜਯੋਂ, 
ਗੁਰੂ ਘਰ, ਪੰਥ ਹੇਤ ਕੀਨ ਗ੍ੰਥ ਸਾਰ ਹੈ'। 


ਬ੍ਰਿਜ ਕੂਮਿ ਨਿਆਰੀ ਤੀਨ ਲੋਕ ਤੈ ਉਚਾਰੀ ਜਿਮ, 
ਅਧਿਕ ਅਲੌਕਕ ਬਿਸ਼ੋਕਕ ਦ੍ਰਾਰ ਹੈ'। 


ਬਯਾਸ ਬਪੂ ਅਰਜਨ ਦੇਵ ਜੂ ਕਲਯਾਨ ਦਾਨ, 
ਜਾਨ ਮਾਨ ਗਯਾਨ ਹਰਿ ਕਰਤ ਜੁਹਾਰ ਹੈ' ॥੧॥ 


ਸੈਯਾ: 
ਦਿਨ ਕੇਤਿਕ ਐਸ ਬਿਸੇਸ ਅਸੇਸ 
ਬਿਤੇ', ਨ ਕਲੇਸ਼ ਉਠਯੋ ਕਿਹ ਠਾਈਂ। 


ਖੇਲਤ ਨਿੱਤ ਅਖੇਰ' ਗੁਰੂ, 
ਨਿਜ ਸੰਗਤ ਕੋ ਸੁਖ ਦੇਤ ਮਹਾਂਈਂ। 


'(ਜਿਨ੍ਹਾਂ ਸਤਿਗੁਰਾਂ ਨੇ) ਬਹੁਤ ਤਰ੍ਹਾਂ ਦੇ ਸੁਖ ਦੇਣ ਵਾਲੇ 
ਤੀਰਥਰਚੇ (ਜਿਨ੍ਹਾਂ ਉਪਰ) ਇਸ਼ਨਾਨ ਕਰਨ ਨਾਲ ਦੁਖ ਚਲੇ 
ਜਾਂਦੇ ਹਨ ਤੇ ਇਸਤ੍ਰੀ ਪੁਰਸ਼ ਚਾਰੇ ਫਲ (ਧਰਮ, ਅਰਥ, 
ਕਾਮ, ਮੋਖ) ਪਾ ਲੈਂਦੇ ਹਨ। 


'ਜਿਵੇਂ ਗੁਰੂ ਘਰ ਦੀ ਨਿਉਂ ਜੁਗਾਂ ਤੱਕ ਹਮੇਸ਼ਾਂ ਕਾਇਮ ਰਹੇ 
(ਇਸੇ ਲਈ) ਪੰਥ ਵਾਸਤੇ ਸੇਸ਼ਟ ਸ੍ਰੀ ਗੁਰੂ ਗੁੰਥ ਸਾਹਿਬ (ਜੀ 
ਦਾ ਸਰੂਪ ਤਿਆਰ) ਕੀਤਾ ਹੈ। 


ਤਿਵੇਂ ਹੀ ਤੇ ਉਸ ਤੋਂ ਵੀ ਅਧਿਕ ਅਸਚਰਜ ਤੇ ਸ਼ੋਕਰਹਿਤ 
ਸੀ _ਦਰਬਾਰ _ਸਾਹਿਬ (ਸ੍ਰੀ _ਹਰਿਮੰਦਰ _ਸਾਹਿਬ 
ਅੰਮ੍ਿਤਸਰਰਚਿਆ ਹੈ)। 


'ਬਿਆਸ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ (ਮਾਨ) ਮਨ 
ਵਿੱਚ ਮੁਕਤੀ ਦਾਤਾ ਜਾਣ ਕੇ ਗਿਆਨ ਸਿੰਘ ਨਮਸਕਾਰ 
ਕਰਦਾ ਹੈ। 


(ਐਸ) ਇਸ ਤਰ੍ਹਾਂ ਕਿਤਨੇ ਕੁ (ਬਿਸੇਸ) ਬਹੁਤੇ ਦਿਨ 
(ਅਸੇਸ) ਚੰਗੀ ਤਰ੍ਹਾਂ ਬਤੀਤ ਹੋਏ। 
'ਸ਼ਿਕਾਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1617 


ਪੰਥ ਰਚਜੋ ਫਿਰ ਸਿੰਘਨ ਕਾ ਗੁਰ, 

ਔਰ ਭਲੇ ਦੁਰਗਾ ਬਿਦਤਾਈ'। 

ਸੁਖਰਾਸ ਗੁਰੂ ਹੈ ਮਵਾਸ ਤਹਾਂਈਂ' ॥੨॥ 
ਬਾਨੀ ਰਚੀ ਸੁਖ ਦਾਨੀ ਮਹਾਨੀ, 

ਸੁ ਖਾਨੀ ਨਵੋਂ ਰਸ ਕੀ' ਜਗ ਜਾਨੀ। 
ਕਾਬਿ ਕੀ ਰੀਤਿ ਬਿਨੀਤ ਜਿਤੀ ਬਰ', 
ਤੇਤਿਕ ਤਾਂਹਿ ਵਿਖੇ ਬਿਦਤਾਨੀ। 

ਭਾਂਤਿ ਅਨੇਕਨ ਕੇ ਪਰਸੰਗ ਧਰੇ, 

ਗੁਰੁ ਭਾਰਥ ਭਾਰਥ ਸਾਨੀ'। 

ਜਾਨਤ ਹੈਂ ਜਨ ਤੇਊ ਤਿਨੈ, 

ਜਿਨ ਆਪ ਪਢੀ ਔ ਸੁਨੀ ਗੁਰੁਬਾਨੀ ॥੨॥ 
ਛਪਯ: 

ਅਸ਼ਟ ਭੁਜੀ ਜਗ ਮਾਤ, 


ਦਸਮ ਗੁਰੁ ਜੋ ਬਿਦਤਾਈ। 
ਯਹਿ ਸੁਨਿ ਸੰਸਾ ਕਰਯੋ ਮਰੀ”, 


'ਪੁਗਟ ਕੀਤੀ। 
'ਉਥੇ ਆਕੀ ਹੋ ਕੇ। 


'ਨੌਆਂਰਸਾਂ ਦੀ ਖਾਣ। 
'ਜਿਤਨੀ ਕਾਵਿ ਦੀ ਚੰਗੀਰੀਤੀ ਸ੍ਰੇਸ਼ਟ ਨੀਤੀ ਦੇ ਸਹਿਤ ਹੈ। 


'ਮਹਾਂ ਭਾਰਤ ਗ੍ਰੰਥ (ਸਾਨੀ) ਵਾਂਗ ਗੁਰਾਂ ਨੇ (ਭਾਰਥ) ਜੰਗਾਂ ਦੇ 
ਅਨੇਕ ਤਰ੍ਹਾਂ ਦੇ ਪ੍ਰਸੰਗਰੱਖੇ। 


“ਕੈਪਟਨ ਮਰੇ ਈਸਟ ਇੰਡੀਆ ਕੰਪਨੀ ਦਾ ਨੌਕਰ ਤੇ ਸਰ 
ਡੇਵਿਡ ਅਕਟਰ ਲੋਣੀ ਦੇ ਮਾਤਹਿਤ ਸੀ। ਇਹ ਲੁਧਿਆਣੇ 
ਡਾਕਟਰ ਸੀ ਤੇ ਰਾਜਸੀ ਕੰਮ ਵੀ ਕਰਦਾ ਸੀ। ਕਰਨਲ 
ਅਕਟਰ ਲੋਣੀ ਨੇ ਇਸ ਦੀ ਡਿਊਟੀ ਸਿੱਖਾਂ ਦੀ ਤਾਰੀਖ਼ 
ਲਿਖਵਾਉਣ ਦੀ ਲਾਈ ਸੀ। ਕੈਪਟਨ ਮਰੇ ਨੇ ਅੱਗੋਂ ਮੌਲਵੀ 
ਬੂਟੇ ਸ਼ਾਹ ਨੂੰ ਜੋ ਉਸ ਦੇ ਅੱਗੇ ਕਾਰਦਾਰ ਸੀ, ਇਹ ਕੰਮ ਸੌਂਪ 
ਦਿੱਤਾ। ਪਰ ਸ: ਰਤਨ ਸਿੰਘ ਭੜੀ ਨਿਵਾਸੀ ਨੇ ਮਰੇ ਸਾਹਿਬ 
ਨੂੰ ਕਹਿ ਕੇ ਕਿ ਇਹ ਤੁਰਕ ਫਿਰਕਾ ਪ੍ਰਸਤ ਹੈ ਜਿਸ ਕਰਕੇ 
ਸਾਡੀ ਤਾਰੀਖ਼ ਠੀਕ ਠੀਕ ਨਹੀਂ ਲਿਖ ਸਕੇਗਾ। ਇਸ ਲਈ 
ਸਿੱਖਾਂ ਦੀ ਤਾਰੀਖ਼ ਮੈਂ ਆਪ ਖ਼ੁਦ ਲਿਖ ਕੇ ਦਿਆਂਗਾ ਅਤੇ ਜੋ 
ਤੁਸੀਂ ਸਵਾਲ ਕਰੋਗੇ ਮੈਂ ਉਹਨਾਂ ਦਾ ਉੱਤਰ ਦਿਆਂਗਾ। ਦੇਖੋ ਸੁ 
ਗੁਰ ਪੰਥ ਪ੍ਰਕਾਸ਼ ਪੂਰਬਾਰਧ ਬਿਸ੍ਰਾਮ ੨ ਅੰਕ ੧੯੮ ਤੋਂ ਅੰਕ 
੨੧੦ ਤੱਕ। 





1618 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੁਰਨ ਕੋ ਹਮ ਨਹਿ ਮਾਨੈਂ। 

ਹਮ ਮਾਨਤ ਪੁਰਖ ਅਕਾਲ ਕੋ, 
ਇਕ ਈਸ ਉਪਾਸ਼ਨ ਕਹੀ ਯਹਿ। 
ਫਿਰ ਕੌਨ ਹੇਤ ਕਿਸ ਭਾਂਤਿ ਗੁਰੁ, 
ਦੇਵੀ ਪਰਗਟ ਕਰੀ ਕਹਿ ॥੪॥ 


੫ 


ਅਹੋ ਮਰੀ ਕਪਤਾਨ, 

ਏਹੁ ਤੁਮ ਬੂਝੀ ਭਲ ਅਬਿ। 
ਸੁਨੋ ਪ੍ਰੇਮ ਧਰਿ ਕਹੋਂ, 
ਸਾਰ' ਉੱਤੁ ਯਹਿ ਨੀਕੈਂ। 


ਜਿਹ ਹਿਤ ਜਿਹ ਬਿਧਿ ਕਰੀ, 

ਮਾਤ ਪ੍ਰਗਟ ਗੁਰੁ ਠੀਕੈਂ। 

ਇਕ ਦਿਵਸ ਗੁਰੂ ਢਿਗ ਸਭਾ ਮਹਿ, 
ਸਹਿਜ ਸੁਭਾਇਕ ਬਾਤ ਯਹਿ। 
ਪ੍ਰਗਟ ਦੇਵਿ' ਅਬਿ ਹੋਤ ਨਹਿ ॥੫॥ 
ਦਿਜਵਰ ਕੋਵਿਦ' ਕਵੀ, 

ਗੁਨੀ ਜਨ ਦੇਸ ਬਿਦੇਸੀ। 

ਹੁਤੇ ਗੁਰੂ ਕੀ ਸਭਾ ਮੱਧ, 

ਤਬਿ ਥਿਰੇ ਵਿਸੇਸੀ। 

ਕਈ ਦ੍ਰਜਨਿ' ਤਬਿ ਕਹੀ ਬਾਤ, 
ਪੁਨ ਭਾਂਤਿ ਇਸੀ ਤੈ। 
ਕਲਿਜੁਗ ਮਹਿ ਨਹਿ ਹੋਤ, 

ਦੇਵਤਾ ਬਿਦਿਤ ਕਿਸੀ ਤੈ। 


ਯਹਿ ਸੁਨਿ ਕਰਿ ਤਬਿ ਪੁਨ ਗੁਰੁ ਕਹਜੋ, 


'ਕਵੀਰਤਨ ਸਿੰਘ 'ਭੰਗੂ' ਨੇ। “ਕਵਿ ਤੋਂ ਭਾਵ ਸ: ਰਤਨ 
ਸਿੰਘ 'ਭੰਗੂ' ਹੈ ਜਿਨ੍ਹਾਂ ਨੇ ਮਰੀ ਦੇ ਕਹਿਣ 'ਤੇ ਪੰਥ ਪ੍ਰਕਾਸ਼ ਗੂੰਥ 
ਰਚਿਆ ਜਿਸ ਵਿੱਚ ਕੈਪਟਨ ਮਰੀ ਦੇ ਪੁਸ਼ਨਾਂ ਦੇ ਉੱਤਰ ਦਿੱਤੇ 
ਹਨ। ਇਸ ਪ੍ਰਸ਼ਨ ਦਾ ਉੱਤਰ ਵੀ ਸ: ਰਤਨ ਸਿੰਘ ਭੰਗੂ ਨੇ 
ਆਪਣੇ ਪੰਥ ਪ੍ਰਕਾਸ਼ ਵਿੱਚ ਦਿੱਤਾ ਸੀ ਜਿਸ ਦਾ ਖੁੱਲ੍ਹਾ ਅਨੁਵਾਦ 
ਗਿਆਨੀ ਜੀ ਆਪਣੇ ਲਫ਼ਜ਼ਾਂ ਵਿੱਚ ਕਰ ਰਹੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1619 


ਵਹਿ ਕੌਨ ਬਾਤ ਜੋ ਹੈ ਨਹੀਂ। 

ਜੋ ਕਰੈ ਬਿਧੀ ਯੁਤ ਨਰ ਭਲੈ, 

ਤੋ ਬਿਦਤ ਦੇਵਿ ਅਬਿ ਹ੍ਹੈ ਸਹੀ ॥੬॥ 

ਯਾ ਬਿਧਿ ਗੁਰੁ ਕੇ ਬੈਨ, 

ਸੁਨੇ ਬਿੱਪਨ ਪੁਨ ਜਬਿਹੀ। 

ਫੇਰ ਕਹਯੋ ਹਨ ਠਾਨ, 

ਦੇਵ ਨਹਿਂ ਬਿਦਤੈ ਅਬਿ ਹੀ। 

ਪੁਨ ਸਤਿਗੁਰੁ ਨੈ ਕਹਯੋ, 

ਬਿਦਤ ਕਰਿ ਹਮ ਦਿਖਰਾਵੈਂ। 

ਅਸ਼ਟ ਭੁਜੀ ਜਗ ਮਾਤ 

ਕੇਰ, ਤੁਹਿ ਦਰਸ ਕਰਾਵੈਂ। 

ਇਕ ਕਾਰਨ ਕਰਯੋ ਉਚਾਰ ਯਹਿ, 

ਪੁਨ ਸੁਨੋ ਦੂਸਰੋ ਔਰ ਅਬਿ। 

ਜਿਸ ਹੇਤ ਗੁਰੂ ਪਰਗਟ ਕਰੀ, 

ਦੁਰਗਾ ਨੀਕੀ ਭਾਂਤਿ ਤਬਿ ॥ ੭॥ 

ਧਰਮ ਧਰਾਵਨ ਹੇਤ, 

ਧਰਾ ਪਰ ਧਰਮ ਧੁਰੰਧਰ'। ।ਆਸਰਾ ਰੂਪ। 

ਧਰਜਯੋ ਧਰਮ ਅਵਤਾਰ, 

ਸਤਿਗੁਰੂ ਸਾਮ ਪੁਰੰਦਰ'। 'ਇੰਦ੍ਰ ਵਾਂਗ। 

ਆਦਿ ਬੁਹਮ ਕੀ ਲਖਿ', 'ਜਾਣ ਕੇ। 

ਅਨਾਦਿ ਸ਼ਕਤੀ ਯਹਿ ਮਾਯਾ। 

ਯਹੀ ਜਗਤ ਕੌ ਰਚਿਤ ਭਰਤ' 'ਪਾਲਦੀ ਹੈ। 

ਸੰਹਰਤ ਸਦਾਯਾ'। 'ਹਮੇਸ਼ਾਂ ਨਾਸ ਕਰਦੀ ਹੈ। 

ਸ਼ਿਵ ਬਿਸ਼ਨੁ ਅਜਾਦਿਕ' ਦੇਵ ਸਭ, 'ਬੂਹਮਾ ਆਦਿਕ। 

ਸੇਵਿ ਜਾਂਹਿ ਪਦ ਊਚ ਲਹਿਂ। 

ਰਹਿਂ ਨੈਨ ਕੋਰ ਕੀ ਓਰ ਨਿੱਤ 

ਨਿਰਖਤ, ਕ੍ਰਿਪਾ ਦ੍ਰਿਸ਼ਟਿ ਚਹਿਂ' ॥੮॥ (ਉਸ ਦੀ) ਕ੍ਰਿਪਾ ਦ੍ਰਿਸ਼ਟੀ ਚਾਹੁੰਦੇ ਹਨ (ਇਸ ਲਈ ਉਸ 
ਦੀ) ਅੱਖ ਦੀ ਕੋਣ ਨੂੰ ਨਿੱਤ ਦੇਖਦੇ ਰਹਿੰਦੇ ਹਨ। 

ਜਿਤਿਕ ਛੱਤ੍ਰੀ ਭਏ 


ਅੱਤ੍ਰੀ', ਧਰਮੀ ਧਰ ਪਰ। 'ਸ਼ਸਤ੍ਰ ਧਾਰੀ। 





1620 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਮ ਕ੍ਰਿਸ਼ਨ ਤੈ ਆਦਿ, 

ਭਏ ਅਵਤਾਰ ਜਿਤਿਕ ਵਰ। 
ਭਗਤਿ ਸ਼ਕਤਿ ਕੀ ਕਰੀ', 
ਸਭਿਨਿ ਮਨ ਮੋਦ' ਧਾਰ ਕਰਿ। 
ਬਿਦਿਤ ਬਸੁਧਾ ਸੁ ਬੀਰ ਬਰ'। 


ਤਿਨ ਧਰਮ ਪਾਲਨਾ ਹੇਤ, 

ਪੁਨ ਸੱਤੂਨ ਕੇ ਸਾਲਨ ਹਿਤੀ'। 
ਨਿਜ ਪੰਥ ਸਹਾਇਕ ਲਖਿ ਸਦਾ, 
ਜਗਦੰਬਾ' ਪੁਗਟ ਕਿਤੀ ॥ ੯॥ 
ਜਿਸ ਬਿਧਿ ਪੁਗਟ ਕਰੀ, 

ਗੁਰੂ ਜਗਦੰਬਾ ਨੀਕੈ। 

ਸੋਊ ਬਿਧਿ ਸੁਨ ਲੇਹੁ ਸਭੀ, 


ਅਯੋ ਦੱਖਣੀ ਚਤੁਰਥੈਂ ॥੧੦॥ 
ਬਿੱਤ' ਬਹੁਤ ਗੁਰੁ ਖਰਚ, 
ਚਾਹਿ' ਯਹਿ ਬਿਪੁ” ਬੁਲਾਏ। 
ਬੇਦ ਮੰਤ ਮੈਂ ਨਿਪੁਨ', 

ਸਭੀ ਬਿਧਿ ਜਗ ਬਿਦਤਾਏ। 
ਆਨੰਦ ਪੁਰਿ ਤੈ, ਸਾਤ ਕੋਸ 
ਪਰਿਮਾਣ' ਚੜ੍ਹਾਈ। 


'(ਆਦਿ ਬ੍ਰਹਮ ਦੀ ਅਨਾਦਿ) ਸ਼ਕਤੀ ਦੀ ਅਰਾਧਨਾ ਕੀਤੀ। 
'ਅਨੰਦ। 


'ਤਿਵੇਂ ਛੱਤ੍ਰੀ ਸਤਿਗੁਰੂ ਧਰਤੀ ਉੱਪਰ ਸ੍ਰੇਸ਼ਟ ਸੂਰਮੇ ਪ੍ਰਗਟ 
ਹੋਏ। 
'ਵੈਰੀਆਂ ਨੂੰ ਵਿੰਨ੍ਹਣ ਵਾਸਤੇ। 


'ਜਗਤ ਦੀ ਮਾਤਾ। 


'ਸ਼ਿਵ ਬੱਕ੍ਰ ਨਾਮ ਕਸ਼ਮੀਰੀ ਬ੍ਹਮਣ। 


'ਜਿਨ੍ਹਾਂ ਨੂੰ ਚਾਰ ਵੇਦਾਂ ਦਾ ਵਕਤਾ ਕਹਿੰਦੇ ਸਨ। 
ਬ੍ਰਾਹਮਣਾਂ ਦਾ ਇਕ ਗੋਤ। (ਮੈਥਿਲ ਅਤੇ ਗੁਜਰਾਤੀ 


ਬ੍ਰਾਹਮਣ, ਜੋ ਸਰਯੂ ਨਦੀ ਪਾਰ ਵੱਸਦੇ ਹਨ, ਉਨ੍ਹਾਂ ਦਾ ਗੋਤ 
ਓਝਾ ਹੈ)। 


'ਧਨ। 
'ਇੱਛਾ ਕਰਕੇ। ਬ੍ਰਹਮਣ। 
'ਚਤੁਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1621 


ਨੈਣਾ ਦੇਵੀ ਮਾਤ, 

ਤੁੱਗ ਗਿਰ ਸਿਖਰ ਰਹਾਈ'। ਉੱਚੇ ਪਹਾੜ ਦੀ ਚੋਟੀ 'ਤੇ ਰਹਿੰਦੀ ਹੈ। 
ਤਹਿਂ ਹਵਨ ਕੁੰਡ ਬਨਵਾਇ ਗੁਰੁ, 

ਸਬਿ ਸਮੱਗ੍ੀ ਤਜਾਰ ਕਰਿ। 

ਸਨ ਸੱਤ੍ਰਾਂ ਸਏ ਚੁਰੰਜਵੇਂ, 

ਚੇਤ ਮਾਸ ਗੁਰੁ ਵਾਰ ਵਰ' ॥ ੧੧॥ 

ਲਗਨ ਸਗਨ ਸਭਿ ਸੋਧਿ, 

ਹਵਨ ਗੁਰੁ ਲਗੇ ਕਰਨ ਤਬਿ। 

ਕਰਵਾਵਹਿਂ ਦਿਜ ਬਿਧੀ ਯੁਕਤਿ, 

ਪੜ੍ਹ ਮੰਤ੍ਰ ਬੇਦ ਸਬਿ। 

ਬਹੁਤ ਦਿਜ ਬਰਣੀ ਕਰਨੇ'। 

ਬੈਠਾਰੇ ਗੁਰੁ ਆਪ, 

ਔਰ ਪੁਨ ਨੌਰ ਸੁਵਰਨੇ'। 

ਪੁਨ ਚਾਰ ਦਿਜਨ ਮਹਿ ਮੁੱਖ ਇਕ, 

ਕੇਸ਼ੋ ਹਵਨ ਕਰਾਵਹੀ। 

ਇਮ ਨਿਤਪੁਤਿ ਢਾਈ ਜਾਮ ਤੱਕ, 

ਸਤਿਗੁਰੁ ਕ੍ਰਿਤ ਕਮਾਵਹੀਂ ॥ ੧੨॥ 

ਸੇਵਕ ਸੱਚਵ' ਸਿੱਖ, ਵਜ਼ੀਰ ਭਾਵ ਦੀਵਾਨ ਆਦਿ ਮੁਖੀ ਸਿੱਖ। 
ਸਭੀ ਗੁਰੁ ਸੇਵ ਕਮਾਵੈਂ। 

ਵਸਤੁ ਹਵਨ ਕੀ, ਹਵਨ ਕੁੰਡ 

ਢਿਗ, ਨੀਤ ਪੁਚਾਵੈਂ। 

ਖਾਨ ਪਾਨ ਪਹਿਰਾਨ, 

ਔਰ ਸਭਿ ਬਿੱਪੂਨ ਕੇਰੋ। 

ਕਰੈਂ ਸੇਵ ਮਨ ਲਾਇ, 

ਖਰਚ ਧਨ ਅਨਗਨ ਹੇਰੋ। 

ਗੁਰੁ ਬੁਹਮ ਚਰਜ ਧਰਿ ਰੈਨ ਦਿਨ, 

ਰਹਿਤ ਤਹਾਂ ਹੀ ਮੋਦ ਧਰਿ। 

ਪੁਨ ਬਾਨੀ ਦੁਰਗਾ ਕੀ ਰਚੈਂ, 

ਛੰਦ ਬੰਦ ਬਰ ਉਚਰ ਕਰਿ' ॥ ੧੨ ॥ 'ਭਾਵ ਚੰਡੀ ਚਰਿਤ੍ਰ ਤੇ ਚੰਡੀ ਦੀ ਵਾਰ ਆਦਿ ਬਾਣੀਆਂ ਸ੍ਰੇਸ਼ਟ 





1622 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਏਕ ਬਰਸ ਜਬਿ ਬਿਤਯੋ 

ਐਸ ਹੀ ਕ੍ਰਿਤ ਕਰਤ ਵਰ। 

ਚੇਤ ਮਾਸ ਪੁਨ ਅਯੋਂ, 

ਵਹੀ ਨਵਰਾਤ੍ਹ ਜੌ ਭਰ'। 

ਤਬੈ ਜਨਾਯੋ ਬਿਦਿਤ ਹੋਨ 

ਹਿਤ ਸਗਨ' ਮਾਤ ਫਿਰ। 

ਕਬੀ ਚਲੈ ਬਹੁ ਪੌਨ, 

ਹੋਇ ਭੂਚਾਲ ਹਲੈ ਗਿਰ। 

ਯਹਿ ਸਗਨ ਭਯਾਨਕ ਪੇਖਿ ਬਹੁ, 
ਦਹਿਲ ਗਏ ਦਿਜ ਭਾਗ ਸਭੁ'। 
ਇਕ ਕੇਸ਼ਵ ਹੋਮ ਕਰਾਵਹੀ, 

ਗੁਰੁ ਢਿਗ ਰਹਜੋ ਸੁ ਬੈਠ ਤਬਿ ॥ ੧੪॥ 
ਪੁਨ ਦਿਜ ਕੇਸ਼ਵ ਕਹਜੋ, 

ਗੁਰੂ ਸੋਂ ਐਸ ਉਚਾਰੀ। 

ਮਹਿਖੇ ਛਾਂਗ' ਸ਼ਿਤਾਬ”, 

ਲੇਹੁ ਮੰਗਵਾਇ ਅਪਾਰੀ। 

ਨਿਜ ਜੇਸ਼ਟ ਸੁਤ' ਸੀਸ, 

ਦੈਨ ਹਿਤ ਲੇਹੁ ਬੁਲਾਈ। 

ਅਬਿ ਬਿਦਤੈਗੀ ਮਾਤ, 

ਭੇਟ ਸਬਿ ਦੈਹੁ ਚੜ੍ਹਾਈ। 

ਯਹਿ ਸੁਨ ਕਰਿ ਗੁਰੁ ਨਿਜ ਗੁਹਿ ਗਏ, 
ਕਹਸੋ ਜਾਇ ਨਿਜ ਮਾਤ ਪੁਤਿ। 
ਇਕ ਮਮ ਸੁਤ ਮੁਝ ਕੋ ਦੈਹੁ ਬਡ, 
ਭੇਟ ਦੁਰਗ ਕੀ ਦੈਨ ਹਿਤ ॥ ੧੫ ॥ 
ਯਹਿ ਸੁਨਿ ਗੁਰੁ ਕੀ ਮਾਤ, 

ਔਰ ਗੁਰੁ ਘਰਨੀ ਤਬਿ ਹੀ। 

ਸੁਤ ਨਿਜ ਲਏ ਛਪਾਇ, 

ਧਾਮ ਭੀਤਰ ਕਿਤ ਸਬਿ ਹੀ। 

ਹੁਤੇ ਗੁਰੂ ਕੇ ਸੁਫਨ' ਚਾਰ, 


ਛੰਦਾਂ ਦੀ ਰਚਨਾ ਦੁਆਰਾ ਉਚਾਰਨ ਕਰਕੇਰਚਦੇ ਹਨ। 


'ਭੁਲੀ ਪ੍ਰਕਾਰ ਨੌਰਾਤ੍ਹੇ ਆ ਗਏ। 


ਪ੍ਰਗਟ ਹੋਣ ਦਾ (ਸਗੁਨ) ਚਿੰਨ੍ਹ ਜਣਾਇਆ। 


(ਸਾਰੇ ਬੂਹਮਣ) ਡਰ ਕੇ ਭਜ ਗਏ। 


'ਮਹੇਂ ਤੇ ਬੱਕਰੇ। “ਛੇਤੀ। 


'ਜੇਠੇ ਪੁੱਤਰ ਨੂੰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1623 


ਨਹਿਂ ਦਯੋ ਏਕ ਤਿਮ। 

ਤਬਿ ਗੁਰੁ ਮਨ ਰਿਸ ਥਾਪ, 

ਆਪ ਸਾਰਾਪ ਦਯੋ ਇਮ। 

ਹਮ ਕੋ ਦਯੋ ਨ ਏਕ ਸੁਤ। 

ਦੈ ਹੈਂ ਅਪਨੀ ਜਾਨ ਯੂਤ" ॥ ੧੬॥ 


“ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ 
ਨੇ ਆਪਣੇ ਸਤਿਕਾਰ ਯੋਗ ਮਾਤਾ ਜੀ ਨੂੰ ਅਜਿਹੇ ਸ਼ਬਦ ਕਹੇ 
ਹੋਣਗੇ। ਬਚਿੱਤ੍ਰ ਨਾਟਕ ਵਿੱਚ ਉਨ੍ਹਾਂ ਨੇ ਆਪਣੇ ਪਿਤਾ ਜੀ ਤੇ 
ਮਾਤਾ ਜੀ ਨੂੰ ਵਾਹਿਗੁਰੂ ਨੂੰ ਅਰਾਧਣ ਵਾਲੇ ਕਿਹਾ ਹੈ ਅਤੇ 
ਲਿਖਿਆ ਹੈ ਕਿ ਉਨ੍ਹਾਂ ਦੀ ਸੇਵਾ ਤੇ ਸਿਮਰਨ ਉੱਪਰ ਪੁਸੰਨ ਹੋ 
ਕੇ ਹੀ ਅਕਾਲ ਪੁਰਖ ਜੀ ਨੇ ਮੈਨੂੰ ਉਨ੍ਹਾਂ ਦੇ ਘਰ ਪੁੱਤਰ ਬਣ ਕੇ 
ਜਨਮ ਲੈਣ ਲਈ ਆਗਿਆ ਕੀਤੀ ਤਾਂਹੀ ਅਸਾਂ ਕਲਜੁਗ 
ਵਿੱਚ ਜਨਮ ਲਿਆ। ਫਿਰ ਜੇ ਗੁਰੂ ਸਾਹਿਬ ਜੀ ਬਲੀ ਦੇਣ 
ਲਈ ਪੁੱਤਰ ਮੰਗਦੇ ਤਾਂ ਮਾਤਾ ਜੀ ਅਤੇ ਮਹਿਲ ਕਿਵੇਂ ਗੁਰੂ ਜੀ 
ਦੇ ਹੁਕਮਾਂ ਦੀ ਉਲੌਘਣਾ ਕਰ ਸਕਦੇ ਸਨ। ਜੇ 
ਸਾਹਿਬਜ਼ਾਦਿਆਂ ਤੇ ਮਾਤਾ ਜੀ ਦਾ ਤੁਰਕਾਂ ਹੱਥੋਂ ਸ਼ਹੀਦ ਹੋਣ 
ਦਾ ਗੁਰੂ ਜੀ ਨੇ ਹੀ ਸਰਾਪ ਦਿੱਤਾ ਸੀ ਤਾਂ ਫਿਰ ਉਹਨਾਂ ਦੀਆਂ 
ਸ਼ਹੀਦੀਆਂ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ? ਇਸ ਲਈ 
ਇਹ ਲਿਖਤ ਪਹਿਲੇ ਲਿਖੇ ਗ੍ਰੰਥ ਸੌ ਸਾਖੀ, ਗੁਰ ਬਿਲਾਸ 
ਭਾਈ ਸੁੱਖਾ ਸਿੰਘ ਤੇ ਸ੍ਰੀ ਗੁਰ ਪ੍ਰਤਾਪ ਸੂਰਜ ਦੀਆਂ ਲਿਖਤਾਂ 
ਦਾ ਹੀ ਸੰਖੇਪ ਅਨੁਵਾਦ ਹੈ ਜਿਸ ਵਿੱਚ ਕੁਝ ਕਵੀ ਜੀ ਦੀ 
ਆਪਣੀ ਕਲਪਨਾ ਵੀ ਰਲ ਗਈ ਸਮਝਣੀ ਚਾਹੀਦੀ ਹੈ। 


“ਜੰਗਤੀਆ ਸਿੱਖ ਜਿਸ ਦਾ ਜ਼ਿਕਰ ਪਿਛਲੇ ਬਿਸੁਾਮ ਵਿੱਚ ਆ 
ਚੁੱਕਾ ਹੈ, ਇਸ ਨੂੰ ਕਈ ਜਗ੍ਹਾ ਸੰਗਤ ਰਾਇ ਤੇ ਸੰਗਤ ਸਿੰਘ 
ਵੀ ਲਿਖਿਆ ਹੈ। ਇਹੋ ਗੁਰੂ ਜੀ ਦੀ ਫ਼ੌਜ ਦਾ ਜਰਨੈਲ ਸੀ ਤੇ 
ਉਹ ਹੁਸੈਨੀ ਨਾਲ ਜੰਗ ਕਰਦਿਆਂ ਇਕੱਠੇ ਵਾਰ ਚੱਲਣ ਨਾਲ 
ਹੁਸੈਨੀ ਦੇ ਨਾਲ ਹੀ ਸ਼ਹੀਦ ਹੋ ਗਿਆ ਸੀ। ਦੇਖੋ ਪੂਰਬਾਰਧ 
ਬਿਸਰਾਮ ੫੯ ਅੰਕ ਨੰ: ੬੭, ੬੯, ੭੦, ੯੭, ੧੦੪, 
੧੧੭, ੧੩੮, ੧੪੫, ੧੪੭, ੧੫੨, ੧੫੪ ਆਦਿ। 





1624 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਵਨ ਕੁੰਡ ਢਿਗ ਜਾਇ, 
ਨੁਲ੍ਹਾਇ ਬੈਠਾਇ ਦਯੋ ਫੁਰ'। 
ਫਿਰ ਹਵਨ ਕਰਨ ਬੈਠੇ ਗੁਰੂ, 


ਸਭਿ ਭੇਟ ਦੁਰਗ ਕੀ' ਤਸਾਰ ਕਰਿ। 


ਜਬਿ ਭਏ ਭਯੰਕਰ' ਸ਼ਗਨ ਅਤਿ, 


ਤਬਿ ਕੇਸ਼ਵ ਭੀ ਉਠ ਗਯੋ ਡਰਿ ॥੧੭॥ 


ਦੋਹਰਾ: 
ਬਿਤਯੋ ਨੁਰਾਤਾ ਨਵਮ ਜਬਿ, 
ਢਾਈ ਜਾਮ' ਮਹਾਨ। 

ਤਬਿ ਲੈਕੁੜੀਏ ਬੀਰ' ਨੇ, 
ਦਈ ਦਿਖਾਈ ਆਨਿ ॥੧੮॥ 
ਪਿਖਿ ਸਤਿਗੁਰੁ ਮਨ ਮੋਦ ਹੈ, 
ਸਾਵਧਾਨ ਮਨ ਕੀਨ। 

ਖਲਕ ਮਾਤ ਦ੍ਰਿਗਿ ਪਲਕ ਮੈਂ, 
ਝਲਕ ਦਿਖਾਈ ਦੀਨ' ॥ ੧੯॥ 


ਛਪਯ: 
ਬਿਦਤ ਭਵਨ ਤੇ ਭਈ”, 


ਭਵਨ ਦਸ ਚਾਰ ਜਨਨਿ ਤਬਿ'। 
ਜੂਲਤ ਤੇਜ ਤਨ ਅਤਿ ਅਮੇਜ, 
ਰਵਿ ਕੋ ਮਜੇਜ ਦਬਿ'। 


ਕੋਟ ਸੂਰ ਸਸਿ ਨੂਰ, 
ਪੂਰ ਜਾਹੂਰ ਭਯੋ ਧਰ'। 


ਇੰਦੁ ਬਦਨ ਭੁਜ ਅਸ਼ਟ, 
ਸ੍ਰਿਸ਼ਟ ਕਰਿ ਪੁਸ਼ਟ ਦੁਸ਼ਟ ਦਰ'। 


ਪੁਨ ਜਗਮਗਾਤ ਜਗ ਮਾਤ ਕੇ, 


'ਪਹਿਰ। 
'ਦੁਰਗਾ ਦੀ ਅੜਦਲ 'ਚ ਰਹਿਣ ਵਾਲਾ ਇਕ ਗਣ। 


'ਜਗਤ ਮਾਤਾ ਨੇ ਅੱਖ ਦੇ ਝਮਕਣ ਵਿੱਚ ਹੀ ਆਪਣੀ ਚਮਕ 
ਦਿਖਾ ਦਿੱਤੀ। 


“ਸਤਿਗੁਰਾਂ ਦੇ ਸਮੇਂ ਓਥੇ ਦੇਵੀ ਦਾ ਕੋਈ ਭਵਨ (ਮੰਦਰ) 
ਨਹੀਂ ਸੀ। ਇਸ ਲਈ ਭਵਨ ਤੋਂ ਪਰਗਟ ਹੋਈ ਲਿਖਣਾ ਇਸ 
ਵਾਰਤਾ ਨੂੰ ਕਲਪਤ ਕਹਾਣੀ ਸਿੱਧ ਕਰ ਦੇਂਦਾ ਹੈ। 

ਤਦੋਂ ਚੌਦਾਂ ਲੋਕਾਂ ਦੀ ਮਾਤਾ ਮੰਦਰ ਤੋਂ ਪਰਗਟ ਹੋਈ। 


'ਸ਼ਰੀਰ ਨਾਲ (ਅਮੇਜ) ਮਿਲਿਆ ਹੋਇਆ ਬਹੁਤਾ ਤੇਜ 
ਪ੍ਰਕਾਸ਼ ਰਿਹਾ ਹੈ ਜਿਸ ਨੂੰ ਦੇਖ ਕੇ ਸੂਰਜ ਦਾ (ਮਜੇਜ) ਘੁਮੰਡ 
ਦਬ ਰਿਹਾ ਹੈ। 


ਕ੍ਰੋੜਾਂ ਸੂਰਜਾਂ ਤੇ ਚੰਦ੍ਰਮਾ ਦੇ (ਨੂਰ) ਚਾਨਣ (ਵਾਂਗ) ਧਰਤੀ ਤੇ 
(ਪੂਰ) ਬਹੁਤਾ (ਜਹੂਰ) ਪ੍ਰਕਾਸ਼ ਹੋ ਗਿਆ। 


'ਚੰਦੂਮਾ ਵਰਗਾ ਮੁਖ, ਅੱਠ ਬਾਹਾਂ, ਸ੍ਰੇਸ਼ਟ ਹੱਥ, ਜੋ ਮਜ਼ਬੂਤ 
ਦੁਸ਼ਟਾਂ ਨੂੰ ਦਲਣ ਵਾਲੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1625 


ਬਸਨ ਹਸਨ ਦਾਮਨਿ ਦਲੈਂ'। 
ਅਤਿ ਰੂਪ ਅਨੂਪਮ ਕਿਮ ਕਹੈਂ, 
ਜਿਹ ਸਮ ਕੋ ਭਯੋ ਨ ਹੂੰ ਭਲੈਂ' ॥੧੯॥ 


ਧਰੇ ਮੁੰਡ ਅਰਿ ਕਰੇ, 


ਸਜੇ ਸ਼ਸਤ੍ਰ ਸੁ ਚਮੱਕੈਂ। 
ਅਰੁਨ ਮੇਘ ਕੇ ਬੀਚ, 
ਕੋਟਿ ਜਨੁ ਬੀਜ ਦਮੱਕੈਂ”। 


ਗਨ ਭੈਰਵਿ ਭੂਤ ਪ੍ਰੇਤ ਯੁਤ, 
ਕਿਲਕਿਲਾਇ ਕਾਲੀ ਨਚੈ। 
ਅਤਿਸੈਂ ਕਰਾਲ ਛਬਿ ਜਾਲ ਯੁਤ, 

ਉਤ ਭੀਮ ਭਭਕ ਕੇਹਰ ਤਚੈ' ॥ ੨੦ ॥ 


<< 


ਦੋਹਰਾ: 
ਬੀਜ ਕੋਟਿ ਸਮ ਤੇਜ ਅਤਿ, 
ਪਿਖਿ' ਗੁਰੁ ਨੈਨ ਮਿਲਾਨਿ। 
ਪੁਨ ਸਨਮੁਖ ਹੂ ਮਾਤ ਕੇ, 

ਪਗ ਪੈ ਬੰਦਨ ਠਾਨਿ ॥੨੧॥ 
ਨਿਜ ਕਰ ਕੀ ਲਘੁ ਆੰਗੁਰੀ', 
ਚੀਰਿ ਸ੍ਰੌਨ' ਗੁਰੁ ਕਾਢਿ। 
ਕਰਯੋ ਚੜ੍ਹਾਵਨ ਮਾਤ ਕੋ, 
ਧਰਿ ਧੀਰਜ ਹ੍ਹੋ ਠਾਢ ॥ ੨੨॥ 
ਝਟਕ ਸੀਸ ਝਟ ਸਿੱਖ ਕਾ, 


'ਪੁਨਾ ਜਗਤ ਮਾਤਾ ਦੇ ਬਸਤ੍ਰਾਂ ਦੀ ਚਮਕ (ਦਾਮਨਿ) ਬਿਜਲੀ 
ਦੇ (ਹਸਨ) ਚਮਕਣ ਨੂੰ (ਦਲੈਂ) ਨਾਸ ਕਰਦੀ ਹੈ। 


'ਉਸ ਦੇ ਬਹੁਤੇ ਅਨੂਪਮ ਸਰੂਪ ਨੂੰ ਕਿਵੇਂ ਕਹੀਏ ਜਿਸ ਵਰਗਾ 
ਨ ਕੋਈ ਹੋਇਆ ਹੈ (ਅਤੇ) ਨ ਹੀ ਕੋਈ ਭਲੀ ਪ੍ਰਕਾਰ 
ਹੋਵੇਗਾ। 


'ਲਾਲਾਂ ਦੀ ਮਾਲਾ (ਦੀ ਥਾਂ) ਵੈਰੀਆਂ ਦੇ ਸਿਰਾਂ ਦੀ ਮਾਲਾ 
(ਕਰੇ) ਬਣਾ ਕੇ ਗਲ 'ਚ (ਧਰੇ) ਪਾਈ ਹੋਈ ਹੈ। 


'ਮੁਖ ਬਹੁਤ ਭਿਆਨਕ ਹੈ ਤੇ ਮੱਥੇ 'ਤੇ ਸੇੇਸ਼ਟ ਤਿਲਕ ਚਮਕ 
ਰਿਹਾ ਹੈ। 
'ਨੇਤ੍ਰ (ਰਸਾਲ) ਸੁੰਦਰ ਤੇ ਲਾਲ ਹਨ। 


'ਲਾਲ ਬੱਦਲਾਂ ਵਿੱਚ ਜਾਣੋ ਕ੍ਰੋੜਾਂ ਬਿਜਲੀਆਂ ਚਮਕਦੀਆਂ 
ਹਨ। 


ਓਧਰ ਬਹੁਤ ਭਿਆਨਕ ਤੇ ਭਾਰੀ ਸੋਭਾ ਸਹਿਤ ਸ਼ੇਰ 
ਡਰਾਉਣੀਆਂ ਭਬਕਾਂ ਮਾਰਦਾ ਹੈ। 


'ਕੋੜਾਂ ਬਿਜਲੀਆਂ ਵਰਗਾ ਬਹੁਤਾ ਤੇਜ ਦੇਖ ਕੇ। 





1626 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਤਹਿ ਸਟਕ' ਚੜ੍ਹਾਇ। 

ਮਹਿਖਾਦਿਕ' ਸਭਿ ਭੇਟ ਦੈ, 

ਪੁਨ ਉਸਤਤਿ ਇਮ ਗਾਇ' ॥੨੩॥ 

ਛਪਯ: 

ਰੁੰਡ ਮੁੰਡਨ ਅਰਿ ਹਰਨੀ'। ਤੁਹੀਂ (ਪ੍ਰਚੰਡ) ਬਹੁਤ ਪ੍ਰਤਾਪ ਵਾਲੀ ਚੰਡੀ ਹੈਂ, ਵੈਰੀਆਂ ਦੇ 
ਧੜਾਂ ਤੇ ਸਿਰਾਂ ਨੂੰ ਨਾਸ ਕਰਨ ਵਾਲੀ ਹੈਂ। 

ਤੁਹੀਂ ਜਗਤ ਕੀ ਜਨਨਿ, 

ਪਾਲ ਸੰਘਾਰਨ ਕਰਨੀ'। 'ਤੁਹੀਂ ਜਗਤ ਦੀ ਮਾਤਾ ਹੈਂ ਤੇ ਤੁਹੀਂ ਪਾਲਨਾ ਤੇ ਨਾਸ ਕਰਨ 
ਵਾਲੀ ਹੈਂ। 


ਤੁਹੀਂ ਕਾਲ ਕੀ ਕਲਾ, 

ਕਾਲਕਾ ਦੁਸ਼ਟ ਬਿਭੰਜਨ'। ਹੇ ਕਾਲਿਕਾ, ਤੁਹੀਂ ਅਕਾਲ ਪੁਰਖ ਦੀ ਸ਼ਕਤੀ ਹੈਂ ਤੇ ਦੁਸ਼ਟਾਂ 
ਨੂੰ ਨਾਸ ਕਰਨ ਵਾਲੀ ਹੈਂ। 

ਸੁੰਭ ਨਿਸੁੰਭ ਸੁ ਮਹਿਖ' ਮਹਿਖਾਸੁਰ ਦੈਂਤ। 

ਰਕਤ ਬੀਜਾਦਿਕ ਗੰਜਨ'। ਨਾਸ ਕਰਨ ਵਾਲੀ ਹੈਂ। 

ਅਬਿ ਹੂੰ ਪ੍ਰਸੰਨ ਨਿਜ ਦਾਸ ਪਰ, 


ਕਰਿ ਕਿਰਪਾ ਅਸ ਦੇਹੁ ਬਰ। 

ਇਕ ਰਚੋਂ ਪੰਥ ਤੁਰਕੈਂ ਹਨੋ, 

ਧਰਮ ਵਿਥਾਰੋਂ ਸਕਲ ਧਰ ॥ ੨੪ ॥ 
ਦੋਹਰਾ: 

ਛੱਕੇ ਆਦਿਕ ਉਸਤਤੀ, 
ਬਰਨੀ ਤਬਿ ਗੁਰੁ ਜੋਇ। 

ਲਿਖੀ ਦਸਮ-ਗੁਰੁ ਗ੍ਰੰਥ ਮੈਂ, 
ਜਾਨਤ ਗੁਰੁ ਸਿਖ ਸੋਇ ॥੨੫॥ 
ਗੁਰ ਕਾ ਸਿਦਕ ਉਪਾਇ' ਪਿਖਿ, '(ਪੁਗਟ ਕਰਨ ਦਾ) ਜਤਨ। 
ਸੁਨਿ ਉਸਤਤਿ ਤਬਿ ਮਾਤ। 

ਕਹਸੋ ਪੰਥ ਤੁਵ ਚਲੈਗੋ, 

ਬੀਰ ਬਲੀ ਬਖਯਾਤ ॥ ੨੬॥ 

ਪਰ ਵਹਿ ਪਹਿਲੇ ਭਾਗ ਕੈ, 

ਪਾਛੈ ਲਰ ਹੈਂ ਪੀਨ'। 

ਜਿਉਂ ਤੁਮ ਨੈਨ ਮਿਲਾਇ ਕੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1627 


ਪਾਛੇ ਖੋਲ੍ਹਨ ਕੀਨ ॥੨੭॥ 
ਪੁਨ ਇਕ ਲਘੂ ਕਿਰਪਾਨ ਦੈ, 
ਭਈ ਲੋਪ ਜਗ ਮਾਤ" 

#ਉਪਰ ਆਏ ਦੁਰਗਾ ਪ੍ਰਗਟਾਣ ਦੇ ਪ੍ਰਸੰਗ ਨੂੰ ਗੁਰਮਤਿ ਦੀ ਕਸਵੱਟੀ 'ਤੇ ਪਰਖਣ ਸਮੇਂ ਖੋਜ ਕਰਦਿਆਂ ਜਿਹੜੇ ਦੋ 

ਸਿਧਾਂਤਕ ਪੱਖ: 

੧. ਆਦਿ ਸ੍ਰੀ ਗੁਰੂ ਗੁੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਬਾਣੀ ਵਿੱਚ ਕਿਤੇ 
ਇਸ਼ਾਰੇ ਮਾਤ੍ਹ ਵੀ ਕੋਈ ਅਜਿਹਾ ਜ਼ਿਕਰ ਨਹੀਂ ਜਿਸ ਤੋਂ ਇਹ ਸਮਝਿਆ ਜਾਂ ਅਰਥ ਕੱਢਿਆ ਜਾ ਸਕੇ ਕਿ ਕਿਸੇ ਵੀ ਗੁਰੂ 
ਸਾਹਿਬਾਨ ਜਾਂ ਗੁਰੂ ਕੇ ਸਿੱਖ ਨੇ ਕਦੇ ਸੁਪਨੇ ਵਿੱਚ ਵੀ ਕਿਸੇ ਦੇਵੀ ਦੇਵਤੇ ਨੂੰ ਆਪਣਾ ਇਸ਼ਟ ਮੰਨਿਆ ਹੋਵੇ ਜਾਂ ਉਸ ਦੀ ਪੂਜਾ 
ਆਰਾਧਣਾ ਕੀਤੀ ਹੋਵੇ ਜਾਂ ਉਸ ਨਮਿੱਤ ਕੋਈ ਬਲੀ ਦਿੱਤੀ ਹੋਵੇ, ਸਗੋਂ ਇਸ ਦੇ ਉਲਟ ਹਜ਼ਾਰਾਂ ਪੁਮਾਣ ਅਜਿਹੇ ਇਕੱਠੇ ਕੀਤੇ ਜਾ 
ਸਕਦੇ ਹਨ ਜਿਨ੍ਹਾਂ ਤੋਂ ਸਾਫ਼ ਤੇ ਸਪੱਸ਼ਟ ਸਮਝਿਆ ਜਾ ਸਕਦਾ ਹੈ ਕਿ ਗੁਰੂ ਸਾਹਿਬਾਨ ਦਾ ਮਤਿ ਦੇਵੀ ਦੇਵਤਿਆਂ ਦੇ ਮੰਨਣ ਪੂਜਨ 
ਦਾ ਜ਼ੋਰਦਾਰ ਖੰਡਨ ਕਰਦਾ ਹੈ। ੨. ਦੇਵੀ ਜਾਂ ਦੁਰਗਾ ਪੁਗਟਾਣ ਦੇ ਪੁਸੰਗ ਦਾ ਕਲਗੀਧਰ ਜੀ ਨੇ ਆਪਣੀ ਬਾਣੀ ਵਿੱਚ ਕਿਤੇ ਵੀ 
ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਆਪਣੇ ਪੂਰਬ ਜਨਮ ਦੇ ਸਬੰਧ ਵਿੱਚ ਜ਼ਿਕਰ ਕਰਦਿਆਂ ਇਕ ਤੁਕ ਲਿਖੀ ਹੈ। ਸ਼ਾਇਦ ਉਸ 
ਤੁਕ ਦੇ ਹੀ ਸਹੀ ਅਰਥ ਨ ਜਾਨਣ ਵਾਲੇ ਲੇਖਕਾਂ ਨੇ ਦੇਵੀ ਪ੍ਰਗਟਾਣ ਦੇ ਪ੍ਰਸੰਗ ਦਾ ਲੌਮਾ ਚੌੜਾ ਤਾਣਾ ਬਾਣਾ ਉਸ ਤੁਕ ਦੇ ਗ਼ਲਤ 
ਅਰਥਾਂ ਦੇ ਉਦਾਲੇ ਹੀ ਤਣ ਬੁਣ ਲਿਆ ਜਾਪਦਾ ਹੈ। ਉਹ ਤੁਕ ਇਹ ਹੈ- 'ਤਹ ਹਮ ਅਧਿਕ ਤਪਸਿਯਾ ਸਾਧੀ। ਮਹਾ ਕਾਲ 
ਕਾਲਕਾ ਅਰਾਧੀ। ' ਉਹਨਾਂ ਗ਼ਲਤ ਅਰਥ ਇਹ ਸਮਝਿਆ ਕਿ ਗੁਰੂ ਸਾਹਿਬ ਨੇ ਚੂੰਕਿ ਪਿਛਲੇ ਜਨਮ ਵਿੱਚ ਕਾਲਕਾ ਆਰਾਧੀ 
ਸੀ ਇਸ ਲਈ ਇਸ ਜਨਮ ਵਿੱਚ ਵੀ ਜ਼ਰੂਰ ਹੀ ਅਰਾਧੀ ਹੋਵੇਗੀ। ਉਨ੍ਹਾਂ ਆਪਣੇ ਕਿਆਸ ਨਾਲ ਹੀ ਨਾਵਲਿਸਟਾਂ ਵਾਂਗੂੰ ਮਨ 
ਘੜਤ ਪਲਾਟ ਤੇ ਪਾਤ ਘੜ ਕੇ ਦੁਰਗਾ ਪੁਗਟਾਣ ਦਾ ਪੁਸੰਗ ਲਿਖ ਮਾਰਿਆ। ਇਸ ਤਰ੍ਹਾਂ ਨਾਲ ਇਕ ਅਕਾਲ ਪੁਰਖ ਦੇ 
ਸਪੁੱਤਰ, ੧ਉ' ਦੇ ਉਪਾਸ਼ਕ ਤੇ ਪ੍ਰਚਾਰਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੇਵੀ ਉਪਾਸ਼ਕ ਬਣਾਨ ਦਾ ਅਣਜਾਣੇ ਹੀ 
ਅਸਫਲ ਯਤਨ ਕੀਤਾ ਗਿਆ ਹੈ। ਪਰ ਉਪ੍ਰੋਕਤ ਤੁਕ ਦਾ ਅਰਥ ਉਹ ਨਹੀਂ ਜੋ ਆਮ ਲੋਕ ਜਾਂ ਲੇਖਕ ਸਮਝਦੇ ਰਹੇ ਹਨ। ਉਹ 
ਅਰਥ ਕਰਦੇ ਹਨ ਕਿ ਉਥੇ ਅਸਾਂ ਬਹੁਤ ਤਪੱਸਿਆ ਕੀਤੀ ਤੇ ਨਾਲ ਹੀ ਮਹਾਕਾਲ ਤੇ ਕਾਲਕਾ (ਕਾਲੀ ਦੇਵੀ) ਨੂੰ ਅਰਾਧਿਆ। ਜੇ 
ਉਨ੍ਹਾਂ ਦਾ ਇਹ ਅਰਥ ਠੀਕ ਮੰਨ ਲਈਏ ਤਾਂ ਤਿੰਨ ਵਿਅਕਤੀਆਂ ਹੋ ਗਈਆਂ, ਇਕ, ਅਰਾਧਨ ਵਾਲੇ ਗੁਰੂ ਸਾਹਿਬ ਤੇ ਦੋ ਉਹ 
ਜਿਨ੍ਹਾਂ ਦੀ ਉਹ ਅਰਾਧਨਾ ਕਰਦੇ ਸਨ, ਮਹਾ ਕਾਲ ਤੇ ਕਾਲਿਕਾ। ਪਰ ਇਹ ਅਰਥ ਉਸ ਵਕਤ ਗ਼ਲਤ ਸਾਬਤ ਹੋ ਜਾਂਦਾ ਹੈ ਜਦੋਂ 
ਅੱਗੇ ਜਾ ਕੇ ਗੁਰੂ ਜੀ ਫ਼ੁਰਮਾਉਂਦੇ ਹਨ: ਕਿ 'ਇਹਿ ਬਿਧਿ ਕਰਤ ਤਪਸਯਾ ਭਯੋ। ਦੈ ਤੇ ਏਕਰੂਪ ਹੂਹੈ ਗਯੋ'। (ਬਚਿੱਤ੍ ਨਾਟਕ) ਜੇ 
ਤਿੰਨ ਵਿਅਕਤੀਆਂ ਸਨ ਤਾਂ ਕਹਿਣਾ ਚਾਹੀਦਾ ਸੀ ਤ੍ਰੈ ਤੇ ਏਕਰੂਪ ਹੈ ਗਯੋ॥' ਪਰ ਕਿਹਾ ਹੈ ਦੁਇ ਤੇ ਏਕ ਰੂਪ ਹੋਣਾ ਤਾਂ ਤੇ ਸਿੱਧ 
ਹੋਇਆ ਕਿ ਮਹਾਂ ਕਾਲ ਕਾਲਕਾ ਅਰਾਧੀ ਦਾ ਅਰਥ ਹੈ ਕਾਲਕਾ ਮਹਾ ਕਾਲ ਅਰਥਾਤ ਕਾਲ ਦਾ ਵੀ ਕਾਲ (ਅੰਤ) ਕਰਨ ਵਾਲੇ 
ਮਹਾਂ ਕਾਲ (ਅਕਾਲ ਪੁਰਖ) ਦੇ (ਅਰਾਧੀ) ਅਰਾਧਣ ਵਾਲੇ ਹੋਏ। ਹੋਰ ਥਾਵੇਂ ਮਹਾਂ ਵਾਕ ਹੈ 'ਕਾਲਨ ਕੋ ਕਾਲ ਮਹਾ ਕਾਲਨ ਕੋ 
ਕਾਲ ਹੈ। ' ਦੂਜਾ ਅਰਥ ਇਹ ਵੀ ਹੋ ਸਕਦਾ ਹੈ ਕਿ (ਕਾਲਕਾ) ਸਰਬ ਸ਼ਕਤੀ ਮਾਨ ਮਹਾਂ ਕਾਲ (ਅਕਾਲ ਪੁਰਖ) ਦੀ ਅਰਾਧਨਾ 
ਕਰਨ ਵਾਲੇ ਹੋਏ। 

੩. ਫਿਰ ਜੇ ਪੰਥਰਚਣ ਜਾਂ ਪੰਥ ਦੀ ਸਹਾਇਤਾ ਲਈ ਦੇਵੀ ਪ੍ਰਗਟ ਕੀਤੀ ਹੁੰਦੀ ਤਾਂ ਖਾਲਸਾ ਪੰਥ ਰਚਣ ਤੋਂ ਬਾਅਦ ਗੁਰੂ 
ਸਾਹਿਬ 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ' ਦੀ ਥਾਂ 'ਦੁਰਗਾ ਜੀ ਕਾ ਖਾਲਸਾ ਦੁਰਗਾ ਜੀ ਕੀ ਫ਼ਤਹ' ਬੁਲਾਉਂਦੇ। 
ਚੂੰਕਿ ਗੁਰੂ ਜੀ ਨੇ ਐਸਾ ਨਹੀਂ ਕੀਤਾ ਜਿਸ ਤੋਂ ਸਾਫ਼ ਸਿੱਧ ਹੈ ਕਿ ਗੁਰੂ ਜੀ ਨੇ ਪੰਥ ਰਚਣ ਜਾਂ ਪੰਥ ਦੀ ਸਹਾਇਤਾ ਲਈ ਕੋਈ ਦੇਵੀ 
ਪੁਗਟ ਨਹੀਂ ਕੀਤੀ। ੪. ਗੁਰੂ ਜੀ ਤਾਂ ਆਪ ਫ਼ੁਰਮਾਉਂਦੇ ਹਨ ਕਿ ਪੰਥਰਚਣ ਦੀ ਖ਼ਾਤਰ ਹੀ ਤਾਂ ਸਾਨੂੰ ਅਕਾਲ ਪੁਰਖ ਜੀ ਨੇ 
ਆਪਣਾ ਪੁੱਤਰ ਬਣਾ ਕੇ ਸੰਸਾਰ ਵਿੱਚ ਭੇਜਿਆ ਹੈ: ਅਕਾਲ ਪੁਰਖ ਬਾਚ ॥ ਮੈਂ ਅਪਨਾ ਸੁਤ ਤੋਹਿ ਨਿਵਾਜਾ ॥ ਪੰਥ ਪੁਚੁਰ 
ਕਰਬੇ ਕੋ ਸਾਜਾ ॥ 





1628 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਇਸ ਅਕਾਲੀ ਹੁਕਮ ਤੋਂ ਬਾਅਦ ਅੱਗੋਂ ਗੁਰੂ ਸਾਹਿਬ ਜੀ ਨੇ ਬਚਨ ਕਿਹਾ: ਠਾਢ ਭਯੋ ਮੈਂ ਜੋਰਿ ਕਰ ਬਚਨ ਕਹਾ ਸਿਰ 
ਨਯਾਇ ॥ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ ॥ " ਉਪ੍ਰੋਕਤ ਗੁਰੂ ਬਚਨਾਂ ਵਿੱਚ ਸਪੱਸ਼ਟ ਹੈ ਕਿ ਅਕਾਲ ਪੁਰਖ ਜੀ 
ਦੇ ਹੁਕਮ ਅਨੁਸਾਰ ਪੰਥ ਸਾਜਣ ਲਈ ਗੁਰੂ ਜੀ ਜਗਤ ਵਿੱਚ ਆਏ ਤੇ ਆਉਣ ਤੋਂ ਪਹਿਲਾਂ ਪੰਥ ਚਲਾਉਣ ਲਈ ਸਹਾਇਤਾ ਵੀ 
ਉਸੇ ਅਕਾਲ ਪੁਰਖ ਪਾਸੋਂ ਮੰਗੀ ਹੈ। ੫. ਆਪਣੇ ਬਾਅਦ ਪੰਥ ਨੂੰ ਜਿਸ ਗੁਰੂ ਦੇ ਲੜ ਲਾਇਆ, ਉਸ ਬਾਰੇ ਹਜ਼ੂਰ ਦੇ ਬਚਨ ਹਨ: 
ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ। ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਜੋ ਗ੍ਰੰਥ। ਗੁਰੂ ਗੁੰਥ ਜੀ ਮਾਨਯੋ ਪ੍ਰਗਟ ਗੁਰਾਂ 
ਕੀ ਦੇਹ। ਜੋ ਪ੍ਰਭ ਕੋ ਮਿਲਯੋ ਚਹੈ ਖੋਜ ਸ਼ਬਦ ਮੈਂ ਲੇਹ। ਪਾਠਕ ਦੇਖ ਸਕਦੇ ਹਨ ਕਿ ਉਕਤ ਗੁਰੂ ਬਚਨਾਂ ਵਿੱਚ ਦੁਰਗਾ ਦਾ ਕਿਤੇ 
ਨਾਮ ਮਾਤ੍ਰ ਵੀ ਜ਼ਿਕਰ ਨਹੀਂ ਹੈ। 

ਇਤਿਹਾਸਕ ਪੱਖ 

੧. ਸਿੱਖ ਇਤਿਹਾਸ ਸਬੰਧੀ ਮਿਲਦੀਆਂ ਤਕਰੀਬਨ ਸਾਰੀਆਂ ਹੀ ਪੁਸਤਕਾਂ ਵਿੱਚ ਉਹਨਾਂ ਦੇ ਲੇਖਕਾਂ ਨੇ ਸ੍ਰੀ ਗੁਰੂ 
ਨਾਨਕ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਦੇਵੀ ਝਾੜੂ ਦੇਂਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿਖਾਈ ਹੈ। ਮੈਲਸੀਹਾਂ ਪਿੰਡ ਦੇ 
ਦੇਵੀ ਭਗਤ ਭਾਈ ਭਗੀਰਥ ਜੀ ਨੂੰ ਦੇਵੀ ਪ੍ਰਗਟ ਹੋ ਕੇ ਆਖਦੀ ਹੈ ਕਿ ਜੇ ਤੈਂ ਮੁਕਤੀ ਲੈਣੀ ਹੈ, ਤਾਂ ਇਥੋਂ ਨੇੜੇ ਹੀ ਸੁਲਤਾਨਪੁਰ 
ਵਿੱਚ ਗੁਰੂ ਨਾਨਕ ਜੀ ਪਾਸ ਜਾ ਕੇ ਉਨ੍ਹਾਂ ਦਾ ਸਿੱਖ ਬਣ ਕੇ ਸੇਵਾ ਕਰ। ਉਹ ਪ੍ਰਮੇਸ਼ਰਰੂਪ ਹਨ, ਤੇਰੀ ਮੁਕਤੀ ਕਰ ਦੇਣਗੇ। 
ਦਬਿਸਤਾਨਿ-ਮਜ਼ਾਹਬ ਦਾ ਲੇਖਕ ਲਿਖਦਾ ਹੈ ਕਿ ਇਕ ਭੈਰੋਂ (ਜਾਂ ਫੇਰੂ) ਨਾਮੇ ਸਿੱਖ ਨੇ ਦੇਵੀ ਦੀ ਮੂਰਤਿ ਦਾ ਨੱਕ ਵੱਢ ਦਿੱਤਾ 
ਸੀ। ਫਿਰ ਨੌਵੇਂ ਪਾਤਸ਼ਾਹ ਦਾ ਮੁਕਾਬਲਾ ਕਰਨੋ ਦੇਵੀ ਆਪਣੀ ਅਸਮੁਥਾ ਪਰਗਟ ਕਰਦੀ ਹੈ। ੨. ਦਸਮ ਪਾਤਸ਼ਾਹ ਜੀ ਨੇ ਆਪ 
ਜਾਂ ਉਹਨਾਂ ਦੇ ਕਿਸੇ ਸਮਕਾਲੀ ਕਵੀ ਨੇ ਦੁਰਗਾ ਪ੍ਰਗਟਾਣ ਦੇ ਪ੍ਰਸੰਗ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਘੇਰੇ ਵਿੱਚ ਗੁਰੂ 
ਸਾਹਿਬ ਜੀ ਦੀ ਬਾਣੀ, ਖ਼ਾਸ ਕਰ ਕੇ ਬਚਿੱਤ੍ਰ ਨਾਟਕ ਤੇ ਬਾਕੀ ਸਾਰਾ ਦਸਮ ਗ੍ਰੰਥ, ਸਮਕਾਲੀ ਕਵੀਆਂ ਤੇ ਲੇਖਕਾਂ ਵਿੱਚ ਭਾਈ 
ਨੰਦ ਲਾਲ ਜੀ ਗੋਯਾ, ਔਰੰਗਜ਼ੇਬ ਦਾ ਅਖ਼ਬਾਰ ਨਵੀਸ, ਭਾਈ ਮਨੀ ਸਿੰਘ ਜੀ ਤੇ ਹਜ਼ੂਰੀ ਕਵੀ ਸੈਨਾਪਤਿ ਜੀ (ਲੇਖਕ ਸ੍ਰੀ ਗੁਰ 
ਸੋਭਾ) ਆ ਜਾਂਦੇ ਹਨ। ੩. ਸਤਿਗੁਰਾਂ ਦੇ ਜੋਤੀ ਜੋਤਿ ਸਮਾਉਣ (੧੭੬੫ ਬਿ:) ਤੋਂ ੪੩ ਸਾਲ ਬਾਅਦ ਭਾਵ ੧੮੦੮ ਬਿ: ਤੱਕ 
ਦੇ ਲੇਖਕਾਂ ਵਿੱਚੋਂ ਕਿਸੇ ਇਕ ਨੇ ਵੀ ਦੁਰਗਾ ਪ੍ਰਗਟਾਣ ਦੇ ਪ੍ਰਸੰਗ ਦਾ ਇਸ਼ਾਰਾ ਤੱਕ ਨਹੀਂ ਕੀਤਾ। ਇਸ ਸਮੇਂ ਦੇ ਲੇਖਕ ਹਨ- 
ਕਵਿ ਸੈਨਾਪਤਿ ਅਤੇ ਮਹਿਮਾ ਪੁਕਾਸ਼ ਵਾਰਤਕ (੧੭੯੮ ਬਿ:) ਦਾ ਲੇਖਕ। ੪. ੧੮੦੮ ਬਿ: ਤੋਂ ੧੯੪੬ ਬਿ: ਦੇ ਵਿਚਕਾਰ 
ਦੇ ਲੇਖਕਾਂ, ਜਿਨ੍ਹਾਂ ਵਿੱਚ ਭਾਈ ਮਨੀ ਸਿੰਘ ਮਤ ਵਖਯਾਨ, ਮਹਿਮਾ ਪ੍ਰਕਾਸ਼ ਛੰਦਾ ਬੰਦੀ (੧੮੩੩ ਬਿ:) ਦਾ ਕਰਤਾ ਬਾਵਾ ਸਰੂਪ 
ਦਾਸ ਜੀ ਭੱਲਾ। ਵਾਰ ਭਗਉਤੀ ਪਾ: ੧੦ (੧੮੪੪ ਬਿ:) ਲੇਖਕ ਭਾਈ ਗੁਰਦਾਸ ਜੀ ਦੂਜਾ। ਸੌ ਸਾਖੀ (੧੮੯੦-੯੪), ਗੁਰ 
ਬਿਲਾਸ ਪਾ: ੧੦ (੧੮੫੪ ਬਿ:) ਭਾਈ ਸੁੱਖਾ ਸਿੰਘ ਜੀ। ਸ੍ਰੀ ਗੁਰ ਪ੍ਰਤਾਪ ਸੂਰਜ (੧੯੦੦ ਬਿ:) ਭਾਈ ਸੰਤੋਖ ਸਿੰਘ ਜੀ, 
ਪੰਥ ਪ੍ਰਕਾਸ਼ (੧੮੯੮ ਬਿ:) ਰਤਨ ਸਿੰਘ ਜੀ ਭੰਗੂ। ਸ੍ਰੀ ਗੁਰ ਪੰਥ ਪ੍ਰਕਾਸ਼ (੧੯੩੬ ਬਿ:) ਗਿਆਨੀ ਗਿਆਨ ਸਿੰਘ ਜੀ। 
ਗੁਰਮਤਿ ਨਿਰਣਯ ਸਾਗਰ (੧੯੪੪ ਬਿ:) ਪੰਡਿਤ ਤਾਰਾ ਸਿੰਘ ਜੀ। ਗੁਰੂ ਸਿਧਾਂਤ ਪਾਰਿਜਾਤ ਸੰਸਕ੍ਰਿਤ (੧੯੪੧ ਬਿ:) 
ਪੰਡਿਤ ਹਰਾ ਸਿੰਘ ਜੀ। ਗੁਰ ਸਿੱਖਿਆ ਪ੍ਰਭਾਕਰ (੧੯੪੬ ਬਿ:) ਪੰਡਿਤ ਸਾਧੂ ਸਿੰਘ ਜੀ ਆਦਿ ਲੇਖਕ ਆ ਜਾਂਦੇ ਹਨ। ਇਨ੍ਹਾਂ 
ਉਪਰੋਕਤ ਸਾਰੇ ਲੇਖਕਾਂ ਨੇ ਦੇਵੀ ਪ੍ਰਗਟਾਣ ਦਾ ਪ੍ਰਸੰਗ ਕਿਸੇ ਵਿਸਥਾਰ ਨਾਲ ਤੇ ਕਿਸੇ ਨੇ ਸੰਖੇਪ ਕਰ ਕੇ ਦਿੱਤਾ ਹੈ। ਇਨ੍ਹਾਂ ਸਾਰੇ 
ਲੇਖਕਾਂ ਨੇ ਇਸ ਪ੍ਰਸੰਗ ਦੇ ਮੂਲ ਸੋਮੇ ਦਾ ਕੋਈ ਥਹੁ ਪਤਾ ਨਹੀਂ ਦਿੱਤਾ, ਨਾ ਹੀ ਪ੍ਰਸੰਗ ਦੀਆਂ ਘਟਨਾਵਾਂ ਇਕਸਾਰ ਹਨ। 
ਕਈਆਂ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਕੌਤਿਕ ਵਾਸਤੇ ਦੇਵੀ ਪ੍ਰਗਟ ਕੀਤੀ ਤੇ ਕਈ ਇਸ ਨੂੰ ਸੁਣੀ ਸੁਣਾਈ ਵਾਰਤਾ ਦੱਸਦੇ 
ਹਨ, ਜਿਸ ਤੋਂ ਇਹ ਪੁਸੰਗ ਕਲਪਿਤ ਸਿੱਧ ਹੋ ਜਾਂਦਾ ਹੈ। ਗਿਆਨੀ ਗਿਆਨ ਸਿੰਘ ਜੀ- ਜਿੱਥੋਂ ਤੱਕ ਇਸ ਪੁਸੰਗ ਦੇ ਲਿਖਣ ਦਾ 
ਗਿਆਨੀ ਗਿਆਨ ਸਿੰਘ ਜੀ ਨਾਲ ਸਬੰਧ ਹੈ, ਖੋਜ ਕੀਤਿਆਂ ਤਿੰਨ ਗੱਲਾਂ ਸਾਹਮਣੇ ਆਈਆਂ ਹਨ - ੧. ਗਿਆਨੀ ਜੀ ਇਸ ਸ੍ਰੀ 
ਗੁਰੁ ਪੰਥ ਪ੍ਰਕਾਸ਼ ਪੁਸਤਕ ਨੂੰ ਜੋ ਅਸੀਂ ਛਾਪਰਹੇ ਹਾਂ, ਸ੍ਰੀ ਗੁਰ ਪੂਤਾਪ ਸੂਰਜ ਦਾ ਹੀ ਸੰਖੇਪਰੂਪ ਦੱਸਰਹੇ ਹਨ। ਗੁਰ ਪਰਤਾਪ 
ਸੂਰਜੈ ਕੇਰੋ। ਕੀਨ ਸੰਛੇਪ ਕਥਾ ਭਲ ਹੇਰੋ। (ਦੇਖੋ ਸ੍ਰੀ ਗੁ. ਪੰ: ਪੁ: ਉ: ਬਿ: ੨ ਅੰ: ੨੭) ਅੰਮ੍ਰਿਤਸਰ ਐਡੀਸ਼ਨ ਦੇ 
ਅੰਤ ਵਿੱਚ ਗਿਆਨੀ ਜੀ ਵੱਲੋਂ ਇਕ ਇਸ਼ਤਿਹਾਰ ਛਪਿਆ ਹੋਇਆ ਹੈ, ਜਿਸ ਦੀ ਹੂਬਹੂ ਨਕਲ ਅਸੀਂ ਪਿੱਛੇ ਪੰਨਾ ੧੫੪੬ 
ਉੱਪਰ ਛਾਪ ਆਏ ਹਾਂ। ਉਸ ਵਿੱਚ ਵੀ ਐਉਂ ਜ਼ਿਕਰ ਆਉਂਦਾ ਹੈ ਕਿ 'ਤਦ ਮੈਂ ਨੇ ਦੀਵਾਨ ਬੂਟਾ ਸਿੰਘ ਲਾਹੌਰ ਦੇ ਕਹਨ ਪਰ 
ਉਸੇ ਤਰ੍ਹਾਂ ਸੰਛੇਪ ਕਰਨਾ ਸ਼ੁਰੂ ਕੀਤਾ ਔਰ ਦੀਵਾਨ ਬੂਟਾ ਸਿੰਘ ਛਪਵਾਨੇ ਲਗਾ ਜਿਸ ਕਾ ਨਾਮ ਹਮ ਨੇ ਸੰਛੇਪ ਸੂਰਜ ਪ੍ਰਕਾਸ਼ 
ਰਖਨਾ ਥਾ। ਇਨ੍ਹਾਂ ਦੋ ਉਪ੍ਰੋਕਤ ਲਿਖਤਾਂ ਤੋਂ ਸਿੱਧ ਹੋ ਗਿਆ ਕਿ ਦੇਵੀ ਪਗਟਾਣ ਆਦਿ ਗੁਰਮਤਿ ਸਿਧਾਂਤ ਵਿਰੋਧੀ ਵਾਕਿਆਤ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1629 


ਜ਼ਿਆਦਾਤਰ ਸ੍ਹੀ ਗੁਰ ਪ੍ਰਤਾਪ ਸੂਰਜ 'ਚੋਂ ਹੀ ਗਿਆਨੀ ਜੀ ਨੇ ਲਏ ਹਨ। ਚੂੰਕਿ ਗਿਆਨੀ ਜੀ ਗੁਰ ਪ੍ਰਤਾਪ ਸੂਰਜ ਗੁੰਥ ਦਾ ਸੰਖੇਪ 
ਕਰ ਰਹੇ ਸਨ, ਇਸ ਲਈ ਉਨ੍ਹਾਂ ਨੇ ਆਪਣੀ ਖੋਜ ਅਨੁਸਾਰ ਪੁਣ ਛਾਣ ਕਰਨ ਤੋਂ' ਬਿਨਾਂ ਹੀ ਉਸ ਦਾ ਸੰਖੇਪ ਕਰ ਦਿੱਤਾ ਹੈ। 

ਤੀ ਦੂਜਾ ਗਿਆਨੀ ਜੀ ਰਚਿਤ ਸੀ ਗੁਰ ਪੰਥ ਪ੍ਰਕਾਸ਼ ਦਾ ਅਧਾਰ ਸ: ਰਤਨ ਸਿੰਘ ਭੰਗੂ ਰਚਿਤ ਪੰਥ ਪ੍ਰਕਾਸ਼ ਹੈ, ਜਿਸ 
ਦਾ ਜ਼ਿਕਰ ਗਿਆਨੀ ਜੀ ਦੂਜੇ ਅਤੇ ਤੀਜੇ ਬਿਸ੍ਰਾਮ 'ਚ ਕਰ ਆਏ ਹਨ। ਸ: ਰਤਨ ਸਿੰਘ ਜੀ ਤੋਂ ਪੰਥ ਪ੍ਰਕਾਸ਼ ਤੇ ਬੂਟੇ ਸ਼ਾਹ 
ਮੌਲਵੀ ਤੋਂ ਸਿੱਖਾਂ ਦੀ ਤਵਾਰੀਖ਼ ਫਾਰਸੀ ਵਿੱਚ ਲਿਖਵਾ ਕੇ ਕੈਪਟਨ ਮਰੇ ਨੇ ਕਰਨਲ ਅਕਟਰ ਲੋਨੀ ਨੂੰ ਦਿਖਾਈਆਂ ਤਾਂ ਦੋਵੇਂ 
ਪੁਸਤਕਾਂ ਦੋਹਾਂ ਅੰਗ੍ਰੇਜ਼ ਅਫ਼ਸਰਾਂ ਨੇ ਪੁਵਾਣ ਕਰ ਕੇ ਦਫ਼ਤਰ 'ਚ ਰੱਖ ਲਈਆਂ: ਦਫਤ੍ਰ ਮਾਂਹਿ ਰਖਾਈ ਦੋਈ। ਸੋਈ ਜੁਗ, ਨੈਨਨ 
ਹਮ ਜੋਈ ॥ ਦੁਹੂੰ ਬੀਚ ਤੇ ਲੈ ਬਹੁ ਸਾਖੀ। ਏਸ ਗੁੰਥ ਮੈਂ ਸਬ ਹਮ ਰਾਖੀ॥ (ਸ੍ਰੀ ਗੁ: ਪੰ: ਪ੍ਰ: ਪੂ: ਬਿ: ੨ ਅੰ: ੧੯-੨੦) 
ਆਪਣੇ ਵੱਲੋਂ ਪੁਸੰਗ ਅਰੰਭ ਕਰਨ ਲੱਗਿਆਂ ਆਪਣੀ ਨਿੰਮੁਤਾ ਦਾ ਪੁਗਟਾਵਾ ਕਰਨ ਤੋਂ ਬਾਦ ਕਵੀ ਜੀ ਲਿਖਦੇ ਹਨ - ਗੁਰ ਘਰ 
ਕੀ ਅਤਿ ਗਾਥ ਮਹਾਨੈ। ਨਹਿਂ ਸਰਬੱਗਯ ਜੋ ਹਮ ਸਭਿ ਜਾਨੇ। ਜੇਤਿਕ ਸੁਨੀ ਪਿਖੀ ਹਮ ਕਥਾ। ਕਹੀ ਜਥਾਮਤ ਤੁਮ ਢਿਗ ਤਥਾ 
॥੧੩॥ ਅਰ ਪੁਨਰਤਨ ਸਿੰਘ ਜੋ ਗਾਈ। ਸੋ ਸਭਿ ਗਾਥਾ ਲਿਖੋ ਬਨਾਈ। ਜੇਤਿਕ ਸ੍ਰਾਲ ਰਤਨ ਸਿੰਘ ਪਾਸ। ਮਰੀ ਫਿਰੰਗੀ 
ਕੀਨੇ ਖਾਸ ॥੧੪॥ ਸੋ ਸਭਿ ਯਹਾਂ ਹੋਹਿੰਗੇ ਨੀਕੇ। ਸਿੰਘ ਪੰਥ ਹਿਤ ਜਾਨੋ ਠੀਕੇ। (ਸ੍ਰੀ ਗੁ: ਪੰ: ਪੁ: ਪੂ: ਬਿ: ੨ ਅੱ: ੧੩ ਤੋਂ 
੧੫) ਗ੍ਰੰਥ ਪੰਥ ਪਰਕਾਸ਼ ਰਤਨ ਸਿੰਘ ਕੀਨ ਜੋ। ਸਾਖੀ ਅਧਿਕ ਬਟੋਰੀ ਪਾਵਨ ਪੀਨ ਜੋ। ਸੋ ਹਮ ਤਿਸ ਕਾ ਧਰ ਕਰਿ ਉਰਿ 
ਉਪਕਾਰ ਵਰ। ਹੋ ਗ੍ਰੰਥ ਰਚਿਤ ਹੋਂ ਨਯੋ ਤਾਂਹਿਂ ਜੋਹਾਰ ਕਰਿ। (ਸ੍ਰੀ ਗੁ: ਪੰ: ਪੁ: ਪੂ: ਬਿ: ੨ ਅੰ: ੪੬) ਉਪ੍ਰੋਕਤ ਲਿਖਤਾਂ ਤੋਂ 
ਸਪੱਸ਼ਟ ਹੈ ਕਿ ਗਿਆਨੀ ਜੀ ਨੇ ਸ: ਰਤਨ ਸਿੰਘ ਜੀ ਰਚਿਤ ਪੰਥ ਪੁਕਾਸ਼ ਦੀਆਂ ਜਿੱਥੇ ਸਾਰੀਆਂ ਸਾਖੀਆਂ ਲਿਖੀਆਂ ਹਨ, ਉਥੇ 
ਕੈਪਟਨ ਮਰੀ ਦੇ ਸਵਾਲਾਂ ਦੇ ਜੋ ਜਵਾਬ ਸ: ਰਤਨ ਸਿੰਘ ਜੀ ਨੇ ਦਿੱਤੇ ਹਨ ਉਹ ਵੀ ਸਾਰੇ ਸ੍ਰਾਲ ਜਵਾਬ ਆਪਣੇ ਸ੍ਰੀ ਗੁਰੁ ਪੰਥ 
ਪ੍ਰਕਾਸ਼ ਵਿੱਚ ਲਿਖੇ ਹਨ। ਉਨ੍ਹਾਂ ਹੀ ਵਿੱਚੋਂ ਦੇਵੀ ਦੇ ਪ੍ਰਗਟਾਣ ਦੇ ਸਬੰਧ ਵਿੱਚ ਮਰੀ ਵੱਲੋਂ ਪ੍ਰਸ਼ਨ ਹੈ ਤੇ ਸੁ: ਰਤਨ ਸਿੰਘ ਜੀ ਵੱਲੋਂ 
ਰਚਿਤ ਪ੍ਰਾਚੀਨ ਪੰਥ ਪੁਕਾਸ਼ 'ਚ ਦੁਰਗਾ ਪ੍ਰਗਟਾਣ ਦਾ ਪੁਸੰਗ ਨਹੀਂ ਹੈ। ਹੋ ਸਕਦਾ ਹੈ ਕਿ ਗਿਆਨੀ ਜੀ ਦੇ ਸੀ ਗੁਰੁ ਪੰਥ ਪ੍ਰਕਾਸ਼ 
ਤੇ ਤਵਾਰੀਖ਼ ਗੁਰੂ ਖਾਲਸਾ ਵਾਂਗ ਪ੍ਰਾਚੀਨ ਪੰਥ ਪ੍ਰਕਾਸ਼ ਵੀ ਸੁਸਾਇਟੀ ਨੇ ਆਖੇਪ ਕਰ ਕੇ ਹੀ ਛਾਪਿਆ ਹੋਵੇ। ੨. ਸ੍ਰੀ ਗੁਰੁ ਪੰਥ 
ਪ੍ਰਕਾਸ਼ ਦੀ ਪਹਿਲੀ ਐਡੀਸ਼ਨ ੧੯੩੬ ਬਿ: ਵਿੱਚ ਦਿੱਲੀ ਅਤੇ ਦੂਜੀ ੧੯੪੬ ਬਿ: ਵਿੱਚ ਲਾਹੌਰ ਤੇ ਤੀਜੀ ੧੯੪੬ ਬਿ: ਨੂੰ 
ਅੰਮ੍ਰਿਤਸਰ ਵਿੱਚ ਛਪੀ। ਇਨ੍ਹਾਂ ਤੋਂ ਬਾਅਦ ੧੯੪੮ ਬਿ: ਵਿੱਚ ਤਵਾਰੀਖ਼ ਗੁਰੂ ਖਾਲਸਾ (ਵਾਰਤਕ ਭਾਗ ਪਹਿਲਾ) ਜੋ ਗਿਆਨੀ 
ਗਿਆਨ ਸਿੰਘ ਜੀ ਨੇ ਆਪ ਸਿਆਲਕੋਟ ਵਿੱਚ ਛਪਵਾਈ ਸੀ, ਜਿਸ ਵਿੱਚ ਉਨ੍ਹਾਂ ਨੇ ਇਸ ਹੋਮ ਤੇ ਦੇਵੀ ਪੁਗਟਾਣ ਬਾਰੇ ਆਪਣੇ 
ਵਿਚਾਰ ਪ੍ਰਗਟ ਕਰਦਿਆਂ ਐਉਂ' ਲਿਖਿਆ ਹੈ: "ਇਹ ਹੋਮ ਚੇਤ ਸੁਦੀ ੫ ਸੰ: ੧੭੫੪ ਨੂੰ ਸ਼ੁਰੂ ਹੋਯਾ॥ ਜਦ ਬਰਸਰੋਜ਼ ਪੂਰਾ 
ਹੋਯਾ ਤੇ ਚੇਤ ਸੁਦੀ ੮ ਸੰ: ੧੭੫੫ ਦਾ ਦਿਨ ਆਯਾ ਤਾਂ ਪੁੱਛਯਾ ਕਿ ਪੰਡਿਤ ਜੀ ਦੇਵੀ ਕਦ ਪੁਗਟ ਹੋਵੇਗੀ ਤਾਂ ਬ੍ਰਾਹਮਣ ਨੇ 
ਆਖਤਜਾ ਜੇ ਕੁਲੀਨ ਪਵਿੱਤਰ ਪੁਰਸ਼ ਦਾ ਹੋਮ ਇਸ ਵਕਤ ਕਰਨਾ ਚਾਹੀਏ ਤਾਂ ਪਰਗਟ ਹੋਵੇਗੀ। ਗੁਰੂ ਜੀ ਨੇ ਬਚਨ ਕੀਤਾ ਕਿ ਤੇਰੇ 
ਨਾਲੋਂ ਹੋਰ ਕੌਣ ਪਵਿੱਤਰ ਕੁਲੀਨ ਹੋਣਾ ਹੈ, ਤੇਰੀ ਹੀ ਭੇਟਾ ਕਰਾਂਗੇ ਤੇ ਜਦ ਦੇਵੀ ਪ੍ਰਗਟ ਹੋਵੇਗੀ ਤਾਂ ਅਸੀਂ ਕਹਾਂਗੇ ਕਿ ਪਹਿਲੇ 
ਸਾਡਾ ਪੰਡਿਤ ਜੀਵੇ ਤਾਂ ਅਸੀਂ ਪੰਡਿਤ ਨੂੰ ਪੁੱਛ ਕੇ ਵਰ ਮੰਗਾਂਗੇ। ਪੰਡਿਤ ਨੇ ਭੈ ਖਾ ਕੇ ਆਖਯਾ ਮੈਂ ਨਦੀ ਇਸ਼ਨਾਨ ਕਰ ਆਵਾਂ, 
ਤੁਸੀਂ ਹੋਮ ਕਰੋ, ਮੰਤ੍ਰ ਪੜ੍ਹੋ। ਏਹ ਕਹਿ ਕੇ ਪੰਡਿਤ ਜੀ ਤਾਂ ਪੱਤ੍ਹਾ ਵਾਚ ਗਏ। ਯਥਾ ਵਾਕ ਭਾਈ ਮਨੀ ਸਿੰਘ ਜੀ: 'ਜਦ ਹੋਮ ਪੂਰਾ 
ਹੋਣ ਉੱਤੇ ਆਯਾ ਤਾਂ ਪੰਡਿਤਾਂ ਨੇ ਸਭ ਦੇਸ਼ਾਂ ਦੇ ਬ੍ਰਾਹਮਣਾਂ ਨੂੰ ਨਯੋਤੇ ਭੇਜ ਦਿੱਤੇ ਤੇ ਗੁਰੂ ਜੀ ਨੂੰ ਆਖਜਾ ਦੇਵੀ ਦੇ ਹੋਮ ਵਾਸਤੇ ਤੁਸਾਂ 
ਕੋਈ ਪਵਿੱਤ੍ਰ ਕੁਲੀਨ ਪੁਰਖ ਤਯਾਰਰਖਣਾ॥ ਤਿਸ ਪਿੱਛੋਂ ਬੂਹਮ ਭੋਜ ਬ੍ਰਾਹਮਣਾਂ ਨੂੰ ਖਵਾਉਣਾ। ਗੁਰੂ ਜੀ ਨੇ ਬਚਨ ਕੀਤਾ, 
ਪੰਡਿਤਾ ਅਸੀਂ ਤੈਨੂੰ ਹੀ ਹੋਮ ਦੇਵਾਂਗੇ, ਤੇਰੇ ਨਾਲੋਂ ਹੋਰ ਪਵਿੱਤਰ ਕੁਲੀਨ ਪੁਰਖ ਚੰਗਾ ਕੌਣ ਹੈ॥ ਤੇ ਜਿਤ ਵੇਲੇ ਦੇਵੀ ਪ੍ਰਤੱਖ ਹੋਈ 
ਤਾਂ ਅਸੀਂ ਕਹਾਂਗੇ ਇਹ ਸਾਡਾ ਪੰਡਿਤ ਜੀਵੇ ਤੇ ਜੋ ਏਹ ਕਹੇ ਸੋ ਅਸੀਂ ਵਰ ਮੰਗਾਂਗੇ ਤਾਂ ਪੰਡਿਤ ਨੇ ਭੈਮਾਨ ਹੋ ਕੇ ਕਹਯਾ ਮੈਂ 
ਇਸ਼ਨਾਨ ਕਰ ਆਵਾਂ ਤੇ ਤੁਸੀਂ ਹੋਮ ਕਰੋਂ, ਮੰਤ੍ਰ ਪੜ੍ਹੋ ਜਦ ਪੰਡਿਤ ਆਯਾ ਤਾਂ ਗੁਰੂ ਜੀ ਨੇ ਸਭ ਸਾਮਾਨ ਹੋਮ ਦਾ ਜੋ ਬਚਯਾ ਹੋਯਾ 
ਸੀ, ਇੱਕੇ ਵਾਰੀ ਅੱਗ ਵਿੱਚ ਪਾ ਦਿੱਤਾ ਤੇ ਆਪ ਤਲਵਾਰ ਲੈ ਕੇ ਖੜ੍ਹੇ ਹੋ ਗਏ॥ ਸਬ ਸਮੱਗ੍ਰੀ ਦੇ ਇਕੇ ਵਾਰੀ ਪੈ ਜਾਣੇ ਕਰ 
ਪਹਾੜ ਦੀ ਚੋਟੀ ਪਰ ਬਹੁਤ ਭਾਰੀ ਪੁਕਾਸ਼ ਹੋ ਗਿਆ ਜਿਸ ਪੁਕਾਸ਼ ਨੰ ਦੂਰੋਂ ਦੂਰੋਂ ਲੋਕਾਂ ਨੇ ਦੇਖ ਕੇ ਖਯਾਲ ਕੀਤਾ ਕਿ ਦੇਵੀ ਪੁਗਟ 
ਹੋਈ ਹੈ, ਉਸੇ ਦਾ ਪ੍ਰਕਾਸ਼ ਹੈ। ਓਸ ਵਕਤ ਜਿਨ੍ਹਾਂ ਲੋਗਾਂ ਨੇ ਆ ਕੇ ਪੁਛਯਾ ਕਿ ਦੇਵੀ ਪ੍ਰਗਟ ਹੋਈ ਹੈ? ਤਾਂ ਮਹਾਰਾਜ ਨੇ ਤਲਵਾਰ 
ਹੱਥ ਵਿੱਚ ਲਏ ਹੋਏ ਬਚਨ ਕੀਤਾ ਕਿ ਹਾਂ (ਇਹ) ਦੇਵੀ ਪ੍ਰਗਟ ਹੋਈ ਹੈ। (ਦੇਖੋ ਤਵਾਰੀਖ਼ ਗੁਰੂ ਖਾਲਸਾ ਭਾਗ ਪਹਿਲਾ ਪੰਨਾ 





1630 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੩੦੨-੩)।' ਗਿਆਨੀ ਜੀ ਦੇ ਲਿਖੇ ਉਪਰੋਕਤ ਵਿਚਾਰਾਂ ਤੋਂ ਏਥੇ ਆਇਆ ਦੁਰਗਾ ਪੁਗਟਾਣ ਦਾ ਪਰਸੰਗ ਆਪਣੇ ਆਪ ਹੀ 
ਖੰਡਨ ਹੋ ਜਾਂਦਾ ਹੈ। ਕਿਉਂਕਿ ਇਹ ਪਰਸੰਗ ਸ੍ਰੀ ਗੁਰ ਪੰਥ ਪ੍ਰਕਾਸ਼ ਅੰਮ੍ਰਿਤਸਰ ਐਡੀਸ਼ਨ 'ਚ ੧੯੪੬ ਬਿ: 'ਚ ਛਪਿਆ ਹੈ ਤੇ 
ਉਸ ਤੋਂ ਸਿਰਫ਼ ਦੋ ਸਾਲ ਬਾਅਦ ੧੯੪੮ ਬਿ: ਵਿੱਚ ਤਵਾਰੀਖ਼ ਗੁਰੂ ਖ਼ਾਲਸਾ ਦਾ ਉਪਰਲਾ ਲੇਖ ਛਪਿਆ ਹੈ, ਜਿਸ ਤੋਂ ਸਾਬਤ 
ਹੋ ਜਾਂਦਾ ਹੈ ਕਿ ਗੁਰੂ ਜੀ ਨੇ ਇਹ ਹੋਮ ਦਾ ਸਾਰਾ ਆਡੰਬਰ ਤੇ ਖ਼ਰਚ ਸਿਰਫ਼ ਬ੍ਰਹਮਣਾਂ ਦੇ ਪਖੰਡ ਜਾਲ ਨੂੰ ਤੋੜਨ ਵਾਸਤੇ ਹੀ 
ਕੀਤਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਇਨ੍ਹਾਂ ਬ੍ਰਹਮਣਾਂ ਨੂੰ ਚੰਗੀ ਤਰ੍ਹਾਂ ਝੂਠੇ ਕਰ ਕੇ ਪੰਥ ਦੇ ਗਲੋਂ ਲਾਹਿਆ ਜਾਵੇ। ੧੮੦੮ ਬਿ: 
ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਹੀ ਪਹਿਲੇ ਖੋਜੀ ਲੇਖਕ ਹਨ ਜਿਨ੍ਹਾਂ ਭਾਈ ਮਨੀ ਸਿੰਘ ਜੀ ਦੀ ਲਿਖਤ ਦਾ ਹਵਾਲਾ ਦੇ 
ਕੇ ਦੇਵੀ ਪ੍ਰਗਟਾਣ ਦੇ ਪਰਸੰਗ ਨੂੰ ਸਿਧਾਂਤਕ ਤੇ ਇਤਿਹਾਸਕ ਪੱਖੋਂ ਸਹੀ ਰੂਪ ਵਿੱਚ ਪੇਸ਼ ਕੀਤਾ ਹੈ। ਇਨ੍ਹਾਂ ਤੋਂ ਬਾਅਦ ਦੇ ਸਾਰੇ 
ਲੇਖਕਾਂ ਨੇ ਗਿਆਨੀ ਜੀ ਦੀ ਇਸ ਖੋਜ ਤੇ ਵਿਚਾਰਾਂ ਤੋਂ ਹੀ ਰੌਸ਼ਨੀ ਲਈ ਹੈ ਅਤੇ ਆਪਣੇ ਲੇਖਾਂ ਦਾ ਧੁਰਾ ਗਿਆਨੀ ਜੀ ਵੱਲੋਂ 
ਵਰਨਣ ਕੀਤੇ ਵਿਚਾਰਾਂ ਨੂੰ ਹੀ ਬਣਾਇਆ ਹੈ। ਇਹ ਲੇਖਕ ਹਨ: ਮਿ: ਸੈਕਾਲਫ਼ ਲੇਖਕ 'ਸਿਖ ਰਿਲੀਜਨ' (ਇੰਗਲਿਸ਼) ਸਾਧੂ 
ਗੋਬਿੰਦ ਸਿੰਘ ਜੀ, ਲਾਲਾ ਦੌਲਤਰਾਇ ਲੇਖਕ 'ਸ੍ਰਾਨਹ ਉਮਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ', ਸ੍ਰੀ ਸੁਰੇਂਦਰ ਸ਼ਰਮਾ ਲੇਖਕ ਗੁਰੂ 
ਗੋਬਿੰਦ ਸਿੰਘ (ਹਿੰਦੀ), ਡਾ. ਗੋਕਲ ਚੰਦ 'ਨਾਰੰਗ' ਲੇਖਕ 'ਸਿੱਖੋਂ ਕਾ ਪੁੀਵਰਤਨ', ਗਿਆਨੀ ਦਿੱਤ ਸਿੰਘ ਜੀ ਲੇਖਕ 'ਦੁਰਗਾ 
ਪ੍ਰਬੋਧ' (੧੯੫੬), ਭਾਈ ਕਾਨ੍ਹ ਸਿੰਘ ਜੀ ਨਾਭਾ ਲੇਖਕ ਗੁਰਮਤਿ ਸੁਧਾਕਰ, ਭਾਈ ਸਾਹਿਬ ਡਾ. ਵੀਰ ਸਿੰਘ ਜੀ ਸੰਪਾਦਿਕ ਸ੍ਰੀ 
ਗੁਰ ਪ੍ਰਤਾਪ ਸੂਰਜ। ਇਹ ਤੇ ਹੋਰ ਸਾਰੇ ਨਵੀਨ ਲੇਖਕਾਂ ਨੇ ਤਵਾਰੀਖ਼ ਗੁਰੂ ਖ਼ਾਲਸਾ ਵਿੱਚ ਲਿਖੇ ਭਾਵ ਨੂੰ ਹੀ ਆਪੋ ਆਪਣੇ ਢੰਗ 
ਨਾਲ ਵਰਨਣ ਕੀਤਾ ਹੈ। ਅੰਤ ਵਿੱਚ ਸਿੱਟਾ ਇਹੋ ਹੀ ਨਿਕਲਦਾ ਹੈ ਕਿ ਗੁਰੂ ਜੀ ਨੇ ਕੋਈ ਦੇਵੀ ਪ੍ਰਗਟ ਨਹੀਂ ਕੀਤੀ। ਹੋਰ 
ਵਿਸਥਾਰ ਲਈ ਦੇਖੋ ਗਿਆਨੀ ਦਿੱਤ ਸਿੰਘ ਜੀ ਰਚਿਤ ਪੁਸਤਕ 'ਦੁਰਗਾ ਪ੍ਬੋਧ' (ਸਫ਼ੇ ਪੰਜ ਸੋ) ਤੇ ਭਾਈ ਸਾਹਿਬ ਡਾ. ਵੀਰ 
ਸਿੰਘ ਜੀ ਲਿਖਤ 'ਦੇਵੀ ਪੂਜਨ ਪੜਤਾਲ' ਪੁਸਤਕ ਜੋ ਸੰਪਾਦਿਤ ਸ੍ਰੀ ਗੁਰ ਪ੍ਰਤਾਪ ਸੂਰਜ ਦੇ ਪੰਨਾ ੪੯੬੯ ਤੋਂ ੫੦੨੭ ਪੰਨੇ 'ਤੇ 
ਵੀ ਛਪੀ ਹੋਈ ਹੈ। ਸ੍ਰੀ ਗੁਰ ਪੰਥ ਪ੍ਰਕਾਸ਼ ਵਿੱਚ ਵੀ ਕੁਝ ਅਜਿਹੇ ਉਦਾਹਰਣ ਮੌਜੂਦ ਹਨ ਜਿਨ੍ਹਾਂ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ 
ਕਿ ਗੁਰਮਤਿ ਵਿੱਚ ਦੇਵੀ ਦੀ ਕੀ ਪੁਜ਼ੀਸ਼ਨ ਹੈ। ਇਨ੍ਹਾਂ ਉਦਾਹਰਣਾਂ ਬਾਰੇ ਵਿਸਥਾਰ ਸਹਿਤ ਦੇਖੋ ਇਸੇ ਗ੍ਰੰਥ ਦੇ ਪੰਨਾ ੨੬੮- 
੬੯। 


ਆਏ ਫਿਰ ਬਖਯਾਤ ॥੨੮॥ 
ਜਥਾ ਜੋਗ ਧਨ ਬਹੁਤ ਦੈ, 
ਬਿਦਾ ਕਰੇ ਭੂਦੇਵ'। 'ਬੂਹਮਣ। 
ਧਯਾਇ ਬਿਰਯੋ ਇਤ ਏਵ' ॥੨੯॥ 'ਏਥੇ ਇਸ ਤਰ੍ਹਾਂ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਦੇਵੀ ਬਿਦਤਾਵਨ' ਬਨਨਨੰ 
ਨਾਮ ਸਾਠਵੋਂ ਬਿਸ੍ਰਾਮ ॥੬੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1631 


੬੧੮. [ਸਿੱਖੀ ਪਰਖਣੀ ਅਤੇ ਖਾਲਸਾ ਪੰਥ ਸਾਜਣਾ) 


ਵਾ 04 [04 ਉਵ 
ਕਰ ਧਾਰ ਕੁਵੰਡ ਪੁਚੰਡ ਮਹਾਂ, 
ਬਲਵੰਡ ਅਰੀ ਬਹੁ ਖੰਡ ਸੁਟੇ'। 


ਪਤਿਸ਼ਾਹਿ ਬਜੀਰ ਅਮੀਰਨ ਧੀਰਨ, 
ਬੀਰਨ ਕੇ ਰਦ ਕੀਨ ਖਟੇ'। 


ਤੁਰਕਾਨਨ ਆਨ ਛਕੇ ਸੁ ਛੁਟੇ'। 
ਭਸਰਾ ਅਕ ਜ੍ਹਾਸ ਝੁਰੈਂਹ ਪੁਠੇ' ॥੧॥ 


੯ 


ਦੋਹਰਾ: 
ਮੀਰੀ ਪੀਰੀ ਕੀ ਕਸੀ, 
ਕਟਿ ਤਟ ਜੁਗ ਕਰਵਾਰ'। 


ਤਾਂ ਗੁਰੁ ਕੋ ਕਰਿ ਬੰਦਨਾ, 
ਗਾਥਾ ਕਰੋਂ ਉਚਾਰ ॥੨॥ 
ਦਸਮ ਗੁਰੂ ਬਖਯਾਤ। 

ਰਚਸੋ ਪੰਥ ਜਿਮ ਖਾਲਸਾ, 


ਕਹੋਂ ਤੈਸ ਬ੍ਰਿਤਾਂਤ ॥ ੩॥ 


ਸੈਯਾ: 
ਜਾਂ ਦਿਨ ਤੈਂ ਦੁਰਗਾ ਬਿਦਤਾਵਨ 

ਕੀਨ ਗੁਰੂ, ਤਬਿ ਤੈ ਫਿਰ ਔਰੈਂ। 
ਰੀਤਿ ਗਹੀ ਇਸ ਭਾਂਤਿ ਭਲੈ, 

ਪਰਖੈਂ ਗੁਰੁ ਸਿੱਖਨ ਕੋ ਬਹੁ ਨੌਰੈਂ। 

ਏਕ ਦਿਨੰ ਗੁਰੁ ਲਾਇ ਸਭਾ, 

ਪੁਰਿ ਆਨੰਦ ਮੈਂ ਇਮ ਕੀਨ ਸੁ ਤੌਰੈਂ'। 
ਬੈਠਿ ਸਿੰਘਾਸਨ ਪੈ ਸੁਖਰਾਸ', 


ਹੱਥ ਵਿੱਚ ਬਹੁਤ (ਪ੍ਰਚੰਡ) ਭਾਰੀ ਧਨੁਸ਼ ਪਕੜ ਕੇ, ਬਹੁਤੇ 
ਬਲਵਾਨ ਵੈਰੀ ਟੁਕੜੇ ਕਰ ਸੁੱਟੇ। 


ਪਾਤਸ਼ਾਹ, ਵਜ਼ੀਰਾਂ, ਅਮੀਰਾਂ ਤੇ ਧੀਰਜਵਾਨ ਸੂਰਮਿਆਂ ਦੇ 
ਦੰਦ ਖੱਟੇ ਕਰ ਦਿੱਤੇ। 

ਹੋਸ਼ ਭੁੱਲ ਗਈ। 

'ਜਿਵੇਂ ਮੀਂਹ ਵਰ੍ਹਨ ਨਾਲ ਹਰਿਆਵਲ ਹੋ ਜਾਂਦੀ ਹੈ ਅਤੇ 


ਭੱਸਰਾ (ਹਾਥੀ ਸੁੰਡੀ ਬੂਟੀ) ਅੱਕ ਤੇ ਜਵਾਹਾਂ ਉਲਟੇ ਝੂਲਦੇ 
ਹਨ ਭਾਵ ਸੁੱਕ ਸੜ ਜਾਂਦੇ ਹਨ। 


(ਜਿਸ ਗੁਰੂ ਨੇ) ਬਾਦਸ਼ਾਹੀ ਤੇ ਫ਼ਕੀਰੀ ਦੀਆਂ ਦੋ ਤਲਵਾਰਾਂ 
ਲੱਕ ਨਾਲ ਬੰਨ੍ਹੀਆਂ ਸਨ। 





1632 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਹਯੋ ਸਭਿ ਸਿੱਖਨ ਕੌ ਗੁਰੁ ਗੌਰੈਂ' ॥੪॥ 'ਭਾਰੀ ਗੁਰਾਂ ਨੇ। 

ਹੈ ਦੁਰਗਾ ਸੁਨਿ ਲੇਹੁ ਮਹਾਨੇ। 

ਗੁਰੁ ਸਿੱਖਨ ਕੇ, ਇਮ ਕੀਨ ਸੁਨਾਨੇ”। “ਦੁਰਗਾ ਪ੍ਰਗਟਾਣ ਦਾ ਪ੍ਰਸੰਗ ਤੇ ਦੁਰਗਾ ਦੇ ਰਾਤ ਨੂੰ ਨਿੱਤ 
ਸਤਾਉਣ ਦੀ ਗੱਲ ਨਿਰਮੂਲ ਹੈ। ਦੇਖੋ ਪਿੱਛੇ ਬਿਸਹਾਮ ਨੰ: ੬੦ 
ਦੇ ਅੰਤ ਤੇ " ਨਿਸ਼ਾਨ ਦੀ ਪੈਰ ਟੂਕ। 

ਜੋ ਗੁਰੁ ਸਿੱਖ ਅਹੇ ਸਿਦਕੀ, 

ਅਬਿ ਸੀਸ ਦਿਵੈ ਹਮ ਕੋ ਸੁਖ ਮਾਨੇ। 

ਯੌਂ ਸੁਨ ਕੈ ਸਭਿ ਮੌਨ ਰਹੇ, 

ਮਨ ਮਾਂਹਿ ਡਰੇ ਗੁਰੁ ਜਾਨ ਦਿਵਾਨੇ ॥੫॥ 

ਦੋ ਕਰ ਜੋਰਿ ਪੁਨਾ ਇਕ ਸਿੱਖ, 

ਉਨਜੋ ਗੁਰੁ ਸੰਮੁਖ ਐਸ ਅਲਾਯੋ'। 

ਜਾਂ ਦਿਨ ਤੈ ਹਮ ਸਿੱਖ ਭਏ, 

ਸਿਰ ਤਾਂ ਦਿਨ ਤੈ ਗੁਰੁ ਕੋ ਹੈ ਚਢਾਯੋ। 

ਲੀਜੀਏ ਆਪ ਉਤਾਰ ਹਮਾਰ ਸਿਰੈਂ, 

ਫਿਰ ਕੀਜੀਏ ਜੋ ਮਨ ਭਾਯੋ। 

ਯੌ ਸੁਨ ਕੈ ਗੁਰੁ ਤਾਂਹਿ ਬੁਲਾਇ, 

ਭਲੇ ਮੁਦ ਠਾਨ ਸ਼ਨਾਨ ਕਰਾਯੋ ॥ ੬ ॥ 

ਦੋਹਰਾ: 

ਤੰਬੂ ਇਕ ਬਡ ਪਹਿਲ ਹੀ, 

ਰਾਖਯੋ ਥਾ ਤਨਵਾਇ। 

ਖੁਫੀਆ' ਰਖੇ ਬੰਧਾਇ ॥ ੭ ॥ 

ਸਭਾ ਮੱਧ ਤੇ ਸਿੱਖ ਕੋ, 

ਖੇਮੇ' ਬੀਚ ਲਿਜਾਇ। 

ਬੈਠਾਰਯੋ ਤਿਹ ਕੋ ਤਹਾਂ, 

ਬੁਜੋ' ਦਯੋ ਝਟਕਾਇ ॥੮॥ 

ਚੌਪਈ: 

ਰੁਧਰ ਧਾਰ' ਬਾਹਰ ਤਬਿ ਆਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1633 


ਪਿਖਿ ਸੰਗਤ ਮਨ ਮਹਿਂ ਬਿਸਮਾਈ'। 
ਪੁਨ ਕਲਗੀ ਧਰ ਬਾਹਰ ਆਯੋ। 

ਰੁਧਰ ਭਰਜੋ ਖੰਡਾ ਦਰਸਾਯੋ ॥ ੯ ॥ 
ਪਿਖਿ ਸਭਿ ਸਿੱਖਨ ਮਨਿ ਭੈ ਮਾਨਾ। 
ਕਹੈਂ ਗੁਰੂ ਅਬਿ ਭਯੋ ਦਿਵਾਨਾ। 
ਸਿਦਕੀ ਸਿੱਖਨ ਮਨ ਯਹਿ ਧਾਰਾ। 
ਕੀਨੋ ਗੁਰੁ ਯਹਿ ਸ੍ਰਾਂਗ ਕਰਾਰਾ' ॥ ੧੦॥ 
ਪੁਨ ਸਤਿਗੁਰੁ ਨੈ ਸਭਾ ਮਝਾਰੀ। 

ਪੂਰਬ ਜਿਮ ਨਿਜ ਬਾਨਿ' ਉਚਾਰੀ। 
ਸਿਦਕੀ ਸਿੱਖ ਏਕ ਫਿਰ ਹੋਰੀ'। 

ਉਨਯੋ ਸਭਾ ਤੈ ਦੈ ਕਰ ਜੋਰੀ ॥ ੧੧॥ 
ਤਿਨ ਭੀ ਕਹਜੋ ਸੀਸ ਮੈਂ ਦਯੋ। 

ਜਾਂ ਦਿਨ ਸਿੱਖ ਆਪ ਕਾ ਭਯੋ। 

ਜੋ ਮਰਜੀ ਅਬਿਰਾਵਰ ਕੇਰੀ। 

ਲੇਹੁ ਸੀਸ ਹਮਰੋ ਬਿਨੁ ਦੇਰੀ ॥ ੧੨॥ 
ਧੰਨ ਜਨਮ ਤਿਸ ਜਨ ਕਾਂ ਹੋਈ। 

ਗੁਰ ਹਿਤ ਸੀਸ ਦੇਤ ਨਿਜ ਜੋਈ। 
ਸੂਪਨ ਸਮਾਨ ਜਗਤ ਮੈਂ ਜੀਵਨ। 

ਇਸ ਕਾਰਨ ਕਿਆ ਬੇਮੁਖ ਥੀਵਨ ॥ ੧੩॥ 
ਯਾ ਬਿਧਿ ਸਿਦਕ ਸਿੱਖ ਕਾ ਪੇਖਾ। 
ਮੋਦ ਭਏ ਸਤਿਗੁਰੂ ਵਿਸੇਖਾ। 

ਤੰਬੂ ਕੇ ਭੀਤਰ ਲੈ ਗਏ। 

ਬੂਜੋ ਦੁਤੀ ਝਟਕਾਵਤ ਭਏ ॥ ੧੪ ॥ 
ਪਾਂਚ ਬੇਰ ਯਾਹੀ ਬਿਧਿ ਕੀਨੌ। 

ਪਿਖਿ ਸੰਗਤਿ ਭੈ ਮਾਨਯੋ ਪੀਨੋ'। 

ਕੱਚੇ ਸਿਖ ਹੁਤੇ ਤਬਿ ਜੇਤੇ। 

ਕਿਛੁ ਕਿਛੁ ਬਜਾਜ' ਬਨਾ ਕਰ ਤੇਤੇ ॥ ੧੫ ॥ 
ਇਤ ਉਤ ਗਏ ਦਹਿਲ ਦਿਲ' ਦੌਰੇ। 
ਪੱਕੇ ਸਿੱਖ ਰਹੇ ਤਿਸ ਠੌਰੇ। 

ਤਬਿ ਕਲਗੀ ਧਰ ਸਭਾ ਮਝਾਰੇ। 





1634 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੋਦ ਹੋਇ ਯੋਂ ਬਚਨ ਉਚਾਰੇ ॥ ੧੬॥ 
ਸਿੱਖੀ ਬੀਜ ਜਗਤ ਮੈਂ ਭਾਰੀ। 

ਆਹਿ ਬਿਦਿਤ ਹਮ ਲਯੋ ਨਿਹਾਰੀ। 

ਹਮ ਸਿੱਖਨ ਕੇ ਪਰਖਨ ਹੇਤੂ। 

ਕਰਜੋ ਏਹੁ ਥਾ ਕਠਿਨ ਸੰਕੇਤੂ' ॥ ੧੭॥ 
ਸਾਬਤ ਸਿਖ ਰਹੇ ਬਹੁ ਯਾਂ ਪੈ। 

ਹਮ ਜਾਨਯੋ ਨਿਸਚੈ ਅਬਿ ਤਾਂ ਪੈ। 
ਤੁਰਕਨ ਸੰਗ ਜੰਗ ਬਹੁ ਧਰ ਕੈ'। 

ਸਿੱਖ ਜੀਤ ਹੈਂ ਅਰਿ ਗਨ ਹਰ ਕੈ' ॥੧੮॥ 
ਯਾ ਕਲਿ ਕਾਲ ਕਰਾਲ ਮਝਾਰਾ। 

ਗੁਰੁ ਸਿੱਖਨ ਮੈਂ ਧਰਮ ਅਪਾਰਾ। 

ਆਇ ਰਹਜੋ ਹੈ ਸਬਿ ਬਿਧਿ ਨੀਕੈਂ। 
ਪਰਖ ਲਯੋ ਹਮ ਨੈ ਅਬਿ ਠੀਕੈਂ ॥੧੯॥ 


ਤੰ ਦਬ ਵਿਪਨ ਕੰ ਮੱਤ ਧਰਧੀ'। 


ਅੰਗਦ ਕਾਯਮ ਏਕ ਰਹਾਨਾ। 

ਤਿਹ ਪ੍ਰਤਾਪ ਸਿਖ ਬਢੇ ਮਹਾਨਾ ॥੨੦॥ 
ਗੁਰੁ ਸਿੱਖੀ ਜੋ ਅਬਿ ਜਗ ਮਾਹੀ। 

ਹੈ ਪ੍ਰਤਾਪ ਸਬਿ ਇਕ ਉਸ ਕਾ ਹੀ। 

ਅਬਿ ਤੋ ਪੰਚ ਸਿਦਕ ਯੂਤ ਨਿਕਸੇ। 

ਅਧਿਕ ਪੰਥ ਅਬਿ ਇਨ ਤੈ ਬਿਕਸੇ' ॥੨੧॥ 
ਹਮ ਭੀ ਜਾਨ ਲਯੋ ਨਿਸਚੈ ਹੈ। 
ਸਿਦਕੀ ਸਿੱਖ ਔਰ ਬਹੁਤੈ ਹੈਂ ॥੨੨॥ 
ਦੋਹਰਾ: 

ਯਾ ਬਿਧਿ ਗੁਰੁ ਕੇ ਬਚਨ ਸੁਨਿ, 

ਭਏ ਮੋਦ' ਸਭਿ ਸਿੱਖ। 

ਨਿਜ ਦਿਲ ਦਹਲਯੋ ਪਿੱਖਿ ॥੨੩॥ 
ਕਬਿੱਤ: 

ਸਾਰ' ਸਬਿ ਜਗਤ ਮਝਾਰ ਯਾ ਅਪਾਰ ਭਈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1635 


ਮਹਾਂ ਮਾਈ ਦਸਮ ਗੁਰੂ ਨੈ ਬਿਦਤਾਈ ਹੈ। 

ਗੁਰੁ ਸਿੱਖ ਸੁਨਿ ਸੁਨਿ ਮੋਦ ਭਏ ਗੁਨਿ ਗੁਨਿ', 

ਧੰਨ ਗੁਰੁ ਪੁਨ ਪੁਨ ਧੁਨਿ ਸੁਨਵਾਈ ਹੈ। 

ਗੁਰੂ ਕੇ ਦਰਸ ਹਿਤ ਧਾਰ ਉਤਸ਼ਵ ਚਿੱਤ, 

ਭੇਟ ਲੈ ਅਮਿੱਤ ਸਭਿ ਆਵੈਂ ਕਰਿ ਧਾਈ ਹੈ। 

ਦੇਸ ਐ ਬਿਦੇਸਨ ਤੈ ਸੰਗਤ ਅਸੇਸ' ਤਬਿ, 

ਆਈ ਗੁਰੁ ਢਿਗ ਬਹੁ ਗਨਤੀ ਨ ਕਾਈ ਹੈ 

॥੨੪॥ 

ਕਾਬਲ ਕੰਧਾਰ ਮੁਲਤਾਨ ਪੋਠੋਵਾਰ, 

ਕੁਰਾਸਾਨ' ਅਤੇ ਬਲਖ ਬੁਖਾਰਤੋਂ ਪਸ਼ੌਰ ਤੇ। 'ਖ਼ੁਰਾਸਾਨ। 

ਸਿੰਧੀ ਐ ਨਕਈ' ਰੋੜੀ ਭੱਖਰ ਤੇ ਸੱਖਰ ਲੌ, 'ਨੱਕੇ ਦੇਸ਼ ਤੋਂ। 

ਲੰਮੇ, ਮਲ ਕੇਰੇ' ਕਾਸ਼ਮੀਰ ਐ ਲਹੌਰ ਤੇ। 'ਮਲਯ ਦੇਸ਼ ਦੇ (ਦੱਖਣ ਦੀ ਇਕ ਪਹਾੜ ਦੀ ਧਾਰਾ ਤੇ ਉਸ ਦੇ 
ਆਸ ਪਾਸ ਦਾ ਦੇਸ਼, ਇਹ ਮਦਰਾਸ ਦੇ ਗੰਜਨ ਜ਼ਿਲ੍ਹੇ ਵਿੱਚ 
ਹੈ)। 

ਮਾਝਾ ਦ੍ਰਾਬਾ ਮੈਣਦਾਬ ਮਾਲਵਾ ਬਿਸੇਸ ਭਾਵ', __ 'ਬਹੁਤੇ ਪ੍ਰੇਮ ਨਾਲ। 

ਬਾਂਗਰ ਹਿਸਾਰ ਚਾਵ ਧਾਰਿ' ਆਏ ਦੌਰਤੇ। 'ਉਤਸ਼ਾਹ ਧਾਰ ਕੇ। 

ਸਿੱਖ ਆਏ ਗੁਰੁ ਲਾਲ ਯੌਂ_ਬਿਸਾਲ ਠੌਰ ਤੇ 

॥੨੫॥ 

ਸ੍ਰੈਯਾ: 

ਸੰਗਤ ਆਨਿ ਅਪਾਰ ਜੁਰੀ, 

ਦਿਸ ਚਾਰਨ ਤੈ ਮੁਦ ਧਾਰ ਮਹਾਨੈ। 

ਦੋ ਕਰ ਜੋਰਿ ਨਿਹੋਰ', ਅਕੋਰ? 'ਨਿਉਂ ਕੇ, ਝੁਕ ਕੇ। 'ਭੇਟਾ। 

ਧਰੇ ਪਦ ਪੰਕਜ ਕੈ ਅਗਵਾਨੈ'। 'ਚਰਨਾਂ ਕਮਲਾਂ ਦੇ ਅੱਗੇ। 

ਸੀਸ ਨਿਵਾਇ ਕਰੈਂ ਬਹੁ ਬੰਦਨ, 

ਰੂਪ ਅਨੂਪ ਪਿਖੈਂ ਸੁਖ ਮਾਨੈ। 

ਪੁੰਜ ਚਕੋਰ ਮਨੋ ਨਿਰਖੈਂ 

ਸਸਿ ਪੂਰਨ ਕੋ', ਦ੍ਰਿਗ ਲਾਇ ਧਯਾਨੈ ॥੨੬॥ __ 'ਬਹੁਤੇ ਚਕੋਰ ਪੁੰਨਿਆਂ ਦੇ ਚੰਦ ਨੂੰ। 

ਦ੍ਰਿਗ ਅੰਚਲ ਧੀਰ ਅਚੰਚਲ ਕੈ', 'ਨੇਤ੍ਰਾਂ ਦੀਆਂ ਪਲਕਾਂ ਨੂੰ ਧੀਰਜ ਨਾਲ ਟਿਕਾ ਕੇ। 

ਗੁਰੁ ਮੂਰਤਿ ਹੇਰਿ ਅਮੀਰਸ ਘੂਟੈ'। 'ਅੰਮ੍ਰਿਤਰਸ ਦੀਆਂ ਘੁੱਟਾਂ ਭਰਦੇ ਹਨ। 





1636 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਾਹਿਂ ਤਜਾਤ ਅਘਾਤ ਨਹੀ', 

ਜਨੁ ਰੰਕ ਮਹਾਂਤੁ' ਨਵੋ ਨਿਧਿ ਲੂਟੈਂ। 
ਗੁਰੁ ਸਾਂਤਿ ਧਰੇ ਉਪਦੇਸ਼ ਕਰੈ, 

ਜਨੁ ਮੇਘ ਸ੍ਰਾਂਤਿ ਸੁਧਾਰਸ ਵੂਨੈਂ'। 


ਮਨ ਬਾਂਛਿਤ ਲੈ ਫਲ ਚਾਰ ਸਭੀ, 


ਗਨ ਚਾਤਿਕ ਸਿੱਖ ਅਨੰਦ ਸ ਜੂਟੈਂ' ॥੨੭॥ 


ਪੋਸ਼ਸ਼' ਆਯੁਧ ਅੰਗ ਸਜਾਇ, 
ਸਭੀ ਗੁਰੁ ਸਿੱਖ ਮਹਾਂ ਮੁਦ ਪਾਏਂ। 
ਖਾਇ ਅਫੀਮ ਅਚੈਂ ਬਿਜੀਆ' ਪੁਨ, 
ਮੱਧ ਸਭਾ ਸਭਿ ਆਨਿ ਥਿਰਾਏ। 
ਚਾਰ ਦਿਸਾ ਦਿਸ ਚਾਰਨ ਕੇ, 

ਗੁਰੁ ਕੇ ਢਿਗ ਸਿੱਖ ਜੁਰੇ ਬਹੁ ਆਏ'। 


ਰਾਜਤ' ਮੱਧ ਦਿਵਾਨ ਸੀ ਗੁਰੁ, 

ਜਯੋਂ ਸਸਿ ਤਾਰਨ ਮੈਂ ਛਬਿ ਛਾਏ' ॥੨੮॥ 
ਹੇਮ' ਸਿੰਘਾਸਨ, ਹੀਰਨ ਸੰਗ 

ਜਟਸੋ, ਰਵਿ ਜਯੋਂ ਪੁਕਾਸ਼ ਤਚਾਹੀ'। 
ਤਾਂ ਪਰ ਪੂਰਨ ਪੂਰਨ ਕਾਮ', 

ਬਿਰਾਜ ਰਹੇ ਦਸਮੀ ਪਤਿਸ਼ਾਹੀ। 

ਸੋਹਿਤ ਸੀਸ ਜਿਗਾ ਕਲਗੀ, 

ਨਗ ਭੂਰ ਅਮੋਲ ਖਚੇ ਜਿਸ ਮਾਂਹੀਂ। 

ਪੀਤ' ਪੁਸ਼ਾਕ ਸੁਹਾਵਤ ਪਾਕ”, 

ਮਨੋਂ ਤੜਤਾ ਗਿਰ ਹੇਮ ਪਰਾਹੀ' ॥ ੨੯॥ 
ਕੁੰਡਲ ਲੋਲ' ਅਮੋਲ ਲਸੈਂ ਸੂਤਿ”, 
ਮੋਤਿਨ ਮਾਲ ਬਿਸਾਲ ਸੁਹਾਵੈ। 

ਆਯੁਧ ਚਾਰੁ' ਅਪਾਰ ਸਜੇ ਤਨ, 
ਸਾਇਕ' ਲੈ ਕਰ ਮਾਹਿ? ਫਿਰਾਵੈਂ। 
ਚਾਮਰ ਚਾਰੁ ਢੁਰੈਂ ਜੁਗ ਦੋ ਦਿਸ, 

ਹੇਰ ਤਿਨੈ ਉਪਮਾ ਇਮ ਭਾਵੈ। 


'ਰੱਜਦੇ ਨਹੀਂ। 
'ਬਹੁਤੇ ਕੰਗਾਲ। 


'ਜਾਣੌ ਬੱਦਲ ਅੰਮ੍ਰਿਤਰਸ ਰੂਪ ਸ੍ਹਾਂਤੀ ਬੂੰਦਾਂ ਦੀ ਵਰਖਾ ਕਰਦੇ 
ਹਨ। 


ਸਮੂੰਹ ਸਿੱਖਾਂ ਰੂਪ ਪਪੀਹੇ ਅਨੰਦ ਸਹਿਤ ਜੁੜ ਜਾਂਦੇ ਹਨ। 
'ਪੋਸ਼ਾਕ। 


ਸੁੱਖਾ ਛਕਦੇ ਹਨ। 


'ਚਹੁਆਂ ਦਿਸ਼ਾ ਦੇ ਸਿੱਖ ਗੁਰਾਂ ਦੇ ਕੋਲ ਚਹੁੰ ਪਾਸੀਂ ਆ ਕੇ ਜੁੜ 
ਗਏ। 

'ਬਿਰਾਜਦੇ ਹਨ। 

'ਸੋਭਾ ਪਾਉਂਦਾ ਹੈ। 

'ਸੋਨੇ ਦਾ। 

'ਸੂਰਜ ਵਾਂਗ ਰੌਸ਼ਨੀ ਛੱਡਦਾ ਹੈ। 

'ਪੂਰਨ ਸਤਿਗੁਰੂ ਕਾਮਨਾ ਪੂਰੀਆਂ ਕਰਨ ਵਾਲੇ। 


'ਪੀਲੀ। “ਪਵਿੱਤ੍ਹ। 
ਜਾਣੋਂ ਸੋਨੇ ਦੇ ਪਹਾੜ 'ਤੇ ਬਿਜਲੀ ਪੈ ਰਹੀ ਹੈ। 
'ਚੰਚਲ। “ਕੰਨਾਂ 'ਚ ਚਮਕ ਰਹੇ ਹਨ। 


ਸੁੰਦਰ ਸ਼ਸਤੂ। 
'ਤੀਰ। “ਹੱਥ ਵਿੱਚ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1637 


ਆਵਤ ਹੰਸ ਮਨੋ ਮੁਕਤਾ ਹਿਤ', 

ਬਾਨ ਨਿਹਾਰ ਪੁਨਾ ਫਿਰ ਜਾਵੈਂ ॥੩੦॥ 

ਦੋ ਕਰ ਜੋਰਿ ਤਬੈ ਬਹੁ ਸਿੱਖਨਿ, 

ਯੌਂ ਗੁਰੁ ਕੇ ਢਿਗ ਬੈਨ ਉਚਾਰੇ। 

ਹੇ ਗੁਰੁ ਦੀਨ ਦਯਾਲ ਸੁਨੋ, 

ਅਰਜੀ ਹਮਰੀ ਮਰਜ਼ੀ ਕਰਿ ਥਾਰੇ'। ।(ਅੱਗੋਂ ਜੋ) ਤੁਹਾਡੀ ਮਰਜ਼ੀ ਹੈ (ਉਹ) ਕਰੋ। 
ਚਾਰ ਪਦਾਰਥ ਬਾਂਛਿਤ ਦੈ, 

ਨਿਜ ਸਿੱਖਨ ਕੇ ਜਿਮ ਸੋਕ ਬਿਦਾਰੇ। 

ਤਯੋਂ ਇਕ ਔਰ ਦਿਜੈ ਸੁਖ ਬਾਂਛਿਤ', 

ਦੀਨ ਭਏ ਹਮ ਮਾਂਗਤ ਸਾਰੇ ॥੩੧॥ 

ਆਵਤ ਹੈਂ ਹਮ, ਰਾਵਰ ਕੇ ਹਿਤ, 

ਉੱਤਮ ਚੀਜ ਜਬੈ ਕਿਛੁ ਲੈ ਕੈ। 

ਛੀਨਤ ਹੈਂ ਬਲ ਸੋ ਮਗ ਮੈਂ ਯਹਿ, 

ਮੁੱਸਲਮਾਨ ਇਮਾਨ ਤਜੈ ਕੈ। 

ਹਾਨ' ਹੂ ਇਨਿ ਕੀ ਜਿਮ, ਤ੍ਯੋਂ 'ਨਾਸ। 

ਅਬਿ ਕੀਜੀਏ ਸੋ, ਸਭਿ ਬਿਓਂਤ ਬਨੈ ਕੈ। 

ਗਾਰ ਗੁਮਾਨ ਗਨੀਮਨ ਕੇ', 'ਦੁਸ਼ਮਣਾਂ ਦੇ ਹੰਕਾਰ ਨੂੰ ਗਾਲ ਕੇ। 
ਨਿਜ ਸਿੱਖਨ ਕੋ ਸੁਖ ਦੈ ਦੁਖ ਛੈ ਕੈ' ॥੩੨॥ 'ਨਾਸ ਕਰਕੇ। 

ਯਾ ਬਿਧਿ ਸਿੱਖਨ ਕੀ ਬਿਨਤੀ ਸੁਨ ਕੈ, 

ਗੁਨ ਕੈ ਗੁਰੂ ਐਸ ਉਚਾਰੋ। 

ਆਯੁਧ ਹਾਥ ਗਹੋ ਸਭਿ ਹੀ ਤੁਮ, 

ਦੁੱਜਨ ਕੋ' ਬਲ ਕੈ ਦਲ ਮਾਰੋ। 

ਤੌ ਤੁਮ ਤੇ ਦਬ ਹੈਂ ਸਬਿ ਸੱਤੂ, 

ਫੇਰ ਨ ਸੰਮੁਖ ਹੋਵਹਿ ਥਾਰੋ। 

ਦੰਡ ਬਿਨਾ ਨਹਿਂ ਦੂਰ ਭਵੈਂ ਜਗ, 

ਬੰਚਕ' ਚੋਰ ਭੁਜੰਗਮ ਕਾਰੋ? ॥ ੩੨ ॥ 'ਠੱਗ। “ਕਾਲੇ ਸੱਪ। 
ਕਬਿੱਤ: 

ਬਾਨੀ ਯੋਂ ਮਹਾਂਨੀ ਸੁਖ ਦਾਨੀ ਰਸ ਬੀਰ ਸਾਨੀ', _'ਬੀਰਰਸ ਨਾਲ ਮਿਲੀ ਹੋਈ। 
ਸੁਨਿ ਗੁਰੁ ਸਿੱਖਨ ਵਖਾਨੀ ਪੁਨ ਐਸ ਹੀ। 

ਮੁਗਲ ਪਠਾਨ ਸ਼ੇਖ ਸੱਯਦ ਮਹਾਂਨ ਬੀਰ, 





1638 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧੀਰ ਜੰਗ ਜੀਤਬੇ ਕੋ ਵਲੀ' ਸਭਿ ਵੈਸ ਹੀ। 

ਆਯੁਧ ਨ ਗਹਜਯੋ ਹਾਥ ਕਬੀ ਹਮ ਸੁਨੋ ਨਾਥ, 

ਕਹੋ ਤਿਨ ਸਾਥ ਭਟ ਭੇਰ' ਕਰੈਂ ਕੈਸ ਹੀ। 

ਵਾਹਿ ਤੋ ਸ਼ਰਾਬ ਔ ਕਬਾਬ ਕੇ ਅਚਨਹਾਰ', 

ਹਮ ਮੋਠ ਬਾਜਰੀ ਖਵੱਯਾ ਸਭਿ ਹੈਂ ਸਹੀ ॥ ੨੪॥ 

ਜੰਗ ਕਾ ਵਿਚਾਰ ਤੋ ਕਿਨਾਰੇ ਰਹਜੋ ਤਿਨ ਸੰਗ, 

ਸੰਮੁਖ ਨਿਹਾਰ ਹਮ ਸਕੈ ਨਾਹਿਂ ਤਿਨ ਕੈ। 

ਨਾਹਰ ਸਮਾਨ' ਵਹਿ ਦੀਸਤ ਕਰਾਲ£? ਹਮੈਂ, 'ਸ਼ੇਰ ਵਾਂਗ। ਭਿਆਨਕ। 
ਥਰ ਥਰ ਕਾਂਪੈਂ ਖੌਫ ਖਾਇ ਨਿਸ ਦਿਨ ਕੈ। 

ਐਸੀ ਬਹੁ ਬਾਨੀ ਭੀਰੂ' ਸਿੱਖਨ ਕੀ ਸੁਨਿ ਗੁਰੂ, __'ਤਰਾਕੁਲ। 

ਮਨ ਮਾਹਿੰ ਗੁਨਿ ਕਹਜੋ ਦੋਸ਼ ਨਾਂਹਿਂ ਇਨ ਕੈ। 

ਪੂਰਬ ਭਏ ਹਮਾਰੇ ਗੁਰੂ ਜੇ ਬ੍ਰਿੱਧ ਭਾਰੇ', 'ਬਹੁਤ ਵੱਡੇ। 

ਸੰਗਤ ਅਪਾਰੇ ਕੀਨੀ ਸਤੌ ਗੁਨੀ ਗਿਨ ਕੈ 

॥੩੫॥ 

ਗਹੀ ਜਿਨਿ ਹਾਥ ਦਾਮ' ਕੈਸੇ ਕਰੈਂ ਸੰਗਰਾਮ”, 'ਰੱਸੀ ਭਾਵ ਮਾਲਾ। “ਜੰਗ। 
ਸਯਾਰ' ਤੈ ਡਰਤ ਜੋਊ ਕੈਸੇ ਮਾਰੈਂ ਸ਼ੇਰ ਹੈਂ। 'ਗਿੱਦੜ। 

ਛਕਿਓ ਸਰਾਬ ਨਾ ਕਬਾਬ ਜਿਨੈ ਖ੍ਹਾਬ ਬੀਚ', __ 'ਸੁਪਨੇ ਵਿੱਚ। 

ਕੈਸੇ ਹੋਇ ਚਾਵ ਤਿਨੈ ਖੇਲਬੋ ਅਖੇਰ ਹੈ'। 'ਸ਼ਿਕਾਰ। 

ਇਤਯਾਦਿ ਜਾਤਿ ਜੇਊ ਭੀਰੂ ਸਹਿ ਜੇਰ ਹੈਂ'। 'ਡਰਾਕੁਲ ਤੇ ਅਧੀਨਗੀ ਦੇ ਸਹਿਤ ਹਨ। 
ਰੂਪਾ ਭੂਪਾ ਕੀਤੂ ਕਾਲੂ ਧੰਨਾ ਮੰਨਾ ਗੋਧੂ ਲਾਲੂ, 

ਐਸੇ ਹੀ ਗਰੀਬ ਜੈਸੇ ਨਾਮ ਜਿਨਿ ਕੇਰ ਹੈਂ 

॥੨੩੬॥ 

ਚੌਪਈ: 

ਨਾਮ ਜਾਤਿ ਜਿਨ ਕੇ ਹੈਂ ਐਸੇ। 

ਯਹਿ ਭਟ-ਭੇਰ ਸਕੈਂ ਕਰਿ ਕੈਸੇ। 

ਤਾਂ ਤੇ ਛੱਤੀ ਇਨਹਿਂ ਬਨਾਵੇਂ। 

ਪਿਛਲੀ ਜਾਤਿ ਅੱਧਯਾਸ' ਉਠਾਵੋ' ॥੨੭॥ 

ਨਾਮ ਸਿੰਘ ਇਨਿ ਕੇ ਅਬਿ ਧਰੋਂ। 

ਰਜੋ ਗੁਣੀ ਸੰਗਤ ਬਿਸਤਰੋਂ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੱਥਾ ਟੇਕਣ ਪੈਰੀਂ ਪਾਣਾ। 

ਸੇਲੀ ਟੋਪੀ ਚੋਲਾ ਬਾਣਾ ॥ ੩੮ ॥ 

ਕੌਲ ਡੋਡਯੋਂ ਕੇਰੀ ਮਾਲਾ। 

ਭੇਸ ਗਰੀਬੀ ਏਹੁ ਬਿਸਾਲਾ। 

ਯਹਿ ਸਭਿ ਪਿਛਲੀ ਰੀਤਿ ਤਜਾਵੋਂ। 
ਨਈ ਰੀਤਿ ਅਬਿ ਔਰ ਦ੍ਰਿੜਾਵੋਂ ॥੩੯॥ 
ਪਾਹੁਲ ਖੰਡੇ ਕੇਰ ਛਕੱਈਏ। 

ਸ਼ਸਤੁ ਬਿਦਯਾ ਸਬੈ ਸਿਖੱਈਏ। 
ਵਾਹਿਗੁਰੂ ਕੀ ਫਤੇ ਗਜੱਈਏ। 

ਸ਼ਸਤੁ ਬਸਤ੍ਰ ਤਨ ਸਜਵੱਈਏ ॥ ੪੦॥ 
ਸਿੱਖਯਾ ਜੰਗ ਕਰਨ ਕੀ ਦੱਈਏ। 
ਸਿੰਘ ਨਾਮ ਇਨਿ ਕੇ ਰਖਵੱਈਏ। 
ਗਾਥ ਬੀਰ ਰਸ ਕੀ ਸੁਨਵੱਈਏ। 

ਖਾਨ ਸੁ ਖੂਬ ਕਬਾਬ ਸਿੱਖਈਏ ॥ ੪੧॥ 
ਪਾਣ ਬੀਰ ਰਸ ਕੀ ਜਬਿ ਚੜ੍ਹ ਹੈ। 
ਤਬਿ ਇਹੁ ਸੰਗ ਦੁਸ਼ਮਨੈਂ ਲੜ ਹੈ'। 
ਬਾਂਕੇ ਬੀਰ ਬਨੈਤ ਕਟੀਲੇ'। 

ਤਬਿ ਹੋਵਹਿਂ ਗੇ ਸਿੰਘ ਰੰਗੀਲੇ ॥੪੨॥ 
ਦਾਤਾ ਭਗਤਿ ਬੀਰ ਹੂ ਜੋਈ। 

ਸੁਗਤਿ ਸਮਾਨ ਤੀਨ ਕੀ ਹੋਈ'। 

ਯਾ ਬਿਧਿ ਗੁਰੁ ਮਨ ਮੈਂ ਤਬਿ ਫਬਾ। 
ਸਿੰਘ ਨਾਮ ਕਾ ਬਡ ਦਬਦਬਾ ॥ ੪੨ ॥ 
ਸਿੰਘ ਏਕ ਹੀ ਜਹਿੰ ਠਾਂ ਗਾਜੈ। 

ਹਿੰਦੂ, ਮ੍ਰਿਗ ਤੁਰਕ ਗਨ ਭਾਜੈਂ। 

ਪੁਨ ਹਿੰਦੂ ਤੁਰਕਨ ਤੇ ਨਯਾਰਾ। 

ਰਚੋਂ ਪੰਥ ਯਹਿ ਵਲੀ ਅਪਾਰਾ' ॥ ੪੪॥ 
ਮਹਾਂ ਤੇਜਸੀ ਦੰਗੇ ਬਾਜ'। 

ਲਰਨ ਮਰਨ ਤੈ ਕਰੈ ਨ ਲਾਜ'। 

ਲੋਗ ਚੁਰਾਸੀ ਕੇ ਹੈਂ ਜੇਤੇ। 

ਸਿੰਘ ਬਾਜ ਚਿੜੀਆਂ ਵਹਿ ਤੇਤੇ ॥੪੫॥ 


ਕੱਟਣ ਵਾਲੇ (ਬਾਂਕੇ) ਸੋਹਣੇ (ਬਨੈਤ) ਸੁੰਦਰ ਸੂਰਮੇ। 


ਸ੍ਰੇਸ਼ਟ ਕਲਿਆਣ ਤਿੰਨਾਂ ਦੀ ਇੱਕੋ ਜੇਹੀ ਹੋਵੇਗੀ। 


1639 





1640 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਿੰਦੂ ਤੁਰਕਨਿ ਆਂਖ ਮਝਾਰੀ। 

ਕਣ ਜਜਯੋਂ' ਰੜਕੈਗੋ ਯਹਿ ਭਾਰੀ। 

ਮੱਤ ਗਜੇਂਦੂ ਸਮ' ਜੇ ਤੁਰਕਾ। 

ਤਿਨਿ ਹਿਤ ਰਚੋਂ ਸਿੰਘ ਯਹਿ ਬੁਰਕਾ' ॥ ੪੬ ॥ 
ਹਤ ਤੁਰਕਨ ਕੋ ਛੀਨੈ ਰਾਜੂ। 

ਭੋਗਹਿਂ ਸਿੰਘ ਸਭੀ ਸੁਖ ਸਾਜੂ'। 

ਯਾ ਬਿਧਿ ਗੁਰੁ ਮਨਿ ਧਾਰੀ ਪੂਰਨ। 

ਪੂਰਬ ਪ੍ਰਣ ਕਰਨ ਚਹਿੰ ਪੂਰਨ' ॥ ੪੭॥ 
ਦੋਹਰਾ: 

ਪੂਰਬ ਗੁਰੁ ਯਹ ਪੁਣ, ਕਬਿ 
ਕੀਨੋ ਕੈਸ ਬਖਾਨ। 

ਉੱਤੁ ਏਹੁ ਮਹਾਨ ॥੪੮॥ 

ਭੁਜੰਗ ਪੁਯਾਤ ਛੰਦ: 

ਸਮੇ ਏਕ ਮਾਂਹੀਂ ਗੁਰੂ ਆਦਿ' ਨੀਕੈਂ। 
ਕਰਯੋ ਦੇਸ ਬਾਦੇਸ ਕਾ ਸੈਲ ਠੀਕੈਂ। 

ਇਲਾ ਬੂਤ ਖੰਡੰ ਜਬੈ ਜਾਇ ਪੈਸੇ'। 

ਬਨੰ ਏਕ ਮਾਂਹੀਂ ਖੁਸ਼ੀ ਹੋਇ ਬੈਸੇ ॥੪੯॥ 
ਤਹਾਂ ਜੀਵ ਔਰੈ ਨਹੀਂ ਕੋ ਰਹਾਵੈ। 

ਰਹੈ ਸਿੰਘ' ਹੀ ਸਿੰਘ ਕੋ ਸਿੰਘ ਖਾਵੈ। 
ਦਈ ਆਇ=ਸੰ' ਸ਼ਬਦ ਗਾਯੋ ਮੁਦਾਨੇ। 

ਤਬੈ ਸਿੰਘ ਬ੍ਰਿੰਦੰ' ਸੁਨਯੋ ਸੋਇ ਕਾਨੇ?2 ॥੫੦॥ 
ਭਯੋ ਗਯਾਨ ਤਾਂ ਕੋ, ਅਏ ਗੁਰੁ ਨਜੀਕੈਂ। 
ਕਰੀ ਬੰਦਨਾ, ਨਾਇ ਕੈ ਸੀਸ ਨੀਕੈਂ। 

ਗੁਰੂ ਬੂਝਯੋ ਕ੍ਰਿਸ ਕਯੋਂ ਗਾਤ ਹੋਏ'। 

ਤਿਨੈ ਭਾਖਯੋ ਭੂਖ ਨੈਂ ਬਹੁ ਵਿਗੋਏ' ॥੫੧॥ 
ਕਰੋ ਏਹੁ ਕਿਰਪਾ ਜਿਵੈਂ ਭੂਖ ਜਾਈ। 
ਤੁਸੀਂ ਸੰਤ ਸਮਰੱਥ ਹੋ ਰੂਪ ਸਾਂਈਂ। 

ਸੁਨੇ ਬੈਨ ਸਿੰਘਾਨ ਕੇ ਦੀਨ ਭਾਰੇ'। 

ਗੁਰੂ ਆਦਿ ਦੀਨੋ ਬਰੰ ਮੋਦ ਧਾਰੇ ॥੫੨॥ 


'ਪਹਿਲੇ ਗੁਰੂ ਸਰੀ ਗੁਰੂ ਨਾਨਕ ਦੇਵ ਜੀ ਨੇ। 


'ਵੜੇ। 


'ਸ਼ੇਰ। 
।'ਆਗਿਆ। 
'ਸਾਰੇ ਸ਼ੇਰਾਂ ਨੇ। “ਉਨ੍ਹਾਂ ਨੇ ਕੰਨਾਂ ਵਿੱਚ ਸੁਣਿਆ। 


'ਸਰੀਰ ਕਿਉਂ ਕਮਜ਼ੋਰ ਹੋਏ ਹਨ। 
'ਤੰਗ ਕੀਤੇ ਹਾਂ। 


'ਬਹੁਤੇ ਦੁੱਖ ਵਾਲੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1641 


ਧਰੋਂ ਦਸਮ ਰੂਪੰ ਜਬੈ ਮੈਂ ਮਹਾਂਨੀ। 

ਰਚੋਂ ਸਿੰਘ ਪੰਥੰ ਕਰੋਂ ਭੂਖ ਹਾਂਨੀ। 

ਲਿਖੀ ਭਾਨੁ ਪ੍ਰਕਾਸ਼ ਮੈਂ! ਗਾਥ ਏਹੋ। 'ਸੂਰਜ ਪ੍ਰਕਾਸ਼ ਭਾਵ ਨਾਨਕ ਪ੍ਰਕਾਸ਼ ਵਿੱਚ। 
ਮਨੋਂ ਨਾ ਬਨਾਈ ਹਮੈਂ ਜਾਨ ਲੇਹੋਂ ॥੫੨॥ 

ਦੋਹਰਾ: 

ਸੀ ਗੁਰੂ ਨਾਨਕ ਰੂਪ ਹੀ, 

ਭਏ ਦਸੋਂ ਅਵਤਾਰ। 

ਤਾਂ ਤੇ ਸੋ ਪੁਣ ਦਸਮ ਗੁਰੁ, 

ਅਬਿ ਪੂਰਨ ਕਿਯ ਸਾਰ' ॥੫੪॥ ਸ੍ਰੇਸ਼ਟ 


ਸੈਯਾ: 

ਆਨਿ ਧਰੇ ਧਰ ਪੈ ਚਿੰਨ੍ਹ ਸਿੰਘਨਿ, 

ਜੌ ਨਰਰੂਪ, ਗੁਰੂ ਲਖ ਪਾਏ'। 'ਜਦੋਂ ਗੁਰਾਂ ਨੇ ਜਾਣ ਲਿਆ ਕਿ ਉਨ੍ਹਾਂ ਸ਼ੇਰਾਂ ਨੇ ਧਰਤੀ 'ਤੇ ਆ 
0 ਕੇ ਮਨੁੱਖਾਂ ਵਾਲੇ ਚਿੰਨ੍ਹ ਧਾਰ ਲਏ ਹਨ। 

ਭੋਗ ਭੁਗਾਵਨ ਭੂਖ ਨਸਾਵਨ ਕੇ ਹਿਤ, 

ਸਿੰਘ ਭੁਜੰਗਿ ਸਜਾਏ'। ਉਨ੍ਹਾਂ ਸ਼ੇਰਾਂ ਨੂੰ) ਸਿੰਘ ਸੂਰਮੇ ਸਜਾ ਲਿਆ। 

ਰਾਜ ਸਮਾਜ ਭੁਗਾਇ ਦਯੋ ਸਬਿ, 

ਕੀਟਨ ਤੈ ਮ੍ਰਿਗਿੰਦ' ਬਨਾਏ। ਕੀੜਿਆਂ ਤੋਂ ਸ਼ੇਰ। 

ਜੌਨ ਸਮੇਂ ਜਿਮ ਪੰਥ ਰਚਜਯੋ, 

ਅਬਿ ਸੋ ਸੁਨ ਲੇਹੁ ਭਲੇ ਦਿਲ ਲਾਏ ॥੫੫॥ 

ਚੌਪਈ: 

ਸੱਤਾਂ ਸਏ ਛਿਪੰਜੇ ਸਾਲੈਂ। 

ਬੈਸਾਖੀ ਸੰਕ੍ਰਾਂਤਿ ਨਿਹਾਲੈਂ'। 

ਤਿਸ ਦਿਨ ਸਤਿਗੁਰੁ ਸਭਾ ਮਝਾਰੀ। 

ਰਾਜਤ ਬਾਸਵ ਸਮ' ਸੁਖਕਾਰੀ ॥ ੫੬ ॥ 

ਮਾਖੋਵਾਲ ਅਨੰਦਪੁਰਿ ਜਹਾਂ। 

ਕਰਤ ਨਿਵਾਸ ਸੀ ਗੁਰੁ ਤਹਾਂ। 

ਦੇਸ ਦੇਸ ਕੀ ਸੰਗਤਿ ਭਾਰੀ। 

ਜੁਰੀ ਗੁਰੂ ਢਿਗ ਆਨਿ ਅਪਾਰੀ ॥੫੭॥ 

ਧਾਮ ਕੇਸਗੜ੍ਹ ਅਧਿਕ ਸੁਹਾਵਨ। 

ਅਬਿ ਲੌ ਜਹਿਂ ਨਰ ਮਾਥ ਝੁਕਾਵਨ। 





1642 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਂਚ ਸਿੱਖ ਤਬਿ ਗੁਰੂ ਬੁਲਾਏ। 
ਜੋ ਪਹਿਲੇ ਥੇ ਗੁਰੁ ਅਜ਼ਮਾਏ”" ॥੫੮॥ 


ਪੂਰਬ ਸਿਦਕ ਸੁਨਾਏ ਜਿਨ ਕੇ। 

ਨਾਮ ਭਲੇ ਸੁਨ ਲਿਹੁ ਅਬਿ ਤਿਨ ਕੇ। 
ਦਯਾ ਸਿੰਘ ਇਕ ਖੱਤ੍ਰੀ ਜਾਤੀ। 

ਧਰਮ ਸਿੰਘ ਵਰ ਜੱਟ ਬਖਯਾਤੀ ॥ ੫੯॥ 
ਮੁਹਕਮ ਸਿੰਘ ਤੀਸਰੋ ਛੀਪਾ'। 

ਨਾਈ ਸਾਹਿਬ ਸਿੰਘ ਗੁਨੀਪਾ'। 

ਪੰਚਮ ਹਿੰਮਤ ਸਿੰਘ” ਕਹਾਰੈਂ”। 


ਪੁਰਾ ਹੁਤੇ' ਭਗਤਨਿ ਅਵਤਾਰੈਂ ॥੬੦ ॥ 
ਲਵ ਧੰਨਾ ਨਾਮਾ ਅਰ ਸੈਨਾ। 
ਬੱਧਕ ਲਖੋ ਕਰਮ ਤੈ ਐਨਾ'। 


ਨਾਹਿੰ ਭਏ ਥੇ ਤਬਿ ਇਹੁ ਮੁਕਤੈਂ। 

ਯਾਂ ਤੇ ਧਰੇ ਜਨਮ ਪੁਭ ਯੁਕਤੈਂ' ॥੬੧॥ 
ਅਬਿ ਗੁਰੁ ਤੈ ਉਦਦੇਸ਼ ਗਹੈ ਕੈ। 

ਭਏ ਬ੍ਰਹਮ ਗਯਾਨੀ ਮੁਦ ਪੈ ਕੈ। 

ਛੋਰਿ ਗ੍ਰਿਹਸਤ ਬ੍ਰਿਕਤ ਸੰਤ ਭੇ। 


“ਸੂ ਗੁਰ ਪ੍ਰਤਾਪ ਸੂਰਜ ਵਿੱਚ ਵੈਸਾਖੀ ਤੋਂ ਇਕ ਦਿਨ ਪਹਿਲਾਂ 
ਪੰਜਾਂ ਪਿਆਰਿਆਂ ਦਾ ਪਰਖਣਾ ਲਿਖਿਆ ਹੈ। ਉਸੇ ਦਾ ਹੀ 
ਕਵੀ ਜੀ ਸੰਖੇਪ ਅਨੁਵਾਦ ਕਰ ਰਹੇ ਹਨ। ਨਵੀਨ ਲੇਖਕਾਂ ਦਾ 
ਵਿਚਾਰ ਹੈ ਕਿ ਪੰਜਾਂ ਪਿਆਰਿਆਂ ਦੀ ਪਰਖ ਵੀ ਵੈਸਾਖੀ ਵਾਲੇ 
ਦਿਨ ਹੀ ਹੋਈ ਸੀ। 


'ਛੀਂਬਾ 

'ਗੁਣਾਂ ਵਾਲਾ। 

'ਝੀਵਰ। “ਪੰਜਾਂ ਪਿਆਰਿਆਂ ਦੀ ਇਹੋ ਤਰਤੀਬ ਹੀ ਭਾਈ 
ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਵਿੱਚ, ਭਾਈ ਕਾਨ੍ਹ 
ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ, ਭਾਈ ਮੰਗਲ ਸਿੰਘ ਜੀ 
ਨੇ 'ਜੀਵਨ ਚਰਿਤ੍ਰ ਬਾਬਾ ਬੁੱਢਾ ਜੀ' ਵਿੱਚ ਲਿਖੀ ਹੈ ਅਤੇ ਭਾਈ 


ਸਿੰਘ ਜੀ ਦੇ ਨਾਮ ਕ੍ਰਮ ਅਨੁਸਾਰ ਲਿਖੇ ਹਨ। ਪਰ ਅੱਜਕੱਲ੍ਹ 
ਅਤੇ ਭਾਈ ਸਾਹਿਬ ਸਿੰਘ ਜੀ। 
'ਪਹਿਲੇ ਜਨਮ ਵਿੱਚ ਸਨ। 


'ਲਊ-ਦਇਆ ਸਿੰਘ। ਧੰਨਾ - ਧਰਮ ਸਿੰਘ। ਨਾਮਦੇਵ- 
ਮੁਹਕਮ ਸਿੰਘ। ਸੈਣ- ਸਾਹਿਬ ਸਿੰਘ। ਬੱਧਕ- ਹਿੰਮਤ 
ਸਿੰਘ, ਇਨ੍ਹਾਂ ਨੂੰ ਠੀਕ ਨੰਬਰ ਵਾਰ ਜਾਣ ਲਉ। 


'ਪੂਭੂ ਨਾਲ ਜੁੜਨ ਵਾਸਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਗੁਰੁ ਭਗਤ ਸੁਰਹਿ ਇਕੰਤ ਥੇ ॥ ੬੨ ॥ 
ਯਾਂਹੀ ਤੈ ਸੰਤਤਿ' ਇਨਿ ਕੇਰੀ। 

ਜਗ ਮੈਂ ਕਹੀਂ ਨਹੀਂ ਕਿਨ ਹੇਰੀ। 

ਬਾਲ ਜਿਤਿੰਦ੍ਰੇ' ਸਾਧੂ ਸਾਚੇ। 

ਕੀਨ ਪਯਾਰੇ ਗੁਰੁ ਇਹੁ ਪਾਂਚੇ ॥੬੩॥ 
ਕਿਤਿਕ ਦੂਰ ਨਿਜ ਸਮੁਖ ਥਿਰਾਏ। 

ਸ਼ੁਕਲ ਬਸਨ' ਸਭਿ ਅੰਗ ਸਜਾਏ ॥੬੪॥ 
ਕਬਿੱਤ: 

ਬੀਰਨ ਕਾ ਬਾਨਾ ਕਰਿ ਜੰਗ ਕਾ ਮਹਾਨਾ ਲਖਿ', 
ਕਟਿ ਮੈਂ! ਕਛੱਹਿਰੇ ਅਛੱਹਿਰੇ ਧਰਾਇ ਕੈ। 
ਪੋਸ਼ਸ਼ ਉਢਾਇ ਕਰਵਾਰੈਂ ਗਰ ਪਾਇ' 

ਦੋਊ ਹਾਥ ਜੁਰਵਾਇ ਗੁਰੁ ਮੰਤੁ ਜਪਾਇ ਕੈ। 
ਪਾਇ ਲੋਹ ਬਾਸਨ ਮੈਂ! ਜਲ ਤੇ ਪਤਾਸੇ, 

ਖੰਡਾ ਸੂਧ ਧਾਰ ਫੇਰਿ', ਦੀਓ ਦੇਵੀ ਥਾ ਜੋ ਭਾਇ 
ਕੈ?”। 


ਪਾਂਚ ਪਾਂਚ ਪੌੜੀ ਪੜ੍ਹ ਜਪੁ ਜੀ ਐ ਜਾਪੁ ਜੀ ਕੀ,“ 


ਦਸਹੂੰ ਸ੍ਰੈਯੇ ਪੁਨ ਚੌਪਈ ਅਲਾਇ ਕੈ ॥੬੫॥ 
ਆਨੰਦ ਉਚਾਰ ਅਰਦਾਸ ਕਰਿ ਕੈ ਸੁਧਾਰ, 


1643 


।ਉਲਾਦ। 


'ਬਾਲ ਉਮਰ ਤੋਂ ਇੰਦੂ ਜਿੱਤ। 


ਚਿੱਟੇ ਬਸਤ੍ਰ। 


'ਭਾਰੀ ਜੰਗ ਦਾ (ਸਮਾਂ) ਜਾਣ ਕੇ ਸੂਰਮਿਆਂ ਦਾ ਬਾਣਾ 
ਪਹਿਨਾਉਣਾ ਕੀਤਾ। 

'ਲੱਕ ਵਿੱਚ। 

'ਪੋਸ਼ਾਕੇ ਪਹਿਨਾ ਕੇ ਤਲਵਾਰਾਂ ਗਲ 'ਚ ਪਾ ਕੇ। 


'ਲੋਹੇ ਦੇ ਭਾਂਡੇ ਭਾਵ ਬਾਟੇ ਵਿੱਚ। 

ਸਿੱਧੀ ਧਾਰ ਵੱਲੋਂ ਫੇਰਿਆ। “ਪ੍ਰੇਮ ਨਾਲ। “ਅੰਮ੍ਰਿਤ ਤਿਆਰ 
ਕਰਨ ਸਮੇਂ ਦੋ ਧਾਰਾ ਖੰਡਾ ਹੀ ਗੁਰੂ ਜੀ ਨੇ ਵਰਤਿਆ ਹੈ ਪਰ 
ਇਹ ਖੰਡਾ ਦੇਵੀ ਨੇ ਨਹੀਂ ਦਿੱਤਾ। ਦੇਵੀ ਜਦ ਪ੍ਰਗਟ ਹੀ ਨਹੀਂ 
ਕੀਤੀ ਤਾਂ ਖੰਡਾ ਕਿਵੇਂ ਦੇ ਗਈ। ਦੇਖੋ ਬਿਸ੍ਹਾਮ ਨੰ: ੬੦ ਦੇ 
ਅੰਕ ਨੰ: ੨੮ ਤੇ “ ਨਿਸ਼ਾਨ ਦੀ ਪੈਰ ਟੂਕ। ਇਸੇ ਹੀ ਅੰਕ 
ਵਿੱਚ ਕਵੀ ਜੀ ਦੇਵੀ ਨੂੰ ਛੋਟੀ ਕਿਰਪਾਣ ਦੇ ਗਈ ਆਖਦੇ 
ਹਨ: 'ਪੁਨ ਇਕ ਲਘੁ ਕਿਰਪਾਨ ਦੈ, ਭਈ ਲੋਪ ਜਗ ਮਾਤ।' 
ਸੌ ਸਾਖੀ, ਵਾਰ ਭਗਉਤੀ ਜੀ ਕੀ ਪਾ: ੧੦, ਭਾਈ ਗੁਰਦਾਸ 
ਜੀ ਦੂਜਾ, ਸ੍ਰੀ ਗੁਰ ਸ਼ੋਭਾ ਕਵਿ ਸੈਨਾਪਤਿ, ਰਹਿਤਨਾਮਾ ਭਾਈ 
ਦੇਸਾ ਸਿੰਘ ਜੀ ਤੇ 'ਪ੍ਰੇਮ ਸੁਮਾਰਗ' ਵਿੱਚ ਵੀ ਖੰਡੇ ਨਾਲ ਹੀ 
ਅੰਮ੍ਰਿਤ ਤਿਆਰ ਕਰਨਾ ਲਿਖਿਆ ਹੈ। ਕਵੀ ਜੀ ਖੁਦ ਪਿੱਛੇ 
ਲਿਖ ਆਏ ਹਨ ਕਿ, 'ਪਾਹੁਲ ਖੰਡੇ ਕੇਰ ਛਕੱਈਏ'। (ਦੇਖੋ ਸੁ 
ਗੁ: ਪੰ: ਪ੍ਰ: ਪੂ: ਬਿ: ੬੧ਅੰ: ੪੦) 

ਸੁ ਜਪੁਜੀ ਸਾਹਿਬ ਅਤੇ ਸ੍ਰੀ ਜਾਪੁ ਸਾਹਿਬ ਬਾਣੀਆਂ 
ਸੰਪੂਰਨ ਪੜ੍ਹੀਆਂ ਹਨ। ਸਾਰੇ ਤਖ਼ਤਾਂ, ਗੁਰਦੁਆਰਿਆਂ ਅੰਦਰ 
ਤੇ ਸਭ ਥਾਂਈਂ ਸੰਪੂਰਣ ਬਾਣੀਆਂ ਪੜ੍ਹ ਕੇ ਹੀ ਅੰਮ੍ਰਿਤ ਤਿਆਰ 
ਕੀਤਾ ਜਾਂਦਾ ਹੈ। 





1644 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅੰਮ੍ਰਿਤ ਤਿਆਰ ਗੁਰੁ ਐਸ ਬਿਧਿ ਕੀਨੋ ਹੈ। 
ਪ੍ਰਥਮ ਕਰਦ ਸਾਥ' ਆਪ ਗੁਰੁ ਨਾਥ ਲੀਓ, 
ਪਾਛੇ ਆਛੇ ਆਪ ਪਾਂਚ ਸਿੱਖਨ ਕੋ ਦੀਨੋ ਹੈ। 

ਪਾਂਚ ਪਾਂਚ ਅੰਚੁਰੀ' ਪਿਲਾਈ ਫਤੇ ਬੁਲਵਾਈ, 
ਤਯੋਂ ਹੀ ਫਿਰ ਸਿਰ ਪਰ ਨੈਨਨ ਪੈ ਚੀਨੋਂ ਹੈ। 
ਬਾਕੀ ਏਕ ਨੌਰ ਪਿਲਵਾਯੋ ਭੇਦ ਹੈ ਨਸਾਯੋ, 

ਇਕ ਜਾਤਿ ਸਭਿ ਕੋ ਬਨਾਯੋ ਭੂਮ ਛੀਨੋਂ ਹੈ 
॥੬੬॥ 

ਰਹਤ ਬਤਾਈ ਤੀਨ ਮੁੱਦਾ ਧਰਾਈ, 

ਕੱਛ ਕੇਸ ਕਰਦ ਸਦਾਈ ਨਿਬਾਹਯੋ ਪੁਭ 
ਧਯਾਈਏ। 

ਤ੍ਰਕਨੀ ਤਮਾਕੂ, ਕੁੱਠਾ' ਬ੍ਰਤੀਓ ਨ ਕਬੀ, 


ਦਸਵੰਧ ਗੁਰੂ ਹੇਤ ਦੇਤ ਸਦ ਹੀ ਰਹਾਈਏ। 


ਕੁੜੀ ਨੜੀ ਮਾਰ ਰਾਮਰਈਏ ਨਾ ਮਿਲਾਈਏ। 
ਏਕ ਗੁਰੂ ਗੰਥ ਨਿਜ ਪੰਥ ਬਿਨੁ ਔਰ ਠੌਰ, 
ਕਾਹੂੰ ਆਗੇ ਜਾਇ ਕਿਤ ਸੀਸ ਨਾ ਨਿਵਾਈਏ 
॥੬੭॥ 

ਪਟਨੇ ਜਨਮ ਪੁਰਿ ਅਨੰਦ ਨਿਵਾਸੀ, 

ਸੋਢ ਬੰਸ ਭਏ ਛੱਤ੍ਰੀ ਐ ਅੱਤ੍ਰੀ' ਬਿਸਾਲ ਹੈ। 
ਖਾਲਸਾ ਮਜਬ ਥਾਰੋ ਆਜ ਤੈ ਅਜਬ ਥਯੋ, 
ਏਕ ਰੂਪ ਏਕ ਜਾਤਿ ਗੋਤ ਜੋਤਿ ਚਾਲ ਹੈ। 
ਆਪਸ ਮੈਂ ਪਜਾਰ ਔ ਬਿਹਾਰ ਰੋਟੀ ਬੇਟੀ ਕੇਰ, 
ਰਾਖੀਓ ਉਦਾਰ' ਤੈ ਸੰਭਾਰ ਤੇਗ ਢਾਲ ਹੈ। 
ਗਾਰੋਂ ਤੁਰਕਿੰਦਨ ਕੋ ਪਾਰੋ ਧਰਮ ਹਿੰਦੁਨ ਕੋ, 
ਪੰਥ ਪੁਚਾਰੋ ਨਿਜ ਜਗ ਪੈ ਕਮਾਲ' ਹੈ ॥੬੮॥ 
ਦੋਹਰਾ: 

ਇਸ਼ਟ ਤੱਗ' ਛੱਤਰੀਨ ਕਾ, 

ਅਹੇ ਸਦਾ ਕ੍ਰਿਪਾਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1645 


ਭੋਗ ਮੋਖ ਜਸ, ਇਸੀ ਤੈ 

ਮਿਲਤ, ਕਰੋ ਪਰਿਮਾਨ' ॥੬੯॥ 

ਇਤਯਾਦਿਕ ਬਹੁ ਰਹਿਤ ਗੁਰੁ, 

ਜਬੈ ਦਿਢਾਈ ਤਾਂਹਿ। 

ਬੀਸ ਪਚਾਸਕ ਔਰ ਜਨ 

ਸਿੰਘ ਸਜੇ ਤਬਿ ਚਾਹਿ ॥ ੭੦॥ 

ਪਹਿਲੇ ਪਜਯਾਰੇ ਪਾਂਚ ਭੇ, 

ਮੁਕਤੇ" ਹੁਏ ਫੇਰ। #ਘੁੰਜ ਮੁਕਤੇ ਇਹ ਹਨ: ਭਾਈ ਦੇਵਾ ਸਿੰਘ ਜੀ, ਭਾਈ ਰਾਮ 
ਭਾਈ ਫਤੇ ਸਿੰਘ ਜੀ। 

ਦੀਦਾਰੀ ਸਬਿ ਖਾਲਸਾ, 

ਔਰੈਂ ਲਖੋ ਬਧੇਰ ॥ ੭੧॥ 

ਯਾਰ ਮੁਹੰਮਦ ਕੇ ਭਏ, 

ਚਾਰ ਜੈਜ ਪੁਸਿੱਧ। 

ਪਾਂਚ ਪਯਾਰੇ ਗੁਰੂ ਕੇ, 

ਥਏ ਤੈਸ ਹੀ ਬਿੱਧਿ ॥ ੭੨॥ 


ਸਿੱਖੀ ਪਰਖੀ ਜੈਸ ਗੁਰ, 
ਪੰਥ ਖਾਲਸਾ ਕੀਨ। 
ਇਤਿਕ ਗਾਥ ਕਹਿ ਧਜਾਇ ਇਹੁ, 
ਥਿਰਯੋ ਇਹਾਂ ਮੁਦ ਭੀਨ' ॥ ੭੨੩॥ 'ਅਨੰਦ ਵਿੱਚ ਭਿੱਜ ਕੇ। 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਸਿੱਖੀ ਪਰਖਨ, ਪੰਥਰਚਨ, 
ਪ੍ਰਸੰਗ ਬਨਨਨੈ ਨਾਮ ਇਕਾਹਟਮੋਂ ਬਿਸੁਾਮ ॥੬੧॥ 





1646 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੨. (ਕਪਤਾਨ ਮਰੇ ਦੇ ਪ੍ਰਸ਼ਨਾਂ ਦਾ ਉੱਤਰ , ਮਸੰਦਾਂ ਦੀ ਨਕਲ ਵੇਖ ਕੇ ਉਨ੍ਹਾਂ ਨੂੰ ਦੰਡ ਦੇਣਾ, ਪੰਥ ਦੀ ਬ੍ਰਿਧੀ] 

ਦੋਹਰਾ: 

ਰੇ ਮਨ ਤੂੰ ਹਰਿਰਾਇ ਗੁਰੁ 

ਮਾਨ, ਮਿਲੈ ਹਰਿਰਾਇ'। 'ਹਰੀਰਾਜਾ, ਪੁਮੇਸ਼ਰ। 

ਗੋਪਦ ਜਜੋਂ ਭਵ ਸਿੰਧੁ ਕੋ', 'ਗਊ ਦੀ ਪੈੜ ਵਾਂਗ ਸੰਸਾਰ ਸਮੁੰਦਰ ਨੂੰ। 

ਤਰ ਹੈਂ ਸਹਜ ਸੁਭਾਇ ॥੧॥ 

ਚੌਪਈ: 

ਸਿੰਘ ਨਾਮ ਤਬਿ ਤੈ ਯੋਂ ਭਯੋ। 

ਪੰਥ ਰਚਜੋ ਸਤਿਗੁਰੁ ਜਯੋਂ ਨਯੋ। 

ਯਹਿ ਗਾਥਾ ਪੂਰਬ ਸਬਿ ਸੁਨਿ ਕੈ। 

ਪ੍ਰਸ਼ਨ ਕੀਓ ਮਰੀ ਫਿਰ ਗੁਨਿ ਕੈ ॥੨॥ 

ਇਸ਼ਟ ਗੁਰੂ ਕਾ ਏਕ ਅਕਾਲੈ। 

ਅਕਾਲ ਉਸਤਤਿ ਮੈਂ ਕਹਯੋ ਬਿਸਾਲੈਂ। 

ਕਰਿ ਸਭਿ ਦੇਵਨ ਕੇਰ ਨਿਰਸਤੰ'। ਖੰਡਨ। 

ਕਹਜੋ ਗੁਰੂ ਮੈਂ ਬੁੱਤ ਸ਼ਿਕਸਤੰ' ॥੨॥ ਬੁੱਤਾਂ ਨੂੰ ਕੱਟਣ ਭਾਵ ਤੋੜਨ ਵਾਲਾ ਹਾਂ। 

ਫਿਰ ਕ੍ਰਿਪਾਨ ਕਜੋਂ ਪੂਜ ਉਚਾਰਾ। 

ਰਖਤ ਸਿੱਖ ਸਭਿ ਸੀਸ ਮਝਾਰਾ"। “ਕਿਰਪਾਨ ਹਮੇਸ਼ਾਂ ਗਾਤਰੇ ਪਹਿਨਣੀ ਚਾਹੀਦੀ ਹੈ। ਸੀਸ 'ਚ 
ਕ੍ਰਿਪਾਨ ਰੱਖਣ ਦਾ ਰਿਵਾਜ ਸਿੱਖ ਰਾਜ ਦੇ ਖ਼ਾਤਮੇ ਤੋਂ ਬਾਅਦ 
ਪਿਆ ਜਦ ਅੰਗ੍ਹੇਜ਼ਾਂ ਨੇ ਸਿੰਘਾਂ ਦੀ ਕ੍ਰਿਪਾਨ ਜ਼ਬਤ ਕਰ ਲਈ 
ਸੀ ਤੇ ਗਾਤਰੇ ਪਹਿਨਣ ਦੀ ਸਖ਼ਤ ਮਨਾਹੀ ਕਰ ਦਿੱਤੀ ਸੀ। 
ਅਕਾਲੀ ਲਹਿਰ ਸਮੇਂ ਸਿੰਘਾਂ ਨੇ ਭਾਰੀ ਕੁਰਬਾਨੀਆਂ ਦੇ ਕੇ 
ਫਿਰ ਕਿਰਪਾਨ ਆਜ਼ਾਦ ਕਰਵਾਈ। ਹੁਣ ਭਾਰਤ ਦੇ 
ਸੰਵਿਧਾਨ ਵਿੱਚ ਦਰਜ ਹੈ ਕਿ 'ਕ੍ਰਿਪਾਨ ਸਿੱਖਾਂ ਦਾ ਧਾਰਮਿਕ 
ਚਿੰਨ੍ਹ ਹੈ ਤੇ ਸਿੱਖ ਕ੍ਰਿਪਾਨ ਧਾਰ ਕੇ ਭਾਵ ਪਹਿਨ ਕੇ ਤੇ ਚੁੱਕ ਕੇ 
ਤੁਰ ਫਿਰ ਸਕਦਾ ਹੈ।' 

ਪੁਨ ਖੰਡੇ ਕੋ ਸਿੰਘ ਪੁਜਾਵਤ। 

ਬੁੱਤ ਪੁਰਸਤੀ ਯਹੀ ਕਹਾਵਤ ॥ ੪ ॥ 

ਪੁਨ ਗੁਰੁ ਬਹੁ ਲਘੁ ਜਾਤਿ' ਮਿਲਾਈ। 'ਬਹੁਤ ਛੋਟੀਆਂ ਜਾਤਾਂ। 

ਬੁਹਮਨ ਛੱਤ੍ਰੀ ਕਯੋਂ ਨ ਬਨਾਈ'। '(ਸਿੱਖ) ਕਿਉਂ ਨ ਬਣਾਇਆ। 

ਕਯਾ ਉਨਿ ਉੱਤਮ ਜਾਤਿ ਨ ਪਾਈ'। 'ਕੀ ਸਤਿਗੁਰਾਂ ਨੂੰ ਉੱਤਮ ਜਾਤੀ ਨਹੀਂ ਲੱਭੀ। 

ਯਾ ਹਿਤ ਲਘੁ ਜਾਤੀ ਬਿਦਤਾਈ ॥੫॥ 

ਦੋਹਰਾ: 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1647 


੯ ੨੫੬ 


ਚਾਰ ਬਰਣ ਕੋ ਏਕਠੋ, 
ਭੋਜਨ ਦਿਯ ਖੁਲਵਾਇ। 
ਯਹਿ ਗੁਰੁ ਸ਼ੰਕਰ ਬਰਣ ਮਤ', 


ਕਿਹ ਹਿਤ ਧਰਯੋ ਰਚਾਇ ॥੬॥ 
ਗੀਆ ਛੰਦ: 

ਕਹੋਂ ਠੀਕ ਪਛਾਨੀਏ। 

ਹੈ ਏਕ ਪੁਰਖ ਅਕਾਲ ਗੁਰੁ ਕਾ 
ਇਸ਼ਟ ਨੀਕੇ ਮਾਨੀਏ। 

ਨਹਿਂ ਪਰਮ ਈਸ਼ੂਰ ਏਕ ਤਜਿ, 


੮੦ _ ੧) ੨੩੩੪ << 


ਗੁਰ ਭਜਜੋ ਔਰੈਂ ਦੇਵ ਕੋ। 


ਪੰਥ ਮਾਂਹਿ ਨ ਭੇਵ ਕੋ ॥੭॥ 
ਤਜਿ ਏਕ ਪੁਰਖ ਅਕਾਲ ਕੋ, 

ਨਰ ਔਰ ਦੇਵੈਂ ਜੋ ਭਜੈ। 

ਵਹਿ ਮੂਲ ਨਿਜ ਤੈ ਭੂਲ ਕੈ, 

ਦਲ' ਫੂਲ ਸਾਖਾ ਕੌ ਜਜੈ?। 

ਅਬਿ ਸੁਨੋ ਜਿਹ ਹਿਤ ਗੁਰੂ ਨੈ, 
ਕਿਰਪਾਨ ਇਸ਼ਟ ਉਚਾਰਿਓ। 

ਪੁਨ ਸਿੱਖ ਗੁਰੁ ਕੈ ਸੀਸ ਨਿਜ, 
ਜਿਸ ਹੇਤ ਧਰਤ ਵਿਚਾਰਿਓ ॥੮॥ 
ਜਿਮ ਜਾਨ ਕੈ ਕ੍ਰਿਪਾਨ ਕੋ, 

ਹਰਿ ਰੂਪ ਪੂਜਨ ਕਰਤ ਹੈਂ। 

ਵਹਿ ਸੁਨੋ ਅਬਿ ਪ੍ਰਸੰਗ ਸਬਿ, 
ਪ੍ਰਮਾਨ' ਸਹਤ ਉਚਰਤ ਹੈਂ। 

ਜਬਿ ਭਯੋਂ ਜਗ ਮੈਂ ਹਿਰਣਕੱਸਪ 
ਦੈਂਤ ਦੁਖਦ ਮਹਾਨੀਯਾ। 

ਤਬਿ ਸੰਗਿ ਲੈ ਸੁਰ ਮੁਨਿਨਿ ਕੌ, 
ਬਿਧਿ' ਰੀਤਿ ਐਸੇ ਠਾਨੀਯਾ ॥ ੯॥ 


ਚਹੁੰ ਵਰਨਾਂ ਦੇ ਇਸਤ੍ਰੀ ਪੁਰਖਾਂ ਦੇ ਪੁਸਪਰ ਮੇਲ ਤੋਂ ਪੈਦਾ 
ਹੋਈ ਉਲਾਦ। 





1648 


ਤਿਨਿ ਜਾਇ ਹਿਮ ਗਿਰ ਸਿਖਰ' ਕੀਨੋ, 
ਹਵਨ ਬਰਸ ਅਪਾਰ ਹੈ। 

ਤਬਿ ਭਏ ਪਰਗਟ ਤਹਾਂ ਤੇ 

ਪੁਨ ਖੜਗ ਰੂਪ ਮੁਰਾਰਿ' ਹੈਂ। 
ਦੁਤਿ ਕੋਟਿ ਦਾਮਨਿ ਸੀ ਲਸੈ' 
ਪ੍ਰਕਾਸ਼ ਭਾਨੁ' ਸਮਾਨ ਤੈ। 

ਸੋ ਹਾਥ ਬੁਹਮਾ ਕੇ ਅਯੋ, 

ਰਵ ਭਯੋ ਯੋਂ ਅਸਮਾਨ ਤੈ' ॥ ੧੦॥ 
ਮਮ ਰੂਪ ਨੀਕੇ ਜਾਨੀਏ। 

ਅਬਿ ਜਜਨ' ਯਾਂ ਕੋ ਕੀਜੀਏ, 

ਦੈ ਧੂਪ ਬਿਧਿ ਯੁਤ ਮਾਨੀਏ। 

ਜਗ ਜਨਨਿ ਅਰਿ ਗਨ ਹਨਨ ਹਾਰ' 


ਵਿਚਾਰ ਏਹੀ ਲੀਜੀਏ। 
ਗੋ! ਸਾਧ ਦਿਜ ਦੁਖ ਦੀਨ ਕੋ? 


ਇਸ ਸੰਗ ਹਾਨ' ਸੁ ਕੀਜੀਏ ॥੧੧॥ 
ਕਬਿੱਤ: 


ਸੁਨਿ ਕੈ ਨਭ ਬਾਨੀ ਸੁਖ ਸਾਨੀ ਅਜ ਮੋਦ ਮਾਨੀ', 


ਆਇ ਸੋ ਕ੍ਰਿਪਾਨੀ ਸੂਲ ਪਾਨੀ ਕੋ ਫਰਾਯੋ ਹੈ'। 


ਤਾਂ ਕੇ ਸੰਗ ਦੀਹ ਦੈਂਤ ਤ੍ਰਿਪਰ ਦੁਖਦਾਈ ਹਨਯੋ', 


ਤਾਂ ਤੈ ਸ਼ਿਵ ਨਾਮ ਤ੍ਰਿਪੁਰਾਰੀ ਬਿਦਤਾਯੋ ਹੈ'। 
ਫੇਰ ਕਰਵਾਰ ਵਹੀ ਆਈ ਕਰ ਬੂਹਮਾ ਹੂੰ ਕੇ, 
ਕਵਚ ਪਚੀਸਾ ਨਾਮ ਯਾਂ ਕੋ ਅਜ ਗਾਯੋ ਹੈ'। 


ਸੋਊ ਸੁਨਿ ਲੀਜੀਏ ਨ ਕੀਜੀਏ ਭਰਮ ਕਿਛੂ, 


ਭਾਰਤ ਕੇ ਸਾਂਤੀ ਪਰਬ ਵੀਚ' ਯੋ ਅਲਾਯੋ ਹੈ 


॥੧੨॥ 


ਖੜਗ' ਅਖੰਡਾ? ਖੰਡਾ! ਅਸੀ'' ਰਾਜ ਮੰਡਾ?? 


94 
33 
ਚੜਾ”, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਹਿਮਾਲਾ ਪਹਾੜ ਦੀ ਚੋਟੀ 'ਤੇ। 


'ਤਲਵਾਰ ਰੂਪ ਪ੍ਰਮੇਸ਼ਰ। 
'ਕ੍ਰੋੜਾਂ ਬਿਜਲੀਆਂ ਵਰਗੀ ਸ਼ੋਭਾ ਚਮਕਦੀ ਹੈ। 
'ਸੂਰਜ। 


'ਅਕਾਸ਼ ਤੋਂ ਇਉਂ ਬਾਣੀ ਹੋਈ। 
।'ਤਲਵਾਰ। 


ਪੂਜਨ। 
'ਜਗਤ ਦੀ ਮਾਤਾ ਤੇ ਸਮੂੰਹ ਵੈਰੀਆਂ ਨੂੰ ਨਾਸ ਕਰਨ ਵਾਲੀ। 


'ਗਊ। “ਦੁਖ ਦੇਣ ਵਾਲੇ ਨੂੰ। 
'ਨਾਸ। 


ਸੁੱਖ ਨਾਲ ਮਿਲੀ ਹੋਈ ਆਕਾਸ਼ ਬਾਣੀ ਸੁਣ ਕੇ ਬ੍ਰਹਮਾ ਨੇ 
ਅਨੰਦ ਨਾਲ ਮੰਨ ਲਈ। 

'ਆ ਕੇ ਉਹ ਕਿਰਪਾਨ ਸ਼ਿਵ ਨੂੰ ਫੜਾ ਦਿੱਤੀ। 

'ਵੱਡਾ ਦੁਖਦਾਈ ਤ੍ਰਿਪੁਰ ਦੈਂਤ ਮਾਰਿਆ। 

'ਤ੍ਰਿਪੁਰ ਦੈਂਤ ਦਾ ਵੈਰੀ ਪੁਗਟ ਹੋਇਆ ਹੈ। 


'ਪਚੀਸਾ=ਪੱਚੀ ਨਾਵਾਂ ਵਾਲਾ (ਕਵਚ) ਰਖਿਆ ਮੰਤ੍ਰ (ਅਜ) 
ਬੁਹਮਾ ਨੇ ਕਿਹਾ। 


ਮਹਾਂ ਭਾਰਤ ਗ੍ਰੰਥ ਦੇ ਸ਼ਾਂਤੀ ਪਰਬ ਵਿੱਚ। 
'ਜੋ ਇਕ ਤੋਂ ਦੋ ਕਰੇ। “ਜੋ ਇਕਰਸ ਰਹੇ। “ਟੁਕੜੇ ਕਰਨ 


ਵਾਲੀ। 'ਕੱਟਣ ਵਾਲੀ। ?:ਰਾਜ ਨੂੰ ਕਾਇਮ ਕਰਨ ਵਾਲੀ। 
3ਤਿੱਖੇ ਸੁਭਾਵ ਵਾਲੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੰਡਾ ਕਰਿ' ਅਰਿ ਖੰਡਾ? ਬ੍ਰਹਿਮੰਡਾ ਪਾਰ ਹੈ”। 


ਪਲ ਭੱਛ' ਧਰਮਰੱਛ” ਪੱਛਕਾਰ” ਰਣ ਕੱਛ"! 


ਭੂਪ ਪੱਛ' ਮੁਕਤਿ ਭੁਗਤਿ ਦੱਤ” ਤਰਵਾਰ” ਹੈ। 


ਚੰਡੀ' ਬ੍ਰਹਮੀ? ਸ਼ਕਤਿ” ਕ੍ਰਿਪਾਨੀ'' ਬਿਸ਼ਨਵੀ 
ਭਵਾਨੀ”, 


ਬਿਸਹ ਪਾਲ' ਛਤ੍ਰੀ ਤੱਗ” ਧਾਰਾ ਧਰ” ਸਾਰ ਹੈ''। 


ਕਵਚ ਪਚੀਸੀ ਬ੍ਰਹਮ' ਗਾਇ ਯਾਹਿ ਨਿੱਤ ਜੋਊ, 
ਜੰਗ ਜੀਤ ਪਾਇ ਸੋ ਅਭੰਗ ਫਲ ਚਾਰ ਹੈ' 
॥੧੩॥ 

ਦੋਹਰਾ: 

ਯਾ ਬਿਧਿ ਨਾਮ ਉਚਾਰ ਬਿਧਿ, 

ਪੁਨਾ ਕਹਜੋ ਪ੍ਰਯੋਗ'। 

ਪਾਠ ਸਵਾ ਲਖ ਹਵਨ ਕਰਿ, 

ਜੀਤ ਜੰਗ ਤਬਿ ਹੋਗ ॥ ੧੪॥ 

ਪੁਨ ਬਿਧਿ ਦਈ ਮਰੀਚ ਕੌ 


ਤਾਂਹਿ ਸੁਰੇਸਹਿ' ਦੀਨ। 

ਤਿਹ ਫਿਰ ਦਿੱਗਜ ਕੋ' ਦਈ, 
ਤਾਂ ਤੇ ਮਨੂ' ਸੁ ਲੀਨ ॥੧੫॥ 
ਪੁਨ ਤਿਹਂ ਨਿਜ ਸੁਤ ਕੋ ਦਈ' 
ਤਾਂ ਤੇ ਦਰਸ਼ਨ' ਲੀਨ। 

ਕ੍ਰਿਪਾ ਦੁੰਣ' ਤਾਂ ਤੇ ਲਈ 


ਅਨਿਕ ਨੌਰ ਇਮ ਚੀਨ' ॥੧੬॥ 
ਸੋ ਸ਼ਕਤੀ ਪੁਨ ਸ਼ਕਤਿ ਗਹਿ, 
ਕਰੇ ਅਸੁਰ ਗਨ ਛੀਨ'। 


1649 


(ਵੈਰੀਆਂ ਦੇ ਮੂੰਹਾਂ ਨੂੰ) ਪੀਲੇ ਕਰਨ ਵਾਲੀ। “ਵੈਰੀਆਂ ਨੂੰ 
ਟੁਕੜੇ ਕਰਨ ਵਾਲੀ। “ਬ੍ਰਹਮੰਡ ਦੇ ਪਾਲਣ ਵਾਲੀ। 
'ਮਾਸ ਖਾਣ ਵਾਲੀ। “ਧਰਮ ਦੀ ਰਾਖੀ ਕਰਨ ਵਾਲੀ। “ਪੱਖ 
ਕਰਨ ਵਾਲੀ। ''ਜੰਗ ਮਿਣਨ ਵਾਲੀ। 
'ਰਾਜਿਆਂ ਦਾ ਪੱਖ ਕਰਨ ਵਾਲੀ। “ਮੁਕਤੀ ਤੇ ਪਦਾਰਥ ਦੇਣ 
ਵਾਲੀ। “ਵੈਰੀਆਂ ਦੀ ਚਾਲ ਨੂੰ ਰੋਕਣ ਵਾਲੀ ਹੈ। 

'ਚੰਡ ਦੈਂਤ ਨੂੰ ਮਾਰਨ ਵਾਲੀ। 'ਯ੍ਰਹਮਾ ਦੀ ਸ਼ਕਤੀ। “ਸਮਰੱਥਾ 
ਰੂਪ। ''ਭਗਤਾਂ 'ਤੇ ਕ੍ਰਿਪਾ ਕਰਨ ਵਾਲੀ। “ਵਿਸ਼ਨੂੰ ਦੀ 
ਸ਼ਕਤੀ। “ਸੰਸਾਰ ਨੂੰ ਪੈਦਾ ਕਰਨ ਵਾਲੀ। 

'ਸੰਸਾਰ ਨੂੰ ਪਾਲਣ ਵਾਲੀ। 'ਛੱਤ੍ਰੀਆਂ ਦਾ ਜਨੇਊ। “ਤਿੱਖੀ 
ਧਾਰ ਵਾਲੀ। ''( ਇਹ ਪੰਝੀ) ਸੇਸ਼ਟ (ਨਾਮ) ਹਨ। 

'ਇਹ ਬੂਹਮਾ ਦਾ ਪੰਝੀ ਨਾਵਾਂ ਵਾਲਾ (ਕਵਚ) ਰਖਿਆ ਮੰਤੂ। 


'ਲਗਾਤਾਰ ਚਾਰੇ ਫਲ ਪਾ ਲਵੇਗਾ। 


'ਮਰੀਚ ਨੂੰ (ਮਰੀਚ=ਸੱਤਾਂ ਰਿਖੀਆਂ ਵਿੱਚੋਂ ਬੂਹਮਾ ਦਾ ਵੱਡਾ 
ਮਾਨਸਿਕ ਪੁੱਤਰ। ) 

'ਇੰਦੂ ਨੂੰ। 

'ਦਿਸ਼ਾ ਦੇ ਹਾਥੀ ਨੂੰ। 

ਬੁਹਮਾ ਦਾ ਮਾਨਸਿਕ ਪੁੱਤਰ ਜਿਸ ਤੋ ਮਨੁੱਖ ਜਾਤੀ ਦੀ 
ਉਤਪੱਤੀ ਮੰਨੀ ਹੈ। 

'ਮਨੂੰ ਨੇ ਆਪਣੇ ਪੁੱਤਰ ਨੂੰ ਦਿੱਤੀ। 

'ਦਰਸ਼ਨ ਰਿਸ਼ੀ ਨੇ। 

'ਦ੍ੋਣਾਚਾਰਜ। (ਦਰੋਣਾਚਾਰਜ ਦੀ ਇਸਤ੍ਰੀ ਦਾ ਨਾਮ ਕ੍ਰਿਪਾ ਸੀ 
ਜਿਸ ਕਰ ਕੇ ਦ੍ਰੋਣਾਚਾਰਜ ਦਾ ਨਾਮ 'ਕ੍ਰਿਪਾ ਦ੍ਰੋਣ' ਪੈ ਗਿਆ)। 
'ਅਨੇਕ ਜਗ੍ਹਾ ਇਸ ਤਰ੍ਹਾਂ (ਇਹ ਤਲਵਾਰ ਰਹੀ) ਜਾਣੋ। 


'ਉਸ ਤਲਵਾਰ ਨੂੰ (ਸ਼ਕਤਿ) ਦੇਵੀ ਨੇ ਪਕੜ ਕੇ ਬਹੁਤੇ ਦੈਂਤ 
ਮਾਰੇ। 





1650 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਕ੍ਰਿਪਾਨ ਫਿਰ ਪ੍ਰਗਟ ਹੂ 
ਦੇਵੀ ਗੁਰੁ ਕੋ ਦੀਨ" ॥੧੭॥ 


ਹਰੀ ਰੂਪ ਯੌ ਪਿਖਿ ਗੁਰੂ 
ਕਹਸੋ ਇਸ਼ਟ ਕ੍ਰਿਪਾਨ। 

ਯਾਹੀ ਤੈ ਗੁਰੁ ਸਿੱਖ ਸਭਿ 
ਰਾਖਤ ਸੀਸ ਮਹਾਨ ॥ ੧੮॥ 
ਜਿਤਿਕ ਭੂਪ ਜਗ ਮੈਂ ਭਏ, 
ਪੂਜੀ ਸਭਿਨਿ ਕ੍ਰਿਪਾਨ। 

ਰਾਜ ਲਯੋ ਅਰਿ ਦਰ ਸਭੈ' 

ਤਾਂ ਤੇ ਇਸ਼ਟ ਪਛਾਨ ॥ ੧੯॥ 
ਸੁਖਦ ਵਸਤੁ ਸਬਿ ਇਸ਼ਟ' ਲਖਿ, 
ਦੁਖਦ ਅਨਿਸ਼ਟ' ਪਛਾਨ। 

ਯਹਿ ਵਿਚਾਰ ਕਰਿ ਗੁਰੂ ਨੈ 
ਕੀਨੋ ਇਸ਼ਟ' ਬਖਾਨ ॥੨੦॥ 
ਸਭਿ ਬਿਧਿ ਸ਼ਸਤੁ ਸੁਖਦ ਲਖਿ, 
ਪੂਜਤ ਯਾਂ ਕੋ ਸਿੱਖ। 
ਬਨਤ' , ਲੇਹੁ ਭਲ ਪਿਖ ॥੨੧॥ 
ਯਾਂ ਤੇ ਬੁੱਤ ਪ੍ਰਸਤ ਨਹਿ 

ਮਜ਼ਬ ਗੁਰੂ ਕਾ ਜਾਨ। 

ਪਰਮ ਧਰਮ ਛੱਤ੍ਰੀਨ ਕੋ, 
ਪੂਜਤ ਭਲੇ ਕ੍ਰਿਪਾਨ ॥ ੨੨॥ 
ਸਿੰਘ ਜਿਤਿਕ ਗੁਰੁ ਦਸਮ ਕੇ, 
ਸੂਦ ਬੈਸ ਦਿਜ ਨਾਹਿ। 

ਯਹਿ ਸਭਿ ਕ੍ਰਿਤਮ' ਛੱਤੀ 
ਬਰਣ, ਲਖੋ ਦਿਢ ਚਾਹਿ ॥੨੨॥ 


“ਪ੍ਰਮੇਸ਼ਰ ਦਾ ਤਲਵਾਰ ਰੂਪ ਧਾਰਨਾ ਤੇ ਕਈਆਂ ਹੱਥਾਂ ਵਿੱਚ 
ਦੀ ਹੁੰਦਿਆਂ ਹੋਇਆਂ ਦੇਵੀ ਦੇ ਰਾਹੀਂ ਗੁਰਾਂ ਪਾਸ ਪੁੱਜਣਾ, ਨ 
ਤਾਂ ਦਸਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਵਿੱਚ ਕਿਤੇ 
ਲਿਖਿਆ ਹੈ ਅਤੇ ਨ ਹੀ ਕਿਸੇ ਸਮਕਾਲੀ ਕਵੀ ਨੇ। ਦੇਵੀ 
ਗੁਰਾਂ ਨੇ ਪਰਗਟ ਨਹੀਂ ਕੀਤੀ, ਕਿਰਪਾਨ ਦੇ ਜਾਣ ਦਾ ਤਾਂ 
ਸੁਆਲ ਹੀ ਪੈਦਾ ਨਹੀਂ ਹੁੰਦਾ। 


'ਸਾਰੇ ਵੈਰੀਆਂ ਨੂੰ (ਦਰ) ਦਲ ਕੇ ਭਾਵ ਨਾਸ ਕਰਕੇ। 


(ਪਿਆਰੀ ਭਾਵ ਪੂਜਨ ਯੋਗ। 
'ਘ੍ਰਿਣਾ ਯੋਗ ਭਾਵ ਤਿਆਗਣ ਯੋਗ। 


'ਪੂਜਯ ਦੇਵ। 


'ਇਹ ਕਿਸੇ ਤਰ੍ਹਾਂ ਵੀ ਬੁੱਤ ਨਹੀਂ ਬਣ ਸਕਦੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਹਤ ਨ ਪਿਛਲੀ ਜਾਤਿ। 

ਤਯੋਂ ਸਿੱਖ ਹੂ ਗੁਰੁ ਜਾਤਿ' ॥੨੪॥ 
ਸੂਰਜ ਬੰਸੀ ਦਸਮ ਗੁਰੁ, 
ਛੱਤੀ ਭਏ ਪੁਸਿੱਧ। 
ਯਾਹੀਂ ਤੇ ਸਭਿ ਖਾਲਸਾ, 
ਛੱਤੀ ਬਰਣ ਅਬਿੱਧ' ॥ ੨੫॥ 
ਚੌਪਈ: 

ਅਬਿ ਸੁਨਿ ਜਿਸ ਹਿਤ ਗੁਰੁ ਲਘੁ ਜਾਤੀ। 
ਕਰੇ ਸਿੱਖ ਤਜਿ ਬ੍ੁਹਮਨ ਛਾਤੀ'। 
ਜਯੋਂ ਮਾਤਾ ਨਿਜ ਲਘੁ ਸੁਤ ਤਾਈਂ। 
ਦੇਤ ਗੋਪ ਧਨ ਹਿਤ ਅਧਿਕਾਈ' ॥ ੨੬॥ 
ਪੁਨ ਜਯੋਂ ਨਿਜ ਕਰ ਕੀ ਲਘੁ ਅੰਗੁਰੀ। 
ਤਜਿ ਵਡੀਅਨ ਤਿਹ ਪਾਵਤ ਮੁੰਦੀ। 
ਫਿਰ ਸਮੁੱਥ ਜੇ ਜਨ ਜਗਿ ਭਏ। 

ਯੌਂਹੀ ਕਾਮ ਤਿਨੋਂ ਨੈ ਕਏ ॥੨੭॥ 
ਰਾਮ ਚੰਦ ਨੇ ਭਾਲੂ' ਬੰਦਰ। 

ਪੂਜਨ ਯੋਗ ਕਰੇ ਜਗ ਅੰਦਰ। 

ਪੁਨ ਤਜਿ ਦਿਜਬਰ ਰਿਖੀਅਨ ਤਾਂਈ। 
ਦਈ ਭੀਲਨੀ ਕੋ ਬਭਜਾਈ ॥ ੨੮॥ 
ਜਾਦਵ ਤਯਾਗ ਕ੍ਰਿਸ਼ਨ ਜਜੋਂ ਪੀਨੇ'। 
ਅਪਨੇ ਮੀਤ ਗੁਵਾਲੇ ਕੀਨੇ। 

ਔਰ ਮੁਹੰਮਦ ਕੀ ਸੁਨ ਚਾਲੀ। 

ਤਜੇ ਜਹੂਦ ਜੁ ਵਲੀ ਬਿਸਾਲੀ' ॥੨੯॥ 
ਅਧਿਕ ਗਰੀਬ ਬਟੋਰਨ ਕਰ ਕੇ। 
ਮੁਸਲਮਾਨ ਕਰੇ ਹਿਤ ਧਰ ਕੇ। 

ਔਰ ਸੁਨੋ ਈਸਾ ਕੀ ਕਾਰੀ'। 

ਗਹੀ ਗਰੀਬੀ ਉਨਿ ਭੀ ਭਾਰੀ ॥ ੩੦ ॥ 
ਧੋਬੀ ਬਾਢੀ' ਆਦਿਕ ਜਾਤੀ। 


'ਗੁਰਾਂ ਦੀ ਜਾਤ ਭਾਵ ਛੱਤ੍ਰੀ ਹੋ ਜਾਂਦੇ ਹਨ। 


'ਵਿੰਨ੍ਹਣ ਤੋਂ ਰਹਿਤ ਭਾਵ ਜਾਤਾਂ ਦੇ ਬੰਧਨਾਂ ਤੋਂ ਰਹਿਤ। 


'ਛੱਤ੍ੀ। 


ਵੇ 


'ਗੁਪਤ ਧਨ ਦੇਂਦੀ ਹੈ, ਬਹੁਤ ਪਿਆਰ ਕਰਕੇ। 


1651 





1652 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੇ ਓਨਿ ਨਿਜ ਪੁਥਮ ਸੰਗਾਤੀ। 

ਤਯੋਂ ਸਤਿਗੁਰੁ ਮਨ ਮਾਹਿ ਵਿਚਾਰੀ। 

ਮਜ਼ਬ ਚਲੈ ਮਮ ਜਗਤ ਅਪਾਰੀ ॥੨੧॥ 

ਰਾਜ ਖੋਸ' ਤੁਰਕਨ ਤੈ ਸਭਿ ਹੀ। 

ਨਿਜ ਸਿੱਖਨ ਕੋ ਦੈਨੋਂ ਅਬਿ ਹੀ। 

ਜੇ ਜਗ ਮੈਂ ਸ਼ਸਤ੍ਰੀ ਰਜਪੂਤਾ। 

ਔਰ ਛੱਤ੍ਰੀ ਦਿਜ ਮਜ਼ਬੂਤਾ ॥ ੩੨ ॥ 

ਨਹਿਂ ਉਪਕਾਰ ਹਮਾਰਾ ਮਾਨੈਂ। 

ਇਨਿ ਸਭਿ ਕੋ ਹੈ ਗਰਬ ਮਹਾਨੈਂ। 

ਅਰ ਪੁਨ ਕਹਤ ਸਗਲ ਸੰਸਾਰਾ। 

ਨਾਮ ਗਰੀਬ ਨਿਵਾਜ ਹਮਾਰਾ ॥ ੩੩ ॥ 

ਸੋ ਅਬਿ ਸਫਲਾ ਕਰ ਦਿਖਰਾਵੇਂ। 

ਲਘੁ ਲੋਗਨ ਕੋ ਵਡੇ ਬਨਾਵੋਂ। 

ਤਾਂ ਤੇ ਜੱਟ ਤਖਾਣ ਲੁਹਾਰੈਂ। 

ਦਿਜ ਖੱਤ੍ਰੀ ਬਣੀਏ ਸੁਨਿਆਰੈਂ ॥੨੩੪॥ 

ਛੀਪੇ ਨਾਈ ਸੈਣ' ਕਲਾਲੈਂ”। 'ਸੈਣੀ। “ਇਕ ਜਾਤੀ। 

ਰੋੜੇ ਔਰ ਕਮੋਇ, ਕੁਲਾਲੈਂ'। 'ਘੁਮਿਆਰ। 

ਝੀਵਰ, ਗੁੱਜਰ, ਤੇਲੀ, ਮਾਲੀ। 

ਭੱਟ', ਭਾਬੜੇ?, ਤੋਗਰ” ਜਾਲੀ'' ॥ ੩੫॥ 'ਜੋਰਾਜੇ ਤੇ ਜੋਧਿਆਂ ਦਾ ਜਸ ਕਰਦੇ ਤੇ ਬੰਸਾਵਲੀਆਂ ਗਾਉਂਦੇ 
ਹਨ। ?ਉਸਵਾਲ ਬਾਣੀਆਂ ਦੀ ਅੱਲ। (ਅ) ਅਗੁਵਾਲ 
ਬਾਣੀਏ ਵੀ ਭਾਬੜੇ ਕਹੇ ਜਾਂਦੇ ਹਨ। ਇਕ ਜਾਤੀ ਜੋਰਾਜਪੂਤਾਂ 
'ਚੋਂ ਨਿਕਲੀ ਹੈ। ਇਹ ਜ਼ਿਆਦਾਤਰ ਮੁਸਲਮਾਨ ਹਨ ਤੇ 
ਗਊਆਂ ਮੱਝਾਂ ਰੱਖਦੇ ਹਨ। ''ਸਾਰੇ। 

ਵਣਜਾਰੇ' ਲੌਬਾਣੇ” ਭਾਣੇ”। 'ਵਪਾਰ ਕਰਨ ਵਾਲੀ ਇਕ ਜਾਤੀ। “ਲੂਣ ਦਾ ਵਪਾਰ ਕਰਨ 
ਵਾਲੀ ਇਕ ਜਾਤੀ। “ਇਕ ਜਾਤੀ। 

ਰੰਘਰੇਟੇ' ਰਵਦਾਸੀਏ ਜਾਣੇ। 'ਮਜ਼ਹਬੀ ਸਿੰਘ। 

ਇਤਯਾਦਿਕ ਜੇ ਹੈਂ ਲਘੁ ਜਾਤੀ। 

ਇਨ ਕੋ ਦੇਵੇਂ ਰਾਜ ਬਖਯਾਤੀ ॥ ੩੬ ॥ 

ਯੇ ਮਾਨਹਿ ਉਪਕਾਰ ਹਮਾਰਾ। 

ਜਬਿ ਲੌ ਰਹਿ ਹੈਂ ਧਰਾ ਮਝਾਰਾ। 

ਇਨ ਹੀ ਕੋ ਅਬਿ ਸਿੰਘ ਸਜਾਵੇਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1653 


ਤੁਰਕਨ ਕੋ ਇਨ ਤੈ ਮਰਵਾਵੋਂ ॥੩੭॥ 

ਚਿੜੀਆਂ ਤੈ ਇਨਿ ਕਰਿ ਹੋਂ ਬਾਜੈਂ। 

ਮਾਰ ਲੈਂਹ ਤੁਰਕਨ ਤੈ ਰਾਜੈਂ'। 'ਰਾਜ ਲੈ ਲੈਣਗੇ। 

ਕੀਟਨ ਤੈ ਇਨਿ ਕੋ ਮ੍ਰਿਗਿੰਦੂ'। 'ਕੀੜਿਆਂ ਤੋਂ ਸ਼ੇਰ। 

ਕਰੋਂ ਹਰਨ ਹਿਤ ਤੁਰਕ ਗਜਿੰਦੂ' ॥੩੮॥ 'ਤੁਰਕਾਂ ਰੂਪ ਹਾਥੀਆਂ ਨੂੰ ਮਾਰਨ ਵਾਸਤੇ। 
ਦੋਹਰਾ: 

ਪੁਨ ਇਨਿ ਜਾਤਿਨ ਕੋ ਕਬੀ, 

ਨਹੀਂ ਮਿਲਯੋ ਜਗ ਰਾਜ। 

ਯਾਂ ਤੈ ਸੁਖ ਦੈ ਸਭਿ ਇਨੈ, 

ਲੇਵੋਂ ਜਸ ਜਗ ਮਾਝ ॥੩੯॥ 

ਸੱਯਦ ਮੁਗਲ ਪਠਾਂਨ ਜੇ, 

ਵਡ ਸ਼ਸਤ੍ਰੀ ਰਜਪੂਤ। 

ਫਿਰ ਯਹਿ ਤਿਨ ਕੋ ਹੋਨ ਦਿਹਂ, 

ਕਬਿ ਜਗ ਮੈਂ ਮਜ਼ਬੂਤ ॥ ੪੦॥ 

ਚੌਪਈ: 

ਬਾਤ ਏਹੁ ਭੀ ਗੁਰੂ ਵਿਚਾਰੀ। 

ਔਰ ਏਕ ਸੁਨ ਨੀਕ ਵਿਚਾਰੀ'। ਚੰਗੀ ਵਿਚਾਰ। 

ਸੀਧੀ ਪਗੜੀ ਔਰ ਦੁਸ਼ਾਲਾ। 

ਜਰੀਦਾਰ ਜੋੜਾ ਪਟ ਨਾਲਾ' ॥੪੧॥ 'ਜਰੀ ਵਾਲਾ ਜੁੱਤਾ ਤੇ ਰੇਸ਼ਮੀ ਨਾਲਾ। 
ਘੋੜਾ ਸਜਯੋ ਜ਼ੀਨ ਸੁਠ ਬਾਲਾ'। 'ਸੁੰਦਰ ਕਾਠੀ ਵਾਲਾ। 

ਉਚਾ ਮਹਿਲ ਅਟਾਰੀ ਵਾਲਾ। 

ਮੋਤੀ ਮੂੰਗਾ ਬਸਤਰ ਰੇਸ਼ਮ। 

ਜ਼ੇਵਰ ਹੇਮ ਜਰਾਉ ਜੇ ਸਮ' ॥੪੨॥ 'ਸੋਨੇ ਦੇ ਜੜਾਊ ਗਹਿਣੇ ਜਿਹੜੇ (ਤੁਰਕਾਂ) ਵਰਗੇ ਸਨ। 
ਸ਼ਸਤੁ ਬਸਤੁ ਕਮਰਕਸਾ ਵਰ'। 'ਚੰਗਾ ਕਮਰ ਕਸਾ। 

ਗੇਂਹੂੰ ਚਾਵਰ ਮੂੰਗੀ ਘੀ ਤਰ'। 'ਬਹੁਤਾ। 

ਸ਼ਾਦੀ ਮੈਂ ਰਥ ਤੁਰੀ' ਨਗਾਰਾ। 'ਰਣ ਸਿੰਗਾ। 
ਕੌਤਿਕ ਆਤਸ਼ ਬਾਜੀ ਕਾਰਾ' ॥੪੨॥ 'ਆਤਸ਼ਬਾਜ਼ੀ ਦਾ ਖੇਲ। 

ਬਾਂਕੀ' ਮੁੱਛਾਂ ਅਤਰ ਲਗਾਵਨ। 'ਟੇਢੀਆਂ। 

ਛਕਨ ਕਬਾਬੈਂ!' ਅਤਿ ਮੁਦ ਪਾਵਨ। 'ਮਾਸ। 
ਇਤਯਾਦਿਕ ਸੁਠ ਵਸਤੂ ਜੇਤੀ। 





1654 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਿਲੈ ਵਰਤਨੀ ਇਨੈ ਨ ਤੇਤੀ ॥ ੪੪॥ 
ਬਿਨ ਰਜਪੂਤ ਤੁਰਕ ਸਿਰਮੌਰੈਂ'। 
ਜੱਟਾਦਿਕ ਜੇ ਜਾਤੀ ਔਰੈਂ। 

ਨੀਕੀ ਵਸਤੁ ਜਿਤਿਕ ਜਗ ਮਾਂਹੀਂ। 
ਹਿੰਦੁਨ ਕੋ ਨ ਵਰਤਨੀ ਪਾਂਹੀਂ ॥੪੫॥ 
ਤਬਿ ਤੁਰਕਨ ਕੇ ਰਾਜ ਮਝਾਰੀ। 
ਜ਼ੁਲਮ ਗਰੀਬਨ ਪਰ ਥੇ ਭਾਰੀ। 

ਪੇਖਿ ਗਰੀਬਨ ਕਾ ਦੁਰਹਾਲੂ'। 
ਸਤਿਗੁਰੁ ਕੀਨੀ ਕ੍ਰਿਪਾ ਬਿਸਾਲੂ ॥ ੪੬॥ 
ਇਰੰਡਾਦਿਕ ਬ੍ਰਿਛਨ ਕੋ ਬਾਂਵਨ '। 

ਦੈ ਸੁਗੰਧ ਜਯੋ ਕਰਿ ਹੈ ਪਾਵਨ। 

ਤਯੋਂ ਗੁਰੁ ਕਰਿ ਲਘੁ ਜਾਤ ਇਕੱਤ੍ਰੀ'। 
ਸਿੰਘ ਸਜਾਇ ਕਰੇ ਸਭਿ ਛੱਤੀ ॥੪੭॥ 
ਜਿਤਿਕ ਵਸਤੁ ਤੁਰਕਨ ਤਜਵਾਈ। 
ਥੀ, ਸੋ ਸਭਿ ਇਨਿ ਕੋ ਭੁਗਵਾਈ। 

ਯਾ ਬਿਧਿ ਗੁਰੁ ਨਿਜ ਬਿਰਦ' ਵਿਚਾਰਾ। 
ਕਰਯੋ ਗਰੀਬਨ ਪਰ ਉਪਕਾਰਾ ॥ ੪੮ ॥ 
ਦੋਹਰਾ: 

ਨਾਮ ਗੁਰੂ ਕਾ ਕਹਿਤ ਸਭਿ, 

ਲੋਗ ਗਰੀਬ ਨਿਵਾਜ। 

ਸੋ ਦਿਖਲਾਯੋ ਸਫਲ ਕਰਿ, 

ਦਯੋ ਗਰੀਬਹਿ' ਰਾਜ ॥੪੯॥ 


ਪੂਰਬ ਤੁਮ ਨੈ ਪੀਨ' ॥੫੦॥ 
ਚੌਪਈ: 

ਯਹਿ ਜੋ ਤੁਮ ਨੇ ਕੀਨੀ ਸ਼ੰਕਾ। 
ਤਾਂ ਕਾ ਉੱਤਰ ਸੁਣ ਅਬਿ ਬੰਕਾ'। 


'ਤੁਰਕਾਂ ਦੇ ਸਰਦਾਰਾਂ ਤੇਰਾਜਪੂਤਾਂ ਤੋਂ ਬਿਨਾਂ। 


'ਸ਼ੰਕਰ ਵਰਨ- ਚਹੁੰ ਵਰਨਾਂ ਦੇ ਇਸਤ੍ਰੀ ਪੁਰਸ਼ਾਂ ਦੇ ਮੇਲ ਤੋਂ 
ਪੈਦਾ ਹੋਈ ਸੰਤਾਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1655 


ਇਕ ਤੋ ਸਤਿਗੁਰੁ ਏਹੁ ਵਿਚਾਰੀ। 
ਆਯੋਂ ਕਲਜੁਗ ਘੋਰ ਅਪਾਰੀ ॥੫੧॥ 
ਸ਼ੰਕਰ ਬਰਣ ਲੋਗ ਸਭਿ ਹ੍ਹੰ ਹੈਂ। 

ਅਪਨੇ ਜਨਮ ਬਿਅਰਥ ਸਭਿ ਖ੍ਹੋ ਹੈਂ। 
ਹੋਇ ਅਚਾਰਯ ਦ੍ਰਾਰਾ' ਜੋਈ। 

ਉਤਮ ਗਤੀ ਲਹੈ ਨਰ ਸੋਈ ॥੫੨॥ 
ਯਹਿ ਤੌ ਬਾਤ ਬੇਦ ਮੈ ਲੇਖੀ'। 

ਸੋ ਸਤਿਗੁਰੁ ਪਿਖਿ ਕਰੀ ਵਿਸੇਖੀ'। 
ਦੁਤੀਏ ਦੇਸ ਰੀਤਿ ਪਹਿਚਾਨੋ। 
ਉਦਾਹਰਣ' ਕੇ ਸਹਿਤ ਵਖਾਨੋ ॥੫੩॥ 
ਜਯੋਂ ਉੱਤੁ ਦਿਸ ਦੇਸ ਭੁਟਾਨੋ'। 

ਔਰ ਬਹੁਤ ਪਰਬਤ ਮੈਂ ਜਾਨੋ। 

ਚਾਰੋਂ ਬਰਨ ਭੈੱਸ ਕਾ ਮਾਸੂ। 

ਖਾਵਤ ਨਹਿ ਕਿਛੁ ਸ਼ੰਕਾ ਜਾਸੂ ॥।੫੪॥ 
ਪੂਰਬ ਮੈਂ ਸਭਿ ਖਾਵਤ ਮੱਛੀ। 

ਚਾਰੋਂ ਵਰਨ ਮਾਨ ਕਰਿ ਅੱਛੀ। 

ਦੱਖਣ ਦਿਸ ਨਿਜ ਮਾਤਲ ਕੰਨਯਾ'। 
ਬਯਾਹਿਤ ਚਾਰੋਂ ਵਰਨ ਅਨੰਨਯਾ' ॥੫੫॥ 
ਪਸਚਮ ਦੇਸ ਚਰਮ ਕੇ ਪਾਤ੍ਰ'। 

ਪਾਨ ਕਰਤ ਜਲ ਸਭਿ ਜਨ ਚਾਤ੍ | 

ਯਾਂ ਕਾ ਦੋਸ਼ ਨ ਕੋਈ ਮਾਨੈ। 

ਦੇਸ ਅਚਾਰ ਰੀਤਿ ਕੁਲ ਠਾਨੈਂ' ॥੫੬॥ 'ਦੇਸ ਤੇ ਕੁਲ ਦੀ ਰੀਤੀ ਅਨੁਸਾਰ ਕਰਮ ਕਰਦੇ ਹਨ। 
ਤਜੋਂ ਗੁਰੁ ਨੈ ਨਿਜ ਪੰਥ ਮਝਾਰੀ। 

ਰੀਤਿ ਚਲਾਈ ਸਭਿ ਤੈ ਨਯਾਰੀ। 

ਹੈ ਸਮਰੱਥ ਪੁਰਸ਼ ਜਗ ਜੋਈ। 

ਜੋ ਵਹਿ ਕਰੈ ਦੋਸ਼ ਨਹਿਂ ਕੋਈ ॥੫੭॥ 
ਸਮਰੱਥ ਕੋ ਨਹਿੰ ਦੋਸ਼ ਗੁਸਾਂਈ। 

ਰਵਿ ਪਾਵਕ ਸੁਰਸਰਿ ਕੀ ਨਿਆਈ''। 
ਯਹ ਜਯੋਂ ਤੁਲਸੀ ਦਾਸ ਵਖਾਨੋ। 

ਤਯੋਂ ਸਤਿਗੁਰੁ ਮੈਂ ਸ਼ੰਕ ਨ ਠਾਨੋ ॥੫੮॥ 





1656 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੌ ਭੀ ਔਰ ਸੁਨੋ ਇਕ ਹੇਤੂ'। 
ਜਜੋਂ ਗੁਰੁ ਕੀਨੋਂ ਪਿਖਿ ਸਭਿ ਭੇਤੂ। 
ਇਸਤਾਮੋਲ' ਰੂਮ? ਅਰ ਸ਼ਾਮੈ”। 


ਕੁਰਾਸਾਨ' ਐ ਹਫਸ” ਤਮਾਮੈਂ! ॥੫੯॥ 


ਅਰਬ' ਈਰਾਨ? ਗਿਰਾਨ” ਸੁ ਚੀਨੈ''। 


ਸਮਰਕੰਦ' ਤਾਤਾਰ£ ਸੁ ਲੀਨੈ। 


ਫਾਰਸ', ਰੂਸ, ਰੰਗੂਨ” ਫਰੇਚੈ”। 


ਇੰਗਲਿਸਤਾਨ ਸਿਲਾਨ' ਕਹੇਚੈ? ॥ ੬੦ ॥ 
ਇਤਯਾਦਿਕ ਜੇ ਆਹਿ ਵਿਲਾਯਤ'। 
ਇਨਿ ਮੈਂ ਪੇਖਯੋ ਅਧਿਕ ਇਕਾਯਤ'। 
ਜਿਤਿਕ ਮਜ਼ਬ ਹੈਂ ਜਗਤ ਮਝਾਰੀ। 

ਸਭਿ ਮੈਂ ਆਹਿ ਇਕਾਯਤ ਭਾਰੀ ॥੬੧॥ 
ਤਾਂ ਕਾ ਕਾਰਣ ਯਹਿ ਅਨੁਮਾਨਾ। 

ਭਿੰਨ ਜਾਤਿ ਸਬਿ ਕੱਠਾ ਖਾਨਾ। 

ਯਾਹੀਂ ਤੇ ਨਹਿ ਹਿੰਦੁਨ ਮਾਂਹੀ। 

ਆਹਿ ਇਕਾਯਤ ਦੇਖੋ ਚਾਹੀ ॥ ੬੨ ॥ 
ਦੋਹਰਾ: 


'ਕਾਰਨ। 


'ਇੱਕ ਪ੍ਰਸਿੱਧ ਸ਼ਹਿਰ। “ਰੋਮ ਇਕ ਸ਼ਹਿਰ ਤੇ ਇਸ ਦੇ 
ਇਰਦ ਗਿਰਦ ਦਾ ਦੇਸ਼ ਜੋ ਮੈਡੀਟ੍ਰੇਨੀਅਨ ਸਾਗਰ ਦੇ ਆਲੇ 
ਦੁਆਲੇ ਫੈਲਿਆ ਹੋਇਆ ਹੈ। ਹੁਣ ਰੋਮ ਇਟਲੀ ਦਾ ਪ੍ਰਧਾਨ 
ਨਗਰ ਹੈ। “ਸ਼ਾਮ ਇਕ ਦੇਸ਼, ਜਿਸ ਦੇ ਦੱਖਣ 'ਚ ਅਰਬ ਦਾ 
ਜਿਸ ਦਾ ਪ੍ਰਧਾਨ ਨਗਰ ਦਮਿਸ਼ਕ ਹੈ। 

'ਖੁਰਾਸਾਨ, ਇਕ ਦੇਸ਼ ਜੋ ਈਰਾਨ ਦੇ ਪੂਰਬ ਤੇ 
ਅਫ਼ਗਾਨਿਸਤਾਨ ਦੇ ਪੱਛਮ ਵਿੱਚ ਹੈ। “ਹਬਸ਼ਸ਼- ਅਫ਼ਰੀਕਾ 
ਦਾ ਇਕ ਦੇਸ਼, ਜਿਸ ਦਾ ਹੁਣ ਨਾਮ 'ਐਬੇਸੀਨੀਆ' ਹੈ। 
੭ਸਾਰੇ। 

'ਅਰਬ- ਭਾਰਤ ਦੇ ਪੱਛਮ ਵਿੱਚ ਸਮੁੰਦਰੋਂ ਪਾਰ ਇੱਕਰੇਤਲਾ 
ਦੇਸ਼ ਜਿਸ ਵਿੱਚ ਮੁਹੰਮਦ ਸਾਹਿਬ ਜਨਮੇ ਸਨ। 2ਈਰਾਨ- 
ਇਕ ਦੇਸ਼ ਜੋ ਹਿੰਦ ਦੇ ਲਹਿੰਦੇ ਵੱਲ ਸੈਂਟਰਲ ਏਸ਼ੀਆ ਦਾ 
ਇੱਕ ਦੇਸ਼ ਹੈ ਜਿਸ ਦੇ ਪੁਰਾਣੇ ਨਾਮ ਫਾਰਸ ਤੇ ਪਾਰਸ ਸਨ। 
3ਇਕ ਦੇਸ਼। ''ਚੀਨ ਦੇਸ਼। 

'ਤੁਰਕਿਸਤਾਨ ਵਿੱਚ ਬੁਖਾਰੇ ਪਾਸ ਇਕ ਪ੍ਰਸਿੱਧ ਸ਼ਹਿਰ। 
ਅੱਧ ਏਸ਼ੀਆ ਦਾ ਇਕ ਦੇਸ਼ ਜਿਸ ਦੀਆਂ ਹੱਦਾਂ ਫ਼ਰਾਂਸ, 
ਪਾਕਿਸਤਾਨ ਤੇ ਚੀਨ ਨਾਲ ਲੱਗਦੀਆਂ ਹਨ। 

'ਮੱਧ ਏਸ਼ੀਆ 'ਚ ਈਰਾਨ ਤੇ ਭਾਰਤ ਦੇ ਲਹਿੰਦੇ ਵੱਲ ਇਕ 
ਦੇਸ਼। “ਬ੍ਰਹਮਾ ਦੀਰਾਜਧਾਨੀ। “ਫ਼ਰਾਂਸ। 

'ਸੀਲੋਨ ਸ਼ਹਿਰ। “ਕਹੀਦੇ ਹਨ। 

'ਦੇਸ਼। 

।ਏਕਤਾ। 


'ਇੱਕ ਪੈਗ਼ੰਬਰ ਜਿਸ ਨੂੰ ਖ਼ੁਦਾ ਵੱਲੋਂ ਜਬੂਰ ਕਿਤਾਬ ਉਤਰੀ। 
2ਈਸਾਈਆਂ ਦਾ ਪੈਗ਼ੰਬਰ ਜਿਸ ਨੂੰ ਅੰਜੀਲ ਕਿਤਾਬ ਉਤਰੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1657 


ਇਕ ਪੈਗ਼ੰਬਰ ਜਿਸ ਦਾ ਜ਼ਿਕਰ ਕੁਰਾਨ ਤੇ ਅੰਜੀਲ ਵਿੱਚ 
ਕਈ ਥਾਂ ਆਇਆ ਹੈ। 

ਮੁਸਾ' ਨਬੀ ਰਸੁਲ”। (ਯਹੂਦੀਆਂ ਦਾ ਧਰਮ ਗੁਰੂ ਅਤੇ ਤੌਰੇਤ ਦੇ ਪ੍ਰਗਟ ਕਰਨ 

ਲੇ ਵੇ ਵਾਲਾ ਪੈਗ਼ੰਬਰ। ਮੁਹੰਮਦ ਸਾਹਿਬ। 

ਰਚੇ ਮਜ਼ਬ ਜਿਮ ਇਨੈ ਨਿਜ, 

ਕਿਯ ਖਾਣਾ ਇਕ ਮੂਲ' ॥੬੨॥ 'ਮੁੱਢਲੀ ਰੀਤ। 

ਚੌਪਈ: 

ਭੇਖ ਹਿੰਦੂਅਨ ਕੇ ਜੇ ਔਰੈਂ। 

ਤਿਨ ਕੀ ਤਰਫ ਪਿਖੋ ਕਰਿ ਗੋਰੈਂ। 

ਸੰਨਯਾਸੀ ਬੈਰਾਗੀ ਜੋਗੀ। 

ਨਿਜ ਨਿਜ ਭੇਖ ਇਕੱਠੇ ਭੋਗੀ' ॥੬੪॥ 

ਫਿਰ ਇਨ ਮਾਹਿ ਬਰਣ ਹੈਂ ਸਾਰੇ। 

ਸ਼ੰਕਰ ਬਰਣ ਨ ਕੋਇ ਉਚਾਰੇ। 

ਤਜੋਂ ਗੁਰੁ ਚਾਰ ਬਰਣ ਕੇ ਭਾਈ। 

ਕਰੇ ਇਕੱਠੇ ਦੋਸ਼ ਨਰਾਈ ॥ ੬੫॥ 

ਪੁਨ ਗੁਰੁ ਕੀਨੀ ਔਰ ਵਿਚਾਰੇ। 

ਹਮ ਹੈਂ ਕਰਣੇ ਜੰਗ ਅਪਾਰੇ। 

ਜਬਿ ਯਹਿ ਭਿੰਨ ਭਿੰਨ ਸਭਿ ਥੇ ਹੈਂ। 

ਰੋਟੀ ਕਰਤੇ ਦਿਵਸ ਬਿਤੈ ਹੈਂ ॥੬੬॥ 

ਇਹਾਂ ਰਹੈਗੋ ਨਿਸ ਦਿਨ ਝੇਰਾ। 

ਕੈਸੇ ਹੂੰ ਨਿਬਾਹਿ ਇਨ ਕੇਰਾ। 

ਤਾਂ ਤੇ ਰੀਤਿ ਚਲਾਵੋਂ' ਐਸੀ। 

ਨਿਭੈ ਸੁਖੈਨ ਜੰਗ ਮੈ ਜੈਸੀ ॥੬੭॥ 

ਦੋਹਰਾ: 

ਤੁਰਕ ਤੁਰਕ ਕਾ ਪੱਖ ਜਜੋਂ', 

ਕਰਤ ਇਕੱਠੇ ਖਾਇ। 

ਬਨ ਹੈਂ ਸਕੇ ਭਰਾਇ ॥੬੮॥ 

ਚੌਪਈ: 

ਰਣ ਮੈਂ ਜਯੋਂ ਭਾਈ ਕੀ ਭਾਈ। 

ਕਰਿ ਹੈ ਮੱਦਤ ਸਿਰ ਚਹਿ ਜਾਈ'। 





1658 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੰਘ ਸਿੰਘ ਕੀ ਮੱਦਤ ਤਜੋਂ ਹੀ। 
ਕਰਿਕੈ ਤੁਰਕੈਂ ਜੀਤੈ' ਯੋਂਹੀਂ ॥੬੯॥ 
ਯਹਿ ਵਿਚਾਰ ਕਰਿ ਮਜ਼ਬ ਚਲਾਯਾ। 
ਤੈਂ ਕਯੋਂ ਸ਼ੰਕਰ ਬਰਣ ਅਲਾਯਾ। 
ਸਬਿ ਮਜ਼ਬਨਿ ਸਿਰ ਮਜ਼ਬ ਮਹਾਨੈ। 
ਆਹਿ ਖਾਲਸੇ ਕਾ ਲਿਹੁ ਮਾਨੈ ॥ ੭੦॥ 
ਪੂਰਬ ਜੋ ਤੁਮ ਸ਼ੰਕਾ ਕੀਨੀ। 

ਔਰ ਏਕ ਯਾ ਬਿਧਿ ਕੀ ਪੀਨੀ। 
ਗੁਰੁ ਨਾਨਕ ਘਰ ਕੀ ਜੋ ਰੀਤੀ। 

ਨੰ ਗੁਰੂਆਂ ਨੈਂ ਪੂਰਬ ਕੀਤੀ ॥ ੭੧॥ 
ਸੋ ਦਸਮੇਸ਼ ਤਜੀ ਕਿਸ ਹੇਤੂ। 

ਯਹਿ ਜੋ ਤੁਮ ਬੂਝਯੋ ਥਾ ਭੇਤੂ। 

ਯਾਂ ਕਾ ਉੱਤਰ ਕਹੋਂ ਸੁਨਾਈ। 

ਜਾਂ ਤੇ ਸੰਸਾ ਤੁਮਰਾ ਜਾਈ ॥ ੭੨॥ 
ਗੁਰੁ ਘਰ ਕੀ ਥੀ ਜੇਤਿਕ ਰੀਤੀ। 


ਰਾਖਯੋ ਵਹੀ ਨ ਤਯਾਗਯੋ ਕੋਈ ॥ ੭੩ ॥ 
ਪੰਥ ਗੁਰੂ ਨੈ ਅਪਰ ਚਲਾਯੋ। 

ਕ੍ਰਿਆ ਭੇਦ ਕਿਛੁ ਭੇਦ ਦਿਖਾਯੋ। 

ਜਯੋਂ ਸਪੂਤ ਕਾਹੂ ਕੇ ਘਰ ਮੈਂ। 
ਲਾਇਕ-ਵੰਦ ਬਲੀ ਹ੍ਹੋ ਧਰਮੈਂ' ॥ ੭੪॥ 
ਪਿਤਾ ਪਿਤਾਮਾ' ਕੀ ਜਾਦਾਇਤ। 
ਰਾਖਤ ਸੋ ਪੁਨ ਅਪਰ ਮਿਲਾਇਤ। 
ਪੁਨ ਜਜੋਂ ਨ੍ਰਿਪ ਕੁਲ ਮੈਂ ਨ੍ਰਿਪ ਹੋਈ। 
ਸਿੱਕਾ ਅਪਨ ਚਲਾਵਤ ਸੋਈ ॥ ੭੫॥ 
ਜਯੋਂ ਤਰਵਰੁ' ਕੋ ਪੇਉਂਦ ਦੀਨੇ। 

ਫਲ ਰਸਵੰਤ ਹੋਤ ਅਤਿ ਪੀਨੇ। 

ਤਜੋਂ ਖੰਡੇ ਕੀ ਪਾਹੁਲ ਦੈ ਕੈ। 

ਸਿੰਘ ਨਾਮ ਜਗ ਮੈਂ ਬਿਦਤੈ ਕੈ ॥ ੭੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁੱਛ ਜਾਤਿ ਅਭਿਮਾਨ ਗਵਾਏ। 

ਕੀਨੇ ਛੱਤੀ ਸਿਖ ਅਧਿਕਾਏ। 
ਚਿੜੀਅਨ ਤੈ ਕੀਨੇ ਬਰ ਬਾਜਾ। 

ਮਿਿਗਨ ਤੈ ਲਖੀਏ ਮ੍ਿਗ-ਰਾਜਾ' ॥ ੭੭॥ 
ਹਿੰਦੂ ਤੁਰਕਨ ਕੇ ਸਿਰ ਊਪਰ। 

ਤੀਸਰ ਮਜ਼ਬ ਰਚਜੋ ਗੁਰੁ ਭੂ ਪਰ'। 

ਜੇ ਕਰਿ ਗੁਰੁ ਯਹਿ ਪੰਥ ਨ ਕਰਤੇ। 
ਹਿੰਦੁਵਾਯਨ ਉਠ ਜਾਤੋ ਧਰ ਤੇ' ॥ ੭੮ ॥ 
ਪੁਨ ਗੁਰੁ ਨਾਨਕ ਕੇ ਸਿਖ ਜੇਤੇ। 

ਪਰਤ ਪਛਾਨ ਨ ਨਜਾਰੇ ਤੇਤੇ। 

ਨਯਾਰਾ ਪੰਥ ਰਖਨ ਹਿਤ ਗੁਰੁ ਕਾ। 

ਰਚਯੋ ਦਸਮ ਗੁਰੁ ਕੇਹਰ ਬੁਰਕਾ' ॥ ੭੯ ॥ 
ਪੂਰਬ ਕਰੇ ਸ੍ਹਾਲ ਤੁਮ ਜੇਤੇ। 

ਉੱਤੁ ਦਏ ਜਥਾ ਮਤਿ ਤੇਤੇ। 

ਅਬਿ ਸੁਨ ਪੰਥ ਬਿਰਧ ਜਯੋਂ ਭਯੋ'। 'ਜਿਵੇਂ ਪੰਥ ਵਧਿਆ। 
ਅਲਪ ਕਾਲ ਮੈਂ ਬਹੁ ਬਿਦਤਯੋ' ॥। ੮੦॥ 'ਬੋੜ੍ਹੇ ਸਮੇਂ 'ਚ ਬਹੁਤ ਮਸ਼ਹੂਰ ਹੋਇਆ। 
ਪਰਹਾ ਛੰਦ: 

ਪਾਂਚ ਸਿੰਘ ਜਬਿ ਸਜੇ ਗੁਰੂ ਨੇ, 

ਤਬ ਯੋਂ ਬਚਨ ਉਚਾਰੇ। 

ਆਜ ਸਿੰਘ ਜੋ ਸਜ ਹੈ ਹਮਰਾ, 

ਲਹੈ ਪਦਾਰਥ ਚਾਰੇ। 

ਅਰ ਗੁਰੁ ਪੇਰ ਦਏ ਮਨ ਸਬਿ ਕੇ, 

ਤਬਿ ਨਿਜ ਸ਼ਕਤੀ ਸੰਗੇ। 

ਸੁਨਤ ਬਚਨ ਸਤਿਗੁਰੁ ਕਾ ਸਭ ਕੇ 

ਮਨ ਮੈਂ ਬਢਯੋ ਉਮੰਗੇ ॥੮੧॥ 

ਸਿੰਘ ਪਾਂਚ ਸੈ ਸਜੇ ਉਸੀ ਦਿਨ, 
ਅੰਮ੍ਰਿਤ ਛਕਜੋ ਨੀਕੈਂ। 

ਕਰਯੋ ਚਹੈ ਸਮਰੱਥ ਪੁਰਸ਼ ਜੋ, 

ਕਯੋਂ ਨ ਹੋਇ ਵਹਿ ਠੀਕੈਂ। 


1659 





1660 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਠੇ ਗੁਰੂ ਦਿਸ ਚਾਰੀ'। 

ਦਏ ਹੁਕਮ ਨਾਮੇ ਲਿਖਿ ਐਸੇ, 
ਸਿੰਘ ਕਰੋ ਬਣ ਚਾਰੀ' ॥ ੮੨॥ 
ਦੇਸ ਦੇਸ ਕੀ ਸੰਗਤਿ ਤਾਂਈਂ, 
ਪੁਨਾ ਪਠਯੋ ਲਿਖਿ ਐਸੇ। 

ਪੰਚ ਕੁਜੰਗੀ ਤੈ', ਜੋ ਅੰਮ੍ਰਿਤ 
ਛਕੈ ਸਿੱਖ, ਸੁਖ ਲੈਸੇ। 

ਅੰਗ ਸੰਗ ਮੈਂ ਰਹੋਂ ਤਿਸੀ ਕੇ, 
ਕਰੋਂ ਨਿਹਾਲ ਮਹਾਂਨੇ। 

ਚਾਰ ਪਦਾਰਥ ਦੈਹੋਂ ਤਿਸ ਕੋ, 
ਬਚਨ ਜੁ ਹਮਰਾ ਮਾਨੇ ॥੮੩॥ 
ਪਠੇ ਹੁਕਮ ਨਾਮੇ ਗੁਰੁ ਯੋਂ ਲਿਖਿ, 
ਸਭਿ ਸੰਗਤ ਨੈ ਮਾਨੇ। 

ਅਲਪ ਕਾਲ ਮੈਂ ਸਿੰਘ ਪੰਥ ਤਬਿ 
ਯਾ ਬਿਧਿ ਬਢਯੋ ਮਹਾਨੇ। 

ਜਯੋਂ ਕ੍ਰਿਖੀ' ਬਾਰਸ਼ ਤੈ ਬਢ ਹੈ, 
ਮਕਰ ਬਿਤੇ ਦਿਨ ਜੈਸੇ'। 

ਜਜੋਂ ਸੁਨੀਤਿ ਤੇ' ਰਾਜ ਬਢਤ ਹੈ, 
ਪੰਥ ਬਢਜੋ ਗੁਰੁ ਤੈਸੇ ॥੮੪॥ 
ਭਏ ਧਰਾ ਮੈਂ ਸ਼ਸਤ੍ਰ ਧਾਰੀ 
ਸਿੰਘ ਜਹਾਂ ਤਹਿਂ ਡੋਲੈਂ। 

ਮਾਰ ਲੂਟ ਕਰਿ ਖਾਹਿੰ ਅਪਾਰੇ, 
ਡਰਤ ਨ ਕੋਈ ਬੋਲੈ। 

ਸਿੰਘ ਸਿੰਘ ਕੇ ਘਰ ਜਬਿ ਜਾਵੈ, 
ਮਿਲੈਂ ਮੋਦ ਮਨ ਪਾਈ। 
ਵਾਹਿਗੁਰੂ ਕੀ ਫਤੇ ਗਜਾਵੈਂ', 
ਮਨੋਂ ਸਹੋਦਰ ਭਾਈ' ॥੮੫॥ 


ਸ਼ਸਤੁ ਬਸਤ੍ਰ ਸਜਿ ਕੈ। 


'ਖੇਤੀ। 
'ਮਾਘ ਮਹੀਨੇ ਦੇ ਬੀਤਣ ਤੋਂ ਜਿਵੇਂ ਦਿਨ ਵਧਦੇ ਹਨ। 
'ਚੰਗੀਰਾਜਨੀਤੀ ਨਾਲ। 


'ਸੱਕੇ ਭਰਾ। 
“ਭੰਗ ਪੀਣ ਬਾਰੇ ਦੇਖੋ ਸ੍ਰੀ ਗੁਰੁ ਪੰਥ ਪ੍ਰਕਾਸ਼ ਪੂਰਬਾਰਧ 
ਬਿਸ੍ਰਾਮ ੧੨ ਦੇ ਅੰਕ ਨੰ: ੧੨੫ ਦੇ " ਨਿਸ਼ਾਨ ਦੀ ਪੈਰ ਟੂਕ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਸ ਦਸ ਬੀਸ ਬੀਸ ਕੀ ਟੋਲੀ, 
ਫਿਰਤ ਦੇਸ ਮਹਿ ਗਜ ਕੈ। 

ਲੋਕ ਬਹੁਤ ਸਰਵਰ' ਕੇ ਸੇਵਕ, 
ਮੜ੍ਹੀ ਮਸਾਣੀ ਮਾਨੈ। 

ਏਕ ਅਕਾਲ ਪੁਰਖੁ ਬਿਨ ਕਬ ਹੀ, 
ਸਿੰਘ ਨ ਦੂਜਾ ਜਾਨੈ ॥੮੬॥ 

ਇਕ ਦਿਨ ਸਿੰਘ ਗਏ ਦਸ ਬੀਸਕ, 
ਏਕ ਗ੍ਰਾਮ ਮਝਾਰੇ। 

ਮੇਲਾ ਹੁਤੋ ਤਹਾਂ ਸਰਵਰ ਕਾ, 

ਤਿਸ ਹੀ ਦਿਵਸ ਅਪਾਰੇ। 

ਲੋਗ ਪੀਰ ਕੇ ਪੂਜਨ ਕਾਰਨ, 

ਨਰ ਨਾਰੀ ਬਹੁ ਆਵੈਂ। 

ਪੂਪ' ਖੀਰ ਹਲੂਆ? ਬਹੁ ਚੂਰੀ, ਵਰ 
ਰੋਟ ਪਕਾ ਕਰਿ ਲਯਾਵੈਂ ॥੮੭॥ 
ਦੇਤ ਮਜੌਰਨ ਕੋ' ਮਨ ਭਾਵਤ, 'ਪੁਜਾਰੀਆਂ ਨੂੰ। 
ਪੁਨ ਆਪਸ ਮੈਂ ਬਾਂਟੈਂ। 

ਭੂਖੇ ਸਿੰਘ ਪਿਥੈਂ ਤਿਨ ਓਰੀ 
ਮਾਂਗਯੋ ਦੈਹਂ ਨ ਡਾਟੈਂ'। 

ਤਬਿ ਸਿੰਘੇਂ ਨੈ ਉਦਮ ਕਰਿ ਕੈ, 
ਖੋਸ ਲਯੋ ਸਭਿ ਤੋਸਾ'। 

ਕਰਦ ਭੇਟ ਕਰਿ ਛਕਯੋ ਮੌਦ ਹੂੰ, 
ਜਰਾ ਨਾ ਮਾਨਯੋ ਦੋਸ਼ਾ ॥੮੮॥ 
ਨਗਰ ਲੋਗ ਮਿਲਿ ਮਾਰਨ ਆਏ, 
ਤਬਿ ਸਿੰਘਨਿ ਕਰਿ ਹੱਲਾ। 

ਲੋਗ ਭਗਾਏ ਗ੍ਰਾਮ ਲੁਟਯੋ ਪੁਨ, 
ਮੇਲਯੋ ਵਡ ਥਰਥੱਲਾ। 

ਹੁਤੋ ਮਕਾਨ ਪੀਰ ਕਾ ਜੋਈ, 

ਢਾਹਿ ਸਾਫ ਕਰਿ ਦੀਨਾ। 

ਗ੍ਰਾਮ ਪੁਕਾਰਯੋ ਪੀਨਾ ॥੮੯॥ 


1661 





1662. ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫੌਜ ਚੜ੍ਹੀ ਤੁਰਕਨ ਕੀ ਤਬਿ ਹੀ, 
ਸਿੰਘ ਬੜੇ ਕਿਤ ਝਾਰੀਂ। 

ਖੋਜਿ ਫੌਜ ਸਿੰਘਨ ਕੋ ਇਤ ਉਤ, 
ਹਟ ਕਰਿ ਗਈ ਪਿਛਾਰੀ। 

ਰਹੇ ਮੋਦ ਮਨਿ ਭਰ ਕੈ। 

ਲੁਟੈਂ ਗ੍ਰਾਮ ਕਰੈਂ ਬਹੁ ਦੰਗੇ, 

ਜਰਾ ਨ ਮਨ ਮੈਂ ਧਰਕੈਂ! ॥੯੦॥ 


'ਡਰਦੇ ਨਹੀਂ। 

ਅਫ਼ੀਮ ਵੀ ਇਕ ਅਜਿਹਾ ਕੋਹੜ ਰੋਗ ਹੈ ਜਿਸ ਨੂੰ ਚਿੰਬੜ 
ਜਾਵੇ ਫਿਰ ਖਹਿੜਾ ਹੀ ਨਹੀਂ ਛੱਡਦਾ। ਗੁਰੂ ਜੀ ਨੇ ਸਿੱਖਾਂ ਨੂੰ 
ਸਭ ਨਸ਼ੇ ਤਿਆਗਣ ਲਈ ਹੁਕਮ ਕੀਤੇ ਹਨ। “ਸ਼ਰਾਬ ਦਾ 
ਲਫ਼ਜ਼ੀ ਅਰਥ ਹੈ 'ਸ਼ਰਾਰਤ ਦਾ ਪਾਣੀ'। ਇਸ ਬਾਰੇ ਪੰਜਾਬੀ 
ਵਿੱਚ ਇਕ ਅਖਾਣ ਪ੍ਰਸਿੱਧ ਹੈ 'ਸ਼ਰਾਬ ਖ਼ਾਨਾ ਖ਼ਰਾਬ।' ਸੌ 
ਵਿੱਚੋਂ ਨੜਿੱਨਵੇਂ ਝਗੜੇ ਸ਼ਰਾਬ ਦੇ ਕਾਰਨ ਹੀ ਪੈਦਾ ਹੁੰਦੇ ਹਨ। 
੫੬ ਕਰੋੜ ਦੀ ਗਿਣਤੀ ਦੇ ਜਾਦਵਾਂ ਦੀ ਬੰਸ ਦਾ ਅੰਤ ਵੀ 
ਸ਼ਰਾਬ ਨੇ ਹੀ ਕੀਤਾ ਹੈ। ਇਸ ਦੇ ਪੀਣ ਨਾਲ ਦੈਂਤ ਬੁੱਧੀ ਹੋ 
ਜਾਂਦੀ ਹੈ। ਇਹ ਰਾਖਸ਼ਾਂ ਦਾ ਖਾਣਾ ਹੈ। ਸ਼ਰਾਬ ਪੀਣ ਵਾਲੇ ਨੂੰ 
ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ। ਸ਼ਰਾਬ ਬਾਰੇ ਗੁਰਬਾਣੀ 
ਅੰਦਰ ਜ਼ਿਕਰ ਆਉਂਦਾ ਹੈ ਕਿ: ਸਲੋਕ ਮਹਲਾ ੩ ॥ ਮਾਣਸੁ 
ਭਰਿਆ ਆਣਿਆ ਮਾਣਸੁ ਭਰਿਆ ਆਇ ॥ ਆਪਣਾ 
ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ 
ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ 
ਪੀਚਈ ਜੇ ਕਾ ਪਾਰਿ ਵਸਾਇ ॥ ਨਾਨਕ ਨਦਰੀ ਸਚੁ ਮਦੁ 
ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥ ਸਦਾ ਸਾਹਿਬ ਕੈ 
ਰੰਗਿ ਰਹੈ ਮਹਲੀ ਪਾਵੈ ਥਾਉ ॥ (ਬਿਹਾਗੜੇ ਕੀ ਵਾਰ ਸ: 
੧੬, ਪੰ: ੫੫੪) ਕਬੀਰ ਭਾਂਗ ਮਾਛਲੀ ਸੁਰਾ ਪਾਨਿ ਜੋ ਜੋ 
ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ 
ਜਾਂਹਿ ॥੨੩੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੈਂ ਕੁਵੈਦ' ਅਪਾਰੇ ॥੯੧॥ 
ਜਪੈਂ ਅਕਾਲ ਅਕਾਲੇ। 

ਸ਼ੋਰ ਪੰਥ ਕਾ ਸਭੀ ਦੇਸ ਮੈਂ, 
ਹੋਯੋ ਤਬੀ ਬਿਸਾਲੇ। 

ਧਰੇ ਬਿਲੱਖਨ ਬਾਨੇ'। 

ਦੰਗੇ ਬਾਜ' ਲੁਟੇਰੇ" ਅਤਿ ਹੀ, 


ਸਿੰਘ ਰਹੈਂ ਕਿਮ ਛਾਨੇ' ॥੯੨॥ 
ਏਕ ਦਿਵਸ ਪੁਨ ਦਸਮ ਗੁਰੂ ਨੇ, 
ਸਭਿ ਹੀ ਸਿੰਘ ਹਕਾਰੇ'। 

ਆਏ ਗੁਰੁ ਢਿਗ ਮੋਦ ਧਾਰਿ, 
ਧੁਨਿ ਉਚ ਗਜਾਇ ਜਕਾਰੇ। 
ਪਿਖਿ ਪਿਖਿ ਕਲਗੀਧਰ ਮੁਸਕਾਵੈਂ, 
ਕ੍ਰਿਪਾ ਦ੍ਰਿਸ਼ਟਿ ਨਿਹਾਰੈਂ। 

ਭੰਗੜ' ਜੰਗੜ? ਸਿੰਘ ਭੁਜੰਗੀ”, 
ਯੌਂ ਤਬਿ ਬੈਨ ਉਚਾਰੈਂ ॥ ੯੩॥ 
ਅਬਿ ਨਹਿੰ ਬਿਲਮ' ਕਰੋ ਸਤਿਗੁਰੁ ਜੀ, 
ਆਗਯਾ ਹਮ ਕੋ ਦਈਏ। 

ਅਵੱਲ ਮਾਰ ਗਿਰੀਸਨ ਕੇਰਾ', 
ਮੁਲਕ ਖੋਸ' ਸਭਿ ਲਈਏ। 

ਫਿਰ ਤੁਰਕਨ ਕੋ ਮਾਰ ਦੇਸ ਕਾ, 
ਰਾਜ ਸਾਜ ਸਭਿ ਲੈਹੈਂ। 

ਤੁਰਕ ਗਜਿੰਦਨ' ਕੋ ਹਮ ਕੇਹਰ”, 
ਮਾਰ ਬਿਦੀਰਨ ਕੈਹੈਂ! ॥੯੪॥ 
ਦੋਹਰਾ: 

ਤਿਸੀ ਸਮੇਂ ਮੇਲਾ ਭਯੋ, 


ਹੈ। 
'ਛਪੇ। 


'ਭੰਗ ਪੀਣ ਵਾਲੇ। “ਜੰਗ ਕਰਨ ਵਾਲੇ। 'ਸੂਰਮੇ। 


1663 





1664 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਨੰਦ ਪੁਰੀ ਮਝਾਰ। 
ਦੇਸ ਦੇਸ ਤੈ ਆਇ ਕਰਿ, 
ਸੰਗਤ ਜੁਰੀ ਅਪਾਰ ॥ ੯੫॥ 


ਸ੍ਰੈਯਾ: 
ਗਤ ਆਨ ਅਪਾਰ ਜੁਰੀ, 

ਤਿਨ ਸੰਗ ਮਸੰਦ ਦਸੋ ਦਿਸ ਕੇਰੈਂ। 

ਨਾਰਿ' ਨਿਵਾਇ ਉਪਾਇਨ ਦਾਇ”, 

ਬਢਾਇ ਕੈ ਮੋਦ ਗੁਰੂ ਦਿਸ ਹੇਰੈਂ'। 

ਬੂਝਤ ਖੇਮ' ਤਬੈ ਜਥ ਜੋਗ, 

ਗੁਰੂ ਸਬਿ ਕੋ ਪੁਨ ਆਸਿਖ ਟੇਰੈਂ'। 
ਮੇਵਰਾ' ਕੈ ਅਰਦਾਸ ਧਰੈ ਧਨ, 

ਭੇਟ ਅਪਾਰ ਅਯੋ ਬਿਨ ਦੇਰੇ ॥੯੬॥ 

ਚਾਰੁ' ਦਿਵਾਨ ਮਹਾਂਨ, ਫਬਜੋ ਗੁਰੁ ਕੇ ਢਿਗ, 
ਸਿੰਘਨ ਕਾ ਦਿਸ ਚਾਰੀ। 

ਸਿੰਘਨ ਕੌ ਬਖਸ਼ੈਂ ਗੁਰੁ ਭਾਰੀ। 

ਭੱਟ ਨਕੀਬ' ਉਚਾਰ ਰਹੇ ਜਸ, 

ਛੰਦ ਸੁਨਾਵਤ ਹੈਂ ਕਵਿ ਚਾਰੀ'। 

ਜ਼ੇਵਰ ਹੇਮ' ਜਰਾਉ ਜਰੇ, 

ਬਖਸ਼ੈਂ ਗੁਰੁ ਆਨੰਦ ਹੋਇ ਅਪਾਰੀ ॥੯੭॥ 
ਕਬਿੱਤ: 

ਪੂਰਬ ਮਹਾਨ ਸੂਰਬੀਰ ਬਲਵਾਨ ਜੇਊ 

ਭਏ, ਕਏ ਧਰਮ ਜੰਗ ਜਿਨਹੂੰ ਉਮੰਗ ਸੋਂ। 

ਐਸੀ ਭਾਂਤਿ ਮਨੋ ਅਬੀ ਹੋਵਤ ਹੈ ਜੰਗ ਸੋ। 

ਸੁਨ ਕਰਿ ਜਾਂ ਕੇ ਰਸ ਬੀਰ ਜਾਗੈ ਕਾਇਰ ਕੋ, 
ਤਨ ਮਨ ਪਾਗੈਂ! ਨੀਕ ਲਾਗੀ ਰਣ ਰੰਗ ਸੋ?। 'ਰੰਗਿਆ ਜਾਂਦਾ ਹੈ। ?ਉਸ ਨੂੰ ਜੰਗ ਦਾ ਰੰਗ ਚੰਗਾ ਲੱਗਦਾ ਹੈ। 
ਔਰ ਬੀਰ ਰਸ ਕੇ ਕਵੀਸ਼ਰ ਕਬਿੱਤ ਪਢੈਂ, 

ਕਢੈਂ ਕੂਰ ਕਾਇਰਤਾ ਮਾਰ ਅੰਗ ਅੰਗ ਸੋਂ 
॥੯੮॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਾਛੇ ਮਿਲ ਰਾਗੀ ਐ ਰਬਾਬੀ ਮੇਲਿ ਸਾਜ ਆਛੇ, 
ਰਾਗ ਰਾਗਨੀ ਅਲਾਪ ਕਾਛੇ' ਸੋ ਉਚਾਰ ਹੈਂ। 
ਝੁਨਕੈ ਰਬਾਬ ਕੀ ਝਰਤ' ਮਨ ਮੋਹਿ ਲੇਤ, 
ਤਾਰ ਕਰਤਾਰ ਕਰਤਾਰ ਹੀ ਪੁਕਾਰ ਹੈਂ। 

ਤਾਊਸ ਸਤਾਰ ਲੈ ਤੰਬੂਰਾ ਐ ਸਰੰਦਾ ਚਾਰ' 
ਮੰਜੁਲ ਮਜੀਰੇ' ਐ ਨਫੀਰੀ? ਝਾਂਝ” ਝਾਰ'' ਹੈਂ। 


ਤੰਮ ਤੰਮ ਤਪਲਜੋਂ ਕੀ' ਧੰਮ ਧੰਮ ਧਾਂਮਨ ਕੀ”, 
ਦੰਮ ਦੰਮ ਦੋਲਕ' ਮਿਿਦੰਗ ਸੰਗ ਪਾਰ ਹੈ? 


॥੯੯॥ 


੨੩੩ 


ਗੌੜੀ ਮਲਾਰ ਕਿਦਾਰ ਤੁਖਾਰੀ। 
ਰਾਮਕਲੀ ਸੀਰਾਗ ਬਿਲਾਵਲ, 


ਗੋਂਡ ਕਲਯਾਨ ਐ ਦੇਵ ਗੰਧਾਰੀ। 

ਸੋਰਠਿ ਸੂਹੀ ਬਿਹਾਗ ਤਿਲੰਗ 

ਕਮਾਂਚ' ਹਿੰਡੋਲ ਬਸੰਤ ਬਿਰਾਰੀ?। 

ਗਾਵਤ ਹੈਂ ਇਤਯਾਦਿਕ ਰਾਗ, 

ਗਵੱਯਾ ਮਿਲੇ ਚਿਤ ਚੋਰਤ ਚਾਰੀ' ॥ ੧੦੦॥ 
ਯਾ ਬਿਧਿ ਨੀਤਿ ਦਿਵਾਨ ਲਗੈ ਗੁਰੁ ਕਾ, 
ਜਿਹ ਕੋ ਪਿਖਿ ਇੰਦੂ ਲਾਜੈ। 

ਦੀਹ ਦੁਰੱਦ ਬਿਹੱਦ ਖਰੇ ਦਰ, 

ਮੱਦ ਮਤੇ ਵਰ ਘੂਮਤ ਛਾਜੈਂ'। 


ਬਾਜ ਬਜਾਰਹਿ ਜੀਤਨ ਹਾਰ 

ਉਦਾਰ ਤਬੇਲਨ ਮੈਂ ਗਨ ਗਾਜੈਂ”। 

ਸੈਨ ਘਨੀ ਪੁਰਿ ਆਨੰਦ ਕੇ, 

ਦਿਸ ਚਾਰ ਰਹੀ ਫਬਿ ਦੁੰਦਭਿ' ਬਾਜੈਂ ॥੧੦੧॥ 


1665 


'ਸੁੰਦਰ। 
'ਰਬਾਬ ਦੀ ਝੁਣਕਾਰ ਦੀ ਅਵਾਜ਼। 


'ਸੁੰਦਰ। 

'ਸੁੰਦਰ ਝਾਂਜਰਾਂ। “ਸ਼ਹਿਨਾਈ- ਫੂਕ ਨਾਲ ਵਜਾਉਣ ਵਾਲਾ 
ਵਾਜਾ। “ਛੋਟੇ ਛੈਣੇ, ਕੈਸੀਆਂ। ''ਵੱਡੇ ਛੈਣੇ (ਝਾਰ-ਝਾਲ ਵੱਡੇ- 
ਛੈਣੇਂ)। 

ਪੁੜੇ ਦੀ ਤਮ ਤਮ ਅਵਾਜ਼। ਧਾਮੇ ਵਾਲੇ ਪਾਸੇ ਦੀ ਧਮ ਧਮ 
ਅਵਾਜ਼। 

'ਢੋਲਕ ਦੀ ਦਮ ਦਮ ਅਵਾਜ਼। “ਮ੍ਰਿਦੰਗ ਸਾਥ ਭਰਦਾ ਹੈ। 


'ਖਮਾਂਚਰਾਗ। “ਬੈਰਾੜੀ। 


'ਸੁੰਦਰ ਗਾ ਕੇ ਚਿੱਤ ਨੂੰ ਚੁਰਾਉਂਦੇ ਹਨ। 


'ਦਰਵਾਜ਼ੇ ਵਿੱਚ ਬਹੁਤੇ ਵੱਡੇ ਹਾਥੀ (ਮਦ) ਮਸਤੀ 'ਚ ਮਸਤ 
ਖੜ੍ਹੇ ਝੂਲਦੇ ਚੰਗੇ ਸਜ ਰਹੇ ਹਨ। 


ਘੋੜੇ ਹਵਾ ਨੂੰ ਜਿੱਤਣ ਵਾਲੇ, ਚੰਗੇ ਤਬੇਲਿਆਂ 'ਚ ਬਹੁਤੇ 
ਹਿਣਕਦੇ ਹਨ। 


'ਧੈੱਸੇ। 





1666 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਾਰਿ ਕਈ ਪਹਿਲੇ ਭਿ ਗੁਰੁ ਢਿਗ, 
ਸਿੱਖਨਿ ਕੀਨ ਫਰਯਾਦ ਅਪਾਰੀ। 
ਲੂਟਤ ਹੈਂ ਹਮ ਕੋ ਦੁਖ ਦੈ ਕਰਿ, 
ਮੰਦ ਮਸੰਦ ਮਹਾਂ ਦੁਰਚਾਰੀ। 

ਦੀਸਤ ਹੈਂ ਜਮ ਕੇ ਸਮ ਯੇ, 

ਹਮ ਕੋ ਦੁਖ ਦੇਵਤ ਆਹਿ ਅਪਾਰੀ। 
ਸੋ ਸੁਨਿ ਟਾਰਾ ਰਹੇ ਕਰਤੇ ਗੁਰੁ, 


ਕੋਪ ਕਿਛੁ ਧਰਤੇ ਮਨਿ ਮਾਰੀ' ॥੧੦੨॥ ਕੁਝ ਕੁ ਮਨ 'ਚ ਗੁੱਸਾ ਧਾਰਦੇ ਹਨ (ਪਰ ਫਿਰ ਮਨ ਵਿੱਚੋਂ 
ਰਹ ਗ਼ੁੱਸਾ) ਮਾਰ ਦੇਂਦੇ ਹਨ। 


ਯਾਂਹਿ ਸਮੇਂ ਫਿਰ ਤੋ ਬਹੁ ਸਿੱਖਨ, 

ਆਨ ਸ਼ਕਾਯਤ ਕੀਨ ਤਿਨਾਰੀ'। 'ਤਿਨ੍ਹਾਂ ਦੀ। 

ਹੇ ਗੁਰੁ ਰਾਖਹੁ ਲਾਜ ਹਮੈਂ, 

ਰਿਣ ਦੇਹੁ ਮਸੰਦਨ ਕੋ ਕਿਮ ਟਾਰੀ'। 'ਸਾਡਾ ਕਿਵੇਂ ਮਸੰਦਾਂ ਰੂਪ ਕਰਜ਼ਾ ਲਾਹ ਦਿਉ। 
ਏਕ ਪਰਯੋ ਦੁਰਭਿਖ' ਮਹਾਂ, 'ਖੋਟਾ ਸਮਾਂ, (ਅ) ਅੰਨ ਦਾ ਅਭਾਵ। 

ਅਬਿ ਜਾਇ ਮਸੰਦ ਕਰੈਂ ਬਹੁ ਖ੍ਹਾਰੀ। 


ਚਾਵਰ ਖੀਰ ਗਿਹੁੰ ਮਦ ਆਮਿਖ', 'ਚਾਉਲ, ਖੀਰ, ਕਣਕ, ਸ਼ਰਾਬ ਤੇ ਮਾਸ। 
ਖਾਵਨ ਕੋ ਯਹਿ ਲੇਤ ਅਹਾਰੀ' ॥ ੧੦੩ ॥ 'ਭੋਜਨ। 

ਕਬਿੱਤ: 

ਸੁਨ ਕੈ ਪੁਕਾਰ ਕਈ ਬਾਰ ਗੁਰੁ ਸਿੱਖਨ ਕੀ, 

ਕਹਜੋ ਗੁਰੁ ਮਾਰਹੋਂ ਮਸੰਦਨ ਕੋ ਸਾਰ ਕੈ'। 

ਕੁਦਰਤ ਸਾਥ ਬਹੁਰੂਪਈਏ ਹਜੂਰ ਗੁਰੂ, 

ਆਏ ਹੈਂ ਮਸੰਦਨ ਕਾ ਸ੍ਰਾਂਗ ਤਬਿ ਧਾਰ ਕੈ'। 

ਤਿਮ ਹੀ ਦਿਖਾਯੋ ਸ੍ਰਾਂਗ ਉਨਹੂੰ ਸੁਧਾਰ ਕੈ। 

ਲੈ ਕਰਿ ਸ੍ਰਾਂਨ ਜੋਰੀ' ਘੇਰੀ ਸੰਗ ਬਾਰ-ਬਧੂ?, 'ਕੁੱਤਿਆਂ ਦੀ ਜੋੜੀ। “ਘੋੜੀ ਤੇ ਨਾਲ ਵੇਸਵਾ। 
ਪੌਰੀ ਜਾਇ ਸਿਖ ਕੀ' ਬੁਲਾਯੋ ਸਿੱਖ ਤਾਰ ਕੈ? 'ਸਿੱਖ ਦੇ ਦਰਵਾਜ਼ੇ 'ਤੇ ਜਾ ਕੇ। “ਤਾੜ ਕੇ। 
॥੧੦੪॥ 

ਖਾਟ' ਏਕ ਲਯਾਇ ਕੈ ਡਸਾਇ? ਪਾਇ ਪਰਯੋ 'ਮੰਜਾ। 'ਡਾਹ ਕੇ। 

ਸਿਖ, 

ਮਾਰ ਲਾਤ ਰਰਯੋ' ਮੂਢ ਪਲੰਘ ਨ ਲਯਾਯੋ ਹੈ। __'ਕਿਹਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1667 


ਦੁਧ ਏਕ ਧਰੀ ਸਿਤਾ ਮੇਲਿ ਲਜਾਉ ਇਸੀ ਘਰੀ', _'ਦਸ ਸੇਰ ਦੁੱਧ ਖੰਡ ਮਿਲਾ ਕੇ ਇਸੇ ਘੜੀ ਲਿਆਉ। 

ਸਿੱਖ ਦੂਧ ਲਯਾਯੋ ਪਰ ਸਿਤਾ ਨਾਂ ਥਯਾਯੋ' ਹੈ। __ 'ਖੰਡ ਨ ਲੱਭੀ। 

ਸਿਤਾ ਬਿਨਾ ਦੂਧ ਕਿਹ ਕਾਮ ਅਰੇ ਗੁਰੂ ਮਾਰੇ, 

ਬਾਰ ਬਾਰ ਸਿੱਖ ਕੌ ਮਸੰਦ ਯੌਂ ਅਲਾਯੋ ਹੈ। 

ਸਿਤਾ ਮੰਗਵਾਇ ਦੂਧ ਬੇਸਯਾ ਕੋ ਪਜਾਇ, 

ਕਿਛੁ ਸ੍ਰਾਨਨ ਕੋ ਦਾਇ ਆਪ ਮਦ ਅਨਵਾਯੋ ਹੈ' 'ਕੁੱਝ ਕੁੱਤਿਆਂ ਨੂੰ ਦੁੱਧ ਦੇ ਕੇ ਆਪ ਸ਼ਰਾਬ ਮੰਗਵਾ ਲਈ। 

॥੧੦੫॥ 

ਸਿੱਖ ਕੇ ਨ ਧਾਮ ਦਾਮ ਅਭਿਰਾਮ ਬਾਸਨ ਕੋ, __'ਘਰ ਰੁਪਏ ਤੇ ਨ ਕੋਈ ਸੁੰਦਰ ਭਾਂਡਾ ਸੀ। 

ਬਾਮ ਕੋ ਲੈ ਚੀਰ ਜਾਇ ਬਨੀਏ ਕੇ ਧਰਯੋ ਹੈ'। 'ਇਸਤ੍ਰੀ ਦੇ ਬਸਤ ਲੈ ਕੇ ਬਾਣੀਏ ਕੋਲ (ਗਹਿਣੇ) ਧਰ ਦਿੱਤੇ। 

ਲਯਾਇ ਕਿਛੁ ਅੰਨ ਸੋ ਤਯਾਰ ਕਰਿ ਦੀਨੋ ਤਾਂਹਿ, 

ਪੇਖ ਕੈ ਮਸੰਦ ਮੰਦ ਬਚਨ ਉਚਰਜੋ ਹੈ। 

ਲਯਾਯੋ ਨ ਸ਼ਰਾਬ ਐ ਕਬਾਬ ਨਾ ਬਨਾਯੋ ਮੂਢ, 

ਮਧੁਰ ਚਿਕਨ ਬਹੁ ਬਿੰਜਨ ਨ ਕਰਜੋ ਹੈ'। 'ਮਿੱਠੇ ਤੇ ਘਿਉ ਵਾਲੇ ਭੋਜਨ ਨਹੀਂ ਬਣਾਏ। 

ਆਯੋ ਥਾਰੇ ਗੁਰੂ ਦਾਰੇ ਤੁਮ ਕੌ ਨ ਸਾਰੇ ਕਿਛੁ, 

ਅਹੋ ਗੁਰੂ ਮਾਰੇ ਬਾਰੇ ਬਾਰੇ ਯੌਂ_ਉਚਰਜੋ ਹੈ! 'ਗੁਰੂ ਤੁਹਾਡੇ ਦਰਵਾਜ਼ੇ 'ਤੇ ਆਇਆ ਹੈ ਤੁਹਾਨੂੰ ਕੁਝ ਖਬਰ 

॥੧੦੬॥ ਨਹੀਂ, ਬਾਰ ਬਾਰ ਹੇ ਗੁਰੂ ਮਾਰੇ ਹੇ ਗੁਰੂ ਮਾਰੇ ਇਸ ਤਰ੍ਹਾਂ 
ਕਹਿੰਦਾ ਹੈ। 

ਅੰਨ ਦੀਨੋ ਗੇਰ ਸੋ ਵਖੇਰ ਸਭਿ ਸ੍ਹਾਨਨ ਕੋ', 'ਉਹ ਸਾਰਾ ਅੰਨ ਕੁੱਤਿਆਂ ਅੱਗੇ ਖਿਲਾਰ ਦਿੱਤਾ। 

ਫੇਰ ਕਰਵਾਇ ਖੀਰ ਹਲੂਆ' ਸੁ ਖਾਇ ਕੈ। 'ਕੜਾਹ। 

ਨਹੀਂ ਤੋ ਸਰਾਪ ਦੈਹੂਂ ਅਬਿ ਹੀ ਬਨਾਇ ਕੈ। 

ਸਿੱਖ ਮਨਿ ਸੋਚ ਕਰਿ ਗਹਿਨੇ ਜ਼ਮੀਨ ਧਰਿ, 

ਦੀਨੀ ਭੇਟ ਲੀਨੀ ਚਲਯੋ ਗਾਰੀ ਸੋ ਅਲਾਇ ਕੈ'। 

ਪੇਖਿ ਗੁਰੂ ਨੈਨ ਭਰਿ ਕੋਪ ਕਰਿ' ਕਹਯੋ 

ਮਮ ਸਿੱਖਨ ਸੋਂ ਕਰੈਂ ਜੌ ਮਸੰਦ ਐਸੀ ਜਾਇ ਕੈ 

॥੧੦੭॥ 

ਕਹਜੋ ਗੁਰੁ ਸਿੱਖਨ ਕੋ ਸੁਨੋ ਸਭਿ ਖਾਲਸਾ ਜੀ, 

ਪਕਰਿ ਮਸੰਦਨ ਕੋ ਲਯਾਵੋ ਜਿਤ ਕਿਤ ਤੇ'। 

ਮਾਨ ਗੁਰੁ ਬਚਨ ਪਧਾਰੇ ਦਿਸ ਚਾਰੇ ਸਿੰਘ, 

ਪਕਰਿ ਮਸੰਦਨ ਕੋ ਲਜਾਏ ਉਤ ਇਤ ਤੇ'। 





1668 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੇਲ ਤਪਵਾਇ ਕਰਿ ਸਾਰਯੋ' ਮਸੰਦਨ ਕੋ, 
ਕੋਪ ਹੋਇ ਬਚਨ ਉਚਾਰਯੋ ਕੁਹਿੱਤ ਤੇ'। 
ਕਈ ਮਾਰ ਦੰਡਨ ਸੋਂ ਅਧਿਕ ਤ੍ਰਾਸ ਦੈ ਦੈ, 
ਕਈ ਫਾਂਸਿ ਸੰਗ ਔ ਘਸੀਟ ਕਈ ਛਿਤ ਤੇ' 
॥੧੦੮॥ 

ਚੌਪਈ: 

ਬੇਮੁਖ ਹੋਇ ਦੌਰ ਜੋ ਗਏ। 

ਸੋ ਸਿੱਖੀ ਤੇ ਖਾਰਜ ਕਏ। 

ਪਰਯੋ ਸਰਨ ਜੋ ਆਜਜ਼ ਹੋਈ'। 

ਲਯੋ ਬਚਾਇ ਗੁਰੂ ਨੈ ਸੋਈ ॥ ੧੦੯॥ 
ਜੇਤਿਕ ਥੇ ਮਸੰਦ ਹੰਕਾਰੀ। 

ਤਿਨ ਕੀ ਜਰ ਧਰ ਤੇ ਗੁਰੁ ਪਾਰੀ'। 

ਜਿਨਿ ਜਿਨਿ ਹੁਕਮ ਗੁਰੂ ਕਾ ਮਾਨਾ। 
ਤਿਨਿ ਕੌ ਬਖਸ਼ਸ਼ ਕਰੀ ਮਹਾਨਾ ॥੧੧੦॥ 
ਭਾਈ ਫੇਰੂ ਲੈਮੇ ਵਾਰਾ'। 

ਤਾਂ ਕੋ ਗੁਰੁ ਬਰ ਦਯੋ ਅਪਾਰਾ। 

ਸੰਗਤ ਕਾ ਸਾਹਿਬ ਕਰਿ ਦਯੋ। 

ਯੌ ਸੰਗਤਿ ਸਾਹਿਬ ਪ੍ਰਗਟਯੋ ॥ ੧੧੧॥ 
ਪੁਨ ਗੁਰਦਾਸ ਮਸੰਦ ਸੁ ਨਾਸੂ। 

ਫਫੜੇ ਗ੍ਰਾਮ ਹੁਤੋ ਜਿਹ ਧਾਮੂ। 

ਤਾਂ ਕੋ ਭੀ ਗੁਰੁ ਬਖਸ਼ਯੋ ਪਾਛੇ। 

ਬਖਸ਼ੇ ਔਰ ਕਿਤਿਕ ਤਬਿ ਆਛੇ ॥ ੧੧੨ ॥ 
ਯਾ ਬਿਧਿ ਮਾਰਿ ਮਸੰਦ ਨਿਬੇੜੇ। 

ਪੁਨ ਗੁਰੁ ਸਿੰਘ ਕਰੇ ਸਭਿ ਨੇੜੇ। 

ਕਾਰ ਬਾਰ ਗੁਰ ਘਰ ਕੀ ਜੇਤਿਕ। 

ਸਿੰਘ ਕਰਨ ਲਾਗੇ ਸਭਿ ਤੇਤਿਕ ॥ ੧੧੩॥ 
ਸਤਰਾਂ ਸੈ ਸਤਵੰਜੈਂ ਸਾਲੈਂ। 

ਕਰਯੋ ਮਸੰਦਨ ਕਾ ਯਹਿ ਹਾਲੈਂ। 

ਪੁਨ ਸਭਿ ਕਾਜ ਸਿੰਘ ਫਿਰ ਕਰਹੀਂ। 
ਨਿਸ ਦਿਨ ਗੁਰੁ ਆਗਯਾ ਅਨੁਸਰਹੀਂ ॥ ੧੧੪॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪੋਸਤ ਭੰਗ ਅਫੀਮ ਸ਼ਰਾਬੈਂ। 
ਝਟਕ ਬੱਕਰੇ ਛਕੈਂ ਕਬਾਬੈਂ। 
ਖੇਲਹਿਂ ਨਿੱਤ ਸ਼ਿਕਾਰ ਅਪਾਰੇ। 
ਮਾਰਹਿਂ ਬਾਘ' ਮ੍ਰਿਗ ਝੰਕਾਰੇ” ॥ ੧੧੫॥ 'ਸ਼ੇਰ। “ਬਾਰਾਂ ਸਿੰਗੇ। 
ਬੀਸ ਪਚਾਸ ਸਿੰਘ ਮਿਲ ਜਾਵੈਂ। 
ਇਤ ਉਤ ਤੈ ਗ੍ਰਾਮਨ ਲੂਟ ਲਯਾਵੈਂ। 
ਦੂਰ ਦੇਸ ਤੁਰਕਨ ਕੇ ਮਾਂਹੀਂ। 
ਮਾਰਹਿਂ ਧਾਰੇ' ਸ਼ੰਕਹਿਂ ਨਾਹੀਂ । ੧੧੬॥ 
ਦੋਹਰਾ: 

ਰੌਰ ਮਚਯੋ ਤਿਸ ਨੌਰ ਬਹੁ, 

ਦੁਖੀ ਭਏ ਅਚਲੇਸ'। 

ਮੇਲ ਕਰਨ ਹਿਤ ਗੁਰੂ ਢਿਗ, 
ਪਠੇ ਵਕੀਲ ਸੁਵੇਸ' ॥ ੧੧੭॥ 
ਕਹਜੋ ਬਸੀਠਨ ਕੋ' ਗੁਰੂ, 
ਤੁਮਰੇ ਸਭੀ ਗਿਰੇਸ। 

ਤੌ ਸੁਖ ਲਹੈਂ ਹਮੇਸ਼ ॥ ੧੧੮॥ 

ਅਐ ਮਿਲ ਹਮਰੇ ਸੰਗ ਪੁਨ, 
ਤੁਰਕਨ ਸੋਂ ਕਰਿ ਜੰਗ। 

ਮਾਰ ਵਿਲਾਯਤ ਤੈ' ਕਢੈਂ, 
ਤੁਰਕਨ ਤਈਂ ਨਿਸੰਗ ॥ ੧੧੯॥ 
ਯਹੀ ਨ੍ਰਿਪ ਫਿਰ ਬਨੈਂਗੇ, 
ਮਾਲਕ ਸਭਿ ਕੇ ਨੀਕ। 
ਹਿੰਦੁ ਧਰਮ ਕੀ ਰਖਯਾ, 

ਕਰਨੀ ਚਹੀਏ ਠੀਕ ॥ ੧੨੦ ॥ 
ਬਾਤ ਗਿਰੀਸਨ ਕੋ ਲਗੀ, 

ਬਿਖ ਵਤ' ਗੁਰੁ ਕੀ ਏਹੁ। 

ਬਧਜੋ ਵਖੇਰਾ' ਅਧਿਕ ਹੀ, 

ਬਾਤ ਨ ਮਾਨੀ ਕੇਹੁ' ॥੧੨੧॥ 
ਤੀਨ ਸਾਲ ਮੈਂ ਬਨ ਗਯੋ, 


1669 





1670 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਹਸ ਪਚਾਸਕ' ਸਿੰਘ। 
ਬਢਯੋ ਪੰਥ ਯਹਿ ਧਿੰਗ' ॥ ੧੨੨॥ 


'ਪੰਜਾਹ ਹਜ਼ਾਰ (੫੦੦੦੦)। 


'ਬਲੀ ਪੰਥ ਥੋੜ੍ਹੇ ਹੀ ਦਿਨਾਂ ਵਿੱਚ ਬਹੁਤ ਜ਼ਿਆਦਾ ਵਧ 
ਗਿਆ। 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਸਵਾਲ ਜਵਾਬ' ਪੰਥ ਬ੍ਰਿੱਧੀ, 
ਬਰਨਨੰ ਨਾਮ ਬਾਹਟਮੋਂ ਬਿਸੁਾਮ ॥੬੨॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੩. (ਗੁਰੂ ਜੀ ਦੇ ਪਹਾੜੀਆਂ ਤੇ ਤੁਰਕਾਂ ਨਾਲ ਜੰਗ) 


<< 


ਦੋਹਰਾ: 
ਤੇਗ ਬਹਾਦਰ ਸ੍ਰੀ ਗੁਰੂ, 

ਧਰਮ ਬਿਰਾਦਰ ਆਹਿ'। 
ਰਾਖੀ ਚਾਦਰ' ਹਿੰਦੁ ਕੀ, 
ਸਾਦਰ ਧਰਿ ਉਤਸ਼ਾਹਿ' ॥੧॥ 
ਗੁਰੁ ਗੁਬਿੰਦ ਮ੍ਿਗੰਦ ਕੀ, 
ਗਾਥਾ ਜੰਗ ਬੁਲੈਦ'। 

ਅਬਿ ਬਰਨੋ ਸੁਖਕੰਦ' ॥ ੨ ॥ 
ਮਾਨਯੋ ਬਚਨ ਨ ਗੁਰੂ ਕਾ, 
ਜਬਿ ਤੈ ਨ੍ਰਿਪਨਿ ਗਰੂਰਿ'। 
ਫਿਰ ਫਸਾਦ ਤਬਿ ਤੈ ਲਗਜੋ, 
ਦਿਨ ਦਿਨ ਬਢਨ ਜਰੂਰ ॥੨੩॥ 


ਸ੍ਰੈਯਾ: 
ਛੂਟ' ਕਰੈਂ ਕਬ ਹੀ ਨਿਸ ਕੋ? ਸਿੰਘ, 
ਅੰ ਕਬਿ ਹੀ ਦਿਨ ਕੋ ਬਹੁ ਧਾਵੈਂ। 
ਲੂਟਰੁ ਕੂਟ ਘਨੀ ਕਰਿ ਕੈ, 

ਮਿਲ ਹੈ ਧਨ ਧਾਨ' ਜੋਊ ਲੈ ਆਵੈਂ। 
ਧੂਮ' ਮਚੀ ਸਭਿ ਦੇਸ ਵਿਥੈ, 

ਚਲਿ ਲੋਗ ਗਿਰੇਸਨ ਪਾਸ ਰੁਆਵੈਂ”। 
ਪੇਸ਼ ਗਿਰੇਸਨ ਕੀ ਨ ਚਲੈ ਕਿਛੁ, 

ਮਾਤ ਭਏ' ਸਭਿ ਦਾਂਤ ਚਬਾਵੈਂ ॥੪॥ 
ਰਿਸ ਪੂਰ ਅਤੀ ਕਹਿਲੂਰ ਪਤੀ', 

ਪੁਨ ਭੂਰ ਗਿਰੀਸਨ ਕੋ' ਬੁਲਵਾਯੋ। 
ਮਿਲ ਕੈ ਜਬਿ ਬੈਠ ਗਏ ਸਭਿ ਹੀ, 
ਤਬਿ ਭੀਮ ਸਸੀ ਬਿਧਿ ਐਸ ਅਲਾਯੋ'। 
ਉਤਨੀ ਕਯੋਂ ਨ ਭਈ ਰਜਪੂਤਨੀ, 
ਭੂਤਨੀਆਂ ਤੁਮ ਕੋ ਜਿਨਿ ਜਾਯੋ'। 


'ਧਰਮ ਦੇ ਭਰਾ ਹਨ। 

'ਇੱਜ਼ਤ। 

'(ਸਾਦਿਰ) ਬੇ ਫ਼ਿਕਰ ਹੋ ਕੇ ਤੇ ਉਤਸ਼ਾਹ ਧਾਰ ਕੇ। 
'ਭਾਰੀ ਜੰਗ ਦੀ ਕਥਾ। 

ਸੁਖਾਂ ਦੀ ਦਾਤੀ। 


'ਹੰਕਾਰੀਰਾਜਿਆਂ ਨੇ। 


ਧਾਵਾ, ਹਮਲਾ। “ਰਾਤ ਨੂੰ। 


'ਅੰਨ। 

'ਡੰਡਰੌਲੀ। 

'ਰੋਂਦੇ ਹਨ। 

ਹਾਰੇ ਹੋਏ। 

ਬਹੁਤੇ ਗੁੱਸੇ 'ਚ ਭਰੇ ਹੋਏ ਭੀਮ ਚੰਦ ਨੇ। 
ਬਹੁਤੇ ਪਹਾੜੀ ਰਾਜਿਆਂ ਨੂੰ। 


'ਭੀਮ ਚੰਦ ਨੇ ਇਸ ਤਰ੍ਹਾਂ ਕਿਹਾ। 


1671 


'ਰਾਜਪੂਤਨੀਆਂ ਔਤ੍ਰੀਆਂ ਕਿਉਂ ਨਹੀਂ ਹੋ ਗਈਆਂ, ਜਿਨ੍ਹਾਂ ਨੇ 


ਤੁਹਾਨੂੰ ਜਨਮ ਦਿੱਤਾ ਹੈ ਉਹ ਭੂਤਨੀਆਂ ਹਨ। 





1672 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੂਛ ਕਟੀ ਤੁਮਰੀ ਗੁਰੁ, ਭੂਛਹਿ ! 

ਲੁਟ ਕੈ ਛੁਛਹਿ ਦੇਸ ਬਨਾਯੋ' ॥੫॥ 'ਹੇ (ਭੂਛਹਿ) ਮੂਰਖੋ ! ਤੁਹਾਡੀ ਗੁਰਾਂ ਨੇ ਮੁੱਛ ਕੱਟ ਦਿੱਤੀ ਹੈ ਤੇ 
ਇੰ ਦੇਸ ਨੂੰ ਲੁੱਟ ਕੇ ਖ਼ਾਲੀ ਕਰ ਦਿੱਤਾ ਹੈ। 

ਕਯੋਂ ਰਜਪੂਤੀ ਕੋ ਲਾਜ ਲਗਾਵਤ, 

ਹਿੰਮਤ ਹਾਰ ਬਹੇ ਘਰ ਮਾਂਹੀਂ। 

ਲੈ ਕਰਿ ਸੈਨ ਜਬੈ ਗੁਰੁ ਗੋਬਿੰਦ 

ਸਿੰਘ, ਚਢੈ ਤੁਮ ਪੈ ਦਿਨ ਤਾਂਹੀਂ। 

ਮਾਰਿ ਖ੍ਰਾਰ ਕਰੇ ਇਕ ਏਕਹਿ', 

ਫੇਰ ਚਲੇ ਤੁਮਰਾ ਬਸ ਨਾਂਹੀਂ। 

ਕਰਿ ਦੀਨ ਸੁ ਛੀਨ ਲਹੈ ਰਜਧਾਨੀਆਂ, 

ਰਾਨੀਆਂ ਕੋ ਗਹਿ ਸਿੰਘ ਲਿਜਾਂਹੀਂ ॥੬॥ 

ਤਾਂ ਤੇ ਸਭੀ ਅਬਿ ਹੀ ਮਿਲ ਕੈ, 

ਹਮ ਐਂ ਤੁਮ ਏਸ ਸੋਂ ਜੰਗ ਮਚੱਈਏ। 

ਸੈਨ ਬਟੋਰਿ ਘਨੀ ਅਪਨੀ', 

ਚਲਿ ਘੇਰ ਅਨੰਦ ਪੁਰੀ ਮੱਧ ਲਈਏ। 

ਮਾਰਿ ਨਿਕਾਰ ਕਢੋਂ ਨਿਜ ਦੇਸ ਤੈ, 

ਫੇਰ ਨ ਆਵਨ ਜੋਗ ਛਡੱਈਏ। 

ਜਬਿ ਲੌ ਗੁਰੁ ਏਹੁ ਬਲਾਇ ਇਨਹਾਂ, 

ਤਬਿ ਲੌ ਨਹਿਂ ਸੂਖ ਕਬੀ ਹਮ ਪੱਈਏ ॥ ੭॥ 

ਖਾਇ ਗਈ ਰਜਪੂਤਨ ਕੋ, 

ਯਹਿ ਲਾਇ ਕਹੀ ਜੁ ਸ਼ਰੀਕ ਨੇ ਬੋਲੀ। 

ਯੌ ਉਰਿ ਮਾਂਹਿ ਫਿਰੀ ਸਭਿ ਕੈ, 

ਜਿਮ ਸਾਬਨ ਕੈ ਮਧ ਤਾਰ ਅਮੋਲੀ। 

ਜੰਗ ਸਮਾਨ ਸਭੀ ਕਰਿ ਕੈ, 

ਚੜ੍ਹ ਆਇ ਗਏ ਪੁਰਿ ਆਨੰਦ ਕੋਲੀ'। 'ਕੋਲ, ਪਾਸ। 

ਜੰਗ ਨਿਸੰਗ ਪਰਜੋ ਜੁਗ ਓਰਨ', 'ਦੋਹਾਂ ਪਾਸਿਆਂ ਤੋਂ। 

ਜੋਰਿ ਤੁਫੰਗ' ਛੁਟੀ ਬਹੁ ਗੋਲੀ ॥ ੮॥ 'ਬੰਦੂਕਾਂ ਦੀਆਂ। 

ਧਾਰ ਦੁਬਿੰਸਤ ਕੇਰ ਗਿਰੀਸਨਿ', 'ਬਾਈ ਧਾਰ ਦੇ ਪਹਾੜੀ ਰਾਜਿਆਂ ਨੇ। 

ਬੀਸ ਹਜਾਰਕ ਸੈਨ ਮਿਲਾਈ। 

ਭੀਤਰ ਸਿੰਘ ਜੁ ਆਠ ਹਜਾਰਕ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1673 


ਥਾਂ ਗਢ ਮੈਂ! ਗੁਰੁ ਪਾਸ ਤਦਾਂਈਂ। 'ਕਿਲ੍ਹੇ ਵਿੱਚ। 

ਤੁੱਪਕ' ਤੀਰ ਜੰਜੈਲ? ਜੰਬੁਰਨ 'ਬੰਦੂਕਾਂ। “ਭਾਰੀਆਂ ਤੇ ਲੋਬੀਆਂ ਬੰਦੂਕਾਂ। 
ਕੇਰ', ਪਰੀ ਸੁ ਵਧੇਰ” ਲਰਾਈ। 'ਛੋਟੀਆਂ ਤੋਪਾਂ ਦੀ। 'ਬਹੁਤੀ। 

ਜੀਤਨ ਹੇਤ ਦੁਹੂੰ ਦਿਸ ਤੈ, 

ਦਿਲਿ ਚਾਹਿਂ ਲਰੈਂ ਬਹੁ ਜ਼ੋਰ ਲਗਾਈ ॥ ੯॥ 

ਨਿਸ ਕੋ ਪਰ ਹੈਂ ਉਨ ਪੈ ਕਰਿ ਹੱਲਾ। 


'ਫ਼ੌਜ। “ਬਹੁਤੀ ਹਲਚਲੀ ਪਾ ਕੇ। 


'ਅਨੋਖਾ। 


ਨਾਹਿੰ ਤੁਟਯੋ ਗਢ ਜੋ ਗੁਰੁ ਮੱਲਾ ॥੧੦॥ 
ਜਬਿ ਨਾਹਿ ਤੁਪਯੋ ਗੜ੍ਹ ਜੋਰ ਲਗਾਯੋ। 


ਫੇਰ ਗਰਿੰਦਨਿ ਦੀਹ ਦੁਰੱਦਹਿ, 

ਮੱਦ ਪਿਲਾਇ ਘਨੋ ਚਮਕਾਯੋ'। 'ਪਹਾੜੀ ਰਾਜਿਆਂ ਨੇ ਵੱਡੇ ਹਾਥੀ ਨੂੰ ਸ਼ਰਾਬ ਪਿਲਾ ਕੇ ਬਹੁਤ 
ਕ੍ਰੋਧਵਾਨ ਕੀਤਾ। 

ਸੁੰਡ ਵਿਖੈ ਕਰਵਾਰ ਫਰਾਯੋ'। 'ਤਲਵਾਰ ਫੜਾਈ। 

ਗਢ ਕੇ ਵਡ ਫਾਟਕ ਤੋਰਨ ਕੋ', ਦਰਵਾਜ਼ਾ ਤੋੜਨ ਨੂੰ। 

ਸੁ ਪਰੇਰ ਦੁਰੱਗ ਕੀ ਓਰ ਪਠਾਯੋ' ॥ ੧੧॥ 'ਕਿਲ੍ਹੇ ਦੀ ਤਰਫ਼ ਭੇਜਿਆ। 

ਯੌਂ ਜਬਿ ਫਾਟਕ ਤੋਰਨ ਕੋ, 

ਕਰਿ ਜੋਰ ਅਯੋ ਗਡ ਓਰ ਗਜਿੰਦੂ'। 'ਵੱਡਾ ਹਾਥੀ। 

ਹੇਰਿ ਤਬੈ ਗੁਰੁ ਨੈ ਗਜ ਕੀ ਦਿਸ, 

ਸਿੰਘ ਬੰਗਾਰਯੋ ਬੀਰ ਬੁਲਿੰਦੂ। 

ਨਾਮ ਬਚਿੱਤ੍ਰ ਸਿੰਘ ਰਨੌੜ' ਦੈ 'ਰਾਜਪੂਤਾਂ ਦਾ ਇਕ ਗੋਤ। 

ਥਾਪਨ, ਤਾਂਹਿ ਪਠਯੋ ਸੁਖ ਸਿੰਧੁ'। ਸੁੱਖਾਂ ਦੇ ਸਮੁੰਦਰ ਗੁਰਾਂ ਨੇ। 

ਸੋ ਧਰਿ ਧੀਰ ਗਯੋਂ ਗਜ ਓਰ, 

ਮਨਾਇ ਰਿਦੈ ਗੁਰੁ ਪਦ ਅਰਬਿੰਦੂ ॥੧੨॥ 





1674 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੰਘਹਿ ਓਜ' ਸੰਭਾਰ ਤਬੈ, 
ਗਜ ਸੰਮੁਖ ਹੂ ਖਰ ਸਾਂਗ' ਪ੍ਰਹਾਰੀ। 
ਮਾਰ ਕੈ ਸਾਰ ਤਵੇ ਪਰ ਛੇਦਿ, 
ਕਰੀ ਸਿਰ ਭੇਦ ਕਰੀ ਤਬਿ ਪਾਰੀ'। 


ਯੌ ਦਰਸੈ ਜਨ ਬਾਂਸੁ ਕੋ ਅੰਕੁਰ', 

ਹੈ ਨਿਕਸਯੋ ਗਿਰ ਸਿੰਗੂਹਿ ਫਾਰੀ'। 
ਸਾਂਗ ਉਪਾਰ ਲਈ' ਫਿਰ ਯੌਂ, 

ਜਨੁ ਮੇਰੁ ਜਰੀ ਹਨਮੰਤ ਉਪਾਰੀ' ॥ ੧੨॥ 


ਦੌਰਿ ਦੁਰੱਦ' ਗਯੋ ਉਲਟਾ, 

ਬਹੁ ਮਾਰ ਝਿੰਗਾਰ' ਦੁਖੀ ਦਹਿਲਾਏ”। 
ਧਾਰ ਸ੍ਰੌਣ ਛੁਟੀ ਸਿਰ ਤੈ, 

ਜਨੁ ਗੈਰਵ ਕੇ ਗਿਰ ਤੇ' ਜਲ ਜਾਏ। 
ਰੋਸ ਭਰਯੋ ਗਜ ਜਾਇ ਪਰਜੋ, 

ਦਲ ਬੀਚ ਗਿਰੇਸਨ ਕੇ ਪੁਨ ਧਾਏ। 


ਮਾਰ ਦਲੇ ਕਿਛ ਭਾਗ ਚਲੇ, 
ਬਿਚਲੇ ਸਿਸ ਜੈਸ ਤਮਾਸ਼ਹਿ ਆਏ' ॥੧੪॥ 


ਲੋਗ ਗਰਿੰਦਨ ਕੇਰ ਮਰੇ ਬਹੁ, 

ਹੋਇ ਪਰੇ ਜ਼ਖਮੀ ਕਿਤ ਭਾਰੇ। 

ਭੂਪਨ ਫੇਰ ਵਿਚਾਰ ਕਰਯੋ, 

ਹਮ ਤੈ ਗੁਰੁ ਏਹੁ ਨਹੀਂ ਅਬਿ ਹਾਰੇ। 
ਢਿਗ ਨਾਜ਼ਮ ਕੇ' ਬਹੁ ਭਾਂਤਿ ਪੁਕਾਰੇ। 
ਲੈ ਨਿਜ ਸੈਨ ਘਨੀ ਤਬਿ ਨਾਜ਼ਮ, 

ਆਇ ਥਯੋ' ਤਿਨਿ ਮੱਦਤ ਗਾਰੇ ॥੧੫॥ 
ਮਿਲਿ ਫੇਰ ਗਿਰਿੰਦਨ ਔ ਤੁਰਕਿੰਦਨ', 
ਘੇਰ ਰਖਯੋ ਗਢ ਕੋ ਬਲ ਲਾਈ। 

ਖਾਨਰੁ ਪਾਨ ਨਾ ਜਾਨ ਦਯੋ ਗਢ ਭੀਤਰ, 
ਯੌਂ ਦਿਨ ਕੇਤਿਕ ਤਾਂਈਂ। 


'ਬਲ। 
'ਤਿੱਖੀ ਬਰਛੀ। 


'ਲੋਹੇ ਦੇ ਤਵੇ 'ਤੇ (ਬਰਛੀ) ਮਾਰ ਕੇ (ਤਵੇ ਵਿੱਚ) ਛੇਕ ਕਰ ਕੇ 
ਹਾਥੀ ਦਾ ਸਿਰ ਵਿੰਨ੍ਹ ਕੇ (ਬਰਛੀ) ਪਾਰ ਕਰ ਦਿੱਤੀ। 
ਬਾਂਸ ਦਾ ਅੰਕੂਰ। 

'ਪਹਾੜੀ ਦੀ ਚੋਟੀ ਪਾੜ ਕੇ। 

'ਬਰਛੀ ਪੁੱਟ ਲਈ। 

'ਜਾਣੋਂ ਹਨੂੰਮਾਨ ਨੇ ਸੁਮੇਰ ਪਰਬਤ ਤੋਂ (ਸੰਜੀਵਨੀ) (ਜਰੀ) 
ਬੂਟੀ ਪੁੱਟੀ ਹੈ। 

'ਹਾਥੀ। 


'ਚੀਕਾਂ ਮਾਰਦਾ। “ਕੰਬ ਉੱਠਿਆ। 


'ਜਾਣੋਂ ਗੇਰੂ ਦੇ ਪਹਾੜ ਤੋਂ'। 


ਜਿਵੇਂ ਤਮਾਸ਼ੇ ਤੇ ਆਏ ਹੋਏ ਬੱਚੇ ਖਿੰਡ ਪੁੰਡ ਜਾਂਦੇ ਹਨ (ਐਉਂ 
ਖਿੰਡ ਗਏ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1675 


ਸਿੰਘ ਚਨੇ ਮੁਸ਼ਟੀ ਭਰ' ਚਾਬਿ, 

ਕਰੈਂ ਧਰਿ ਧੀਰ ਸੁ ਬੀਰ ਲਰਾਈ। 

ਯੌ ਭਿ ਤੁਟਿਓ ਜਬਿ ਨਾ ਗੁਰੁ ਕੋ ਗਢ, 

ਤੌ ਫਿਰਿ ਯਾ ਬਿਧਿ ਬਯੋਂਤ ਬਨਾਈ ॥ ੧੬॥ 

ਆਰਦ ਕੀ ਇਕ ਧੇਨੁ' ਬਨਾ ਕਰਿ, 

ਯੌ ਕਹਿ ਕੈ ਗੁਰੁ ਪਾਸ ਪਠਾਈ। 

ਆਹਿ ਸੁਗੰਦ ਹਮੈ ਇਸ ਧੇਨੁ ਕੀ', 

ਜੇ ਤੁਮ ਸੋਂ ਕਰੈਂ ਫੇਰ ਲਰਾਈ। 

ਇਕ ਵਾਰ ਦੁਰੱਗ ਤਿਆਗ ਯਹੀ, 

ਤੁਮ ਔਰ ਦਿਸਾ ਕਿਤ ਜਾਹੁ ਸਿਧਾਈ। 

ਮਾਨ ਕੈ ਆਨ' ਗੁਰੂ ਤਬਿ ਧੇਨੁ ਕੀ 

ਤਯਾਗ ਕਿਲਾ ਨਿਕਸੇ ਜਬਿ ਸਾਂਈਂ ॥੧੭॥ 

ਧਾਇ ਗਿਰੇਸ ਪਰੇ ਗੁਰੁ ਪੈ, 

ਨਿਜ ਛੋਰਿ ਧਰੰਮ ਲਰੇ ਬਲ ਕੈ ਕੈ। 

ਬਾਨ ਅਪਾਰ ਪ੍ਰਹਾਰ' ਗੁਰੂ, ਬਹੁਤੇ ਤੀਰ ਮਾਰ ਕੇ। 

ਮੁਖ ਮੋਰ ਦਏ ਸਬਥਿ ਕੇ ਦਬ ਦੈ ਕੈ। 

ਪਾਰ ਭਏ ਸਤਰੁੱਦੂ ਤੇ' ਗੁਰੁ, ਸਤਲੁਜ ਤੋਂ। 

ਸੰਗ ਸਮਾਜ ਸਭੀ ਨਿਜ ਲੈ ਕੈ'। 'ਆਪਣਾ ਸਾਰਾ ਸਮਾਨ ਨਾਲ ਲੈ ਕੇ। 
ਫੇਰ ਗਿਰੇਸ ਗਏ ਨਿਜ ਧਾਮਨਿ, 

ਹੋਇ ਅਭੀਤ' ਸੁ ਜੀਤ ਮਨੈ ਕੈ ॥੧੮॥ 'ਨਿਡਰ ਹੋ ਕੇ। 

ਪਾਰ ਰਹੇ ਸਤਲੁੱਦਰ ਤੈ, 

ਦਿਨ ਕੇਤਿਕ ਆਪ ਗੁਰੂ ਸੁਖ ਪਾਈ। 

ਸੈਲ ਕਰਯੋ ਗੁਰੁ ਸੈਲਨ ਕੋ' ਗੁਰਾਂ ਨੇ ਪਹਾੜਾਂ ਦੀ ਸੈਰ ਕੀਤੀ। 
ਤਬਿ ਚਾਹਿਂ ਰਵਾਲ ਸਰੈਂ! ਤਕ ਜਾਈ। 'ਰਵਾਲ ਸਰ। 

ਆਇ ਰਹੇ ਪੁਨ ਮੰਡੀ ਵਿਖੈ, 

ਨ੍ਰਿਪ ਸੁੱਧਰ ਸੈਨ ਕਰੀ ਸਿਵਕਾਈ'। 'ਸੇਵਾ। 

ਕਾਂਗੜੇ ਹੋਇ ਜ੍ਹਾਲਾ ਮੁਖੀ', 'ਅੱਗ ਦੀਆਂ ਲਾਟਾਂ ਵਾਲੀ। 
ਦਰਸੀ ਗੁਰੁ ਆਇ ਤਬੈ ਜਗ ਮਾਈ' ॥੧੯॥ __ '(ਹਿੰਦੂਆਂ ਦੀ) ਜਗਤ ਮਾਤਾ ਦੇਖੀ। 
ਰਾਰ ਕਰੀ ਅਠਵਾਰ ਤਹਾਂ, 

ਬਿਜੇ ਭਾਰਥੀ ਲੁਟਯੋ ਧਾਮ ਗੁਸਾਈ'। 'ਅਠਵਾਰ ਜਾਤੀ ਦੇ ਲੋਕਾਂ ਨੇ ਝਗੜਾ ਕੀਤਾ (ਤਾਂ) ਗੁਸਾਈਆਂ 





1676 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਰ ਗ੍ਰਾਮ ਪੁਨਾ ਕਲ-ਮੋਟਹਿ', 


ਫੇਰ ਧਸੇ ਪੁਰਿ ਆਨੰਦ ਆਈ। 
ਸ਼ੋਕ ਪਰਯੋ ਸੁਨਿ ਫੇਰ ਗਰੇਸਨ, 
ਪੇਸ਼ ਨ ਔਰ ਚਲੀ ਜਬਿ ਕਾਈ। 
ਨੌਰੰਗ ਜ਼ੇਬ ਦਿਲੇਸ ਢਿਗੈ, 


ਮਿਲਿ ਜਾਇ ਫਰਯਾਦ ਕਰੀ ਦੁਖ ਪਾਈ ॥੨੦॥ 


ਨੌਰੰਗ ਜ਼ੇਬ ਹੁਤੋ ਪਤਿਸ਼ਾਹਿ 

ਤਬੈ, ਸੁਨਿ ਕੈ ਮਨਿ ਕੋਪ ਭਯੋ ਹੈ। 
ਹਿਤ ਜੰਗ ਨ ਦੇਰ ਕਰਯੋ ਹੈ। 

ਦਲ ਲੈ ਤੁਰਕੇਸਨ ਤੈ ਅਚਲੇਸਨਿ, 
ਆਇ ਗੁਰੂ ਸਨ ਜੰਗ ਨਯੋ ਹੈ'। 
ਇਤ ਤੈ ਦਲ ਲੈ ਗੁਰੁ ਸਿੰਘਨ ਕਾ, 


ਤਿਨ ਸੰਮੁਖ ਹੋਇ ਕੈ ਜੁੱਧ ਲਯੋ ਹੈ ॥੨੧॥ 


ਜੁਗ ਓਰ ਸਜੋਰ ਲਗੇ ਲਰਨੇ'। 

ਹਿਤ ਜੀਤ ਅਭੀਤ ਭਲੇ ਭਿਰ ਹੈਂ, 

ਫਿਰ ਹੈਂ ਇਕ ਨਾਹਿਂ ਪਿਛੈ ਚਰਨੇ'। 
ਬਹੁ ਤਾਨ ਕਮਾਨਨ ਬਾਨ ਤਜੈਂ, 
ਗੁਲਕਾ' ਸਮ ਮੇਂਹ ਲਗੀ ਪਰਨੇ। 

ਸਭਿ ਸੰਮੁਖ ਸੂਰ ਜੁਰੈਂ ਨ ਟਰੈਂ, 

ਬਹੁ ਭਾਂਤਿ ਲਰੈਂ ਬਲ ਕੋ ਬਰਨੇ' ॥ ੨੨ ॥ 
ਗਹਿ ਪਾਨ' ਕਮਾਨ ਗੁਰੂ ਬਲਵਾਨ, 
ਤਜੇ ਬਹੁ ਬਾਨ ਮਹਾਨ ਕਰਾਰੇ। 

ਇਕ ਏਕ ਬਿਸੱਖ ਤੈ' ਹੂੰ ਕਰਿ ਲੱਖ, 
ਲਗੇ ਪ੍ਰਤੱਖ ਘਨੇ ਅਰਿ ਮਾਰੇ। 

ਉਰ' ਬਾਹੁ” ਕਟੇ ਕਿਨ ਕੇ ਹਥ ਸੱਥਲ”, 
ਕੇਤਿਕ ਰੁੰਡਨ ਮੁੰਡ ਉਤਾਰੇ'। 


ਦਾ ਧਾਮ ਵਿਜਯ ਭਾਰਤੀ ਲੁੱਟਿਆ। 
'ਜ਼ਿਲ੍ਹਾ ਹੁਸ਼ਿਆਰ ਪੁਰ, ਤਹਿਸੀਲ ਉਨਾ ਥਾਣਾ ਨੂਰਪੁਰ ਦਾ 
ਇਕ ਨੱਗਰ। 


'ਗੁਰਾਂ ਨੇ ਜੰਗ ਕਰਨਾ ਠਾਣ ਲਿਆ। 


'ਲਗਾਤਾਰ ਚੰਗਾ ਜੰਗ ਮੱਚਿਆ। ਦੋਹਾਂ ਪਾਸਿਆਂ ਤੋਂ ਜੋਰ ਨਾਲ 
ਲੜਨ ਲੱਗੇ। 


'ਕਦਮ। 
1੨ ਹ 1। 


'ਕੌਣ ਕਹਿ ਸਕਦਾ ਹੈ। 
'ਹੱਥ 'ਚ ਫੜਕੇ। 


'ਇੱਕ ਇੱਕ (ਬਿਸੱਖ) ਤੀਰ ਤੋਂ। 


'ਛਾਤੀ। “ਬਾਹਾਂ। “ਪੱਟ। 
ਧੜਾਂ ਤੋਂ ਸਿਰ ਉਤਾਰ ਦਿੱਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਹੁ ਘਾਇਲ' ਘੂਮ ਰਹੇ ਧਰ ਪੈ, 

ਜਿਮ ਪਾਨ ਕਰੇ ਮਦਰਾ ਮਤਵਾਰੇ' ॥ ੨੩ ॥ 
ਫਿਰ ਖੈਂਚ ਮਯਾਨਨ ਤੈ ਕ੍ਰਿਪਾਨਨ, 

ਸਿੰਘ ਧਸੇ ਰਣ ਮੈਂ ਛਿਨ ਤਾਂਹੀਂ। 

ਤਬਿ ਆਂਨ ਮਦਾਨ ਕਾ ਜੰਗ ਪਰਜੋ, 

ਸੁ ਨਿਦਾਨ ਕਰਯੋ ਚਹਿਂ ਏਕ ਦਿਸਾਹੀਂ”। 
ਖਰ ਸਾਰ ਸੌਂ ਸਾਰ' ਅਪਾਰ ਬਜਜੋ, 

ਰਣ ਖੂਪ ਸਜਯੋ ਨ ਤਜਯੋ ਚਹਿ ਕਾਹੀਂ। 
ਰਸ ਬੀਰ ਚਢੇ ਚਖੁ ਲਾਲ ਕਢੇ', 

ਸਭਿ ਲੋਹ ਮਢੇ ਬਰ ਬੀਰ ਲਰਾਹੀ' ॥ ੨੪॥ 
ਕਟ ਸੱਥਲ ਹੱਥਰੁ ਮੱਥ ਪਰੇ, 

ਚਢ ਲੁੱਥ ਪੈ ਲੱਥ ਕਮਾਲ' ਗਈ। 

ਬਹੁ ਜ੍ਰਾਨ ਕਿਕਾਨ' ਮਰੇ ਤਹਿ ਠਾਂ, 

ਧਰ ਲਾਲ ਕਰਾਲ ਬਿਸਾਲ ਭਈ। 

ਤਨ ਭੀਗ ਸ੍ਰੋਨਤ ਸੰਗ ਰਹੇ, 

ਬਰਦੀ ਜਨੁ ਸੂਰਨ ਲਾਲ ਲਈ। 
ਅਨੁਰਾਗ ਭਰੇ ਜਨੁ ਖੇਲਤ ਫਾਗ, 

ਸੁਰੰਗ ਉਲੀਚ ਗੁਲਾਲ ਮਈ' ॥ ੨੫ ॥ 


ਫੂਟਤ ਮੂੰਡ ਭੁਜਾ ਉਰ ਤੂਟਤ', 

ਛੂਟਤ ਖੂੰਨ ਕੀ ਧਾਰ ਅਪਾਰੀ। 

ਘੁਟਤ' ਜੋਗਨੀਆਂ ਭਰਿ ਖੱਪਰ, 

ਲੂਟਤ ਆਮਿਖ ਆਮਿਖ-ਚਾਰੀ'। 
ਭੈਰਵਿ ਭੂਤ ਪਿਸ਼ਾਚ' ਭਰੇ ਮੁਦ, 

ਨੱਚਤ ਤੱਚਤ ਦੈ ਕਿਲਕਾਰੀ'। 

ਬ੍ਰਿੰਦ ਕਬੰਧ' ਫਿਰੈਂ ਇਤ ਤੈ ਉਤ, 
ਮਾਰਹੁ ਮਾਰ ਗਿਰਾ ਕਰਿ' ਭਾਰੀ ॥ ੨੬॥ 
ਆਨਿ ਭਯਾਨਕ ਬਾਨ ਤਜੈਂ, 

ਕਿਤ ਤਾਨ ਕਮਾਨ ਸੜਾਕ ਸੜਾਕੇ'। 


'ਜ਼ਖ਼ਮੀ। 
ਜਿਵੇਂ ਸ਼ਰਾਬ ਪੀ ਕੇ ਸ਼ਰਾਬੀ ਮਸਤ ਹੋਏ ਹੁੰਦੇ ਹਨ। 


ਅੰਤ ਨੂੰ ਇਕ ਪਾਸਾ ਕਰਿਆ ਚਾਹੁੰਦੇ ਹਨ। 
'ਤਿੱਖੇ ਸ਼ਸਤ੍ਰਾਂ ਨਾਲ ਸ਼ਸਤ੍। 


'ਲਾਲ ਨੇਤ੍ਰ ਕੱਢ ਕੇ। 


1677 


'ਮਾਨੋ ਪ੍ਰੇਮ 'ਚ ਭਰੇ ਹੋਲੀ ਖੇਲ ਰਹੇ ਹਨ ਤੇ ਗੁਲਾਲ ਰੂਪ 


ਚੰਗਾਰੰਗ (ਉਲੀਚ) ਛਿੜਕਿਆ ਜਾ ਰਿਹਾ ਹੈ। 
'ਸਿਰ ਫੁਟਦੇ, ਬਾਹਾਂ ਤੇ ਛਾਤੀਆਂ ਟੁੱਟਦੀਆਂ ਹਨ। 


'ਪੀਂਦੀਆਂ ਹਨ। 
'ਮਾਸਾਹਾਰੀ ਜੀਵ ਮਾਸ ਲੁਟਦੇ ਹਨ। 
'ਮਾਸ ਖਾਣੇ। 

'ਚੀਕਾਂ (ਤੱਚਤ) ਮਾਰਦੇ ਹਨ। 
'ਬਹੁਤੇ ਧੜ। 

'ਬਾਣੀ ਬੋਲਦੇ ਹਨ। 


!'ਸਰੜ ਸਰੜ ਸ਼ਬਦ ਕਰਕੇ। 





1678 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਚੂਕ ਤਜੱਤ ਤੜਾਕ ਤੜਾਕੇ'। 


ਚੱਕਰ ਸੇਲ ਸਲੋਤ੍ਰ' ਸੈਹਥੀ?, 
ਛੁੱਟਤ ਝੁੰਡ ਝੜਾਕ ਝੜਾਕੇ'। 
ਫੁੱਟਤ ਢਾਲ ਫੜਾਕ ਫੜਾਕੇ' ॥੨੧॥ 


ਮੇਦਰੁ ਮਾਸ ਸ੍ਰੋਣਤ ਕੀਚ, 
ਮਚਯੋ ਧਰ ਵੀਚ ਨਗੀਚ ਮਹਾਂਹੀਂ”। 


ਸ੍ਰੋਣਤ ਕੀ ਸਰਤਾ ਸੁ ਚਲੀ ਬਹਿ, 

ਅੱਸੂ ਕਰੀ ਸਿਲ ਖੰਡ ਦਿਖਾਹੀਂ'। 

ਕਾਕਰੁ ਗੀਧ ਮਹਾਂ ਮੁਦ ਮਾਂਹੀਂ'। 

ਹੋਵਤ ਪਾਰ ਬਟਾਉ ਮਨੋਂ, 

ਜਗ ਜੰਗ ਜਨੰਮਰਿ ਜੀਤ ਤਹਾਂਹੀਂ' ॥੨੮॥ 
ਫਿਰ ਖਾਂਨ ਅਜ਼ੀਮ ਭੂਮਯੋ ਰਨ ਮੈਂ”, 
ਗਰਜਯੋ ਤਰਜਜੋ' ਗੁਰੁ ਕੋ ਲਲਕਾਰਜੋ। 
ਬਹੁ ਸਿੰਘਨ ਘਾਇ' ਕੁਦਾਇ ਕਿਕਾਨ”, 
ਸੁ ਬਾਨ ਗੁਰੂ ਪਰ ਆਨਿ ਪ੍ਰਹਾਰਯੋ। 

ਗੁਰੁ ਬੀਰ ਬਨੈਤ ਪਟੈਤ ਬਲੀ, 

ਸਰ ਤਾਂਹਿ ਬਚਾਇ ਨਿਜੰ ਸਰ ਮਾਰਯੋ'। 
ਭੇਦ ਚਰੰਮ ਬਰੰਮ ਸਨਾਹਿ ਸੁ 

ਛੇਦਿ ਉਰ ਅਵਨੀ ਪਰ ਡਾਰਯੋ' ॥੨੯॥ 
ਪੁਨ ਪੈਂਡ ਖਾਂ ਨਾਮ ਵਲੀ ਅਫਗਾਨ', 
ਜ੍ਰਾਨ ਕਮਾਨ ਕੌ ਤਾਨ ਅਯੋ। 


'(ਅਮੁਕ) ਅਦੁੱਤੀ ਤੇ ਦੂਸ਼ਣਾਂ ਤੋਂ ਰਹਿਤ ਅਚੁੱਕ ਬੰਦੂਕਾਂ ਤੜ 
ਤੜ ਸ਼ਬਦ ਕਰ ਕੇ ਛੱਡਦੇ ਹਨ। 

'ਸੋਟੇ, ਡੰਡੇ। “ਬਰਛੀ। 

'ਸਮੂੰਹ ਝੜ ਝੜ ਸ਼ਬਦ ਕਰ ਕੇ ਛੁਟਦੀਆਂ ਹਨ। 


ਜੁੜਦੇ ਹਨ ਸੂਰਮੇ ਕੁੱਟ ਕੁੱਟ ਕੇ (ਹੁੱਟਤ) ਥੱਕ ਜਾਂਦੇ ਹਨ, 
ਵੱਜ ਕੇ। 


'ਧਰਤੀ ਵਿੱਚ (ਨਗੀਚ) ਨੇੜੇ ਨੇੜੇ ਮਿਝ, ਮਾਸ ਤੇ ਲਹੂ ਦਾ 
ਬਹੁਤਾ ਚਿੱਕੜ ਹੋ ਗਿਆ। 


'ਲਹੂ ਦੀ ਚੰਗੀ ਨਦੀ ਵਗ ਤੁਰੀ, ਘੋੜੇ ਤੇ ਹਾਥੀ ਪੱਥਰ ਦੀਆਂ 
ਸਿਲਾਂ ਦੇ ਟੁਕੜਿਆਂ ਵਾਂਗ ਦਿਸ ਰਹੇ ਹਨ। 


'ਲੋਥਾਂ ਦੇ ਢੇਰਾਂ ਉਪਰ ਕਾਂ ਤੇ ਗਿਰਝਾਂ ਬਹੁਤ ਅਨੰਦ ਵਿੱਚ 
(ਪੈਰਤ) ਤਰਦੀਆਂ ਜਾਂਦੀਆਂ ਹਨ। 


ਜਾਣੋਂ ਜਗਤ ਰੂਪ ਜੰਗ ਦੇ (ਬਟਾਉ) ਰਾਹੀ ਜਨਮ (ਮਰਨ) 
ਰੂਪ ਵੈਰੀ ਨੂੰ ਜਿੱਤ ਕੇ ਪਾਰ ਹੋ ਰਹੇ ਹਨ। 

'ਜੰਗ ਵਿੱਚ ਘੁੰਮਿਆ। 

'ਤਾੜਿਆ। 

ਮਾਰ ਕੇ। “ਘੋੜਾ। 


'ਪਟੇ ਬਾਜ ਤੇ ਸਜੇ ਹੋਏ ਬਲੀ ਸੂਰਮੇ ਸਤਿਗੁਰਾਂ ਨੇ ਉਸ ਦਾ 
ਤੀਰ ਬਚਾ ਕੇ ਆਪਣਾ ਤੀਰ ਮਾਰਿਆ। 


'ਸੰਜੋਅ 'ਚ (ਬਰੰਮ) ਛੇਕ ਕਰ ਕੇ ਚੰਮ ਨੂੰ ਵਿੰਨ੍ਹ ਕੇ ਤੇ ਛਾਤੀ 
ਨੂੰ ਕੱਟ ਕੇ ਧਰਤੀ 'ਤੇ ਸੁੱਟ ਦਿੱਤਾ। 
'ਤਾਕਤਵਰ ਪਠਾਣ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1679 


ਗੁਰੁ ਸੰਗ ਚਹੈ ਨਿਜ ਜੰਗ ਲਯੋ। 

ਬਲ ਸੋਂ ਤਿਨ ਵਾਰ ਦੁ ਤੀਨ ਕਰੇ 
ਗੁਰੁ ਪੈ, ਸਫਲਾ ਨਹਿਂ ਏਕ ਭਯੋ। 
ਫਿਰ ਆਪ ਗੁਰੂ ਪਰਚਾਰ' ਤਿਸੈ, 


ਨਿਜ ਬਾਨ ਪ੍ਰਹਾਰ' ਸੁ ਮਾਰ ਦਯੋ ॥ ੨੦॥ 


ਇਤਯਾਦਿਕ ਔਰ ਘਨੇ, ਤੁਰਕੀ 
ਸਰਦਾਰ ਹਨੇ', ਗੁਰੁ ਨੈ ਬਲ ਧਾਰੇ। 
ਅਰਿ ਕੀ ਧੁਜਨੀ ਬਿਚਲਾਇ ਦਈ', 
ਗੁਰੁ ਬਾਨ ਇਸੀ ਬਿਧਿ ਕੇ ਪਰਿਹਾਰੇ। 
ਤੁਰਕੀ ਦਲ ਦੈ ਕਰਿ ਪੀਠ ਚਲਯੋ, 

ਬਲ ਛੋਡਿ ਕਰੇ ਨਿਜ ਪ੍ਰਾਨ ਪਯਾਰੇ। 
ਸਿੰਘ ਦਬੈਲ' ਪਰੇ ਤਿਨ ਗੈਲ”, 

ਨ ਲੈਨ ਸੰਭਾਰ ਦਈ ਬਲ ਧਾਰੇ ॥੩੧॥ 


ਛਪੰਯ : 
ਕਹਾਂ ਕਰੈ ਕ੍ਰਿਸਾਨ ਚਤੁਰ, 


ਜੌ ਮੇਘ ਨ ਬਰਸੈ। 
ਕੈਸੇ ਚੁਗੈ ਚਕੋਰ ਆਗ, 
ਜੌ ਚੰਦ ਨ ਦਰਸੈ'। 


ਗੁੱਡੀ ਡੋਰ ਕਹਿ ਕਰੈ, 

ਪਵਨ ਜੌ ਜਰਾ ਨ ਚੱਲੈ। 

ਚਤੁਰ ਬਨਕ' ਕਹਿ ਕਰੈ, 
ਨਹੀਂ ਧਨ ਜੇ ਕਰ ਪੱਲੈ। 

ਜੌ ਭਰਤਾ' ਲੋਚਨ ਬਿਨੁ ਅਹੇ। 
ਹਰਿ ਗਯਾਨ ਪਲੱਟੈ ਸਮਾ ਜਬਿ, 


ਤਬਿ ਤਰਵਰ ਦਲ ਕਿਮ ਧਰਰਹੇ' ॥ ੩੨ ॥ 


'ਵੰਗਾਰ ਕੇ। 
'ਮਾਰ ਕੇ। 


'ਮਾਰ ਦਿੱਤੇ। 
'ਵੈਰੀ ਦੀ ਫੌਜ ਖਿੰਡਾ ਦਿੱਤੀ। 


'ਦਬੱਲ ਕੇ, ਜ਼ੋਰ ਨਾਲ। “ਪਿੱਛੇ ਪੈ ਗਏ। 


'ਚਕੋਰ ਅੱਗ ਨੂੰ ਕਿਵੇਂ ਚੁਗ ਸਕਦਾ ਹੈ ਜਿੰਨਾ ਚਿਰ ਚੰਦ ਨੂੰ ਨਾ 
ਦੇਖੇ। (ਚਕੋਰ-ਪਹਾੜੀ ਤਿੱਤਰ, ਜੋ ਲਾਲਰੰਗ ਵਾਲਾ ਹੁੰਦਾ ਹੈ, 
ਚਕੋਰ ਚੰਦ ਨੂੰ ਦੇਖੇ ਬਿਨਾਂ ਕੁਝ ਨਹੀਂ ਖਾਂਦਾ। ਚਕੋਰ ਟਿਟਾਹਣੇ 
ਖਾਂਦਾ ਹੈ। ਕਈ ਵਾਰ ਉਨ੍ਹਾਂ ਦੇ ਭੁਲੇਖੇ ਅੰਗਾਰ ਚੁਗਣ ਲੱਗ 
ਪੈਂਦਾ ਹੈ। ਕਈਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ 
ਲਿਖਿਆ ਹੈ)। 


'ਪਤੀ ਅੱਖਾਂ ਬਿਨਾਂ ਹੈ। 


ਗਿਆਨ ਸਿੰਘ (ਕਹਿੰਦਾ ਹੈ) ਜਦੋਂਰੁੱਤ ਬਦਲਦੀ ਹੈ ਤਾਂ 





1680 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਕਟਾ' ਕਹਿ ਲੌ ਚਲੈ, 

ਬੈਲ ਜਬਿ ਹਾਰ ਖਰੋਵੈ। 

ਬਿਨ ਮਲਾਹਿ ਨਦਿ ਮਾਹਿ', 

ਨਾਉ' ਕਸ ਪਾਰਹਿ ਹੋਵੈ। 

ਬਿਨ ਬਜੰਤ੍ਰੀ' ਕਹੋ, 

ਜੰਤ੍ਰ' ਕਯੋਂ ਸ਼ਬਦ ਸੁਨਾਵੈ। 

ਬਿਨੁ ਬਾਜੇ ਕਹੁ ਨ੍ਰਿਤ', 

ਕੈਸ ਕੋਊ ਦਿਖਰਾਵੈ। 

ਬਿਨ ਭੂਪਤਿ ਕੈਸੇ ਸੈਨ ਬਰ', 

ਜੰਗ ਜੀਤ ਕਰਿ ਸਕੈ ਕਹੁ। 

ਯਹਿ ਪੁਗਟ ਸਾਚ ਜਗ ਕਹਿਤ ਸਭਿ, 
ਰਹਿਤ ਬਿਨਾ ਨਰ ਕਾਚ ਲਹੁ' ॥ ੩੩ ॥ 


੫ 


ਦੋਹਰਾ: 
ਦਲ ਤੁਰਕੀ ਸਰਦਾਰ ਬਿਨ, 
ਭਾਗਜੋ ਦਹਿਸ਼ਤ' ਖਾਇ। 

ਕਯਾ ਬਹੁਤੇ ਥੋਰੇ ਕਹਾਂ, 

ਜੌ ਗੁਰੁ ਨਾਥ ਸਹਾਇ ॥੩੪॥ 
ਖਿਦਰਾ ਬਾਦ ਗ੍ਰਾਮ ਲਗ, 

ਗਏ ਗੈਲ' ਤਿਨਿ ਸਿੰਘ। 
ਤੁਰਕ ਗਏ ਦਿੱਲੀ ਦਿਸਾ, 

ਭਰ ਕਰਿ ਲੌਮੀ ਡਿੰਘ' ॥ ੩੫॥ 
ਫਤੇ ਭਈ ਤਬਿ ਗੁਰੂ ਕੀ, 

ਹਾਰ ਗਏ ਅਚਲੇਸ'। 

ਭੀਮ ਚੰਦ ਲੌ ਗਿਰਪਤੀ, 

ਹੋਏ ਦੁਖੀ ਵਿਸ਼ੇਸ਼' ॥ ੨੬॥ 
ਖਬਰ ਭਈ ਪਤਿਸਾਹਿ ਕੋ, 
ਯਹਿ ਜਬਿ ਸਭਿ ਹੀ ਜਾਇ। 
ਮਨ ਮਹਿ ਹੋਇ ਹਿਰਾਨ ਪੁਨ, 


'ਰਹਿਣੀ (ਅਮਲੀ ਜ਼ਿੰਦਗੀ) ਤੋਂ ਬਿਨਾਂ ਆਦਮੀ ਕੱਚਾ ਜਾਣ 
ਲਉ। 


'ਡਰ, ਭੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰੰਗਜ਼ੇਬ ਰਿਸਾਇ ॥ ੩੭॥ 
ਫਿਰ ਗੁਰੁ ਪਰ ਅਤਿ ਕੋਪ ਧਰਿ, 
ਦਲ ਨਿਜ ਬਹੁਤ ਬੁਲਾਇ। 

ਸੈਦ ਖਾਂਨ ਅਫਗਾਂਨ ਕੋ, 

ਦੈ ਕਰਿ ਦਯੋ ਚੜ੍ਹਾਇ ॥ ੩੮॥ 


ਸ੍ਰੈਯਾ: 
ਲੈ ਦਲ ਏਕ ਸੁ ਲਾਖ ਕਰੀਬ, 

ਅਏ ਤੁਰਕੀ ਸਰਦਾਰ ਅਪਾਰੇ। 

ਉਤ ਤੇ ਅਚਲੇਸ ਮਿਲੇ ਰਸ ਧਾਰੇ। 
ਇਤ ਤੈ ਦਲ ਲੈ ਨਿਜ ਸਿੰਘਨ ਕਾ, 
ਫਿਰ ਸੰਮੁਖ ਜੰਗ ਲਯੋ ਗੁਰੁ ਭਾਰੇ। 
ਜੁੱਧ ਮਦਾਨ ਵਿਖੇ ਤਬਿ ਆਨਿ, 
ਮਹਾਨ ਭਜਾਨਕ ਹੋਨ ਲਗਾਰੇ' ॥ ੩੯ ॥ 
ਤੁੱਪਕ' ਤੋਮਰ? ਤੀਰ ਜੰਜੈਲ”, 

ਜੰਬੂਰ' ਦੁਹੂੰ ਦਿਸ ਤੈ ਬਹੁ ਚਾਲੈਂ। 
ਗੁਲਕਾ' ਸਮ ਮੇਂਹ ਪਰੈਂ ਅਤਿ ਹੀ, 
ਜੁਗ ਓਰ ਨ ਲੇਵਨ ਦੇਤ ਸੰਭਾਲੈਂ। 
ਸਿੰਘ ਲਰੈਂ ਤਨ ਦੈ ਸਗਰੇ, 

ਨ ਡਰੈਂ ਪਗ ਏਕ ਪਿਛਾਂਹਿ ਨ ਘਾਲੈਂ”। 
ਨਿਜ ਪ੍ਰਾਨ ਬਚਾਇ ਕੈ ਤੁਰਕ ਲਰੈਂ, 
ਪਗ ਪੀਛਹਿ ਕੋ ਇਕ ਏਕ ਨਿਹਾਲੈਂ! ॥੪੦॥ 
ਦੋਹਰਾ: 

ਸੈਦ ਬੇਗ ਇਕ ਮੁਗਲ ਬਰ, 

ਮਾਮੂ ਖਾਂ ਅਫਗਾਨ। 

ਨੌਕਰ ਯਹਿ ਗੁਰੁ ਢਿਗ ਹੁਤੇ, 
ਜਥੇਦਾਰ ਬਲਵਾਨ ॥ ੪੧॥ 

ਪਰਯੋ ਜੰਗ ਗਾਢਾ ਜਬੈ, 

ਯਹਿ ਜੁਗ ਲੈ ਨਿਜ ਸੈਨ। 

ਲਰੇ ਹੋਇ ਆਗੇ ਖਰੇ, 


'ਹੋਣ ਲੱਗਾ। 

'ਬੰਦੂਕ। ?ਬਰਛੇ। 'ਲੈਮੀ ਨਾਲੀ ਦੀਆਂ ਤੋਪਾਂ। 
ਛੋਟੀਆਂ ਤੋਪਾਂ। 

'ਗੋਲੀਆਂ। 


'ਇਕ ਪੈਰ ਵੀ ਪਿੱਛੇ ਨਹੀਂ ਪਾਉਂਦੇ ਭਾਵ ਹਟਦੇ। 


'ਇਕ ਇਕ ਪੈਰ ਤੇ ਪਿੱਛੇ ਨੂੰ ਦੇਖਦੇ ਹਨ। 


1681 





1682 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰੇ ਤੁਰਕ ਬਿਨੁ ਚੈਨ ॥ ੪੨ ॥ 

ਹਰੀ ਚੰਦ ਜਸਵਾਲੀਆ 

ਮੀਆਂ ਸੰਗਯਾ ਜਾਂਹਿ। 

ਸੈਦ ਬੇਗ ਕੇ ਸੰਗ ਤਬਿ, 
ਭਿਰਯੋ ਆਇ ਰਣ ਮਾਂਹਿ ॥੪੩॥ 
ਜੁਟੇ ਬੀਰ ਜੁਗ ਜੰਗ ਮੈਂ, 
ਆਯੁਧ ਕਰੇ ਅਪਾਰ। 

ਸੈਦ ਬੇਗ ਨੇ ਅੰਤ ਕੋ ਲਯੋ 

ਹਰੀ ਸਸਿ' ਮਾਰ ॥੪੪॥ 

ਉਤ ਤੈ ਦੀਨਾ ਬੇਗ ਇਕ, 

ਪਤਸ਼ਾਹੀ ਸਰਦਾਰ। 
ਨਿਕਸਯੋ ਦਲ ਤੈ ਗਰਜ ਕੈ, 
ਭਿਰਨ ਹੇਤ ਬਲ ਧਾਰ ॥੪੫॥ 
ਪਾਧਰੀ ਛੰਦ: 

ਤਬਿ ਸੈਦ ਬੇਗ ਧਰਿ ਗੁਰੁ ਧਸਾਨ। 

ਲਰ ਮਰਨ ਸਫਲ ਨਿਜ ਤਹਾਂ ਮਾਨ। 
ਫਿਰ ਦੀਨ ਬੇਗ ਕੈ ਸੰਮੁਖ ਜਾਇ। 

ਬਡ ਜੰਗ ਲਯੋ ਮਨ ਮੋਦ ਪਾਇ ॥ ੪੬॥ 
ਬਹੁ ਹਨੇ ਤੁਰਕ ਪਤਿਸ਼ਾਹਿ ਕੇਰ। 

ਨਿਜ ਬਾਨਨ ਸੋਂ ਵਹਿ ਦਿਯ ਵਖੇਰ'। 
ਪੁਨ ਦੀਨ ਬੇਗ ਸੰਗ ਕਰਯੋ ਜੰਗ। 

ਬਹੁ ਲਗੇ ਘਾਉਂ ਥਕ ਗਏ ਅੰਗ ॥ ੪੭॥ 
ਤਹਿ ਟੂਕ ਟੂਕ ਹੈ ਗਿਰਯੋ ਖਾਸ'। 

ਗੁਰੁ ਹੇਰਿ ਕਰਯੋ ਸ਼ਾਬਾਸ਼ ਤਾਸ। 

ਯਹਿ ਕੌਤਿਕ ਮਾਮੂ ਖਾਨ ਹੇਰਿ। 
ਪਹੁੰਚਯੋ ਤਹਿਂ ਤਬਿ ਨਿਜ ਅੱਸ੍ਹ ਛੇਰਿ ।੪੮॥ 
ਉਨ ਦੀਨ ਬੇਗ ਸਨ' ਕਹਯੋ ਯਾਰ। 
ਅਬਿ ਚਲਜੋ ਕਹਾਂ ਮਮ ਯਾਰ ਮਾਰ। 

ਯੌ ਕਹਿ ਕਰਿ ਘੋੜੇ ਕੋ ਕੁਦਾਇ। 

ਸਿਰ ਦੀਨ ਬੇਗ ਕਾ ਕਟਯੋ ਜਾਇ ॥੪੯॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1683 


ਝੱਟ ਪੱਟ ਕੱਟ ਕਰਿ ਤੁਰਕ ਭਾਰ'। 

ਫਿਰ ਅਯੋ ਆਪਨੇ ਦਲ ਮਝਾਰ। 

ਪਿਖਿ ਲਾਘਵਤਾ' ਤਿਸ ਕੀ ਵਿਸ਼ੇਸ਼। 

ਗੁਰੁ ਹਸ ਕਰਿ ਦਯੋਂ ਇਨਾਮ ਵੇਸ' ॥੫੦॥ 

ਦੋਹਰਾ: 

ਪੈਂਡੇ ਖਾਨ ਪਠਾਨ ਇਕ, 

ਬਢ ਕਰਿ ਬੋਲਯੋ ਆਨਿ। 

ਅਹੋ ਗੁਰੂ ਮਮ ਸੰਗ ਤੁਮ, 

ਕਰੋਂ ਜੰਗ ਬਲ ਠਾਨ ॥੫੧॥ 

ਸੁਨਿ ਗੁਰੁ ਛੇੜਿ ਕਿਕਾਨ' ਨਿਜ, 

ਕਹਯੋ ਤਾਂਹਿ ਢਿਗ ਜਾਇ। 

ਅਹੋ ਖਾਨ ਤੁਮ ਵਾਰ ਨਿਜ, 

ਕਰਿ ਲੇਵਹੁ ਮਨ ਭਾਇ' ॥੫੨॥ 'ਮਨ ਦੀ ਮਰਜ਼ੀ ਅਨੁਸਾਰ ਆਪਣਾ ਵਾਰ ਕਰ ਲੈ। 
ਤਾਨ ਕਾਨ ਪਰ ਬਾਨ ਖਰ', ਤਿੱਖਾ ਤੀਰ। 
ਤਜਯੋ ਖਾਨ ਰਿਸ ਠਾਨ। 

ਛੁਹਿ ਕਰਿ ਗੁਰੁ ਕੇ ਕਾਨ ਢਿਗ, 

ਗਯੋਂ ਨਿਫਲ ਸਰ ਖਾਨ' ॥੫੨॥ 

ਫਿਰ ਗੁਰੁ ਏਕਹਿ ਬਾਨ ਸੋਂ, 

ਹਾਨ ਖਾਨ ਕੇ ਪ੍ਰਾਨ। 

ਪਾਉਂ ਠਾਉ ਤਿਹ ਰੋਪ ਕਰਿ', ।ਉਸ ਥਾਂ ਪੈਰ ਗੱਡ ਕੇ। 
ਹਨੀ ਘਨੀ ਤੁਰਕਾਨਿ ॥੫੪॥ 

ਸਭਿ ਪਤਿਸ਼ਾਹੀ ਸੈਨ ਕਾ, 

ਸੈਦ ਖਾਨ ਸਰਦਾਰ। 

ਭੇਜਯੋ ਥਾ ਪਤਿਸ਼ਾਹਿ ਨੈ, 

ਜੋ ਕਰਿ ਵਡ ਮੁਖਤਯਾਰ ॥ ੫੫ ॥ 

ਚੌਪਈ: 

ਜਸ ਗੁਰੁ ਕਾ ਥਾ ਉਨਿ ਬਹੁ ਸੁਨਿਓ। 

ਉਨਿ ਤਬਿ ਯਾ ਬਿਧਿ ਮਨ ਮੈਂ ਗੁਨਿਓ। 

ਜੌ ਗੁਰੁ ਸਾਚ ਵਲੀ' ਹੈ ਭਾਰਾ। 

ਤੌ ਮੁਹਿ ਦੇਵਹਿ ਅਬੀ ਦਿਦਾਰਾ ॥੫੬॥ 





1684 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਗੇ ਭਾਗ ਤਿਸ ਕੇਰ ਮਹਾਨੀ। 

ਸਤਿਗੁਰੁ ਤਿਸ ਕੇ ਦਿਲ ਕੀ ਜਾਨੀ। 

ਛੇੜਿ ਤੁਰੰਗ ਗੁਰੂ ਨਿਜ ਤਬਿ ਹੀ। 

ਦਲ ਤੁਰਕਾਨੀ ਲਖ ਕਰਿ' ਸਭਿ ਹੀ ॥੫੭॥ 'ਲੈਘ ਕੇ। 

ਸੈਦ ਖਾਂਨ ਕੇ ਨਿਕਟਿ ਪਹੂਚੇ। 

ਬੰਧਨ ਚਹਿਤ ਤਾਂਹਿ ਕੇ ਮੂਚੇ'। ਛ਼ੁਡਾਏ, ਕੱਟੇ। 

ਸਜੇ ਸਨੱਧ ਬੱਧ! ਸਭਿ ਭਾਂਤੀ। 'ਸ਼ਸਤ੍ਰ ਬਸਤ੍ਰ ਬੰਨ੍ਹ ਕੇ। 

ਕੋਟਿ ਸੂਰ ਸਮ ਦਿਪਤ ਕ੍ਰਾਂਤੀ' ॥ ੫੮ ॥ ਕ੍ਰੋੜਾਂ ਸੂਰਜਾਂ ਵਾਂਗ (ਕ੍ਰਾਂਤੀ) ਪੁਕਾਸ਼ ਚਮਕਦਾ ਹੈ। 

ਸੁੰਦਰਤਾ ਕੋ ਸੁੰਦਰ ਕਰਹੀਂ। 

ਸਵਰ ਸਹਸ ਕੀ ਛਬਿ ਕੋ ਹਰਹੀਂ'। 'ਹਜ਼ਾਰਾਂ (ਸਵਰ=ਸਮਰ) ਕਾਮਦੇਵਾਂ ਦੀ ਸੋਭਾ ਨੂੰ ਚੁਰਾਉਂਦੇ 
ਹਨ। 

ਝੁਲਤ ਕਲਗੀ ਸੀਸ ਸੁਹਾਏ। 

ਰਤਨ ਜਟਿਤ ਪਿਖਿ ਮਨ ਲਲਚਾਏ ॥ ੫੯ ॥ 

ਯਾ ਬਿਧਿ ਸੈਦ ਖਾਨ ਢਿਗ ਜਾਈ। 

ਕਲਗੀਧਰ ਬੋਲੇ ਮੁਸਕਾਈ। 

ਅਹੋ ਖਾਨ ! ਨਿਜ ਸ਼ਸਤ੍ਰ ਸੰਭਾਰੋ। 

ਖਬਰਦਾਰ ਹੂ ਬਾਨ ਪ੍ਰਹਾਰੋ ॥ ੬੦॥ 

ਯਾਂ ਬਿਧਿ ਸੁਨਯੋ ਖਾਨ ਨੈ ਜਬਿ ਹੀ। 

ਰੂਪ ਅਨੂਪਮ ਹੇਰਯੋ ਤਬਿ ਹੀ। 

ਜਾਨਯੋ ਯਹਿ ਬਾ ਜਿਨਸ' ਖੁਦਾਏ। 'ਇਹ ਖ਼ੁਦਾ ਦੀ (ਬਾਜਿਨਸ) ਜ਼ਾਤ (ਸਰੂਪ) ਹਨ। 

ਮੈਂ ਬੰਦਾ ਅਤਿ ਦੀਨ ਦੁਖਾਏ ॥੬੧॥ 

ਮੈਂ ਖਦਯੋਤ ਸੁਰ ਯਹਿ ਨੁਰੀ'। ਮੈਂ ਟਟਹਿਣਾ ਹਾਂ ਇਹ (ਸਤਿਗੁਰੂ) ਚਮਕਦੇ ਸੂਰਜ ਹਨ। 

ਕਯੋਂ ਬਰਾਬਰੀ ਬਨ ਹੈ ਪੂਰੀ। 

ਐਸੋ ਵਲੀ ਲੋਗ' ਫਿਰ ਔਰੈਂ। ਸਮਰੱਥਾ ਵਾਲੇ ਪੀਰ। 

ਮਿਲੈ ਨ ਮੁਝ ਕੌ ਕੀਨੇ ਗੌਰੈਂ' ॥੬੨॥ 'ਖ਼ਿਆਲ (ਧਿਆਨ) ਕੀਤਿਆਂ ਵੀ। 

ਯਾਂ ਤੈ ਇਸ ਕੋ ਮੁਰਸ਼ਦ' ਧਾਰੋਂ। 'ਗੁਰੂ। 

ਜਨਮ ਮਰਨ ਸਭਿ ਦੂਖ ਨਿਵਾਰੋਂ। 

ਯੌਂ ਵਿਚਾਰ ਕਰਿ ਸੈਦੇ ਖਾਨੈਂ। 

ਗਹੇ ਪਦਮ ਪਦ' ਗੁਰੁ ਕੇ ਆਨੈਂ” ॥੬੩॥ 'ਚਰਨ ਕੰਵਲ ਪਕੜ ਲਏ। “ਆ ਕੇ। 

ਕਰੀ ਕਦਮ ਬੋਸੀ' ਧਰਿ ਧੀਰੈਂ। 'ਚਰਨ ਚੁੰਮੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1685 


ਕਹਯੋ ਮੁਰੀਦ ਕਰੋਂ ਮੁਹਿ ਪੀਰੈਂ। 

ਫਿਰ ਗੁਰੁ ਕਹਯੋ ਲਰਨ ਤੁਮ ਆਏ। 

ਯਹਿ ਕਯਾ ਤੁਮ ਅਬਿ ਬੈਨ ਅਲਾਏ ॥ ੬੪॥ 
ਸੈਦ ਖਾਨ ਕਰ ਜੋਰਿ ਉਚਾਰਾ। 

ਕੌਨ ਸਕੈ ਤੁਮ ਪਰ ਕਰਿ ਵਾਰਾ। 

ਹਿੰਦੂ ਤੁਰਕ ਸਿੰਘ ਯਹਿ ਜੇਤਿਕ। 

ਖੇਲ ਰਚੀ ਯਹਿ ਸਭਿ ਤੁਮ ਤੇਤਿਕ ॥ ੬੫ ॥ 
ਨਟ ਵਤ ਅਪਨੀ ਰਚਨਾ ਸੰਗੈਂ। 

ਕਰਤ ਪ੍ਰੇਰਿ ਆਪ ਹੀ ਜੰਗੈਂ। 

ਆਪ ਬ-ਜਿਨਸ ਖੁਦਾਇ ਮਹਾਨੈ। 

ਪਰਯੋ ਸ਼ਰਨ ਆਜਜ਼ ਮੈਂ ਆਨੈ ॥੬੬॥ 
ਪਿਖਿ ਸ਼ਰਧਾ ਤਿਸ ਕੀ ਗੁਰੁ ਪੂਰਨ। 
ਸਤਿਨਾਮੁ ਉਪਦੇਸ਼ਯੋ ਤੂਰਨ'। 

ਸੈਦ ਖਾਨ ਆਯੁਧ' ਤਜਿ ਸਭਿ ਹੀ। 

ਨਿਜ ਦਲ ਤਯਾਗ ਚਲਜਯੋ ਪੁਨ ਤਬਿ ਹੀ ॥੬੭॥ 
ਦੁੰਦ-ਭਾਵ' ਸਭਿ ਤਿਸ ਕਾ ਨਾਸਯੋ। 
ਬੁਹਮ ਗਯਾਨ ਉਰ ਮਾਹਿ ਪ੍ਰਕਾਸ਼ਯੋ। 

ਹੋਇ ਫਕੀਰ ਬਿਰੱਕਤ ਵਧੇਰੈਂ'। 

ਕਾਨਨ ਮਾਹਿਂ' ਧਸਯੋ ਬਿਨ ਦੇਰੈਂ ॥੬੮॥ 
ਦੋਹਰਾ: 

ਸੈਦ ਖਾਨ ਕਾ ਹਾਲ ਪਿਖਿ, 

ਹੋਏ ਤੁਰਕ ਹਿਰਾਨ। 

ਕੋਊ ਕਹੈਂ ਗੁਰੁ ਵਲੀ ਯਹਿ, 

ਕੋ ਕਹਿਂ ਜਾਦੂ-ਵਾਨ ॥੬੯॥ 

ਕੀਨੀ ਸੈਦੇ ਖਾਨ। 
ਤਯਾਗਯੋ ਦੀਨ ਇਮਾਨ ਨਿਜ, 

ਬਚਨ ਗੁਰੂ ਕਾ ਮਾਨ ॥ ੭੦॥ 

ਸ੍ਰੈਯਾ: 

ਫੇਰ ਪੁਕਾਰ ਕਹਯੋ ਸਰਦਾਰਨ, 





1686 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਪਨੀ ਸੈਨ ਮਝਾਰ ਤਬੈ ਹੀ। 

ਘੇਰਿ ਹਨੋਂ ਅਬਿ ਹਿੰਦੁ ਕੇ ਪੀਰਹਿ, 
ਜੀਵਤ ਜਾਨ ਨ ਪਾਇ ਅਬੈ ਹੀ। 

ਯੌਂ ਸੁਨ ਕੈ ਉਮਡਯੋ ਘਨ ਜਿਉਂ ਦਲ, 
ਦੁੰਦਭਿ ਦੀਹ' ਬਜਾਇ ਸਭੈ ਹੀ। 

ਜਯੋਂ' ਪਰਿਵਾਰ ਪਰਯੋ ਰਵਿ ਕੋ, 

ਤਬਿ ਤਜੋਂ ਗੁਰੁ ਤਾਂਹਿ ਕੈ ਮੱਧ ਫਬੈ ਹੀਂ ॥ ੭੧॥ 
ਬਾਨ ਕਿਤਾਨ' ਚਲੇ ਗੁਰੁ ਕੀ ਦਿਸ, 
ਭੂਤ ਸਿਖੀ ਸਮ ਜਾਹਿੰ ਅਜਾਏ'। 

ਸੋ ਉਨ ਕੇ ਉਨ ਹੀ ਕੋ ਲਗੈਂ, 

ਦਿਸ ਦੂਸਰਿ ਕੇ ਦਿਸ ਦੂਸਰਿ ਜਾਏ। 
ਆਪ ਬਚਾਇ ਘਨੇ ਅਰਿ ਘਾਇ, 

ਤੁਰੰਗ ਕੁਦਾਇ ਗੁਰੂ ਇਮ ਆਏ। 

ਫਾੜਿ ਬਿਝਾੜ ਰਵੀ ਨਿਕਸਾਏ' ॥ ੭੨॥ 


ਪੁਨ ਊਚ ਸਥਾਨ ਪੈ ਆਨ ਬਿਰੇ, 

ਅਰਿ ਮੂਚਨ ਕੀ' ਮਨਸਾ ਗੁਰੁ ਧਾਰੇ। 
ਗਹਿ ਪਾਨ ਕਮਾਨ ਸੁ ਕਾਨ ਪੁਮਾਨਹਿ, 
ਤਾਨ ਭਲੇ ਖਰ ਬਾਨ ਪੁਹਾਰੇ'। 


ਜਨੁ ਫੁੰਕਤ ਸਾਂਪ ਸਪੱਛ ਕਰਾਰੇ'। 

ਖਾਨ ਦਿਲਾਵਰ ਆਦਿ ਘਨੇ, 

ਤੁਰਕੀ ਸਰਦਾਰ ਗੁਰੂ ਹਨ ਡਾਰੇ ॥ ੭੨ ॥ 
ਐਸ ਬਿਸੱਖ ਤਜੇ ਗੁਰੁ ਲੱਖਹਿੰ, 

ਹੋਇ ਲਗੈਂ ਇਕ ਤੈ ਬਹੁ ਜਾਏ'। 


'ਕਿਤਨੇ ਹੀ ਤੀਰ। 
'ਭੂਤਾਂ ਦੀ ਅੱਗ ਵਾਂਗ ਬਿਅਰਥ ਜਾਂਦੇ ਹਨ। 


'ਜਿਵੇਂ ਸੰਘਣੇ (ਘੁਮੰਡਹਿ) ਉੱਛਲ ਕੇ ਆਏ ਤੇ (ਘੋਖ) ਗੱਜਦੇ 
ਬੱਦਲਾਂ ਵਿੱਚੋਂ (ਬਿਝਾੜ) ਬੱਦਲਾਂ ਦਾ ਸੰਘਣਾ ਇਕੱਠ ਪਾੜ ਕੇ 
ਸੂਰਜ ਨਿਕਲਦਾ ਹੈ। 

'ਵੈਰੀਆਂ ਨੂੰ ਕੱਟਣ ਦੀ। 


'ਕਮਾਣ ਹੱਥ 'ਚ ਪਕੜ ਕੇ ਕੰਨ ਤੱਕ ਖਿੱਚ ਕੇ ਚੰਗੀ ਤਰ੍ਹਾਂ 
ਤਿੱਖੇ ਤੀਰ ਮਾਰੇ। 


ਜਾਣੋ ਲੱਖਾਂ ਹੀ ਖੰਭਾਂ ਵਾਲੇ (ਕਰਾਰੇ) ਤੇਜ ਸੱਪ ਆਕਾਸ਼ ਵਿੱਚ 
ਫੁੰਕਾਰੇ ਮਾਰਦੇ ਫਿਰਦੇ ਹਨ। 


'ਇਸੇ ਤਰ੍ਹਾਂ ਸਤਿਗੁਰਾਂ ਨੇ (ਬਿਸੱਖ) ਤੀਰ ਛੱਡੇ ਜਿਹੜੇ ਇਕ 
ਤੋਂ ਲੱਖਾਂ ਹੀ ਹੋ ਕੇ ਬਹੁਤਿਆਂ ਨੂੰ ਜਾ ਕੇ ਲੱਗਦੇ ਹਨ। 


ਜ੍ਰਾਨ ਕਿਕਾਨ ਮਿਦਾਨ ਵਿਖੇ, ਪਰਿਹਾਨ ਕਰੇ_'ਕਿਹਾ ਨਹੀਂ ਜਾ ਸਕਦਾ (ਜਿੰਨੇ) ਨਾਸ ਕੀਤੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1687 


ਨਹਿ ਬਜਾਨ ਥਵਾਏ'। 

ਹੇਰਿ ਹਿਰਾਨ ਰਹੀ ਤੁਰਕਨਿ, 

ਨ ਆਨ ਸਕੈ ਗੁਰੁ ਕੈ ਸਮੁਹਾਏ। 

ਯੌ ਦੁਸਦੀ ਤਿਸਦੀ ਚੁਸਦੀ 

ਛਿਸਦੀ, ਗੁਰੁ ਮਾਰ ਸੁਦਾਰ ਖਪਾਏ' ॥੭੪॥ __ 'ਇਸ ਤਰ੍ਹਾਂ ਦੋ ਸੋ, ਚਾਰ ਸੌ, ਛੇ ਸੌ ਸਵਾਰਾਂ ਦੇ ਸਰਦਾਰ ਗੁਰਾਂ 


ਨੇ ਮਾਰ ਕੇ ਖਪਾ ਦਿੱਤੇ। 
ਮੁਖ ਮੋਰ ਦਏ ਸਬਿ ਕੇ ਜਬਿ ਯੌ, 
ਰਣ ਛੋਰਿ ਤਬੈ ਉਤ ਤੈ ਤੁਰਕਾਨੀ। 
ਦਿਸ ਦੂਸਰਿ, ਦੈ ਕਰਿ ਜੋਰ ਪਰੇ, 
ਤਿਨ ਸਿੰਘ ਦਬਾਇ ਲਏ ਬਲ ਠਾਨੀ। 
ਤਜਿ ਮੋਰਚਾ ਸਿੰਘ ਪਲਾਇ ਗਏ', 
ਪੁਰਿ ਆਨੰਦ ਮੱਧ ਧਸੀ ਤੁਰਕਾਨੀ। 
ਲੂਟ ਮਚਾਇ ਦਈ ਪੁਰ ਮੈਂ, 
ਗੁਰੁ ਹੇਰਿ ਤਬੈ ਰਿਸ ਠਾਨ ਮਹਾਨੀ ॥ ੭੫॥ 
ਫੇਰ ਸੀ ਗੁਰੁ ਸਿੰਘਨ ਕੇ ਦਲ ਕੋ, 
ਨਿਜ ਸੰਗਹਿ ਲੈ ਬਲ ਕੈ ਕੈ। 
ਮਾਰ ਨਿਕਾਰ ਦਈ ਪੁਰਿ ਤੈ, 
ਅਰਿ ਕੀ ਧੁਜਨੀ, ਬੁਜਨੀ ਸੁ ਬਨੈ ਕੈ'। 'ਵੈਰੀਆਂ ਦੀ ਫ਼ੌਜ ਬੱਕਰੀ ਬਣਾ ਕੇ। 
ਤੁਰਕੀ ਦਲ ਪਾਇ ਵਹੀਰ ਚਲ੍ਯੋ, 
ਨਿਜ ਜੀਤਿ ਕੀ ਰੀਤਿ ਨਿਸਾਨ ਬਜੈ ਕੈ'। 'ਜਿੱਤ ਦੇ ਢੰਗ ਨਾਲ ਧੌਂਸੇ ਵਜਾ ਕੇ। 
ਰੋਪੜ ਕੇ ਢਿਗ ਜਾਇ ਥਿਰੇ, ਬਕਹੀਂ'' ਬੋਲਦੇ ਹਨ। 
ਗੁਰੁ ਕੋ ਹਮ ਆਏ ਫਤੈ ਕੈ' ॥੭੬॥ 'ਫਤਹ ਕਰਕੇ। 
ਦਿਨ ਪਾਂਚ ਮੁਕਾਮ ਤਹਾਂ ਕਰਿ ਕੈ, 
ਦਿਸ ਦਿੱਲੀ ਜਬੈ ਨਿਸ ਕੋ ਸੁ ਚਲਾਏ। 
ਆਇਸ ਲੈ ਗੁਰੁ ਕੀ ਸਿੰਘ, ਜਾਇ 
ਰਹੇ ਢੁਕ ਥੇ, ਪਰਗੇ ਤਬਿ ਧਾਏ'। 'ਜਦੋਂ ਨੇੜੇ ਜਾ ਪਹੁੰਚੇ ਤਾਂ ਹੱਲਾ ਕਰ ਕੇ ਪੈ ਗਏ। 
ਲੂਟ ਵਹੀਰ' ਲਯੋ ਸਗਰੋ, '(ਤੁਰਕਾਂ ਦਾ) ਦਲ। 
ਹਲਚਾਲ ਪਰੀ ਦਲ ਵੀਚ ਮਹਾਂਏ। 
ਨਿਸ ਮਾਂਹਿ ਨ ਕਾਂਹਿ ਪਛਾਨ ਪਰੈ, 
ਫਿਰ ਸਿੰਘ ਧਸੇ ਬਨ' ਦੌਰਿ ਤਦਾਂਏਂ ॥ ੭੭॥ 





1688 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 

ਦੋਹਰਾ: 

ਜਿਤਿਕ ਲੂਟ ਲੈ ਗਏ ਥੇ, 

ਪੁਰਿ ਅਨੰਦ ਤੈ ਯਵਨ'। 'ਤੁਰਕ। 

ਤਿਸ ਤੈ ਦਸ ਗੁਨ ਸਿੰਘ ਤਬਿ, 

ਲੂਟ ਮੁੜੇ ਧਨ ਤਵਨ' ॥ ੭੮॥ 'ਤਿਨਾਂ ਦਾ। 

ਸਿੰਘ ਲੌਟ' ਗੁਰੁ ਢਿਗ ਅਏ, 'ਮੁੜ ਕੇ। 

ਤੁਰਕ ਗਏ ਦਿਸ ਸ਼ਾਹਿ। 

ਕਹਿ ਗਾਥਾ ਯਹਿ ਜੰਗ ਕੀ, 

ਧਯਾਇ ਭਯੋ ਇਤਿ ਯਾਹਿ' ॥ ੭੯॥ 'ਏਥੇ ਸੰਪੂਰਨ ਹੋ ਗਿਆ। 
ਇਤਿ ਸ੍ਰੀ ਗੁਰੂ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਦਸਮ ਗੁਰੂ ਕੇ ਜੰਗ ਕਾ ਪ੍ਰਸੰਗ, 

ਬਰਨਨੰ ਨਾਮ ਤ੍ਰੇਹਟਮੋਂ ਬਿਸੁਾਮ ॥੬੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1689 


੬੪. (ਪਹਾੜੀਰਾਜਿਆਂ ਦੀ ਔਰੰਗੇ ਪਾਸ ਫ਼ਰਿਆਦ, ਜੰਗ ਤੇ ਅਨੰਦ ਪੁਰਿ ਛੱਡਣਾ) 
ਦੋਹਰਾ: 
ਧਰਮ ਧਰਨ ਦੁਸ਼ਟਨ ਦਰਨ, 
ਕਰਨ ਸਰਬ ਸੁਖ ਸਾਰ'। 'ਧਰਮ ਦੇ ਧਾਰਨ ਕਰਨ ਵਾਲੇ, ਦੁਸ਼ਟਾਂ ਨੂੰ ਦਲਨ ਵਾਲੇ, ਸਾਰੇ 
਼ਟ ਸੁਖਾਂ ਦੇ ਦੇਣ ਵਾਲੇ। 
ਗੁਰੁ ਗੁਬਿੰਦ ਮ੍ਰਿਗਿੰਦ ਕੇ, 


ਪਦ ਅਰਬਿੰਦ ਜੁਹਾਰ' ॥੧॥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕੰਵਲਾਂ 'ਤੇ ਨਮਸਕਾਰ 


ਹੈ। 
ਨੌਰੰਗੇ ਢਿਗ ਗਿਰਪਤੀ 
ਜਾਇ ਕਰੈਂ ਫਰਯਾਦ। 
ਪੁਰਿ ਅਨੰਦ ਪੈ ਹੋਇ ਹੈ, 
ਜਯੋਂ ਫਿਰ ਅਧਿਕ ਫਸਾਦ ॥੨॥ 
ਪੁਰ ਅਨੰਦ ਕੋ ਤਯਾਗ ਗੁਰੁ, 
ਬਾਹਰ ਨਿਕਸਹਿੰ ਜੈਸ। 
ਇਸ ਅਧਯਾਇ ਮੈਂ ਹੁਇਗੀ, 
ਕਥਾ ਸੁਨੋ ਅਬਿ ਤੈਸ ॥੨॥ 
ਏਕ ਲਾਖ ਦਲ ਤੁਰਕ ਕਾ, 
ਗਯੋ ਗੁਰੂ ਤੈ ਹਾਰ। 
ਜਬ ਤੈ, ਤਬ ਤੈ ਗਿਰਪਤੀ', 
ਦਿਨ ਦਿਨ ਭਏ ਲਚਾਰ' ॥੪॥ 
ਤੋਟਕ ਛੰਦ: 
ਫਿਰ ਸਿੰਘਨ ਪਾਇ ਫਤੂਰ' ਦਯੋ। 
ਲੁਟ ਦੇਸ ਗਿਰੇਸਨ ਕੇਰ ਖਯੋ। 
ਬਹੁ ਭੀਮ ਚੰਦ ਕੇ ਗ੍ਰਾਮ ਤਹਾਂ। 
ਲੁਟ ਕੀਨ ਉਜਾਰ ਖ੍ਹਾਰ ਮਹਾਂ ॥੫॥ 
ਤਬਿ ਭੀਮ ਚੰਦ ਕਹਿਲੂਰ ਪਤੀ। 
ਮਨ ਮਾਂਹਿ ਜਰਯੋ ਰਿਸ ਪੂਰ ਅਤੀ'। 
ਫਿਰ ਸਭਿ ਨ੍ਰਿਪਨ ਕਾ ਕੱਠ ਕਰਯੋ। 
ਮਿਲਿ ਮਤਾ ਸਭਨ ਯਹਿ ਠੱਟ ਧਰਯੋ' ॥੬॥ 
ਅਬਿ ਨੌਰੰਗੇ ਢਿਗ ਚਲ ਕਰ ਕੈ। 
ਕਰੀਏ ਫਰਯਾਦ ਸੁ ਬਲ ਧਰ ਕੈ'। 





1690 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਹਿਂ ਤੈ ਦਲ ਲੈ ਬਹੁ ਆਇ ਇਹਾਂ। 

ਫਿਰ ਮੰਡ ਘੁਮੰਡ ਪ੍ਰਚੰਡ ਮਹਾਂ' ॥ ੭॥ 'ਬਹੁਤਾ ਤਿੱਖਾ ਜੰਗਰਚ ਕੇ। 

ਗੁਰੁ ਕੋ ਸਹਿ ਸਿੰਘਨ ਮਰਵੱਈਏ। 

ਅਥਵਾ ਨਿਜ ਮੁਲਖੋਂ ਕਵਵੱਈਏ। 

ਬਿਨੁ ਯਹਿ ਬਲਾਇ ਕੇ ਦਫੇ ਕਰੇ'। 'ਦੂਰ ਕੀਤੇ ਤੋਂ ਬਿਨਾਂ। 

ਹਮ ਕੋ ਕਬਿ ਜੀਵਨ ਫੇਰ ਪਰੇ' ॥੮॥ 'ਸਾਨੂੰ ਫੇਰ ਜਿਉਣਾ ਕਦੋਂ ਮਿਲ ਸਕਦਾ ਹੈ ਭਾਵ ਅਸੀਂ ਜਿਉਂ 
ਨਹੀਂ ਸਕਦੇ। 

ਨਹਿ ਬਾਤ ਬਨੈ ਬਿਨ ਤਹਾਂ ਗਏ। 

ਕਰਿ ਕੈ ਯਹਿ ਮਤਾ ਤਜਾਰ ਭਏ। 

ਉਨ ਦਿਨ ਮਹਿੰ ਦੱਖਨ ਦਿਸਾ ਵਰੈਂ”। 

ਨੌਰੰਗ ਥਾ ਗਯੋ ਮੁਹਿੰਮ ਪਰੈਂ' ॥੯॥ 

ਇਕ ਸ਼ਹਰ ਹੈਦਰਾਬਾਦ ਜਹਾਂ। 

ਵਡ ਦੁਰਗ ਗੋਲਕੁੰਡਾ' ਸੁ ਤਹਾਂ। 

ਤਹਿ ਤਾਨੇ ਸ਼ਾਹਿ ਨਰੇਸ਼ਹਿ ਸੋਂ। 

ਨੌਰੰਗ ਥਾ ਲਰਤ ਹਮੇਸ਼ਹਿ ਸੋ ॥੧੦॥ 

ਇਕ ਭੀਮ ਚੰਦ ਨ੍ਰਿਪ ਕਹਿਲੂਰੀ। 

ਪੁਨ ਦੂਸਰ ਭੂਪਤਿ ਹੰਡੂਰੀ। 

ਸਭਿ ਰਾਜਨ ਕੇਰ ਵਜੀਰ ਲਏ। 

ਚ਼ਲਿ ਤਹਾਂ ਪਰਾਪਤਿ ਜਾਇ ਭਏ ॥੧੧॥ 

ਇਨਿ ਨੌਰੰਗ ਪਾਸ ਪੁਕਾਰ ਕਰੀ। 

ਨਿਜ ਸਿਰ ਤੈ ਪਾਗ ਉਤਾਰ ਧਰੀ ॥੧੨॥ 

ਦੋਹਰਾ: 

ਬਾਦਸ਼ਾਹ ਢਿਗ ਹਾਲ ਨਿਜ, 

ਭਾਖਯੋ ਬਿਹਥਲ ਹੋਇ। 

ਜੋ ਤਿਨ ਕਹਯੋ ਵਿਥਾਰ ਕਰਿ', 

ਕਹੋਂ ਤਨਕ' ਮੈਂ ਸੋਇ ॥ ੧੩॥ 

ਚੌਪਈ: 

ਗੁਰੁ ਨਾਨਕ ਇਕ ਭਯੋ ਫਕੀਰੂ। 

ਦੇਸ ਪੰਜਾਬ ਮਾਂਹਿ ਬਡ ਧੀਰੂ। 

ਤਿਸ ਗਾਦੀ ਪਰ ਦਸਮੀ ਨੌਰੈਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1691 


ਬਡ ਆਕੜ ਖਾਂ ਬੈਠਯੋ ਔਰੈਂ ॥੧੪॥ 

ਨਾਮ ਗੁਬਿੰਦ ਸਿੰਘ ਬਡ ਬੰਕਾ। 

ਅਪਨ ਬਜਾਯੋਂ ਚਹਿ ਜਗਿ ਡੰਕਾ'। 

ਹਠੀ ਉਦਾਰ ਸੂਰਮਾ ਭਾਰੀ। 

ਰਾਮ ਕ੍ਰਿਸ਼ਨ ਸਮ ਬਲੀ ਅਪਾਰੀ ॥ ੧੫॥ 

ਰੁਸਤਮ, ਭੀਮ, ਕਰਣ ਸਮ ਜੋਧਾ। 

ਜਿਨਿ ਲਸ਼ਕਰ ਸ਼ਾਹੀ ਬਹੁ ਸੋਧਾ'। 'ਮਾਰ ਦਿੱਤਾ ਹੈ। 

ਮਾਖੋਵਾਲ' ਅਨੰਦਪਰਿ ਮੈਂ ਹੈ। 'ਅਨੰਦਪੁਰਿ ਵਾਲੀ ਥਾਂ ਤੇ ਵਸੀ ਪਹਿਲੀ ਅਬਾਦੀ ਦਾ ਨਾਮ 
ਮਾਖੋਵਾਲ ਸੀ। 


ਰੋਪੜ ਸ਼ਹਰ ਨਜੀਕ ਰਹੈ ਹੈ ॥੧੬॥ 

ਰਚਯੋ ਪੰਥ ਇਕ ਤਿਸ ਨੈ ਭਾਰਾ। 

ਹਿੰਦੂ ਤੁਰਕ ਦੁਹਿਨ ਤੈ ਨਯਾਰਾ। 

ਨਾਮ ਖਾਲਸਾ ਤਿਸ ਕਾ ਧਰਜੋ। 

ਦੇਸ ਪੰਜਾਬ ਬਹੁਤ ਬਿਸਤਰਯੋ' ॥ ੧੭॥ 'ਫੈਲ ਗਿਆ ਹੈ। 

ਚੋਰ ਧਾੜਵੀ" ਜਗ ਮਹਿ ਜੇਤੇ। #ਪ੍ਹਾੜੀਏ ਅਨਹੋਣੀਆਂ ਗੱਲਾਂ ਕਰ ਰਹੇ ਹਨ, ਚੋਰ ਧਾੜਵੀ 
ਨਹੀਂ ਸਗੋਂ ਮਨਚਲੇ ਤੇ ਸੂਝਵਾਨ ਜੋਧੇ ਸਿੰਘ ਸਨ ਜੋ ਹਮੇਸ਼ਾਂ 


ਮਰ ਮਿਟਣ ਲਈ ਤਿਆਰ ਰਹਿੰਦੇ ਸਨ। 
ਦੈ ਧਨ ਆਦਰ ਰਾਖਤ ਤੇਤੇ। 
ਹਮਰਾ ਦੇਸ ਲੂਟ ਉਨਿ ਖਾਯਾ। 
ਕਈ ਬਾਰ ਹਮ ਜੰਗ ਮਚਾਯਾ ॥ ੧੮॥ 
ਉਨ ਕੇ ਆਗੇ ਹਮਰੀ ਪੇਸ਼ੈਂ”। 
ਰਣ ਮੈਂ ਚਲਤ ਨਹੀਂ ਇਕ ਲੇਸੈਂ”। 
ਸੈਨਾ ਦਸ ਹਜਾਰ ਇਕ ਵਾਰੀ। 
ਪਠੀ ਆਪ ਸੋ ਆਈ ਹਾਰੀ ॥੧੯॥ 
ਏਕ ਲਾਖ ਫਿਰ ਸੈਨਾ ਲੈ ਕੈ। 
ਗਯੋਂ ਅਬੀ ਸੈਦੇ ਖਾਂ ਧੈ ਕੈ। 
ਸੋ ਭੀ ਗੁਰੁ ਨੈਂ ਮਾਰ ਹਟਾਈ। 
ਕਰ ਕੈ ਜੰਗ ਸੁ ਤੰਗ ਬਨਾਈ' ॥੨੦॥ ਦੁਖੀ ਕਰ ਦਿੱਤੀ। 
ਲਖੀ ਨ ਜਾਤ ਗਤੀ ਤਿਸ ਕੇਰੀ'। 'ਉਸ ਦੀ ਰੀਤੀ ਜਾਣੀ ਨਹੀਂ ਜਾਂਦੀ। 
ਪੀਰ ਕਿਧੋਂ ਵਹਿ ਬੀਰ ਵਧੇਰੀ। 
ਸਾਚੋ ਸ਼ਾਹਿ ਆਪ ਕਹਿਲਾਵੈ। 





1692 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੁਮ ਕੋ ਝੂਠੇ ਸ਼ਾਹਿ ਬਤਾਵੈ ॥੨੧॥ 

ਦੇਸ ਮਾਂਹਿ ਬਡ ਗਦਰ' ਮਚਾਯਾ। 

ਅਬਿ ਚਾਹਤ ਦਿੱਲੀ ਪਰ ਆਯਾ। 

ਜਬਿ ਵਹਿ ਆਇ ਧਸੈਗੋ ਦਿੱਲੀ। 

ਦੇਸ ਦੇਸ ਮੈਂ ਮਚ ਹੈ ਜਿੱਲੀ' ॥੨੨॥ 

ਹਮਰੀ ਬਾਤ ਨ ਸਮਝੋਂ ਖਿੱਲੀ'। 

ਬੰਦੋਬਸਤ ਕਰਿ ਲਿਹੁ ਬਿਨ ਢਿੱਲੀ। 

ਸੁਨਿ ਹਵਾਲ ਸਭਿ ਨੌਰੰਗ ਸ਼ਾਹੈ। 

ਕੋਪ ਹੋਇ ਅਧਿਕੈਂ ਮਨ ਮਾਹੈਂ ॥੨੨॥ 

ਦਿੱਲੀ ਦਿਸਾ ਸਜ੍ਹੰਦ ਲਹੌਰੈਂ। 

ਜਾਰੀ ਕਰਿ ਫੁਰਮਾਨ ਸੁ ਗੋਰੈ”। 

ਕਰਿ ਸਿਤਕਾਰ ਗਿਰੀਸਨ ਕੇਰਾ। 

ਪੀਛੇ ਪਠੈ ਤਾਂਹਿ ਬਿਨ ਦੇਰਾ ॥੨੪॥ 

ਦਿਲੀ ਤੈ ਦਲ ਕਈ ਹਜ਼ਾਰਾਂ। 

ਚੜ੍ਹੇ ਤੁਰਤ ਬਹੁ ਲੈ ਸਰਦਾਰਾਂ। 

ਦਸ ਹਜਾਰ ਸਰ੍ਹੰਦਹੁਂ ਧਾਯਾ। 

ਬੀਸ ਹਜ਼ਾਰ ਲਾਹੌਰੋਂ ਆਯਾ ॥ ੨੫ ॥ 

ਦਰੇ ਕੰਧਾਰੋਂ' ਅਸੋ ਬਿਅੰਤੈ। 'ਕੰਧਾਰ ਦੇਰਸਤਿਓਂ, (ਦਰਾ=ਦੋ ਪਹਾੜਾਂ ਦੇ ਮੱਧ ਦਾ 
ਰਸਤਾ। 

ਜੰਗੀ ਸਾਜ ਸਕਲ ਸਲਤੰਤੈ'। ਨਮ 

ਬਾਈ ਧਾਰਨ ਕੇ ਮਿਲਿ ਰਾਜੇ। 

ਅਏ ਡੋਗਰੇ ਔਰ ਦਰਾਜੇ' ॥ ੨੬॥ 'ਬਹੁਤੇ। 

ਭੂਪਤਿ ਔਰ ਦੁਆਬੇ ਕੇਰੇ। 

ਅਏ ਜਲੈਧ੍ਰੀਏ ਥਿਨੁ ਦੇਰੇ। 

ਛੇੜਾਂ ਅਈਂ ਗ੍ਰਾਮਨ ਕੇਰੀਂ”। ਪਿੰਡਾਂ ਦੀਆਂ ਛੇੜਾਂ ਆਈਆਂ (ਛੇੜ-ਪਿੰਡਾਂ ਤੋਂ ਸਰਕਾਰ 
ਵੱਲੋਂ ਹੁਕਮਨ ਮੰਗਵਾਇਆ ਆਦਮੀਆਂ ਦਾ ਟੋਲਾ।) 

ਲਾਖੋਂ ਨਰ ਮਿਲ ਮਿਲਿ ਬਿਨ ਦੇਰੀ ॥੨੭॥ 

ਦੋਹਰਾ: 

ਚਾਰ ਦਿਸਨ ਤੈ ਆਇ ਕਰਿ, 

ਘੇਰਯੋ ਪੁਰਿ ਆਨੰਦ। 

ਖਾਨ ਪਾਨ ਲੌ ਵਸਤੁ ਸਭਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1693 


ਚੌਪਈ: 

ਲੋਗ ਪੁਰੀ ਕੇ ਵਸਨੇ ਵਾਰੇ। 

ਚਲੇ ਤਸਾਗ ਘਰ ਹੋਇ ਦੁਖਯਾਰੇ। 

ਸੀ ਗੁਰੂ ਸਭਿ ਕੋ ਧੀਰਜ ਦੇਵੈਂ। 

ਕੌਨ ਬਿਪਤਿ ਮਹਿਂ ਸੀਖਯਾ ਲੇਵੈ ॥੨੯॥ 

ਸਿੱਖ ਹਜਾਰ ਦਸਕ ਗੁਰੁ ਪਾਸੈਂ। 

ਥਾ ਤਬਿ ਬੀਰ ਬਾਂਕੁਰੋਂ ਖਾਸੈਂ। 

ਬਾਹਰ ਸੱਤ੍ੂਨ ਕਾ ਦਲ ਅਨਗਨ। 

ਪਰਯੋ ਨਗਰ ਕੇ ਬਗਰ' ਕੋਪਿ ਮਨਿ ॥ ੩੦॥ 

ਇਕ ਦਿਨ ਫਿਰ ਗੁਰੁ ਨਿਜ ਦਲ ਲੈ ਕੈ। 

ਪੁਰਿ ਬਾਹਰ ਨਿਕਸੇ ਬਲ ਕੈ ਕੈ। 

ਜਾਇ ਮਦਾਨ ਬੀਚ ਬਡ ਜੰਗੇਂ। 

ਪਾਇ ਦਯੋ ਤੁਰਕੀ ਦਲ ਸੰਗੈਂ ॥੩੧॥ 

ਮਨ ਮਹਿ ਸਤਿਗੁਰੁ ਯਹਿ ਠਹਰਾਈ। 

ਸੂਰਨ ਕੀ ਅਬਿ ਸੂਰਮ ਤਾਈ। 

ਵੀਚ ਮਿਦਾਨ ਠਾਨ ਰਣ ਠੀਕੇ। 

ਕਰੀ ਪਰੀਛਜਾ ਚਹੀਏ ਨੀਕੇ ॥ ੩੨ ॥ 

ਯਹਿ ਜਬਿ ਸਾਰ' ਤੁਰਕ ਦਲ ਪਾਈ। 

ਆਯੋ ਚਹੁੰ ਦਿਸ ਤੈ ਕਰਿ ਧਾਈ। 

ਮਾਰੂ ਬਾਦ' ਬਜਾ ਕਰਿ ਨਾਨ੍ਹਾ। 

ਆਹਵ ਘੋਰ! ਜੋਰ ਕਰਿ ਠਾਨਾ ॥ ੩੩ ॥ 

ਸ੍ਰੈਯਾ: 

ਕਾਰੀ' ਘਟਾ ਸਮ ਆਵਤ ਭੇ, 'ਕਾਲੀ। 

ਦਿਸ ਚਾਰਨ ਤੇ ਉਮਡੇ ਬਲਕਾਰੀ'। 'ਬਲਵਾਨ ਉੱਛਲ ਕੇ ਆਏ। 

ਕਾਰੀ ਪੁਸ਼ਾਕ ਸਜੀ ਸਭ ਕੇ ਅੰਗ, 

ਜੰਗ ਮਚਾਵਨ ਕੇ ਹਿਤਕਾਰੀ'। ਹਿਤ ਕਰਨ ਵਾਲੇ। 

ਕਾਰੀ ਏ ਬੂੰਦ ਸੋ ਬਾਨ ਬਰੱਸਤ, 

ਤੇਗਹਿਂ ਦਾਮਨਿ ਸੀ ਦਮਕਾਰੀ'। 'ਬੂੰਦਾਂ ਵਾਂਗ (ਕਾਰੀ) ਬਹੁਤੇ ਤੀਰ ਵਰ੍ਹਦੇ ਹਨ ਤੇ ਤਲਵਾਰਾਂ 
ਬਿਜਲੀ ਵਾਂਗ ਚਮਕਦੀਆਂ ਹਨ। 


ਕਰੀ ਜੇਂ ਬੰਦ ॥੨੮॥ 





1694 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੁੱਧ ਭਯਾਨਕ ਕੀਨੋਂ ਹੈ ਕਾਰੀ' ॥੨੩੪॥ 


ਕਾਰੀ ਦੈ ਤਾਰੀ ਅਪਾਰੀ ਨਚੈ, 

ਗਨ ਭੈਰਵ ਭੂਤ ਤਚੈਂ ਕਿਲਕਾਰੀ'। 
ਕਾਰੀ ਸੁ ਕਾਕਨ ਡਾਰੀ ਅਚੈਂ ਪਲ, 
ਸ੍ਹਰਾਨ ਸਿਆਲ ਬੱਚੇ ਉਮਕਾਰੀ'। 
ਕਾਰੀ ਸੋ ਆਂਤ ਲੈ ਜੋਗਨਿ ਉੱਡਤ, 
ਭੂਤ ਗਹੈਂ ਇਤ ਖੇਤ ਮਝਾਰੀ'। 


ਝਾਰੀ ਖਿਲਾਰੀ ਮਨੋ ਸਿਸ ਖੇਲਤ, 
ਚਾਰੀ ਗੁਡੀ ਗਨ ਲੈ ਨਭ ਚਾਰੀ' ॥ ੩੫ ॥ 


ਚਾਰੀ ਚਹੂੰਘਾ ਚਪੈ' ਚਿਤ ਸੌਂਪ ਸੋਂ, 
ਚੀਨ ਚਿਤੌਨ ਚਿਤੈਂ ਚਖੁ ਚਾਰੀ'। 


ਮਾਰਤ ਏਕਹਿ ਬਾਰ ਕਰਵਾਰੀ'। 


ਵਾਰੀ ਬਿਨਾ ਇਕ ਬਾਰਹਿ ਜੂਝਿ', 
ਮਿਲੈ ਬਰ ਬੀਰ ਮਨੋ ਮਿਤ ਭਾਰੀ। 
ਭਾਰੀ ਸਰੂਪ ਭਰੀ ਸੁ ਪਰੀ, 


ਮੁਦ ਧਾਰ ਵਰੈਂ ਤਿਹ' ਤਸਾਗ ਅਵਾਰੀ' ॥੩੬॥ 


ਵਾਰੀ ਜੱਯੇ ਅਸ ਆਹਵ' ਕੇ, 

ਭਟ ਭੂਰ ਭਿਰੈਂ ਸਿੰਘ ਸੇ ਭਬਕਾਰੀ'। 
ਕਾਰੀਗਰੀ ਦਿਖਰਾਵਤ ਜੰਗ, 

ਗਰੱਜ ਗਰੱਜ ਤਰੱਜ ਹਕਾਰੀ'। 

ਕਾਰੀ ਭਵੈ' ਜ਼ਖਮੀਨਨ ਕੀ, 

ਬਹੁ ਪਿਜਾਇ ਸ਼ਰਾਬ ਖੁਵਾ ਤਰਕਾਰੀ'। 


'ਕਾਲੀ ਨਾਗ ਦੇ ਮਾਲਕ ਸ੍ਹੀ ਗੁਰੂ ਗੋਬਿੰਦ ਸਿੰਘ ਜੀ ਨੇ 
(ਕਾਰੀ) ਬਹੁਤਾ ਭਿਆਨਕ ਜੰਗ ਕੀਤਾ। 


'ਕਾਲੀ ਦੇਵੀ ਤਾੜੀ ਮਾਰ ਕੇ ਬਹੁਤ ਨੱਚਦੀ ਹੈ ਅਤੇ ਬਹੁਤੇ 
ਭੈਰੋਂ ਤੇ ਭੂਤ ਚੀਕਾਂ ਮਾਰਦੇ ਹਨ। 


ਕਾਲੇ ਕਾਵਾਂ ਦੀਆਂ ਡਾਰਾਂ ਮਾਸ ਖਾਂਦੀਆਂ ਹਨ, ਕੁੱਤਿਆਂ ਤੇ 
ਗਿੱਦੜਾਂ ਦੇ ਬੱਚੇ ਉਛਲਦੇ ਹਨ। 


'ਚੰਗੀਆਂ ਆਂਦਰਾਂ ਲੈ ਕੇ ਜੋਗਣੀਆਂ ਉਡਦੀਆਂ ਹਨ, ਭੂਤ 
ਇਸ ਜੰਗ ਮੈਦਾਨ 'ਚ ਪਕੜਦੇ ਭਾਵ ਹੇਠ ਨੂੰ ਖਿਚਦੇ ਹਨ। 


ਜਾਣੋ ਸਾਰੇ ਖਿਲਾੜੀ ਬਾਲ ਖੇਲਦੇ ਹਨ (ਉਨ੍ਹਾਂ ਨੇ) ਸੁੰਦਰ 
ਗੱਡੀਆਂ ਲੈ ਕੇ ਬਹੁਤੀਆਂ ਅਕਾਸ਼ ਵਿੱਚ ਚਾੜ੍ਹੀਆਂ ਹਨ। 


'(ਚਾਰੀ) ਪੈਦਲ ਸਿਪਾਹੀ ਚਹੁੰ ਪਾਸੀਂ ਚਿੱਤ ਦੇ ਉਤਸ਼ਾਹ ਨਾਲ 
(ਚਪੈਂ) ਖਿਝ ਕੇ (ਚਾਰੀ) ਸੁੰਦਰ (ਚਖ) ਨੇਤ੍ਰਾਂ ਦੀ (ਚਿਤੌਣ) 
ਦ੍ਰਿਸ਼ਟੀ ਨਾਲ (ਚਿਤੈਂ) ਦੇਖ ਕੇ (ਚੀਨ) ਪਛਾਣਦੇ ਹਨ। 


'ਭੌਹਾਂ ਚੜ੍ਹਾ ਕੇ ਸਾਹਮਣੇ ਸੂਰਮੇ ਦੇਖਦੇ ਹਨ, ਇੱਕੋ ਵਾਰ 
ਤਲਵਾਰ ਮਾਰਦੇ ਹਨ। 
'ਬਿਨਾ ਵਾਰੀ ਤੋਂ ਇੱਕੋ ਵਾਰੀ ਹੀ ਸ਼ਹੀਦ ਹੋ ਜਾਂਦੇ ਹਨ। 


ਬਹੁਤੇ ਸਰੂਪ ਨਾਲ ਭਰੀਆਂ ਹੋਈਆਂ ਅਨੰਦ ਧਾਰ ਕੇ ਉਨ੍ਹਾਂ 
ਸੂਰਮਿਆਂ ਨੂੰ ਦੇਰੀ ਛੱਡ ਕੇ ਵਰਦੀਆਂ ਹਨ। 

'ਜੰਗ। 

'ਸ਼ੇਰ ਵਾਂਗ ਭਬਕ ਮਾਰ ਕੇ ਬਹੁਤੇ ਸੂਰਮੇ ਭਿੜਦੇ ਹਨ। 


'ਤਾੜ ਕੇ ਬੁਲਾਉਂਦੇ ਹਨ। 
'ਇਲਾਜ ਹੁੰਦਾ ਹੈ। 
'ਸਬਜੀ ਭਾਵ ਮਾਸ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1695 


ਕਾਰੀ ਡਕਾਰੀ ਡਕਾਰੀ ਚਲੇ, 
ਬਹੁ ਤੋਪ ਜੰਬੂਰ ਜੰਜੈਲ ਅਪਾਰੀ' ॥੩੭॥ 


ਆਹਵ ਘੋਰ' ਮਚਯੋ ਚਹੰ ਓਰ, 

ਭਿਰੈਂ ਭਟ ਜੋਰ ਮਰੋਰ ਵਿਸਾਰੀ'। 

ਸਾਰੀ ਧਰਾਰਤ ਸੋ ਭਰਗੀ, 

ਅਤਿ ਕੀਚ ਮਚਯੋ ਪਗ ਨਾਹਿ ਚਲਾਰੀ। 
ਮਾਰਹਿ ਮਾਰ ਪੁਕਾਰਤ ਹੈਂ, 

ਸਮ ਸ਼ੇਰ ਪਰੈਂ ਸ਼ਮਸ਼ੇਰ ਉਭਾਰੀ'। 

ਸ੍ੋਣਤ ਸੰਗ ਭਿਗੇ ਸਭ ਅੰਗ, 

ਸੁਰੰਗ ਭਏ ਜਨੁ ਫਾਗ ਖਿਲਾਰੀ' ॥ ੩੮ ॥ 
ਸੂਲ' ਛੁਰੀ ਬਰਛੀ ਕਿਤ ਖੰਜਰ, 

ਤੋਮਰ' ਸੈਫ” ਸਿਰੋਹੀ” ਦੁਧਾਰੀ। 


ਚੱਕ ਬੱਕ੍' ਚਾਰੁ ਗਦਾ, 

ਪਰਸੇ' ਕਿਤ ਗੋਫਨ? ਦੰਡ ਅਪਾਰੀ। 
ਲੈ ਕਰ ਮੈਂ ਇਤਸਾਦਿਕ ਆਯੁਧ, 
ਛੋਭ ਛਕੇ' ਸਭਿ ਬੀਰ ਉਦਾਰੀ। 
ਦੀਨ ਮਜ਼ੱਬ ਕਾ ਜੁੱਧ ਵਿਚਾਰੀ ॥ ੩੯॥ 
ਬਾਰਹਿ ਬਾਰ ਪਰੈਂ ਲਲਕਾਰ, 

ਲਰੈਂ ਬਲ ਧਾਰ ਨ ਅੰਗ ਸੰਭਾਰੇਂ। 
ਏਕ ਦਿਸਾ ਬਰ ਸਿੰਘ ਬਲੀ, 

ਪੁਨ ਮੁੱਸਲਮਾਨ ਦਿਸਾ ਇਕ ਭਾਰੇ। 
ਜੰਗ ਮਚਯੋ ਜੁਗ ਜਾਮ' ਮਹਾਂ 

ਤਬਿ ਨਾਹਿੰ ਦੁਹੂੰ ਦਿਸ ਤੈ ਜੁਗ ਹਾਰੇ। 
ਮਾਰਿ ਸਥਾਰ' ਅਪਾਰ ਕਰਯੋ, 


ਜਿਮ ਜ੍ਰਾਰ ਕ੍ਰਿਸਾਨ ਕਟੈ ਖਲਵਾਰੇ' ॥੪੦॥ 


ਸੂਰਨ ਕੇ ਮੁਖ ਨੂਰ' ਰਹਜੋ ਚੜ੍ਹ, 
ਕੂਰਨ ਕੈ' ਮੁਖ ਧੂਰ ਉਡਾਨੀ। 


ਰੀ 
ਬੰਦੂਕਾਂ (ਕਾਰੀ) ਬਹੁਤੀਆਂ (ਡਕਾਰੀ ਡਕਾਰੀ) ਗੱਜ ਗੱਜ ਕੇ 
ਚਲਦੀਆਂ ਹਨ। 
।'ਭਿਆਨਕ ਜੰਗ। 
।ਆਕੜ ਛੱਡ ਕੇ। 


'ਸ਼ੇਰ ਵਾਂਗ ਪੈਂਦੇ ਹਨ ਤਲਵਾਰ ਉੱਗ ਕੇ। 


'ਜਾਣੋਂ ਹੋਲੀ ਦੇ ਖਿਡਾਰੀ ਹਨ। 

ਤ੍ਰਿਸੂਲ। 

'ਬਰਛਾ। “ਸਿੱਧੀ ਤਲਵਾਰ। 'ਰਾਜਪੂਤਾਨੇ ਦੇ ਸ਼ਹਿਰ ਸਿਰੋਹੀ 
'ਚ ਬਣੀ ਹੋਈ ਤਲਵਾਰ। 

ਟੇਢੇ (ਗੋਲ) ਚੱਕ । 

'ਕੁਹਾੜੇ। “ਕਿਤੇ ਗੋਪੀਏ। 


'ਗੁੱਸੇ 'ਚ ਭਰੇ ਹੋਏ। 





1696 


ਸਿੰਘ ਗੁਰੂ ਗੁਰੁ ਨਾਮ ਉਚਾਰਤ, 

ਯਾ ਅਲੀ ਯਾ ਅਲੀ ਮੁੱਸਲਮਾਨੀ। 

ਬੀਰ ਦੁਹੂੰ ਦਿਸ ਤੈ ਵਡ ਧਿੰਗ', 

ਉਮੰਗ ਨਿਸ਼ੰਗ ਲਰੈਂ ਬਲ ਠਾਨੀ। 

ਸਾਰ ਸੋਂ ਸਾਰ' ਅਪਾਰ ਬਜਜਯੋ, 

ਜਿਮ ਘਾੜ' ਠਠਯਾਰ ਘੜੈਂ ਬਹੁ ਬਾਨੀ” ॥੪੧॥ 
ਸ੍ਰੰਣਤ ਕੀ ਸਰਤਾ' ਸੁ ਚਲੀ ਬਹਿ, 

ਮੇਦਰੁ ਮਾਸ ਕਾ ਕੀਚ ਸੂੱਛੀ'। 

ਪੰਕਜ ਨੇਤਰ ਲਾਲ ਬਿਸਾਲ, 

ਸਿਵਾਲ ਸੇ ਬਾਲ ਪਰੇ ਬਹੁ ਕੱਛੀ'। 


ਕੱਛਪ ਢਾਲ ਅਲਾਤ ਸੁ ਚੱਕ, 
ਸੈਹਥੀ ਸੇਲ ਸੁ ਸਾਂਪ ਬਿਲੱਛੀ'। 


ਝਾਗ ਸੀ ਮਿੰਝ ਹੁਬਾਬ ਸੇ ਲੋਚਨ, 
ਸੱਥਲ ਹੱਥ ਤਲੱਫਤ ਮੱਛੀ' ॥ ੪੨ ॥ 


ਬਹੁ ਗੱਜਨ ਸਿੰਘਨ ਜਯੋਂ ਬਰ ਸਿੰਘਨ, 
ਲੱਜ ਨ ਧਿੰਗ ਵਲੀ ਲਰਤੇ'। 


ਡਰਤੇ ਨਹਿ ਕੱਜਨ ਢਾਲਨ ਸੋਂ ਮੁਖ, 
ਰੱਜਨ ਨਾ, ਅਰਿ ਕੋ ਹਰਤੇ'। 


ਉੱਧਤ ਹੋਇ ਅਰੈਂ ਬਰਤੇ'। 


ਮਰਤੇ ਨਹਿ ਮਾਰੇ ਬਿਨਾ ਦਸ ਬੀਸਨ, 
ਖੀਸ ਨ ਸੀਸ ਕਟਾ ਧਰ ਤੇ' ॥੪੩॥ 


ਬੱਜਤ ਦੁੰਦਭਿ ਦੀਹ', ਹਨੀ ਸਿੰਘ 
ਭੱਜਤ ਲੈ ਲੈ ਨਿਸ਼ਾਨ ਅਗਾਹਾਂ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜ਼ੋਰਾਵਰ। 


'ਸ਼ਸਤੁ ਨਾਲ ਸ਼ਸਤ੍। 

'ਭਾਂਡੇ। “ਬਹੁਤ !ਬਾਨੀ) ਵੰਨੀਆਂ (ਕਿਸਮਾਂ) ਦੇ। 
'ਨਦੀ। 

ਮਿੱਝ ਤੇ ਮਾਸ ਦਾ ਚੰਗਾ ਚਿੱਕੜ। 


'ਬਹੁਤੇ ਲਾਲ ਨੇਤਰ ਲਾਲ ਕੰਵਲਾਂ ਵਾਂਗ ਤੇ ਵਾਲ ਜਾਲੇ ਵਾਂਗ 
ਬਹੁਤ (ਕੱਛੀ) ਸਜ ਰਹੇ ਹਨ। 


'ਢਾਲਾਂ ਕਛੂ ਕੁੰਮੇ ਹਨ, ਚੱਕਰ (ਅਲਾਤ) ਘੁੰਮਣ ਘੇਰੀਆਂ ਹਨ, 
ਬਰਛੀਆਂ ਤੇ ਨੇਜੇ (ਬਿਲੱਛੀ) ਅਜੀਬ ਤਰ੍ਹਾਂ ਦੇ ਸੱਪ ਹਨ। 


'ਮਿੱਝ ਝੱਗ ਵਰਗੀ ਹੈ ਨੇਤਰ (ਹਬਾਬ) ਬੁੱਲਬਲਿਆਂ ਵਰਗੇ 
ਹਨ, (ਸੱਥਲ) ਪੱਟ ਤੇ ਹੱਥ ਮੱਛੀਆਂ ਵਾਂਗ (ਤਲੱਫਤ) 
ਤੜਫਦੇ ਹਨ। 


'ਸਿੰਘ ਬਹੁਤੇ ਗਜਦੇ ਹਨ ਜਿਵੇਂ (ਬਰ ਸਿੰਘਨ) ਬੱਬਰ ਸ਼ੇਰ 
ਹੁੰਦੇ ਹਨ, ਲੱਜਿਆ ਨਹੀਂ ਕਰਦੇ [ਧਿੰਗ) ਜ਼ੋਰ ਨਾਲ (ਵਲੀ) 
ਸੂਰਮੇ ਲੜਦੇ ਹਨ। 


ਡਰਦੇ ਹੋਏ ਢਾਲਾਂ ਨਾਲ ਮੂੰਹ ਨਹੀਂ ਢਕਦੇ ਵੈਰੀਆਂ ਨੂੰ 
ਮਾਰਦੇਰੱਜਦੇ ਨਹੀਂ। 

'ਭੱਜਦੇ ਨਹੀਂ, ਕ੍ਰੋਧ ਨਾਲ ਜੰਗ ਕਰਦੇ ਹਨ, ਉਛਲਦੇ ਹੋਏ 
ਵੈਰੀਆਂ ਨੂੰ (ਬਰਤੇ) ਵਲਦੇ ਭਾਵ ਘੇਰਦੇ ਹਨ। 


'ਧੜ ਨਾਲੋਂ ਸਿਰ ਕਟਾਉਣ ਤੋਂ (ਖੀਸ ਨ) ਲੱਜਾ ਨਹੀਂ ਕਰਦੇ। 
(ਖੀਸ- ਲੱਜਾ, ਸ਼ਰਮ।) 
'ਵੱਡੇ ਧੌਂਸੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1697 


ਤੱਜਤ ਨਾ' ਵਹਿ ਨੌਰ ਕਬੀ ਫਿਰ, 'ਛੱਡਦੇ ਨਹੀਂ। 

ਪਾਵਤ ਨਾ ਇਕ ਪੈਰ ਪਿਛਾਹਾਂ। 

ਕਰਿ ਕੈ ਇਕ ਬਾਰਹਿ ਬਾਰ ਦੁਹੂੰ ਦਿਸ', 'ਦੂਹਾਂ ਪਾਸਿਆਂ ਤੋਂ ਇੱਕੋ ਵਾਰ ਵਾਰ ਕਰਕੇ। 

ਜੂਝਤ ਬੀਰ ਜਨੰਮ ਲੈ ਲਾਹਾ। 

ਮਾਨਹੁ ਮੋਖ ਨਿਧੀ ਹਿਤ ਲੁਟਤ', 'ਜਾਣੋ ਮੁਕਤੀ ਦਾ (ਨਿਧੀ) ਖ਼ਜ਼ਾਨਾ ਹਿਤ ਨਾਲ ਲੁਟਦੇ ਹਨ। 

ਜੂਟਤ' ਬੀਚ ਪਸਾਰ ਕੈ ਬਾਂਹਾਂ ॥੪੪ ॥ 'ਜੁਟਦੇ ਹਨ, ਟੱਕਰਦੇ ਹਨ। 

ਪਿਖ ਕੈਰਣ ਕੌ ਗੁਰੁ ਮੋਦ ਭਏ, 

ਫਿਰ ਮੱਦਤ ਸਿੰਘਨ ਕੀ ਬਡ ਕੀਨੀ। 

ਗਹਿ ਪਾਨ ਕਮਾਨ' ਮਹਾਨ ਗੁਰੂ, 

ਤਬਿ ਬਾਨਨ ਕੀ ਬਰਖਾ ਕਰ ਦੀਨੀ। 

ਮਾਰ ਘਨੇ ਤੁਰਕੀ ਸਰਦਾਰ, 

ਸੁਟੇ ਧਰ ਪੈ' ਦਰਪੈ ਦਰ ਖੀਨੀ?। 'ਧਰਤੀ ਉੱਤੇ। (ਦਰ) ਦਲ ਦਾ (ਦਰਪੈ) ਹੰਕਾਰ (ਖੀਨੀ) 
ਨਾਸ ਕਰ ਦਿੱਤਾ। 

ਦੂਰ ਹਟਾਇ ਦਈ ਧੁਜਨੀ ਅਰਿ ਕੀ', 'ਵੈਰੀ ਦੀ ਫ਼ੌਜ। 

ਕਰਿ ਘਾਇਲ' ਔ ਬਲ ਹੀਨੀ ॥੪੫॥ 'ਜ਼ਖ਼ਮੀ। 

ਦੋਹਰਾ: 

ਲੈ ਨਿਜ ਦਲ ਗੁਰੁ ਪੁਰਿ ਵਿਖੇ, 

ਧਸੇ ਆਪ ਫਿਰ ਆਇ। 

ਪੇਖਿ ਗਿਰਪਤੀ ਤੁਰਕ ਸਭਿ, 

ਰਹੇ ਅਧਿਕ ਬਿਸਮਾਇ ॥੪੬॥ 

ਜ਼ਖਮੀ ਸਿੰਘਨ ਕੇ ਤਈਂ 

ਸਾਲ ਪੱਤ੍' ਬੰਧਵਾਇ। 

ਦਯਾ ਦ੍ਰਿਸ਼ਟਿ ਅਵਲੋਕ ਕੈ, 

ਰਾਜੀ ਕਰੇ ਤਦਾਇ ॥੪੩੭॥ 

ਚੌਪਈ: 

ਕਿਤਿਕ ਦਿਵਸ ਯੌ ਰਹੀ ਲਰਾਈ। 

ਰਹੇ ਗਿਰੀਸ ਤੁਰਕ ਬਲ ਲਾਈ। 

ਗਢ ਅਨੰਦਪੁਰਿ ਕਾ ਨਹਿ ਤੂਟਯੋ। 

ਬਲ ਤੁਰਕੀ ਦਲ ਕਾ ਸਭ ਹੂਟਯੋ' ॥ ੪੮ ॥ 

ਫੇਰ ਗਿਰੀਸਨ ਛਲ ਮਨ ਠਾਨਾ। 





1698 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯੌ ਲਿਖਿ ਗੁਰੁ ਢਿਗ ਪਠਯੋ ਮਹਾਨਾ। 

ਹਮ ਤੁਮ ਸੰਗ ਸਪਤ' ਅਬਿ ਕਰਿ ਹੈ। 
ਸਾਲ ਗ੍ਰਾਮ' ਬੀਚ ਮਹਿ ਧਰ ਹੈਂ ॥੪੯॥ 
ਜੇ ਹਮ ਤੁਮ ਸੋਂ ਛਲ ਅਬਿ ਠਾਨੈਂ। 

ਬੰਸ ਹਮਾਰ ਭਵੈ ਤਬਿ ਹਾਨੈ। 

ਅਰ ਤੁਰਕਨ ਕੇ ਸਭਿ ਸਰਦਾਰੈਂ। 

ਕਸਮ ਕੁਰਾਨ ਉਠਾਇ ਹਜਾਰੈਂ ॥੫੦॥ 
ਲਿਖਾ ਸ਼ਾਹਿ ਕਾਂ ਦਯੋ ਮੰਗਾਏ। 

ਅਹਿਦ ਪਿਮਾਨ ਕਰੇ ਇਸ ਭਾਏ'। 

ਤੁਮ ਅਬਿ ਤਜਿ ਯਹਿ ਪੁਰਿ ਆਨੈਦੈਂ। 
ਜਾਹੁ ਅਨਤ ਕਿਤ ਦੇਸ ਅਮੰਦੈਂ' ॥੫੧॥ 
ਜਾਨ ਮਾਲ ਲੈ ਜਾਹੁ ਸਲਾਮਤ'। 

ਹਮ ਨਹਿੰ ਕਰੈਂ ਤੁਮਾਰੀ ਖਸਾਨਤ'। 
ਇਤਯਾਦਿਕ ਬਹੁ ਤਿਨ ਕੀ ਕਸਮਾਂ। 

ਸੁਨਿ ਗੁਰੁ ਬੋਲੇ ਜਗ ਕੇ ਖਸਮਾਂ ॥੫੨॥ 
ਚਾਹਿਤ ਦੁਸ਼ਮਨ ਦਗਾ ਸੁ ਕਰਨੋ। 

ਹਮ ਵਿਸਾਹੁ ਕਬਿ ਇਨ ਕਾ ਧਰਨੋ। 

ਹਮ ਇਨਿ ਸੰਗ ਜੰਗ ਬਹੁ ਕਰਿ ਕੈ। 
ਮਾਰਹਿ ਮਰਹਿਂ ਮੋਦ ਮਨਿ ਧਰ ਕੈ ॥੫੨॥ 
ਯਾ ਬਿਧਿ ਬਚਨ ਗੁਰੂ ਕੇ ਸੁਨ ਕੈ। 

ਭਏ ਸਿੰਘ ਸੁਰੇ ਮੁਦ ਗੁਨ ਕੈ'। 'ਸਿੰਘ ਸੂਰਮੇ ਵਿਚਾਰ ਕੇ ਅਨੰਦ ਹੋਏ। 
ਕੱਚੇ ਸਿੱਖ ਮਸੰਦ ਡਰਾਰੇ'। 'ਡਰ ਗਏ। 
ਗੁਰੁ ਜਨਨੀ ਢਿਗ ਜਾਇ ਪੁਕਾਰੇ ॥੫੪॥ 
ਅਹੋ ਮਾਤ ਜੀ ਤੁਮ ਸਮਝਾਵੋ। 

ਪੁਰਿ ਅਨੰਦ ਗੁਰੁ ਤੈ ਤਜਵਾਵੋ। 

ਨਹੀਂ ਤ ਹਮ ਤੁਮ ਸਭਿ ਇਸ ਨੌਰੈਂ। 

ਮਰ ਹੈਂ ਆਜ ਕਾਲ ਇਸ ਤੌਰੈਂ ॥੫੫॥ 
ਕੁਛ ਭੂਖੇ ਕੁਛ ਬੀਚ ਲਰਾਈ। 

ਮਰ ਜੈਹੈਂ ਅਬਿ ਸਬਿ ਬਿਨ ਆਈ। 

ਚਹੁੰ ਦਿਸ ਦੁਸ਼ਮਨ ਘੇਰਿ ਥਿਰਾਏ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1699 


ਅੰਨ ਘਾਸ ਕਿਛੁ ਆਨ ਨ ਪਾਏ' ॥੫੬॥ 

ਘਾਸ ਅੰਨ ਪੁਰਿ ਮੈਂ ਥਾ ਜੋਈ। 

ਗਯੋ ਨਿਖੂਟ ਕਰੈ ਕਜਾ ਕੋਈ। 

ਧਨ ਗੁਰੁ ਘਰ ਜੋ ਹੁਤੋ ਅਪਾਰੀ। 

ਪ੍ਰਥਮ ਸੁਟਯੋ ਗੁਰੂ ਨਦੀ ਮਝਾਰੀ ॥੫੭॥ 

ਭੂਖ ਦੂਖ ਕਰਿ ਹੋਇ ਦੁਖਯਾਰੇ। 

ਪੁਰਿ ਤਜ ਕਰਿ ਜਨ ਗਏ ਅਪਾਰੇ। 

ਬਿਨਾ ਅੰਨ ਸਿਖ ਭੂਖੇ ਮਰ ਹੈ'। 

ਬਿਨ ਭੋਜਨ ਕਹੁ ਕਬਿ ਲੌ ਲਰ ਹੈਂ ॥੫੮॥ 

ਮੁਸ਼ਟਿ ਮੁਸ਼ਟਿ ਭਰ ਚਨੇ' ਮਿਲਤ ਹੈਂ। ਮੁੱਠ ਮੁੱਠ ਭਰ ਛੋਲੇ। 
ਕਬੀ ਕਬੀ ਸੋ ਵਹੀ ਗਿਲਤ ਹੈੱ”। 'ਉਹ ਸਿੰਘ ਉਹੀ (ਛੋਲੇ) ਖਾਂਦੇ ਹਨ। 
ਅਬਿ ਤੋਂ ਦੁਸ਼ਮਨ ਰਸਤਾ ਦੈਹੈ। 

ਨਾਹੱਕ' ਗੁਰੁ ਹਠ ਠਾ ਨਰਹੈ ਹੈਂ ॥੫੯॥ ਐਵੇਂ ਹੀ। 
ਕਹਤ ਗਿਰੀਸ' ਤੁਰਕ ਅਬਿ ਜੋਈ। ਪਹਾੜੀ ਰਾਜੇ। 
ਚਹੀਏ ਕਰਨੀ ਗੁਰੁ ਕੋ ਸੋਈ। 

ਸੁਖ ਸੋਂ ਸਭਿ ਸਮਾਜ ਨਿਜ' ਲੈ ਕੈ। 'ਆਪਣਾ ਸਾਮਾਨ। 
ਬਸੀਏ ਦੇਸ ਮਾਲਵੇ ਜੈ ਕੈ ॥੬੦॥ 

ਜੇਤਿਕ ਰਾਜ ਗੁਰੂ ਕੌ ਚਹੀਏ। 

ਬਿਨਾ ਕਲੇਸ਼ ਤਿਤਿਕ ਤਹਿ ਲਹੀਏ। 

ਹੈ ਵਹਿ ਗੁਰੁ ਸਿੱਖਨਿ ਕਾ ਦੇਸੂ। 

ਤਹਾਂ ਨ ਬਯਾਪੈ ਕਬੀ ਕਲੇਸੂ ॥੬੧॥ 

ਕਯਾ ਕੁਛ ਧਰਯੋ ਏਸ ਪੁਰਿ ਮਾਹੀਂ। 

ਸਹਤ ਕਲੇਸ਼ ਹਮੇਸ਼ ਜਹਾਂ ਹੀ। 

ਪੂਤ ਪਰਾਏ ਸਿੱਖ ਜੁ ਆਏ। 

ਨਾਹਕ ਗੁਰੁ ਇਨਿ ਕੋ ਮਰਵਾਏਂ ॥ ੬੨॥ 

ਕਹਯਾ ਕਿਸੀ ਕਾ ਜਰਾ ਨਾ ਮਾਨੈ। 


ਸਮਝਾਵਹੁ ਜਯੋਂ ਸਮਝੈ ਭਾਰੋ ॥੬੨॥ 
ਨਹੀਂ ਤਾ ਪੁਰਿ ਅਨੰਦ ਯਹਿ ਸਬਿ ਹੀ। 





1700 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਤਲ ਹੋਇ ਹੈ ਇਕ ਦਿਨ ਅਬਿ ਹੀ। 
ਇਤਯਾਦਿਕ ਭਯਾਨਕ ਬਹੁ ਬਾਨੀ। 

ਮਾਤਾ ਪਾਸ ਮਸੰਦਨਿ ਭਾਨੀ' ॥੬੪॥ 

ਸੁਨਿ ਮਾਤਾ ਨੈ ਗੁਰੂ ਹਕਾਰੇ। 

ਆਇ ਬੰਦਨਾ ਕਰੀ ਸਕਾਰੇ'। 

ਬਚਨ ਮਸੰਦਨਿ ਜਿਤਿਕ ਸੁਨਾਏ। 

ਗੁਰੁ ਜਨਨੀ ਨੈ' ਗੁਰੁ ਢਿਗ ਗਾਏ ॥ ੬੫॥ 

ਦੋਹਰਾ: 

ਸੁਨਿ ਕਰਿ ਗੁਰੁ ਪੁਨ ਗੁਨਿ ਕਹਜੋ, 

ਸੁਨੋ ਮਾਤ ਮਮ ਬੈਨ। 

ਕੱਚੇ ਏਹੁ ਪਹਾੜੀਏ, 

ਨਹਿੰ ਵਿਸਾਹੁ ਇਨਿ ਐਨ' ॥੬੬॥ 'ਇਨ੍ਹਾਂ 'ਤੇ ਭਰੋਸਾ ਕਰਨਾ ਠੀਕ ਨਹੀਂ। 
ਚੌਪਈ: 

ਕਸਮ ਗਿਰੀਸਨ ਕੀਨੀ ਜੋਈ। 

ਆਜ ਦਿਖਾਵਹੁਂ ਤੁਮ ਕੋ ਸੋਈ। 

ਯੌ ਕਹਿ ਗੁਰੁ ਨਿਜ ਗਏ ਨਿਕੇਤੈ'। 

ਹੇਤ ਪਰਖਬੇ ਕੀਨ ਸੰਕੈਤੈਂ!' ॥੬੭॥ 

ਕੰਕਰ ਪੱਥਰ ਰੋਰ ਮੰਗਾਏ। 

ਟੂਟੇ ਫੂਟੇ ਸਾਜ' ਮਿਲਾਏ। 

ਸਕਟੇ' ਖੱਚਰ ਬੈਲ ਲਦਾਏ। 

ਨਿਸ ਕੋ ਸ਼ਹਿਰੋਂ ਬਹਿਰ ਤੁਰਾਏ' ॥੬੮॥ 

ਕੇਤਿਕ ਸਿੰਘ ਕਰੇ ਤਿਨਿ ਸੰਗੈਂ। 

ਪਿਖਿ ਪਹਾਰੀਏ ਪਰੇ ਉਮੰਗੈਂ। 

ਲਖਯੋ ਗੁਰੂ ਕਾ ਜਾਤ ਖਜ਼ਾਨਾ। 

ਹੇਤ ਲੂਟਬੇ ਕੀਨ ਉਠਾਨਾ' ॥੬੯॥ 

ਜਬਿ ਨਿਜ ਡੇਰਨਿ ਲੈ ਕਰਿ ਗਏ। 

ਪੇਖਿ ਸਭੀ ਸ਼ਰਮਿੰਦੇ ਭਏ। 

ਨਿਕਸੇ ਕੰਕਰਰੋੜ ਬਚਿੱਤ੍ਰ'। 'ਅਨੇਕ ਤਰ੍ਹਾਂ ਦੇ। 
ਫਟੇ ਤੋਬਰੇ' ਟੁਟੇ ਛਿੱਤਰ ॥ ੭੦ ॥ 'ਤੋਬਰਾ- ਉਹ ਥੈਲਾ ਜਿਸ ਵਿੱਚ ਘੋੜਾ ਦਾਣਾ ਖਾਂਦਾ ਹੈ। 
ਪਿਖਿ ਪਿਖਿ ਭਏ ਲੱਜਤ ਅਤਿ ਭਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1701 


ਨਿਜ ਨਿਜ ਭਾਗ' ਸਭਿਨਿ ਧਿਰਕਾਰੇ। 

ਯਹਿ ਕੌਤਿਕ ਗੁਰੁ ਕਰਿ ਦਿਖਰਾਯੋ। 

ਨਾਂਹਿ ਮਸੰਦਹਿਂ ਨਿਸਚਾ ਆਯੋ ॥ ੭੧॥ 

ਗੁਰੁ ਜਨਨੀ ਕੋ ਜਾਇ ਸਿਖਾਵੈਂ। 

ਜਜੋਂ ਗੁਰੁ ਤੈ ਪੁਰਿ ਵਹਿ ਤਜਵਾਵੈਂ। 

ਪੁਨ ਪੁਨ ਮਾਤ ਕਹੈ ਗੁਰੁ ਪਾਸੈਂ। 

ਹੇ ਸੁਤ ਤਜੋ ਨਗਰ ਯਹਿ ਵਾਸੈਂ! ॥ ੭੨॥ 'ਹੇ ਪੁੱਤ੍ਰ ! ਇਸ ਸ਼ਹਿਰ ਦਾ ਵਸਣਾ ਛੱਡੋ। 
ਪੁਨ ਗੁਰੁ ਢਿਗ ਥੇ ਤਬਿ ਜਨ ਜੇਤੇ। 

ਦੁਖੀ ਭੂਖ ਨੈ ਕੀਨੇ ਤੇਤੇ। 

ਨਿਸ ਦਿਨ ਗੁਰੁ ਢਿਗ ਐਸੇ ਟੇਰੈਂ”। 

ਹੇ ਗੁਰੁ ਚਲੋ ਅਨਤ' ਬਿਨੁ ਦੇਰੈਂ ॥ ੭੨ ॥ 

ਕੇਤਿਕ ਕਾਇਰ ਲੋਗ ਮਸੰਦੂ। 

ਗਏ ਦੌਰਿ ਪੁਰਿ ਤਜਿ ਮਤ ਮੰਦੂ। 

ਔਰ ਲੋਗ ਬਹੁ ਚਹੈਂ ਪਲਾਵਨ'। 

ਹਿਤ ਕਰਿ ਜੰਗ ਵੀਚ ਨਹਿ ਆਵਨ ॥ ੭੪॥ 

ਇਕ ਤੌ ਬਾਹਰ ਹੋਤ ਲਰਾਈ। 

ਸੱਤੂਨ ਕੀ ਸੈਨਾ ਬਹੁ ਆਈ। 

ਦੂਸਰ ਨਿਜ ਜਨ ਅਤਿ ਅਕੁਲਾਏ'। 

ਗੁਰੁ ਢਿਗ ਤੈ ਤਬਿ ਚਹੈਂ ਪਲਾਏ ॥ ੭੫॥ 

ਤਬਿ ਸਤਿਗੁਰੁ ਨੈ ਸਭਾ ਲਗਾਈ। 

ਸਭਿ ਸਿੱਖਨਿ ਪੁਤਿ ਕਹਯੋ ਸੁਨਾਈ। 

ਜੇ ਜੇ ਜਨ ਅਬਿ ਚਹਿਤ ਪਲਾਵਨ। 

ਤੇ ਸਭਿ ਮੁਝ ਢਿਗ ਯੋਂ ਲਿਖਿ ਜਾਵਨ ॥ ੭੬॥ 

ਨਾ ਹਮ ਸਿੱਖ ਤੁਮਾਰੇ ਆਰਯ'। 'ਹੇ ਸ੍ਰੇਸ਼ਟ (ਸਤਿਗੁਰੂ ਜੀ !)। 
ਹਮ ਗੁਰੁ-ਸਿੱਖੀ ਤੈ ਅਬਿ ਖਾਰਯ'। 'ਸਿੱਖੀ ਚੋਂ ਕੱਢੇ ਗਏ ਹਾਂ। 
ਜਿਨਿ ਜਿਨ ਕਰਨੀ ਜਾਨ ਪਯਾਰੀ। 

ਤੇ ਸਿੱਖੀ ਲਿਖ ਜਾਹੁ ਹਮਾਰੀ ॥ ੭੭॥ 

ਜੋ ਹੂ ਸਿਦਕੀ ਸਿਖ ਮਹਾਨੈ। 

ਗੁਰੁਸਿੱਖੀ ਹਿਤ ਦੇਵੈ ਪ੍ਰਾਨੈ। 

ਜੀਵਣ ਮਰਣਾ ਹਮਰੇ ਸੰਗੇਂ। 





1702 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਹਿਤ ਜੋ, ਸੋਰਹੈ ਨਿਸੰਗੈਂ । ੭੮॥ 
ਯਾ ਬਿਧਿ ਕੀ ਗੁਰੁ ਕੀ ਸੁਨਿ ਬਾਨੀ। 
ਕਿਤਿਕ ਮਝੈਲ ਸਿਦਕ ਕਰਿ ਫਾਨੀ'। 
ਔਰ ਮਸੰਦ ਸਿੱਖ ਬਹੁ ਕੱਚੇ। 

ਜਿਨ ਕੇ ਮਨ ਨਿਜ ਨਿਜ ਗੁਹਿ ਰੱਚੇ ॥ ੭੯॥ 
ਤੇ ਯੋਂ ਲਿਖ ਕਰਿ ਤੁਰਤ ਪਧਾਰੇ'। 'ਛੇਤੀ ਚਲੇ ਗਏ। 
ਹਮ ਨ ਸਿੱਖ ਤੁਮ ਗੁਰੁ ਨ ਹਮਾਰੇ। 

ਯੌਂ ਲਿਖਿ ਗਏ ਮਝੈਲ ਤਬੈ ਹੀ। 

ਰਹੇ ਸਿੱਖ ਮਲਵਈ ਸਬੈ ਹੀ ॥੮੦॥ 
ਔਰ ਬਹੁਤ ਦੇਸਨ ਕੇ ਰਹੇ। 

ਮਿੱਥਯਾ ਤਨ ਧਨ ਜਨ ਜਿਨ ਲਹੇ। 

ਐਸੇ ਪੱਕੇ ਸਿਖ ਥੇ ਜੇਤੇ। 

ਹਾਥ ਜੋਰਿ ਬੋਲੇ ਯੋਂ ਤੇਤੇ ॥੮੧॥ 

ਹੇ ਗੁਰੁ ਦੀਨ ਦਯਾਲ ਮੁਰਾਰੀ। 

ਰਾਵਰ ਕੌਤਿਕ ਕਰਤ ਅਪਾਰੀ। 

ਦੀਨੋ ਹਮ ਨਿਜ ਸਿਰ ਤੁਮ ਆਗੇ। 

ਬਚੈਂ ਕਾਲ ਤੇ ਕਹਿਂ ਅਬਿ ਭਾਗੇ ॥੮੨॥ 
ਹੋਇ ਜਹਾਂ ਰਾਵਰ ਕੀ ਮਰਜ਼ੀ। 

ਹਮ ਸਿਰ ਦੇਵਨ ਕੇ ਤਹਿ ਗਰਜ਼ੀ'। 
ਪੇਖਿ ਸਿਦਕ ਸੁਨਿ ਤਿਨਿ ਕੀ ਬਾਨੀ। 
ਮੋਦ ਹੋਇ ਬੋਲੇ ਗੁਰੁ ਗਜਾਨੀ ॥੮੩॥ 
ਧੰਨ ਧੰਨ ਤੁਮਰੀ ਗੁਰਸਿੱਖੀ। 

ਵਾਲਹੁਂ ਨਿੱਕੀ ਖੰਡਯੋਂ ਤਿੱਖੀ। 

ਧੰਨਯ ਭਏ ਤੁਮ ਸਭਿ ਜਗ ਮਾਝੈ”। 
ਰਾਖੀ ਜਿਨਿ ਸਿੱਖੀ ਕੀ ਲਾਜੈਂ ॥੮੪॥ 
ਦੋਹਰਾ: 

ਪੁਨ ਅਨੰਦ ਪੁਰਿ ਕੇ ਵਿਖੇ, 

ਦੁਖੀ ਪਿਖੇ ਸਭਿ ਲੋਗ। 

ਤਬਿ ਸਤਿਗੁਰੁ ਨੈ ਮਨ ਠਟੀ, 

ਯਹਿ ਪੁਰਿ ਤਸਾਗਨ ਜੋਗ ॥। ੮੫॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੌਪਈ: 

ਫਿਰ ਗੁਰੁ ਬਯੋਂਤ ਬਨਾਈ ਸਾਰੀ। 

ਪੁਰਿ ਤਜਨੇ ਕੀ ਕਰੀ ਤਯਾਰੀ। 

ਸਕਟੇ' ਖੱਚਰ ਸ਼ੁਤਰ? ਮੰਗਾਏ। 

ਤਿਨਿ ਪਰ ਸਭਿ ਅਸਬਾਬ ਲਦਾਏ ॥ ੮੬॥ 
ਕਰਿ ਤਿਨਿ ਸੰਗ ਬਹੁਤ ਰਖਵਾਰੇ। 

ਦਯੋ ਵਹੀਰ' ਚਲਾਇ ਅਗਾਰੇ। 

ਪੁਨਾ ਜ਼ਨਾਨਯੋ ਕੇ ਸਭਿ ਡੋਰੇ'। 

ਦੈ ਕਰਿ ਸਿੰਘ ਸੰਗ ਵਹਿ ਤੋਰੇ ॥੮੭॥ 
ਨਿਜ ਦਲ ਲੈ ਬਲ ਸੋਂ ਗੁਰੁ ਆਛੇ। 

ਸਭਿ ਕੇ ਰੱਖਕ ਹੈ ਕਰਿ ਪਾਛੇ। 

ਚਲੇ ਆਪ ਇਮ ਪੁਰਿ ਕੋ ਛੋਰੀ। 

ਰੋਪੜ ਸਹਿਰ ਓਰ ਧਰਿ ਜੋਰੀ ॥੮੮॥ 
ਸਾਰ' ਭਈ ਸੱਤ੍ੂਨ ਕੋ ਜਬਿ ਹੀ। 

ਕਰੀ ਅਹਿਦ ਸ਼ਿਕਨੀ' ਉਨਿ ਤਬਿ ਹੀ। 
ਬੇਈਮਾਨ ਸੈਨ ਬਹੁ ਲੈ ਕੈ। 

ਪਰੇ ਆਇ ਗੁਰੁ ਦਲ ਪਰ ਧੈ ਕੈ ॥੮੯॥ 
ਤਬਿ ਸਤਿਗੁਰੁ ਨਿਜ ਧੀਰਜ ਧਰਿ ਕੈ। 
ਸਾਵਧਾਨ ਨਿਜ ਦਲ ਕੋ ਕਰਿ ਕੈ। 

ਨਿਜ ਵਹੀਰ ਕੌ ਕਰਿ ਕੈ ਆਗੇ। 

ਆਪ ਅਰਿਨ ਸੋਂ! ਲਰਨੇ ਲਾਗੇ ॥੯੦॥ 
ਯਾ ਬਿਧਿ ਮਗ ਮੈਂ ਕਰਤ ਲਰਾਈ। 
ਕਿਤਿਕ ਕੋਸ ਗੁਰੁ ਗਏ ਤਦਾਂਈਂ। 

ਦਿਨ ਕਰ ਅਥਯੋ' ਅਈ ਨਿਸ ਕਾਰੀ?। ਸੂਰਜ ਛਿਪ ਗਿਆ। “ਕਾਲੀ ਰਾਤ ਆ ਗਈ। 
ਆਗੇ ਚਢਯੋ ਦਰਜਾਉ ਅਪਾਰੀ ॥੯੧॥ 
ਸਰਸਾ ਨਾਮ ਆਹਿ ਜੋ ਨਦੀ। 

ਚਢੀ ਅਧਿਕ ਲੈਬੇ ਹਿਤ ਬਦੀ'। 

ਪਾਛੇ ਤੇ ਅਰਿ ਦਲ ਬਲ ਕੈ ਕੈ। 

ਆਨ ਪਰਯੋ ਇਕ ਬਾਰਹਿ ਧੈ ਕੈ ॥੯੨॥ 
ਕਠਿਨ ਬਨਾਉ ਬਨਿਓ ਤਬਿ ਆਈ। 


1703 





1704 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੁਸ਼ਕਲ ਗੁਰੁ ਸਿੱਖਨ ਕੈ ਤਾਂਈਂ। 

ਬਿਪਤਾ ਮਾਹਿਂ ਬਿਪੱਤੀ ਔਰੈਂ'। 

ਪਰੀ ਆਇ ਅਤਿਸੈ ਤਿਸ ਠੌਰੈਂ ॥੯੩॥ 

ਕਹਾਂ ਕਰੈਂ ਤਬਿ ਸਿੰਘ ਵਿਚਾਰੇ। 

ਰੂਝੇ ਆਨਿ ਕੁਥਾਂਇ ਕਰਾਰੇ'। 'ਬਹੁਤੇ। 

ਆਗੇ ਲਖਨ' ਦਰਯਾਉ ਨ ਦੈਹੈ। 'ਲੈਘਣ। 

ਘੋਰ ਸ਼ਬਦ ਕਰਿ ਜੋਰਿ ਚਲੈ ਹੈ ॥। ੯੪॥ 

ਢਹਿ ਢਹਿ ਢਿਗਾਂ' ਪੈਨ ਅਤਿ ਭਾਰੀ। 'ਧਰਤੀ ਦੇ ਟੁਕੜੇ। 

ਪਰਤ ਨ ਨੌਕਾ ਨਿਸਾ ਮਝਾਰੀ'। 'ਰਾਤ ਨੂੰ ਬੇੜੀ ਨਹੀਂ ਸੀ ਪੈਂਦੀ। 
ਜਲ ਗਿਰ ਪਰ ਤੈ ਨੀਚੈ ਗਿਰਿ ਗਿਰਿ'। ਪਾਣੀ ਪਹਾੜ ਤੋਂ ਥੱਲੇ ਡਿੱਗ ਡਿੱਗ ਕੇ। 
ਆਵਤ ਅਧਿਕ ਜੋਰ ਕਰਿ ਫਿਰਿ ਫਿਰਿ' 'ਵਲ ਖਾ ਖਾ ਕੇ। 
॥੯੫॥ 

ਤਾਰੁ ਸਕੈ ਕੌਨ ਤਰ ਤਾਂਹੀਂ'। 'ਤਿਸ (ਸਰਸਾ ਨਦੀ) ਨੂੰ। 
ਪਾਰਵਾਰ' ਕਿਛੁ ਸੁਝੈ ਨਾਹੀ। ਪਰਲਾ ਤੇ ਉਰਲਾ ਕਿਨਾਰਾ। 
ਪਾਛੇ ਕੌ ਕਿਹ ਬਿਧਿ ਹਟ ਸਾਕੈਂ। 

ਆਯੋ ਚਢ ਕਰਿ ਅਰਿ ਦਲ ਲਾਖੈਂ' ॥੯੬॥ 'ਲੱਖਾਂ ਦੀ ਗਿਣਤੀ ਦਾ। 
ਬਹੁਤਨ ਸੋ ਥੋਰੇ ਕਯਾ ਕਰੈਂ। 

ਤਜਿ ਅਸਬਾਬ ਕੈਸ ਫਿਰਿ ਲਰੈਂ। 

ਜੌ ਵਹੀਰ ਕੀ ਤਜਿ ਰਖਵਾਰੀ। 

ਕਰੈਂ ਲਰਾਈ ਹੋਇ ਅਗਾਰੀ ॥ ੯੭॥ 

ਤੌ ਵਹੀਰ ਸਭਿ ਲੂਟਯੋ ਜੈਹੈ। 

ਗੁਰੁ ਘਰ ਕੀ ਬੇ ਅਦਬੀ ਥੈਹੈ। 

ਬਨੀ ਸਿੰਘਨ ਕੌ ਆਨ ਲਚਾਰੀ'। 

ਚਲਤ ਨ ਬਲ ਕਿਛੁ ਰਹੇ ਵਿਚਾਰੀ ॥੯੮॥ 

ਤਬਿ ਸਭਿ ਕੋ ਗੁਰੁ ਧੀਰਜ ਦੈ ਕੈ। 

ਲਗੇ ਬਾਨ ਛੋਡਨ ਬਲ ਕੈ ਕੈ। 

ਗੁਰੁ ਸੁਤ ਬਡੇ ਜੁਗਲ' ਗੁਰੁ ਪਾਸੂ। 

ਔਰ ਸਿੰਘ ਬਹੁ ਜੰਗੀ ਖਾਸੂ' ॥ ੯੯॥ 

ਗੁਲਕਾ ਤੀਰ ਤਜਨ ਸਭਿ ਲਾਗੇ। 

ਤਿਸ ਦਿਸ ਤੁਰਕ ਬਢੇ ਨਹਿਂ ਆਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1705 


ਹੁਤੋਂ ਵਹੀਰ ਜਹਾਂ ਗੁਰੁ ਕੇਰਾ। 

ਪਰੇ ਤਹਾਂ ਦੈ ਜੋਰ ਵਧੇਰਾ ॥੧੦੦॥ 

ਬਿਚਲ ਗਯੋ' ਦਲ ਸਿੰਘਨ ਕੇਰਾ। 

ਭਾਜਰ ਪਰੀ ਤਹਾਂ ਬਿਨੁ ਦੇਰਾ। 

ਪਾਛੇ ਹਟੇ ਸਿੰਘ ਤਬਿ ਜੇਤੇ। 

ਲੂਟ ਕੂਟ ਤੁਰਕਨ ਲਿਯ ਤੇਤੇ ॥੧੦੧॥ 

ਆਗੈ ਗਯੋ ਧਾਰ ਬਲ ਜੋਊ। 

ਬਹਯੋ ਵੀਚ ਦਰਯਾਵਹਿ ਸੋਊ। 

ਪਰੀ ਸਿੰਘਨ ਕੋ ਤਹਿਂ ਅਤਿ ਭੀਰਾ। 

ਕੋਊ ਨ ਦੇਤ ਕਿਸੈ ਕਿਛੁ ਧੀਰਾ ॥੧੦੨॥ 

ਜੇ ਤਾਰੂ ਥੇ ਸਿੰਘ ਮਹਾਨੇ। 

ਤੇ ਦਰਯਾਉ ਤਰ ਪਾਰ ਪਰਾਨੇ'। 

ਤਾਰੂ ਬਲੀ ਹੁਤੇ ਜੇ ਭਾਰੇ। 

ਤਿਨ ਬਹੁ ਸਿੰਘ ਕਰੇ ਗਹਿ ਪਾਰੇ ॥੧੦੨॥ 

ਡੋਲੇ ਜੇਤਿਕ ਮਾਤਨ ਕੇਰੇ। 

ਤੇ ਭੀ ਕਰੇ ਪਾਰ ਬਿਨੁ ਦੇਰੇ। 

ਅਐ ਅਸਬਾਬ ਪਾਰ ਬਹੁ ਕੀਨਾ। 

ਬੂਡ ਗਯੋ ਨਦਿ ਮੈਂ ਕਿਛੁ ਪੀਨਾ' ॥੧੦੪॥ 'ਬਹੁਤਾ ਕੁਝ ਨਦੀ 'ਚ ਡੁੱਬ ਗਿਆ। 
ਭਾਰੀ ਭੀਰ ਸਿੰਘਨ ਪਰ ਪਰੀ। 

ਇਤ ਉਤ ਬਿਚਲ ਗਏ ਤਿਸ ਘਰੀ। 

ਮੁਸ਼ਕਲ ਬਨੀ ਜਿਤਿਕ ਤਿਸ ਠਾਏਂ। 

ਯਾਦ ਕਰੇ ਛਤੀਆ ਧਰਕਾਏ' ॥ ੧੦੫ ॥ 

ਕਰ ਡੋਲਤ' ਨੈਨਨ ਜਲ ਝਰ ਹੈ। 

ਦੁਸ਼ਮਨ ਪੈਨ ਵਖਤ ਅਸ ਪਰ ਹੈ ॥੧੦੬॥ 

ਦੋਹਰਾ: 

ਯੌਂ ਤਬਿ ਬਿਚਲ ਸਮਾਜ ਸਭਿ, 

ਗਯੋਂ ਗੁਰੁ ਕਾ ਐਨ। 

ਕਿਤ ਜਨਨੀ' ਸੁਤ” ਆਪ ਕਿਤ, 'ਮਾਤਾ ਗੂਜਰੀ ਜੀ। “ਪੁੱਤਰ। 
ਕਿਤ ਘਰਨੀ' ਕਿਤ ਸੈਨ ॥ ੧੦੭॥ 'ਮਹਿਲ। 
ਪਰੀ ਬਿਪੱਤੀ' ਐਸ ਤਬਿ, 'ਬਿਪਤਾ। 





1706 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੋ ਕਰਿ ਸਕੈ ਬਖਾਨ। 
ਚਿਤਵਨ ਤੈ ਛਤੀਆ' ਫਟੈ, 

ਕਹਿ ਨਹਿਂ ਸਕਤ ਜੁਬਾਨ ॥ ੧੦੮॥ 
ਚੌਪਈ: 

ਯਹਿ ਕੁਛ ਅਚਰਜ ਨਯੋ ਨ ਭਯੋ। 
ਗੁਰੁ ਪਰ ਸਮਾ ਆਨ ਜੋ ਪਯੋ। 

ਰਾਮ ਕ੍ਰਿਸ਼ਨ ਅਵਤਾਰ ਜੁ ਭਏ। 
ਵਖਤ ਐਸ ਤਿਨਿ ਪਰ ਭੀ ਪਏ ॥ ੧੦੯ ॥ 
ਬੁਹਮਾਦਿਕ ਜੇ ਦੇਵ ਬਿਸਾਲੇ। 

ਕਈ ਬਾਰ ਤਿਨ ਸਹੇ ਕਸਾਲੇ'। 

ਵੀਚ ਪੁਰਾਨਨ ਤਿਨ ਕੀ ਗਾਥਾ। 


ਲਿਖੀ ਬਜਾਸ ਬਿਸਤਾਰਹਿ ਸਾਥਾ ॥ ੧੧੦॥ 


ਔਰ ਮੁਹੰਮਦ ਆਦਿ ਪਿਕੰਬਰ। 
ਜਿਨ ਜਗ ਮੈਂ ਵਡ ਕਰੇ ਅਡੰਬਰ'। 
ਦਾਊਦ ਨੂਰ ਅਲੀ' ਲੌ ਵਲੀ”। 


ਮੂਸੇ ਈਸੇ ਕੀ ਨਹਿ ਚਲੀ ॥੧੧੧॥ 
ਇਨ ਭੀ ਸਹੀ ਬਿਪੱਤੀ ਜੇਤੀ। 
ਲਿਖੀ ਹਦੀਸਨ' ਮੈਂ ਵਹੁ ਤੇਤੀ। 


ਅਬਿ ਸੁਨਿ ਆਗੇ ਗੁਰ ਕੀ ਸਾਖੀ। 

ਜੈਸ ਕੈਸ ਨਦੀਆ ਵੋਹ ਲਾਖੀ' ॥ ੧੧੨॥ 
ਰੋਪੜ ਨਗਰ ਤਰਫ ਜਬਿ ਗਏ। 

ਨਗਰ ਵਾਸੀਅਨ ਬੜਨ ਨ ਦਏ। 

ਕੋਪ ਹੋਇ ਗੁਰੁ ਗਿਰਾ ਅਲਾਈ। 

ਜਰ! ਨਹਿ ਯਹਾਂ ਤੁਮਾਰ ਰਹਾਈ ॥ ੧੧੩॥ 
ਬਚਨ ਗੁਰੂ ਕਾ ਪੂਰਨ ਭਯੋ। 

ਉਨ ਕਾ ਬੰਸ ਤਹਾਂ ਨਹਿੰ ਰਹਯੋ। 
ਸਤਿਗੁਰੁ ਗਏ ਕੋਟਲੇ ਓਰੈਂ”। 

ਆਦਰ ਕਰਯੋ ਪਠਾਣਨਿ ਜੋਰੈਂ! ॥੧੧੪॥ 
ਪੈ ਗੁਰੁ ਆਗੇ ਕਰਯੋ ਪਯਾਨਾ। 


।ਠਾਠ ਬਾਠ। 
'ਮੁਹੰਮਦ ਸਾਹਿਬ ਦਾ ਜਵਾਈ। “ਸ਼ਕਤੀ ਵਾਲੇ। 


'ਹਦੀਸ- ਉਹ ਕਿਤਾਬ ਜਿਸ ਵਿੱਚ ਹਜ਼ਰਤ ਮੁਹੰਮਦ ਦੇ 
ਕਥਨ ਅਥਵਾ ਆਚਰਨ ਸਬੰਧੀ ਧਰਮ ਵਯਵਸਥਾ ਹੋਵੇ। 


'ਜਿਵੇਂ ਕਿਵੇਂ ਉਹ ਨਦੀ ਲੈਘੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1707 


ਲਰਬੇ ਹੇਤ ਪਿਖਨ ਅਸਥਾਨਾ। 
ਏਕ ਨਗਰ ਚਮਕੌਰ ਮਝਾਰਾ। 
ਲਰਬੇ ਜੋਗ ਮੁਕਾਨ ਨਿਹਾਰਾ ॥ ੧੧੫॥ 
ਤਿਸ ਮੈਂ ਧਸੇ ਤਬੈ ਗੁਰੁ ਜਾਈ। 
ਲਰਨ ਹੇਤ ਤਹਿਂ ਬਯੋਂਤ ਬਨਾਈ। 
ਸਿੰਘ ਤਹਾਂ ਥੇ ਗੁਰੁ ਢਿਗ ਚਾਲੀ। 
ਸਾਹਿਬਜ਼ਾਦੇ ਜੁਗ ਬਡ ਖਸਾਲੀ' ॥ ੧੧੬॥ 'ਚੰਗੇ ਖ਼ਿਆਲਾਂ ਵਾਲੇ ਦੋਨੋਂ ਵੱਡੇ ਸਾਹਿਬਜ਼ਾਦੇ ਸਨ। 
ਦੋਹਰਾ: 
ਕਰਿ ਬਹੁ ਜੰਗ ਅਨੰਦ ਪੁਰਿ, 
ਫਿਰਿ ਤਜ ਕਰਿ ਵਹਿ ਨੌਰ। 
ਨਾਖ' ਨਦੀ ਤਜਿ ਰੋਪੜੈਂ', 'ਲੈਘ ਕੇ। 
ਥਿਰੇ ਜਾਇ ਚਮਕੌਰ ॥ ੧੧੭॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਆਨੰਦਪੁਰਿ ਛੋਰਨ, ਪ੍ਰਸੰਗ 
ਬਰਨਨੰ ਨਾਮ ਚੈਂਹਸਟਮੋਂ ਬਿਸ੍ਾਮ ॥੬੪॥ 





1708 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੫. (ਚਮਕੌਰ ਦਾ ਜੰਗ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਮਾਛੀਵਾੜੇ ਪਹੁੰਚਣਾ) 


੫ 


ਦੋਹਰਾ: 
ਸਰਦ ਸੁਧਾਰਕ ਤੈ ਸਰਸ, 
ਸੰਵਰ ਸਹਿਸ ਤੈ ਸਾਰ'। 


ਕ੍ਰਾਂਤਿ ਬਦਨਰਵਿ ਬਾਲ ਸਮ, 
ਗੁਰੁ ਬਪੁ ਬਾਲ ਜੁਹਾਰ' ॥੧॥ 


ਜਬਿ ਸਤਿਗੁਰ ਚਮਕੌਰ ਕੀ, 
ਧਸੇ ਹਵੇਲੀ ਜਾਇ। 

ਪਾਛੇ ਦਲ ਤੁਰਕਾਨ ਕਾ, 
ਅਨਗਨ ਪਹੁੰਚਯੋ ਆਇ ॥੨॥ 
ਸ੍ਰੈਯਾ: 

ਨਾਹਰ ਖਾਨ ਮਲੇਰੀ ਹੁਤੋ ਇਕ, 
ਬੀਰ ਵਲੀ ਅਫਗਾਨ ਕਰਾਰਾ'। 


ਸੋ ਗਰਜਯੋ ਢਿਗ ਜਾਇ ਮੁਕਾਨ ਕੈ, 
ਔ ਤਰਜਜੋ' ਗੁਰੁ ਕੋ ਉਨਿ ਭਾਰਾ। 
ਏਕ ਤਜਜੋ ਗੁਰੁ ਬਾਨ ਮਹਾਂ ਖਰ, 

ਸੋ ਅਫਗਾਨ ਧਰਾ ਪਰ ਡਾਰਾ। 

ਬੀਰ ਹਤਯੋ ਪਿਖਿ ਬੀਰ ਅਯੋ ਤਿਹ, 
ਖਿਜਰ ਖ੍ਹਾਜ ਸਰੋਸ ਅਪਾਰਾ' ॥੨॥ 


ਹਿੰਦੁ ਕੇ ਪੀਰ ਸੁਨੋ ਤੁਮ ਬੀਰ, 

ਹਨਯੋ ਮਮ ਬੀਰ' ਅਬੀਰਣ ਮਾਂਹੀਂ। 
ਸੰਮੁਖ ਹੋਇ ਲਰੋਂ ਹਮ ਸੋਂ ਅਬਿ, 
ਤੋਹਿ ਬਲੀ ਲਖ ਹੈਂ! ਹਮ ਤਾਹੀਂ। 

ਯੌ ਸੁਨ ਕੈ ਗੁਰੁ ਆਨਿ ਕਹਜੋ, 
ਅਫਗਾਨ ਬਨੋ ਸਵਧਾਨ ਇਹਾਂ ਹੀ'। 
ਬਾਰੇ' ਕਰੋ ਨ ਡਰੋ ਨ ਟਰੋ ਅਬਿ, 
ਹੌਂਸਰ ਹੈ ਫਿਰ ਤੋ ਮਨ ਮਾਂਹੀਂ' ॥੪॥ 


'ਸਰਦਰੁੱਤ ਦੇ ਚੰਦੂਮਾ ਤੋਂ ਵੀ ਵੱਧ ਅਤੇ ਹਜ਼ਾਰਾਂ (ਸੰਵਰ) 
ਕਾਮਦੇਵਾਂ ਤੋਂ ਵੀ ਸ੍ਰੇਸ਼ਟ ਹਨ। 
'ਚੜ੍ਹਦੇ ਸੂਰਜ ਵਰਗੀ (ਜਿਨ੍ਹਾਂ ਦੇ) ਮੁੱਖ ਦੀ ਸ਼ੋਭਾ ਹੈ (ਐਸੇ) 


ਬਾਲ ਸਰੂਪ (ਸ੍ਰੀ) ਗੁਰੂ (ਹਰਿ ਕ੍ਰਿਸ਼ਨ ਸਾਹਿਬ ਜੀ) ਨੂੰ (ਮੈਂ) 
ਨਮਸਕਾਰ ਕਰਦਾ ਹਾਂ। 


'ਭਰਾ ਮਾਰਿਆ ਦੇਖ ਕੇ ਤਿਸ ਦਾ ਭਰਾ ਸ਼੍ਹਾਜਾ ਖ਼ਿਜ਼ਰ ਬਹੁਤ 
ਗੁੱਸੇ ਨਾਲ ਆਇਆ। 


'ਤੁਸੀਂ ਸੂਰਮੇ ਹੋ ਸੁਣੋ, ਤੁਸਾਂ ਮੇਰਾ ਭਰਾ ਮਾਰ ਦਿੱਤਾ ਹੈ। 
'ਬਲੀ ਜਾਣਾਂਗੇ। 
'ਏਥੇ ਹੀ। 


'ਵਾਰ। 
(ਨਹੀਂ ਤਾਂ) ਫੇਰ ਤੇਰੇ ਮਨ ਵਿੱਚ ਇੱਛਾਰਹਿ ਜਾਵੇਗੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1709 


ਖੈਂਚ ਕਾਮਨ ਸੁ ਕਾਂਨ ਪ੍ਰਮਾਨ', 
ਪਠਾਨਹਿ ਬਾਨ ਕਿਤਾਨ ਤਜਾਨੇ'। 
ਬੀਰ ਬਨੈਤ ਪਟੈਤ ਗੁਰੂ', 

ਸਭਿ ਤਾਂਹਿ ਸਿਲੀਮੁਖ ਕੀਨ ਬਚਾਨੇ'। 
ਫੇਰ ਗੁਰੂ ਬਲਵੰਡ, ਕੁਵੰਡ 

ਪੁਚੰਡ ਅਖੰਡ ਤਜੇ ਸਰ ਤਾਨੇ'। 


ਮਾਰ ਹਿਰਾਨ ਪਠਾਨ ਕਰੇ, 

ਨਿਜ ਜਾਨ ਲੈ ਓਟ ਦਿਵਾਰ ਲੁਕਾਨੇ' ॥੫॥ 
ਔਰ ਘਨੇ ਤੁਰਕੀ ਸਰਦਾਰ, 

ਗਿਰੀਸ ਅਏ ਝੱਟ ਲੈ ਬਹੁ ਸੈਨਾ। 

ਚਾਰ ਦਿਸਾਨ ਤੈ ਘੇਰ ਮੁਕਾਨ ਲਯੋ, 

ਬਲ ਠਾਨ ਸਕੈਂ ਕਰਿ ਜੈ ਨਾ!। 

ਕੇਤਿਕ ਦੂਰ ਸਭੀਤ ਸੁ ਭੀਤ' ਤੈ, 


ਕੀਨ ਸਭੀ ਤਬਿ ਆਹਵ ਐਨਾ। 
ਗੁਲਕਾ ਬਹੁ ਬਾਨ ਲਗੇ ਬਰਸਾਵਨ, 
ਸਾਵਨ ਮੇਂਹ ਸਮਾਨ ਬਨੈਨਾ' ॥੬॥ 
ਦੋਹਰਾ: 

ਘਨ ਢਿਗ ਨਹਿ ਰਹਜੋ ਥਾ, 
ਦਾਰੂ ਸਿੱਕਾ' ਤੀਰ। 
ਯਾਂਹੀ ਤੈ ਕਬਹੀ ਕਬੀ, 

ਗੁਲਕਾ ਤਜੈਂ ਸਧੀਰ ॥ ੭॥ 

ਹੁਤੇ ਗੁਰੂ ਕੇ ਜੁਗਲ ਸੁਤ', 

ਤਹਿ ਠਾਂ ਤਬਿ ਗੁਰੁ ਸਾਥ। 

ਉਨਿ ਮਨ ਮਾਂਹਿ ਵਿਚਾਰਜੋ, 
ਅਬਿ ਦਿਖਰਾਵੈਂ ਹਾਥ ॥੮॥ 

ਹੈ ਯਹਿ ਜਾਨੋਂ ਠੀਕ। 

ਕਾਯਰ ਹੂ ਮਰਨੋ ਨਹੀਂ, 


'ਤੱਕ। 

'ਕਿਤਨੇ ਹੀ ਤੀਰ ਛੱਡੇ। 

'ਗੁਰੂ ਸੂਰਮੇ ਜੋ ਪਟੇ ਬਾਜ਼ ਤੇ (ਬਨੈਤ) ਸਜੇ ਹੋਏ ਸਨ। 
'ਤਿਸ ਦੇ ਸਾਰੇ ਤੀਰਾਂ ਤੋਂ ਆਪਣੇ ਆਪ ਨੂੰ ਬਚਾ ਲਿਆ। 


'ਫੇਰ ਬਲੀ ਸਤਿਗੁਰੂ ਨੇ ਧਨੁਖ, (ਤਾਨੇ) ਖਿੱਚ ਕੇ (ਅਖੰਡ) 
ਲਗਾਤਾਰ (ਪ੍ਰਚੰਡ) ਤਿਖੇ ਤੀਰ ਛੱਡੇ। 


ਕੰਧ ਦੇ ਉਹਲੇ ਲੁਕ ਗਏ। 


'ਫਤਹ ਨਹੀਂ ਕਰ ਸਕਣਗੇ। 
'ਡਰ ਦੇ ਸਹਿਤ ਉਸ ਕੰਧ ਤੋ' ਕਿਤਨੀ ਦੂਰ ਹੋ ਕੇ ਸਾਰਿਆਂ ਨੇ 
ਚੰਗੀ ਤਰ੍ਹਾਂ ਜੰਗ ਕੀਤਾ। 


'ਬਣ ਕੇ। 


'ਬਰੂਦ ਤੇ ਗੋਲੀਆਂ। 


'ਦੋ ਪੁੱਤਰ। 





1710 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੂਝ ਮਰਨ ਰਣ ਨੀਕ ॥ ੯॥ 

ਦੁਰਗਾ ਪਰਗਟ ਕਰਨ ਮੈਂ 

ਬਚਨ ਕਰਯੋ ਗੁਰੁ" ਜੋਇ। “ਦੇਖੋ ਪੂਰਬਾਰਧ ਬਿਸ੍ਰਾਮ ਨੰ: ੬੦ ਅੰਕ ੧੬ ਤੇ " ਨਿਸ਼ਾਨ 
ਦੀ ਪੈਰ ਟੂਕ। 

ਅਬਿ ਸਨਮੁਖ ਲਰ ਅਰਿਨ ਸੋਂ, ਵੈਰੀਆਂ ਨਾਲ। 

ਕਰਿ ਦਿਖਰੱਯੇ ਸੋਇ ॥ ੧੦॥ 

ਯਹਿ ਵਿਚਾਰ ਕਰਿ ਦੁਹਿਨ ਫਿਰ, 

ਸ਼ਸਤ੍ਰ ਬਸਤ੍ਰ ਸਾਜ। 

ਲੈ ਆਇਸ ਗੁਰੁ ਪਿਤਾ ਤੈ, 

ਚਲੇ ਲਰਨ ਹਿਤ ਕਾਜ' ॥੧੧॥ 

ਅਰ ਸਾਹਿਬ ਮਿਿਗੇਸ'। 

ਇਤਯਾਦਿਕ ਗੁਰੁ ਸੁਤਨ ਸੰਗ, 

ਨਿਕਸੇ ਸਿੰਘ ਬਿਸੇਸ ॥੧੨॥ 

ਸੈਯਾ: 

ਗੁਰੁ ਬਾਲਕ ਬਾਲਕ ਰੁਪ ਅਨੁਪਮ, 

ਅੰਗਨਿ ਪੇਖਿ ਅਨੰਗ ਸੁ ਲਾਜੈ'। ਅੰਗਾਂ ਨੂੰ ਵੇਖ ਕੇ ਕਾਮ ਸ਼ਰਮਿੰਦਾ ਹੁੰਦਾ ਹੈ। 

ਅਤਿ ਛੈਲ ਛਬੀਲੇ ਛਟੇ ਛਬਿ ਛੁੰਗਨ, 

ਛੋਭ ਛਕੇ ਛੱਤ੍ਰੀ ਛਿਤ ਛਾਜੈਂ'। 'ਬਹੁਤ ਸੁੰਦਰ ਜਵਾਨ ਬਿਜਲੀ ਵਰਗੀ ਸੋਭਾ ਵਾਲੇ ਗੁੱਸੇ 'ਚ 
ਫਬੇ ਹੋਏ ਸੂਰਮੇ (ਛੁੰਗਨ) ਛਾਲਾਂ ਮਾਰਦੇ ਧਰਤੀ 'ਤੇ ਫਬ ਰਹੇ 
ਹਨ। 

ਰਖਿ ਤਾਲਕ ਖਾਲਕ ਮਾਲਕ ਸੋਂ, 

ਅਰਿ ਗਾਲਕ ਪਾਲਕ ਹਿੰਦੁ ਸੁ ਲਾਜੈਂ'। 'ਪ੍ਰਮੇਸ਼ਰ ਮਾਲਕ ਨਾਲ (ਤਾਲਕ) ਸੰਬੰਧਰੱਖਣ ਵਾਲੇ ਹਨ, 
ਵੈਰੀਆਂ ਨੂੰ ਗਾਲਣ ਵਾਲੇ ਤੇ ਹਿੰਦੂਆਂ ਦੀ ਲੱਜਿਆ ਨੂੰ ਪਾਲਣ 
ਵਾਲੇ ਹਨ। 

ਜਨੁ ਕੰਦਰ ਅੰਦਰ ਤੈ ਨਿਕਸੇ 

ਮ੍ਰਿਗਿੰਦ, ਨਿਹਾਰ ਗਜਿੰਦ ਸਮਾਜੈਂ' ॥੧੩॥ 'ਜਾਣੋ ਤੁਰਕਾਂ ਰੂਪ ਹਾਥੀਆਂ ਦੇ ਸਮੂੰਹ ਨੂੰ ਦੇਖ ਕੇ ਗੜ੍ਹੀ ਰੂਪ 
ਪਹਾੜ ਦੀ ਕੰਦਰਾ ਵਿੱਚੋਂ ਸਾਹਿਬਜ਼ਾਦੇ ਤੇ ਸਿੰਘਾਂ ਰੂਪ ਸ਼ੇਰ 
ਨਿਕਲੇ ਹਨ। 


ਪੇਖਿ ਘਨੇ ਤੁਰਕੀ ਦਲ ਕੌ, 
ਬਲ ਕੌ ਧਰ ਕੈ ਗਰਜੇ ਭਬਕਾਰੇ'। 'ਭਬਕ ਮਾਰ ਕੇ ਗੱਜੇ। 
ਨੂਰ ਚਢਯੋ ਅਤਿ ਭੂਰ ਦਿਪੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) (੬80 


ਮੁਖ ਸੂਰ ਮਨੋ ਨਿਕਸੇ ਜੁਗ ਭਾਰੇ'। 


ਦੇਤ ਫਲੌਗ' ਨਿਸੰਗ ਚਲੇ ਸਿੰਘ, 
ਬੀਰ ਬਨੈਤ' ਬਲੀ ਬਰਿਆਰੇ”। 
ਆਸ ਤਜੀ ਨਿਜ ਜਾਨਨ ਕੀ', 


ਅਰਿ ਹਾਨਨ ਕੀ ਮਨ ਮੈਂ ਦਿਢ ਧਾਰੇ' ॥੧੪॥ 


ਧਾਇ ਧਸੇ ਤਬਿ ਹੀ ਸਭਿ ਹੀ, 
ਅਰਿ ਕੇ ਦਲ ਮੈਂ ਭਲ ਦੈ ਲਲਕਾਰੇ। 
ਲੈ ਸ਼ਮਸ਼ੇਰਨ ਕੌ ਸਮ ਸ਼ੇਰਨ', 
ਜਯੋਂ ਨਟ ਛਾਲੀਆਂ ਦੇਤ ਅਖਾਰੇ। 
ਡਾਲ ਦਈ ਹਲਚਾਲ ਬਿਸਾਲ, 
ਹਨੂ ਸਮ ਅੰਗਦ ਕੇ ਕਿਲਕਾਰੇ'। 


ਪਰਚੰਡ ਬਜਾਰ ਘਮੰਡਹਿ ਫਾਰੇ' ॥ ੧੫॥ 


ਬਾਜਤ ਦੁੰਦਭਿ ਦੀਹ' ਦਸੋ ਦਿਸ, 
ਮਾਰਹਿ ਮਾਰ ਪੁਕਾਰਨ ਸੂਰੈਂ। 
ਤ੍ਯੋਂ ਬਰਛੀ ਅਸਿ ਨੇਜਨ ਕੀ, 
ਚਮਕੈਂ ਦਮਕੈਂ ਦੁਤਿ ਦਾਮਨ ਪੂਰੈਂ'। 


ਬਾਨ ਬੰਦੂਕ ਅਚੂਕ' ਚਲੈਂ ਬਹੁ, 
ਬਹੈ ਬਰ ਹੂਰੈਂ' ॥੧੬॥ 


ਹਿੰਮਤ ਸਿੰਘ ਕਰੀ ਬਦ ਹਿੰਮਤ, 
ਕਿੰਮਤ ਕੇ ਸਰਦਾਰ ਪਛਾਰੇ'। 


ਦੁੱਜਨ ਕੇ ਦਲ ਮੈਂ ਧਸ ਕੈ, 
ਗੁਸ ਕੈ ਬਸ ਕੈ ਬਹੁ ਬਾਨ ਪੁਹਾਰੇ'। 


ਬਹੁਤੀ (ਨੂਰ) ਲਾਲੀ ਚੜ੍ਹੀ ਹੋਈ ਹੈ, ਮੁਖ ਬਹੁਤ ਚਮਕਦੇ 
ਹਨ ਜਾਣੋ ਦੋ ਭਾਰੇ ਸੂਰਜ ਨਿਕਲੇ ਹਨ। 

'ਛਾਲਾਂ ਮਾਰਦੇ। 

'ਸਜੇ ਹੋਏ। “ਲੜਾਕੇ। 

'ਵੈਰੀਆਂ ਦੇ ਮਾਰਨ ਦੀ। 

'ਪੱਕੀ ਧਾਰ ਲਈ। 


'ਹਨੂਮਾਨ ਤੇ ਅੰਗਦ ਵਾਂਗ ਕਿਲਕਾਰੀਆਂ ਮਾਰਦੇ ਹਨ। 


'ਜਿਵੇਂ ਬਿਜਲੀ ਬੱਦਲਾਂ ਵਿੱਚ ਤੜ ਤੜ ਕਰਦੀ ਹੈ ਤੇ ਤਿੱਖੀ 
ਹਵਾ ਬਦਲਾਂ ਦੇ (ਘਮੰਡਹਿ] ਹੰਕਾਰ ਨੂੰ ਪਾੜਦੀ ਹੈ। 
'ਵੱਡੇ ਧੌਂਸੇ। 


'ਤਿਵੇਂ ਬਰਛੀਆਂ ਤਲਵਾਰਾਂ ਤੇ ਨੇਜਿਆਂ ਦੀਆਂ ਚਮਕਾਂ 
ਦਮਕਾਂ ਬਿਜਲੀ ਦੀ ਸੋਭਾ ਨੂੰ ਪੂਰਿਆਂ ਕਰਦੀਆਂ ਹਨ। 

'ਠੀਕ ਨਿਸ਼ਾਨੇ 'ਤੇ ਲੱਗਣ ਵਾਲੀਆਂ। 

'ਕਾਇਰਾਂ ਦੇ (ਬੁੱਲ੍ਹ) ਸੁਕਦੇ ਹਨ ਤੇ ਸੂਰਮੇ ਹੰਕਾਰ ਕਰਦੇ 
ਹਨ। 


'ਜਿਹੜੇ ਨਹੀਂ ਡਰਦੇ ਤੇ ਪਿੱਛੇ ਨਹੀਂ ਹਟਦੇ, ਲੜ ਕੇ ਮਰਦੇ 
ਹਨ ਤਿਨਾ (ਸੁ) ਸ੍ਰੇਸ਼ਟ (ਸੂਰਮਿਆਂ) (ਬਰੈਂ) ਲਾੜਿਆਂ ਨੂੰ 
ਸ੍ਰੇਸ਼ਟ ਹੂਰਾਂ ਵਰਦੀਆਂ ਹਨ। 


'ਕਿੰਮਤ ਦੀ ਫੌਜ ਦੇ ਸਰਦਾਰ ਪਿੱਛੇ ਹਟਾ ਦਿੱਤੇ। (ਕਿੰਮਤ- 
ਇੱਕ ਪਹਾੜੀਏ ਸਰਦਾਰ ਦਾ ਨਾਮ।) 


ਵੈਰੀਆਂ ਦੀ ਫ਼ੌਜ 'ਚ (ਧਸ ਕੇ) ਵੜ ਕੇ (ਗੁਸ ਕੈ) ਘੇਰ ਕੇ 





1712 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖਾਨ ਸਦੀਕ ਕੈ ਜਾਇ ਨਜੀਕ, 

ਕਰਯੋ ਭਟ ਭੈਰ' ਮਹਾਂ ਬਲ ਧਾਰੇ। 

ਮਾਨੋ ਸਰੀਰ ਧਰੇ ਰਸ ਬੀਰ, 

ਅਬੀਰ ਘਨੇ' ਧਰ ਚੀਰ ਸੁ ਡਾਰੇ ॥੧੭॥ 
ਆਨ ਪਰੇ ਚਹੁੰ ਓਰਨ ਤੈ, 

ਬਡ ਜੋਰਨ ਤੈ ਗਢ ਤੋਰਨ ਹਾਰੇ। 

ਪਾਂਚ ਹਜਾਰੀ ਹਜਾਹੀ ਛੇ ਸਾਤਕ, 

ਆਂਤਕ ਕੇ ਕਰ ਜਾਤਕ ਡਾਰੇ'। 


ਆਪਨ ਆਪ ਭਲੇ ਭਟ ਵਾਰੇ”। 

ਨਭ ਹੂਰ, ਧਰਾ ਪਰ ਸੂਰ ਕਹੈਂ ਸਭਿ, 

ਵਾਹਿ ਰੇ ! ਵਾਹਿ ਰੇ ! ਸਿੰਘ ਪਯਾਰੇ ! ॥੧੮॥ 
ਜਬਿ ਸੰਮੁਖ ਜੂਝਿ' ਸ਼ਹੀਦ ਕਰਯੋ ਤਨ, 


ਆਪ' ਗਯੋ ਬਨ ਦੇਵ ਮੁਰਾਰੇ”। 

ਪਿਖਿ ਸਾਹਿਬ ਸਿੰਘ ਉਮਾਹਿਵ ਕੈ, 
ਵਡ ਲਾਹਿਵ ਕੈ ਹਿਤ' ਹੋਇ ਅਗਾਰੇ। 
ਨਿਕਸਜਯੋ ਰਵ ਅੱਟ ਕੈ ਡੱਟ ਗਰੱਟ ਤੈ', 


ਧਾਇ ਪਰਯੋ ਭਟ ਦੈ ਲਲਕਾਰੇ। 
ਨਟ ਏਵ ਪਟਾ ਝਟ ਪੱਟ ਕਟਾ ਕੱਟ, 
ਠੇਲ ਦੱਟਾ ਦੱਟ ਔਨਿ ਬਿਡਾਰੇ' ॥ ੧੯॥ 


ਅਰਿ ਮਾਰ ਅਪਾਰ ਦੁਫਾਰ ਕਰੇ, 

ਰਣ ਘੋਰ ਸਜੋਰ ਮਹਾਂ ਸਜ ਕੈ। 
ਨਟੂਆ ਜਿਮ ਦੈ ਕਰਿ ਛਾਲ ਬਿਸਾਲ, 
ਉਤਾਲ ਕਮਾਲ' ਪਰੈਂ ਭਜ ਕੈ। 

ਮੁਖ ਲਾਲ ਜਮਾਲ ਚਢਯੋ ਭਲ ਭਾਲ, 
ਕਰਾਲ ਦਿਪੈ ਚਖੁ ਕਾਲ ਜਕੈ'। 


(ਬਸ ਕੈ) ਵਸ ਕਰ ਕੇ ਬਹੁਤ ਤੀਰ ਮਾਰੇ। 
'ਜੰਗ। 


'ਬਹੁਤੇ (ਅਬੀਰ) ਕਾਇਰ। 


'(ਆਂਤਕ) ਜਮ ਦੇ (ਕਰ) ਹੱਥ ਵਿੱਚ (ਆਪਣੇ ਆਪ ਨੂੰ) 
(ਡਾਰੇ) ਪਾਉਂਦੇ (ਜਾਤਕ) ਜਾਂਦੇ ਹਨ। ਭਾਵ ਮੌਤ ਦੇ ਮੂੰਹ 'ਚ 
ਜਾ ਪਏ ਹਨ। 


'ਸੂਰਮੇ ਆਪਣੇ ਆਪ ਨੂੰ ਭਲੀ ਤਰ੍ਹਾਂ ਵਾਰਦੇ ਹਨ। 


'ਅਕਾਸ਼ 'ਤੇ ਅਪੱਛਰਾਂ ਤੇ ਧਰਤੀ 'ਤੇ ਸਾਰੇ ਸੂਰਮੇ ਕਹਿੰਦੇ 
ਹਨ। 
'ਸਾਹਮਣੇ ਲੜ ਕੇ। “ਪ੍ਰਕਾਸ਼ ਰੂਪ ਪ੍ਰਮੇਸ਼ਰ ਬਣ ਗਿਆ। 


'ਉਤਸ਼ਾਹ ਕਰ ਕੇ ਵੱਡੇ ਲਾਭ ਵਾਸਤੇ। 


'(ਅੱਟ) ਉੱਚੀ (ਰਵ) ਬੋਲ ਕੇ ਤੇ ਡਟ ਕੇ (ਗਰੱਟ) ਜੱਥੇ 'ਚੋਂ 
ਨਿਕਲਿਆ। 


'ਨਟ ਤੇ ਪਟੇ ਬਾਜ਼ ਦੀ ਤਰ੍ਹਾਂ ਛੇਤੀ ਛੇਤੀ ਕੱਟ ਕੱਟ ਕੇ ਧਕੇਲ 
ਕੇ ਦੜਾ ਦੜ ਧਰਤੀ 'ਤੇ (ਬਿਡਾਰੇ) ਸੁੱਟ ਦਿੱਤੇ। 


'ਬਹੁਤੀ ਛੇਤੀ ਨਾਲ। 


'ਮੁੱਖ ਤੇ (ਭਾਲ) ਮੱਥੇ 'ਤੇ ਚੰਗੀ ਤਰ੍ਹਾਂ ਲਾਲੀ ਤੇ (ਜਮਾਲ) 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1713 


ਜ਼ਖਮੀ ਤਨ ਜੱਦਯਪਿ ਭੂਰ ਭਯੋ, 

ਪਰ ਤੌ ਭਿ ਅਗਾਹਿੰ ਚਲੈ ਗਜ ਕੈ ॥੨੦॥ 
ਤਜੇ ਸਰ ਚੰਡ ਕੁਵੰਡ ਸੰਭਾਰਾ'। 
ਲਾਘਵਤਾ ਸਰ ਛੋਰਨ ਕੀ, 

ਸਮ ਰਾਘਵ ਕੇ ਬਰ ਬੀਰ ਨਿਹਾਰਾ'। 


ਮਾਰ ਘਨੇ ਦੁਸਦੀ ਚੁਸਦੀ, 
ਛਿਸਦੀ ਸਰਦਾਰਨ ਕੋ ਧਰ ਡਾਰਾ'। 


ਹੇਰਿ ਕਹੈਂ ਤੁਰਕੀ ਭਟ ਸਾਫਰੀ', 
ਆਫਰੀਂ ! ਆਫਰੀਂ' ! ਸਿੰਘ ਪਯਾਰਾ ॥੨੧॥ 
ਆਹਿਵ ਕੀਨ ਜਿਤੋ ਦਲ ਚਾਹਿਵ, 
ਹੋਇ ਭਲੇ ਜਨ ਕਾਲ ਮੁਸਾਹਿਬ'। 


ਸਾਹਿਬ ਪੇਖਿ ਪਹਾਰਨ ਕੇ, 
ਸਤ ਧਾਰਨ ਕੇ ਧਨੁ ਧਾਰਨ ਚਾਹਿਬ'। 


ਚਾਹਿਬ ਆਇ ਕਰਯੋ ਭਟ-ਭੇਰ, 
ਪੈ ਹੇਰਿ ਪਰੈਂ ਬਿਨੁ ਦੇਰਹਿ ਰਾਹਿਬ'। 


ਰਾਹਿਬ' ਨਾਮ ਸਦਾ ਉਠ ਕੇ ਜਗਿ, 

ਸਾਹਿਬ ਸਿੰਘ ਜਿਵੇਂ ਜੁ ਲਰਾਹਿਬ' ॥੨੨॥ 
ਫਿਰਿ ਆਨਿ ਅਨੀ ਤੁਰਕੀ ਸਘਨੀ', 

ਇਕ ਬਾਰਹਿ ਬਾਰ ਅਪਾਰ ਕਰੇ। 

ਜਮ ਕੀ ਫਿਰ ਜਯੋਂ ਨ ਤਗੀਦ ਪਰੇ'। 


ਸੁੰਦਰਤਾ ਚੜ੍ਹੀ ਹੋਈ ਹੈ। ਡਰਾਉਣੇ ਨੇਤਰ ਚਮਕਦੇ ਹਨ (ਜਿਨ੍ਹਾਂ 


ਰਾ ਦਾ ਣ ਹ 


ਨੂੰ ਦੇਖ ਕੇ) ਕਾਲ ਵੀ ਜਕਦਾ (ਝਿਜਕਦਾ) ਹੈ। 


'ਇਸ ਤਰ੍ਹਾਂ (ਅਖੰਡ) ਲਗਾਤਾਰ (ਪ੍ਰਚੰਡ) ਤਿੱਖਾ (ਘੁਮੰਡ) 
ਜੰਗ ਪਾ ਕੇ ਧਨੁਖ ਸੰਭਾਲ ਕੇ ਤਿੱਖੇ ਤੀਰ ਛੱਡੇ। 


'ਸ੍ਰੇਸ਼ਟ ਸੂਰਮਾ ਤੀਰ ਛੱਡਣ ਦੀ (ਲਾਘਵਤਾ) ਫੁਰਤੀ 
ਵਿੱਚਰਾਮ ਚੰਦਰ ਵਾਂਗ ਦੇਖਿਆ। 


'ਦੋ ਸੌ, ਚਾਰ ਸੌ ਤੇ ਛੇ ਸੌ (ਫੌਜ ਦੇ) ਬਹੁਤੇ ਸਰਦਾਰਾਂ ਨੂੰ ਮਾਰ 
ਕੇ ਧਰਤੀ 'ਤੇ ਸੁੱਟ ਦਿੱਤਾ। 

'ਸਾਫ਼ (ਸਪੱਸ਼ਟ) ਹੀ ਕਹਿੰਦੇ ਹਨ। 

'ਸ਼ਾਬਾਸ਼ ਸ਼ਾਬਾਸ਼। 


'ਜੰਗ ਕੀਤਾ ਜਿੰਨਾ ਤੁਰਕੀ ਦਲ ਚਾਹੁੰਦਾ ਸੀ ਜਾਣੋ ਚੰਗੀ ਤਰ੍ਹਾਂ 
ਕਾਲ ਦੇ (ਮੁਸਾਹਿਬ) ਸਾਥੀ ਹੋ ਕੇ। 


'ਸੱਤ ਧਾਰਾਂ ਦੇ ਪਹਾੜੀ ਰਾਜੇ, ਵੇਖ ਕੇ ਧਨੁਸ਼ ਧਾਰਨਾ ਚਾਹੁੰਦੇ 
ਹਨ)। 


(ਪਹਾੜੀ ਸੂਰਮੇ) ਚਾਹ ਕੇ ਜੰਗ ਤਾਂ ਆ ਕਰਦੇ ਹਨ (ਪਰ 
ਸਿੰਘਾਂ ਨੂੰ) ਦੇਖ ਕੇ ਬਿਨਾਂ ਦੇਰੀ ਤੋਂ (ਰਾਹਿਬ) ਰਸਤੇ ਪੈ ਜਾਂਦੇ 
ਹਨ (ਭਾਵ ਦੌੜ ਜਾਂਦੇ ਹਨ)। 

'(ਰਾਹਿਬ]ਰਹਿਠਗੇ। 

'ਲੜਨਗੇ। 

'ਤੁਰਕਾਂ ਦੀ ਬਹੁਤੀ ਫ਼ੌਜ। 


'ਸਾਹਿਬ ਸਿੰਘ ਨੇ ਸ਼ਹੀਦ ਹੋ ਕੇ ਸਚਖੰਡ ਦੀ (ਰਸੀਦ) ਪਹੁੰਚ 
ਲੈ ਲਈ ਜਿਸ ਕਰ ਕੇ ਫੇਰ ਜਮਾਂ ਦਾ (ਤਗੀਦ) ਸੱਦਾ ਨ ਪਵੇ। 





1714 


ਪਿਖਿ ਹੂਰਨ ਸੂਰਨ ਪੂਰਨ ਮੋਦ ਛਯੋ 
ਮਨ', ਕਾਇਰ ਕੂਰ ਡਰੇ। 


ਬਰ ਕੈ ਕਰਨੀ ਧਰਨੀ ਪਰ ਕੈ, 

ਲਰ ਕੈ' ਇਮ ਦੋਇ ਪਯਾਰੇ ਮਰੇ ॥੨੩॥ 
ਗਜ ਝੁੰਡਨ ਕੋ ਪਿਖਿ ਸ਼ੇਰ ਦਬੈ ਕਿਮ, 
ਕੂੰਜਨ ਕੋ ਪਿਖ ਕੈ ਬਹਿਰੀ'। 


ਮਧ ਗੋਲ' ਸੁ ਢੋਲ ਅਮੋਲ ਬਜੇ, 
ਕਿਮ ਅੱਡੀ ਨਚਾਰ ਰਹੇ ਠਹਿਰੀ। 
ਹਰਿ ਬਾਹਨ ਨਾਹਨ ਹੇਰਿ ਟਰੈ, 
ਕਿ ਨ ਆਹਨ ਸਾਂਪ ਘਨੇ ਜਹਿਰੀ'। 


ਤਿਮ ਮੋਹਕਮ ਸਿੰਘ ਰਹੈ ਦਬ ਕ੍ਯੋਂ, 

ਜਬਿ ਸੰਮੁਖ ਸੱਤ ਅਨੀ ਗਹਿਰੀ' ॥੨੪॥ 
ਜਬਿ ਪਯਾਰੇ ਉਦਾਰੇ ਸੁ ਭਾਰੇ ਬਿਰਾਦਰ, 
ਪਯਾਲੇ ਨੁਵਾਲੇ ਕੇ ਸੀਰੀ ਜੁਝੇ'। 


ਪਿਖਿ ਮੋਹਕਮ ਸਿੰਘ ਹਨੀ ਹਨਵਾਰ, 
ਲਿਯੇ ਕਰਵਾਰ ਸੁ ਢਾਰ ਉਝੇ'। 

ਤੜਕਯੋ ਭੜਕਜਯੋ ਤੜਤਾ ਅਗਨੀ ਜਿਮ, 
ਅ ਗੜਕਜੋ ਜਨੁ ਮੇਘ ਦੁਜੇ'। 
ਤੁਰਕਿੰਦਨ ਪੈ ਤਿਮ ਸਿੰਘ ਸੁਝੇ' ॥੨੫॥ 


ਕਬਿੱਤ: 

ਡਾਟਜੋ ਕਾਟਯੋ ਦੁੱਜਨ ਕੋ ਆਛੇ ਠਹਿਰ ਠਹਿਰ 
ਕੈ'। 

ਫਤੇ ਗੁਰੂ ਗੁਬਿੰਦ ਜੂ ਮ੍ਰਿਗੰਦ ਕੀ ਬੁਲਿੰਦ ਬੋਲਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਸੂਰਮਿਆਂ ਨੂੰ ਦੇਖ ਕੇ ਅਪੱਛਰਾਂ ਦੇ ਮਨ ਵਿੱਚ ਬਹੁਤਾ ਅਨੰਦ 
ਭਰ ਗਿਆ। 


'ਸ੍ਰੇਸ਼ਟ ਕਰਨੀ ਕਰਕੇ, ਲੜ ਕੇ ਤੇ ਧਰਤੀ 'ਤੇ ਪੈ ਕੇ। 


'ਕੂੰਜਾਂ ਨੂੰ ਵੇਖ ਕੇ ਬਹਰੀ (ਸ਼ਿਕਾਰੀ ਜਾਨਵਰ) ਕਿਵੇਂ ਦਬ 
ਸਕਦੀ ਹੈ। 
'ਅਖਾੜੇ ਵਿੱਚ। 


'(ਹਰਿ ਬਾਹਨ) ਗਰੁੜ ਵੇਖ ਕੇ ਨਹੀਂ ਟਲਦਾ ਭਾਵੇਂ ਬਹੁਤੇ 
ਜ਼ਹਿਰੀ ਸੱਪ ਕਿਉਂ ਨ ਆਉਣ। 


'ਜਦ ਸਾਹਮਣੇ ਵੈਰੀਆਂ ਦੀ ਬਹੁਤੀ ਫ਼ੌਜ ਹੋਵੇ। 


'ਗੁਰੂ ਕੇ ਬਹੁਤੇ ਪਿਆਰੇ, ਸਕੇ ਭਰਾਵਾਂ ਵਾਂਗ ਇਕੱਠਾ ਖਾਣ 
ਪੀਣ ਦੇ (ਸੀਰੀ) ਸਾਂਝ ਵਾਲੇ ਸ਼ਹੀਦ ਹੋ ਗਏ। 


'ਤਲਵਾਰ ਤੇ ਚੰਗੀ ਢਾਲ ਲੈ ਕੇ (ਉਝੇ) ਉਛਲੇ। 


'ਬਿਜਲੀ ਵਾਂਗ ਤੜਕਿਆ, ਅੱਗ ਵਾਂਗ ਭੜਕਿਆ ਤੇ ਐਉਂ 
ਗੱਜਿਆ ਜਾਣੋ ਦੂਜਾ ਬੱਦਲ ਹੈ। 


ਜਿਵੇਂ ਬਹੁਤੇ ਹਰਨਾਂ ਤੇ ਹਾਥੀਆਂ ਉਪਰ ਸ਼ੇਰ ਪੈਂਦੇ ਹਨ ਤਿਵੇਂ 
ਤੁਰਕਾਂ ਦੇ ਮੁਖੀਆਂ 'ਤੇ ਸਿੰਘ ਪੈਂਦੇ (ਸੁਝੈ) ਨਜ਼ਰ ਆਉਂਦੇ 
ਹਨ। 


'ਅੰਗਦ ਵਾਂਗ ਹਠੀ ਸਿੰਘ ਸੂਰਮੇ ਧਰਤੀ 'ਤੇ ਪੈਰ (ਰੋਪ) 
ਜਮਾਉਂਦੇ ਹਨ ਅਤੇ ਚੰਗੀ ਤਰ੍ਹਾਂ ਖਲੋ ਖਲੋ ਕੇ ਵੈਰੀਆਂ ਨੂੰ 
ਤਾੜਦੇ ਤੇ ਕੱਟਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕੈ'। 
ਲੁੱਥ ਪੈ ਚਢਾਈ ਲੁੱਥ ਕੀਨੇ ਬਹੁ ਤੁੱਥ ਮੁੱਥ', 
ਦਾਂਤ ਲੈ ਤਨੂਕਾ ਅਰਿ ਭਾਗੇ ਹਹਿਰ ਹਹਿਰ ਕੈ'। 


॥੨੬॥ 

ਉਛਰਿ ਉਛਰਿ ਸਿੰਘ ਬਾਹੈਂ ਤੇਗ ਝੱਟ ਝੱਟ। 
ਝੂਮ ਝੂਮ ਝੁਕ ਝੁਕ ਝਜਕ ਝਜਕ ਬੀਰ, 
ਖੇਲਤ ਖਿਲਾਰੀ ਖੇਤ ਪਟੇ ਬਾਜ ਦੱਟ ਦੱਟ'। 


ਝੂੰਡਨ ਕੇ ਝੁੰਡਰੁੰਡ ਮੁੰਡ ਤੁੰਡ ਤੋਰ ਕੈ, 

ਬਿਥੋਰ ਕੈ ਅਪਾਰੇ ਨਯਾਰੇ ਨਯਾਰੇ ਡਾਰੇ ਕੱਟ 
ਕੱਟ'। 

ਸਯਾਲ' ਗੀਧ? ਜੋਗਨੀ ਪ੍ਰੇਤ ਭੈਰੋਂ ਭੂਤ ਕਾਲੀ, 
ਖਾਵੈਂ ਪਲ' ਪੀਵੈਂ ਖੂੰਨ ਪਯਾਲੇ ਭਰਿ ਗੱਟ ਗੱਟ? 
॥੨੭॥ 

ਘਾਲੀ ਤੇਗ ਬੇਗ ਸੰਗ ਮੁਹਕਮ ਮੁਹਕਮ ਸਿੰਘ', 
ਪਰੀ ਹਲਚਾਲੀ ਚਹੂੰ ਚੱਕਨਿ ਬਿਸਾਲੀ ਹੈ। 
ਭਾਰੀ ਥਰਥੱਲਾ ਬ੍ਰਹਮੰਡ ਮੈਂ ਅਵੱਲਾ' ਪਰਸੋ, 
ਉਦਧਿ ਉਛੱਲਾ ਹੱਲਾ ਮੇਰੁ ਧਰ ਚਾਲੀ ਹੈ'। 


(ਰਾ ੪ 


ਕਮਨ ਕੜੱਕੈ ਕੋਲ ਭੁਜੰਗ ਭੜੱਕੈ ਬੈਲ 
ਦਿਗਜ ਦੜੱਕੈ ਐ ਧੜੱਕੈ ਦੇਵ ਜਾਲੀ ਹੈ'। 


1715 


'(ਘਹਿਰ ਘਹਿਰ) ਘੇਰ ਘੇਰ ਕੇ ਤਲਵਾਰ ਦਾ ਵਾਰ ਕਰ ਕੇ 
ਮਾਰ ਦੇਂਦੇ ਹਨ। 

(ਕੱਟ ਵੱਢ ਕੇ) ਬਹੁਤੇ ਗੋਲ ਮੋਲ ਕਰ ਦਿੱਤੇ। 

ਦੰਦਾਂ 'ਚ ਕੱਖ ਲੈ ਕੇ ਵੈਰੀ (ਹਹਿਰ ਹਹਿਰ) ਡਰ ਡਰ ਕੇ 
ਭਜਦੇ ਹਨ। 

'ਸ਼ੇਰਾਂ ਵਾਂਗ। 

'(ਗਹਰ ਗਹਰ ਕੈ) ਦਬੱਲ ਦਬੱਲ ਕੇ ਭਾਵ ਬਹੁਤ ਜ਼ੋਰ ਨਾਲ। 


'ਗਤਕੇ ਬਾਜ਼ ਖਿਲਾੜੀ ਸੂਰਮੇ ਸਿਰ ਹਿਲਾ ਹਿਲਾ ਕੇ ਨਿਉੱ 
ਨਿਉਂ ਕੇਰੁਕਰੁਕ ਕੇ ਜੰਗ ਭੂਮੀ ਵਿੱਚ ਭਟ ਡਟ ਕੇ ਖੇਡਦੇ 
ਹਨ। 


'ਟੋਲਿਆਂ ਦੇ ਟੋਲੇ (ਫੌਜੀਆਂ ਦੀਆਂ) ਧੜਾਂ ਨਾਲੋਂ ਸਿਰ (ਕੱਟ 
ਕੱਟ ਕੇ ਤੇ ਬਹੁਤੇ) ਸਿਰਾਂ ਨਾਲੋਂ ਮੂੰਹ ਤੋੜ ਕੇ ਖਿਲਾਰ ਕੇ ਵਖ 
ਵਖ ਸੁੱਟ ਦਿੱਤੇ। 

'ਗਿੱਦੜ। “ਗਿਰਝਾਂ। 

'ਮਾਸ। “ਗਟ ਗਟ ਸ਼ਬਦ ਕਰ ਕੇ ਭਾਵ ਇੱਕੇ ਸਾਹ। 


'ਮੁਹਕਮ ਸਿੰਘ ਨੇ ਬੜੀ (ਮੁਹਕਮ) ਪਕਿਆਈ ਤੇ (ਬੇਗ 
ਸੰਗ) ਛੇਤੀ ਨਾਲ ਤਲਵਾਰ (ਘਾਲੀ) ਵਾਹੀ। 


'ਅਣੋਖਾ। 
'ਸਮੁੰਦਰ ਉਛਲ ਪਿਆ, ਸੁਮੇਰ ਪਰਬਤ ਹਿੱਲ ਗਿਆ, ਧਰਤੀ 
ਡੋਲਣ ਲੱਗ ਪਈ। 


'ਕੱਛੂ (ਜੋ ਧਰਤੀ ਹੇਠ ਮੰਨਿਆ ਹੈ) ਕੜਕਣ ਲੱਗ ਪਿਆ, 
(ਕੋਲ) ਸੂਰ ਤੇ (ਭੁਜਂਗ) ਸੇਸ਼ ਨਾਗ ਭੜਕ ਪਏ, (ਬੈਲ) ਧੌਲਾ 
ਬੈਲ ਤੇ ਦਿਸ਼ਾ ਦੇ ਹਾਥੀ (ਦੜੱਕੈ) ਘਾਬਰ ਗਏ ਅਤੇ (ਦੇਵ 
ਜਾਲੀ) ਸਾਰੇ ਦੇਵਤੇ ਧੜਕਣ ਲੱਗ ਪਏ। 





1716 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੱਲਾ ਹੱਲਾ ਪਾਰਤ ਅਵੱਲਾ ਸਿੰਘ ਖਯਾਲੀ ਹੈਂ! '(ਅਵੱਲਾ) ਅਣੌਖੇ ਖਿਆਲ ਵਾਲੇ ਸਿੰਘ ਹੱਲੇ ਤੇ ਹੱਲਾ ਪਾਉਂਦੇ 
॥੨੮॥ ਭਾਵ ਕਰਦੇ ਹਨ। 


ਸ੍ਰੋਯਾ: (2 ੯ 2੩੨ 

ਇਤ ਤੈ ਸਿੰਘ ਕੇਹਰ ਜਯੋਂ ਗਰਜੈ, 

ਤਰਜੈ ਭਟ ਭੇਰ ਰਹਯੋ ਕਰਿ ਕੈ'। 'ਜੰਗ ਕਰਦਾ ਹੋਇਆ ਤਾੜ ਰਿਹਾ ਹੈ। 

ਬਹੁ ਘਾਉ ਭਏ ਤਨ ਖੂੰਨ ਭਿਗਜੋ, 

ਜਨੁ ਫਾਗ ਮੈਂ ਬਾਗ ਰਹਜਯੋ ਤਰ ਕੈ'। '(ਫਾਗ) ਹੋਲੀ ਵਿੱਚ (ਬਾਗ] ਪੁਸ਼ਾਕਾ ਤਰ ਹੋ ਰਿਹਾ ਹੈ। 

ਉਤ ਤੈ ਨਿਕਸਯੋ ਇਕ ਬੀਰ ਅਮੀਰ, 

ਬਜੀਰ ਅਲੀ' ਸੁ ਬਲੀ ਬਰ ਕੈ?। ਨਾਮ। “ਬਲ ਕਰਕੇ। 

ਕਰਵਾਰਨ ਕੇ ਕਰਿ ਵਾਰ ਉਠੈ, 

ਇਕ ਬਾਰਹਿ ਜੁਝ ਗਏ ਅਰ ਕੈ' ॥ ੨੯॥ 'ਤਲਵਾਰਾਂ ਦੇ ਵਾਰ ਕਰ ਕੇ ਦੋਵੇਂ ਇੱਕੋ ਵੇਰਾਂ ਅੜ ਕੇ ਸ਼ਹੀਦ 


ਹੋ ਗਏ। 
ਜੂਝ ਗਏ ਜਬਿ ਤੀਨਹੁ ਬੀਰ, 
ਪਯਾਰੇ ਮਹਾਂ ਰਣ ਕੈ ਬਲਵਾਰੇ। 
ਕਰਿ ਜੰਗ ਅਭੰਗ ਉਮੰਗ ਸੰਗਾਰੇ। 
ਮਾਰ ਸੁਦਾਰ ਤੁਰਕਾਨ ਅਪਾਰੇ। 
ਮੋਦ ਭਰੇ ਗੁਰੁ ਹੇਰਿ ਰਹੇ ਰਰ, 
ਧੰਨ ਗੁਰੂ ਸਿਖ ਧੰਨ ਪਯਾਰੇ' ॥ ੩੦ ॥ ਅਨੰਦ 'ਚ ਭਰੇ ਸਤਿਗੁਰੂ ਦੇਖ ਕੇ ਕਹਿ ਰਹੇ ਹਨ ਕਿ ਧੰਨ 
ਰਹ ਗੁਰੂ ਕੇ ਸਿੱਖ ਹਨ ਅਤੇ ਗੁਰੂ ਕੇ ਪਿਆਰੇ ਵੀ ਧੰਨ ਹਨ। 
ਸਿੰਘਨਿ ਆਯੁਧ ਖੂਬ ਕਰੇ, 


ਬਲ ਧਾਰ ਹਰੇ ਅਰਿ ਪੁੰਜ ਜਬੈ ਹੀ'। 'ਜਦੋਂ ਸਿੰਘਾਂ ਨੇ ਬਲ ਧਾਰ ਕੇ ਚੰਗੀ ਤਰ੍ਹਾਂ (ਆਯੁਧ) ਸ਼ਸਤਰ 


ਚਲਾਏ ਤਾਂ ਬਹੁਤ ਵੈਰੀ ਮਾਰ ਦਿੱਤੇ। 
ਹਤ ਕੈ ਦਸ ਬੀਸਨ ਕੋ ਇਕ ਏਕ, 
ਪਰੇ ਧਰ ਹੋਇ ਸ਼ਹੀਦ ਸਬੈ ਹੀ। 
ਜਾਇ ਬਸੇ ਗੁਰੁ ਲੋਕ ਵਿਖੇ, 
ਜਸ ਲੋਕ ਪ੍ਰਲੋਕਹਿ ਪੂਰ ਅਬੈ ਹੀ। 
ਪਿਖ ਕੈ ਗੁਰੁ ਪੂਤ ਸਪੂਤਨਿ ਸੋ, 
ਪੁਰਹੂਤਨ ਹੈ ਮਜਬੂਤ ਤਬੈ ਹੀ' ॥ ੩੧॥ 'ਗੁਰਾਂ ਦੇ (ਪੂਤ) ਪਵਿੱਤ੍ਰ ਸੁਪੱਤ੍ਰਾਂ ਨੇ (ਸੋ) ਉਹਨਾਂ (ਸਿੰਘਾਂ) ਨੂੰ 
੍‌ ੨ (ਸ਼ਹੀਦ ਹੋਇਆਂ) ਵੇਖ ਕੇ ਤਦੋਂ ਇੰਦ੍ਰਾਂ (ਵਾਂਗ) ਮਜ਼ਬੂਤ ਹੋ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1) 


ਧਰਿ ਧੀਰ ਜੁੱਝਾਰ ਜੁਝਾਰ ਹਰੀ, 
ਅਸਿ ਧਾਰਿ' ਹਜਾਰਨ ਕੇ ਸਿਰ ਕੱਟੇ। 


ਅਰਿ ਮਾਰਿ ਸਥਾਰ ਅਪਾਰ ਕਰਯੋ, 

ਤੁਰਕੀ ਸਰਦਾਰ ਨਿਹਾਰਿ ਦਬੁੱਟੇ'। 

ਯਹਿ ਬਾਲਕ ਹੈਂ ਜੁਗ' ਕਾਲ ਕਿਧੋ, 

ਕਹਿ ਕੈ ਇਮ ਆੰਗੁਰੀ ਦਾਂਤਨ ਘੁੱਟੇ ॥ ੩੨ ॥ 
ਰਵ ਘੋਰ ਰਰੈਂ ਅਰਿ ਆਨਿ ਝਪਾਟੈ”। 
ਸਿੰਘ ਅਜੀਤ ਅਜੀਤ ਅਭੀਤਹਿ, 

ਬੀਰ ਲਰੈਂ ਮਨਿ ਭੀਰੁ ਨ ਹਾਟੈਂ”। 


ਖਰ ਬਾਨਨ' ਐ ਕਿਰਪਾਨਨ ਸੋਂ, 
ਤੁਰਕਾਨਿਨ ਕੇ ਦੁਰ-ਆਨਨ ਕਾਟੈਂ'। 
ਬ੍ਰਿੰਦ ਮਤੰਗਨ ਮੈਂ ਜੁਗ ਸ਼ੇਰ, 

ਕਿ ਪੁੰਜ ਪਤੰਗਨ ਮੈਂ ਜੁਗ ਲਾਟੈਂ” ॥੩੨੩॥ 
ਕਰੀ ਬਹੁ ਖੰਡਨ ਸੈਨ ਅਰੀ ਕੀ'। 

ਯੌ ਬਿਚਲਯੋ ਦਲ ਦੁੱਜਨ ਕੋ, 

ਪਿਖਿ ਕੇਹਰ ਜਜੋਂ ਗਤਿ ਬ੍ਰਿੰਦ ਕਰੀ ਕੀ'। 
ਆਪਸ ਮੈਂ ਤੁਰਕੀ ਸਰਦਾਰ, 

ਕਹੈਂ ਘਬਰਾਇ ਜੁਬਾਨਿ ਬਰੀਕੀ'। 

ਕਾਲ ਕੀ ਜੀਹ ਕਿ ਮੌਤ ਕੀ ਲੀਹ, 

ਕਿ ਸਾਂਪਨਿ ਤੇਗ ਜੁਝਾਰ ਹਰੀ ਕੀ' ॥੩੪॥ 


ਕੇ। 


'(ਜੁਝਾਰ) ਲੜਾਕੇ ਯੋਧੇ ਸਾਹਿਬਜ਼ਾਦਾ ਜੁਝਾਰ ਸਿੰਘ ਨੇ 
ਧੀਰਜਰੱਖ ਕੇ ਤੇ ਤਲਵਾਰ ਪਕੜ ਕੇ। 


'ਜੰਗ 'ਚ (ਨਿਰੁਧ]ਰੁਕ ਕੇ ਕ੍ਰੋਧਵਾਨ ਹੋ ਕੇ ਬਹੁਤ (ਉੱਧਤ) 
ਉਤਸ਼ਾਹ ਤੇ ਸੇਸ਼ਟ ਬੁੱਧੀ ਨਾਲ ਜੰਗ 'ਚ ਜੁੱਟ ਪਏ। 


ਦਬ ਗਏ। 
'ਦੋ। 


'ਡਰਾਉਣੀਆਂ ਅਵਾਜ਼ਾਂ ਬੋਲਦੇ ਹਨ ਆ ਕੇ ਵੈਰੀਆਂ ਤੇ 
(ਝਪਾਟੈਂ) ਹਮਲਾ ਕਰਦੇ ਹਨ। 


'ਸਾਹਿਬ ਅਜੀਤ ਸਿੰਘ ਆਦਿ ਅਜਿੱਤ ਤੇ ਨਿੱਡਰ ਸੂਰਮੇ 
ਲੜਦੇ ਹਨ, ਮਨ ਦੇ (ਭੀਰੁ) ਕਾਇਰ ਹੋ ਕੇ ਪਿੱਛੇ ਨਹੀਂ 
ਹਟਦੇ। 

'ਤਿੱਖੇ ਤੀਰਾਂ। 

'ਖੋਟੇ ਮੂੰਹ ਕੱਟਦੇ ਹਨ। 


'ਬਹੁਤੇ ਹਾਥੀਆਂ 'ਚ ਦੋ ਸ਼ੇਰ ਹਨ ਜਾਂ ਬਹੁਤੇ ਭਮੱਕੜਾਂ ਵਿੱਚ ਦੋ 
(ਅੱਗ ਦੀਆਂ) ਲਾਟਾਂ ਹਨ। 


'ਬਹੁਤਾ (ਪੁਚੰਡ) ਤਿੱਖਾ (ਘੁਮੰਡ) ਜੰਗ ਪਾ ਕੇ ਵੈਰੀਆਂ ਦੀ 
ਬਹੁਤੀ ਫ਼ੌਜ ਟੁਕੜੇ ਕਰ ਦਿੱਤੀ। 


ਇਉਂ (ਦੁੱਜਨ) ਵੈਰੀਆਂ ਦਾ ਦਲ (ਬਿਚਲਯੋ) ਖਿੰਡ ਗਿਆ 
ਜਿਵੇਂ ਸ਼ੇਰ ਨੂੰ ਵੇਖ ਕੇ ਬਹੁਤੇ ਹਾਥੀਆਂ ਦੀ ਹਾਲਤ ਹੁੰਦੀ ਹੈ। 


'ਬਰੀਕ ਜ਼ਬਾਨ ਨਾਲ ਭਾਵ ਬਹੁਤ ਹੌਲੀ। 


'ਜੁਝਾਰ ਸਿੰਘ ਦੀ ਤਲਵਾਰ ਕਾਲ ਦੀ ਜ਼ਬਾਨ ਹੈ ਜਾਂ ਮੌਤ ਦੀ 





1718 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੇਰਿ ਹਿਰਾਨ ਰਹੀ ਤੁਰਕਾਨਿ', 

ਸੁ ਭੌਂਹ ਭਈ ਸਬਿ ਕੀ ਤਬਿ ਢਿੱਲੀ। 
ਲਾਘਵਤਾ' ਗੁਰੁ ਪੂਤਨ ਕੀ ਪਿਖਿ, 
ਉਤਨ ਕੀ' ਉਰਿ ਧੀਰਜ ਹਿੱਲੀ। 
ਰੀਝ ਰਹੇ ਪਿਖਿ ਸੂਰ ਸਹੀ' ਸਭਿ, 
ਕੂਰਨ ਕੋ ਕਰਿ ਹੈਂ ਇਮ ਖਿੱਲੀ'। 
ਮੂਸਨ' ਘੀਸਨ ਮਾਰਨ ਹਾਰ, 


ਸ਼ਿਕਾਰ ਬਘਯਾਰ ਕਰੈ ਕਿਮ ਬਿੱਲੀ ॥ ੨੫ ॥ 


ਫੇਰ ਝੁਕੇ ਕਰਵਾਰਨ ਲੈ, 
ਕਰਿ ਵਾਰਨ ਕੌਰਣ ਪਾਰਨ ਕੋਵਾ'। 


ਗੁਰੁ ਪੂਤ ਭਟਾਂ ਨਟ ਜਯੋਂ ਉਛਲੈਂ', 
ਪੁਛਲੈਂ ਕੁ ਛਲੈਂ ਸੁ ਚਲੈਂ ਅਰਿ ਖੋਵਾ'। 


ਬਿਜਰੀ ਜਿਮ ਦਾਹਿਤ, ਗਾਹਿਤ ਸੈਨ 
ਅਰੀਨ, ਕਰੀ ਬਨ ਕੇਲਨ ਜੋਵਾ'। 


ਪਿਖ ਕੈ ਰਜਪੂਤ ਬਡੇ ਮਜਬੂਤ, 
ਪਠਾਨ ਮੁਗੱਲ ਭਗੇ ਕਰਿ ਤੋਵਾ ॥ ੩੬॥ 
ਮਾਰਹਿ ਮਾਰ ਹਕਾਰ ਸੁ ਕੂਕੈਂ'। 


ਐਂ ਝਪਟਾਇ ਪਰੈਂ ਕਿਚਕਾਇ, 

ਅਰੀ ਦਲ ਮੱਧ ਛਲੌਗ ਦੁਊ ਕੈ'। 
ਕੇਤਿਕ ਕੇ ਝਟ ਪੱਟ ਅਰੂਕੈ'। 

ਬਖੇਰ ਦਏ ਭਰਿ ਕੁੰਡ ਲਹੂ ਕੈ' ॥ ੩੭ ॥ 


ਪਗਡੰਡੀ ਹੈ ਜਾਂ ਸੱਪਣੀ ਹੈ। 
'ਤੁਰਕਾਂ ਦੀ ਫ਼ੌਜ। 


'ਫ਼ੁਰਤੀ। 

ਮੂਰਖਾਂ ਦੀ। 
ਠੀਕ ਤਰ੍ਹਾਂ। 
'ਕਾਇਰਾਂ ਨੂੰ ਇਸ ਤਰ੍ਹਾਂ ਹਾਸੀ ਕਰਦੇ ਹਨ। 


ਫੇਰ ਹੱਥਾਂ 'ਚ ਤਲਵਾਰਾਂ ਲੈ ਕੇ (ਝੁਕੇ) ਅੱਗੇ ਵਧੇ ਵਾਰ ਕਰ ਕੇ 
ਜੰਗ ਪਾਇਆ। 


'ਗੁਰਾੰ ਦੇ (ਭਟਾਂ) ਸੂਰਮੇ ਪੁੱਤਰ ਨਟਾਂ ਵਾਂਗ ਉਛਲਦੇ ਪੁਛਲਦੇ 
ਹਨ ਤੇ ਵੈਰੀਆਂ ਨੂੰ ਛਲ ਕੇ ਨਾਸ ਕਰਦੇ ਜਾਂਦੇ ਹਨ। 


'ਦੁਸ਼ਮਣਾਂ ਦੀ ਫ਼ੌਜ ਨੂੰ ਬਿਜਲੀ ਵਾਂਗ ਸਾੜਦੇ ਹਨ ਤੇ ਕੇਲਿਆਂ 
ਦੇ ਬਨ ਨੂੰ ਹਾਥੀ ਵਾਂਗ (ਗਾਹਿਤ) ਲਿਤਾੜਦੇ ਦੇਖੀਦੇ ਹਨ। 


'ਜਗਤ ਦੇ ਨਮਸਕਾਰ ਕਰਨ ਜੋਗ (ਕਲਗੀਧਰ) ਦੇ ਸਪੁੱਤੁ 
ਵੈਰੀਆਂ ਨੂੰ ਨਾਸ ਕਰਨ ਵਾਲੇ ਮਾਰ ਲੌ ਮਾਰ ਲੌ (ਹਕਾਰ) ਬੋਲ 
ਕੇ ਕੂਕਦੇ ਹਨ। 


'ਫੇਰ ਝਪਟ ਮਾਰ ਕੇ ਤੇ ਕਚੀਚੀਆਂ ਲੈ ਕੇ ਦੁਹੁਂ ਕੁ ਛਾਲਾਂ ਨਾਲ 
ਵੈਰੀਆਂ ਦੇ ਦਲ ਵਿੱਚ ਜਾ ਪੈਂਦੇ ਹਨ। 

'ਕਈਆਂ ਦੇ ਪੱਟ, ਹੱਥ ਤੇ ਸਿਰ ਛੇਤੀ ਹੀ ਬਿਨਾਂਰੋਕ ਤੋਂ ਕੱਟ 
ਸੁਟਦੇ ਹਨ। 


'ਸਾਰੇ ਧੜ ਸਿਰ ਤੇ ਮੁੱਖ ਖਿਲਾਰ ਦਿੱਤੇ ਤੇ ਲਹੂ ਦੇ (ਕੁੰਡ) 
ਟੋਏ ਭਰ ਦਿੱਤੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੇਦ ਰੁ ਮਾਸ ਕਾ ਕੀਚ ਮਚਜਯੋ 
ਧਰ ਵੀਚ, ਉਲੀਚ ਲਹੂ ਦਿਖਰਾਵੈਂ'। 


ਭੈਰਵਿ ਭੂਤ ਪ੍ਰੇਤ ਮਿਲੇ ਸਭਿ, 

ਮੋਦ ਭਰੇ ਮਨ ਬਾਂਛਿਤ ਖਾਵੈਂ। 

ਨਾਚਤ ਨਾਰਦ ਜੋਗਨੀਆਂ ਮਿਲਿ, 
ਤਾਰੀਆਂ ਦੈ' ਕਿਲਕਾਰੀਆਂ ਪਾਵੈਂ। 

ਨੋਰੀਆਂ ਦੈ ਨਿਜ ਪੂਤਨਿ ਪਯਾਵੈਂ ॥੩੮॥ 
ਕਬਿੱਤ: 

ਪਾਵਕ ਜਜਯੋਂ ਲਪਟ ਝਪਟ ਝਾਰੈਂ ਬਿਕਟ 
ਸੁਭਟਨ ਕੌ, ਚਟਕ ਚਟਕ ਪਟਕਾਨ ਹੈ'। 


ਸੱਯਦ ਮੁਗਲ ਸ਼ੇਖ ਰਾਜਪੂਤ ਮਜ਼ਬੂਤ, 

ਦੇਖਿ ਅਫਗਾਨ ਦਾਬੈਂ ਦਾਂਤਨਿ ਜੁਬਾਨ ਹੈਂ। 
ਗਯਾਨ ਸਿੰਘ ਲੁੱਥਨ ਪੈ ਲੁੱਥ ਹੈ ਚਢਾਈ ਪਿਖਿ, 
ਭੈਰਵਿ ਪਿਸਾਚ' ਭੂਤ ਨਾਚਤ ਮਸਾਨ? ਹੈਂ। 
ਆਇ ਆਸਮਾਨ ਮੈਂ ਬਿਵਾਨ ਪੈ ਸੁ ਪਰੀ ਪੁੰਜ, 
ਬਰ ਬਰ ਸੂਰ ਹੂਰ ਜਾਤ ਮੋਦ ਮਾਨ ਹੈਂ ॥ ੩੯ ॥ 
ਸੋਢ ਬੰਸ ਹੰਸ ਚਢੇ ਗਢ ਪੈ' ਨਿਹਾਰੈਂ ਜੰਗ, 
ਅੰਗ ਨਾ ਸਮਾਤ ਤਾਤ' ਲਰਤੇ ਬਿਲੋਕ ਕੈ। 
ਮਾਰੈਂ ਕਰਵਾਰੈਂ ਕਰਿ ਵਾਰੈਂ ਲੈ ਕਟਾਰੈਂ ਬੀਰ, 
ਝਾਰੈਂ ਛੱਮ ਛੱਮ ਨਾ ਵਿਚਾਰੈਂ ਕਾਹੂੰਰੋਕ ਕੈ'। 


ਕਾਢਿ ਕਾਢਿ ਬਿਸਖ' ਚਲਾਵੈਂ ਰੋਸ ਬਾਢ ਬਾਢ”, 
ਗਯਾਨ ਹਰੀ ਕੌਤਿਕ ਬਿਲੋਕ ਹੈਂ ਅਲੋਕਕੈ'। 
ਤੀਰ ਤੇਗ ਤੋਮਰ' ਤ੍ਰਿਸੂਲ ਜਮ ਦਾਢਨ ਕੀ, 
ਨੌਕਨ ਪੈ ਚਢਿ' ਭਟ ਜਾਤ ਸੁਰ ਲੋਕ ਕੈ ॥੪੦॥ 
ਛੋਟੇ ਛੋਟੇ ਅੰਗ ਐ ਨਿਖੰਗ ਧਨੁ ਪੇਖਬੇ ਕੋ, 


1719 


'ਧਰਤੀ ਵਿੱਚ ਮਿੱਝ ਤੇ ਮਾਸ ਦਾ ਚਿੱਕੜ !ਮਚਜੋ) ਹੋ ਗਿਆ, 
ਲਹੂ (ਉਚੀਲ) ਛਿੜਕਿਆ ਹੋਇਆ ਨਜ਼ਰ ਆਉਂਦਾ ਹੈ। 


'ਅੱਗ ਦੀ (ਲਪਟ) ਲਾਟ ਵਾਂਗ ਝਪਟ ਮਾਰ ਕੇ (ਬਿਕਟ) ਨ 
ਕੱਟੇ ਜਾਣ ਵਾਲੇ ਸੂਰਮਿਆਂ ਨੂੰ ਝਾੜਦੇ ਹਨ ਤੇ (ਚਟਕ ਚਟਕ] 
ਫੁਰਤੀ ਨਾਲ ਪਟਕਾ ਕੇ ਸੁੱਟਦੇ ਹਨ। 


ਮਾਸ ਖਾਣੇ ਜੀਵ। 'ਪ੍ਰਤ। 


'ਸੋਢਬੰਸ ਦੇ ਸੂਰਜ ਕਲਗੀਧਰ ਜੀ ਕਿਲ੍ਹੇ ਉੱਪਰ। 
ਪੁੱਤਰਾਂ ਨੂੰ। 


ਸੂਰਮੇ ਤਲਵਾਰਾਂ ਤੇ ਕਟਾਰਾਂ ਲੈ ਕੇ ਵਾਰ ਕਰ ਕੇ ਮਾਰਦੇ ਹਨ, 
ਛੇਤੀ ਛੇਤੀ ਝਾੜਦੇ ਹਨ, ਇਹ ਨਹੀਂ ਵਿਚਾਰਦੇ ਕਿ ਸਾਨੂੰ 
ਕੋਈਰੋਕੇਗਾ। 

'ਤੀਰ। “ਗੁੱਸਾ ਵਧਾ ਵਧਾ ਕੇ। 

'ਅਸਚਰਜ। 

'ਬਰਛਿਆਂ ਤੇ। 

'ਕਟਾਰਾਂ ਦੀਆਂ ਬੇੜੀਆਂ 'ਤੇ ਚੜ੍ਹ ਕੇ। 





1720 


ਐ ਪੈ ਵਡੇ ਬਲ ਕੇ ਬਿਲਾਸ ਮੈਂ ਦਿਖਾਤ ਹੈ”। 


ਵਡੇ ਵਡੇ ਕੱਦ ਕੇ ਬਿਹੱਦ' ਹੀ ਪਹਿਲਵਾਨ, 
ਗੌਰੈ ਗੋਰੈ' ਦੌਰੈ ਪੈ ਗਦੌਰੈ ਜਯੋਂ ਗਿਰਾਤ ਹੈਂ”। 
ਐੱਤੇ ਐਂਡੇ ਆਇ ਬੋਲ ਬੋਲਤ ਜੇ ਬੈਂਡੇ ਬੈਂਡੇ, 
ਫੇਟੈਂ ਗੁਰੁ ਬੇਟੈਂ ਕੀ ਸੁ ਖਾਇ ਲੇਟੈਂ ਲਾਤ ਹੈ”। 


ਗਿਰਤ ਮੁਨਾਰੇ ਸੇ ਡਰਾਰੇ ਸੇ ਅਪਾਰੇ ਖਾਨ, 
ਮਾਨੋ ਹਨੂੰ ਅੰਗਦ ਪਹਾਰਨ ਢਹਾਤ ਹੈਂ! ॥੪੧॥ 


ਸੁੰਦੂ ਸਜੀਲੇ ਜੇ ਰਜੀਲੇ ਐ ਹਠੀਲੇ ਬੀਰ, 
ਬਾਂਕੁਰੇ ਛਬੀਲੇ ਛਕੇ ਛੋਭ ਕੀ ਗਹਿਰ ਕੈ'। 


ਸਜ ਕੈ ਸਨਾਹੈਂ ਗਜਗਾਹੈਂ ਸ ਉਛਾਹੈਂ ਆਹੈਂ, 
ਦੈਹੈਂ ਲਲਕਾਰੇ ਕਾਰੇ ਘਨ ਜਜਯੋਂ ਘਹਿਰ ਕੈ'। 


ਉਚੇ ਤਨ ਊਚੇ ਮਨ ਉਚੇ ਹਾਥ ਉਚੇ ਮਾਥ, 

ਊਚੈ ਡੀਲ ਡੌਲ ਬੋਲ ਬੋਲਤ ਕਹਿਰ ਕੈ'। 

ਝਪਟ ਗੁਰੁ ਪੂਤਨ ਕੀ ਆਗੈ ਯੌਂ ਦਬਟ ਜਾਤ', 
ਰਪਟ ਜਾਤ ਪੰਛੀ ਆਗੇ ਬਾਜ ਜਯੋਂ ਬਹਿਰਿ ਕੈ' 


॥੪੨॥ 
ਕੋਪ ਕੈ ਅਜੀਤ ਸਿੰਘ ਧੋਪ ਕੈ ਹਰਨ ਹੇਤ, 
ਰੋਪ ਕੈ ਪੁੱਨ ਧੁੱਨ ਧਾਯੋ ਤੇਗ ਕਰ ਫਰਿ'। 


ਤੈਸੇ ਹੀ ਜੁਝਾਰ ਸਿੰਘ ਸਿੰਘ ਜਜੋਂ ਫਲੈਗ ਦੈ ਕੈ', 
ਖੈਂਚ ਕੈ ਦੁਧਾਰਾ ਧਸਯੋ ਸੱਤ੍ੂਨ ਮੈਂ ਧਰ ਧਰ'। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵੇਖਣ ਨੂੰ ਤਾਂ ਅੰਗ, ਭੱਥੇ ਤੇ ਧਨੁਖ ਛੋਟੇ ਛੋਟੇ ਹਨ ਪਰ ਬਲ 
ਤੇ ਕੌਤਕ ਵੱਡੇ ਦਿਖਾਉਂਦੇ ਹਨ। 

'ਬਹੁਤੇ। 

'ਭਾਰੇ ਭਾਰੇ। “ਦੌੜਦਿਆਂ ਹੋਇਆਂ ਨੂੰ (ਗਦੌਰੇ) ਗਹੀਰੇ ਵਾਂਗ 
ਡੇਗ ਦੇਂਦੇ ਹਨ। 


ਆਕੜ ਆਕੜ ਕੇ ਆਉਂਦੇ ਹਨ। ਜਿਹੜੇ ਅਵੈੜੇ ਅਵੈੜੇ 
ਬਚਨ ਬੋਲਦੇ ਹਨ, ਗੁਰਾਂ ਦੇ ਪੁੱਤਰਾਂ ਦੀ (ਫੇਟ) ਸੱਟ ਖਾ ਕੇ 
(ਲਾਤ) (ਪਸਾਰ ਕੇ) ਲੇਟ ਜਾਂਦੇ ਹਨ (ਅ) ਲੱਤਾਂ ਦੀਆਂ ਸੱਟਾਂ 
ਖਾ ਕੇ। 


'ਮੁਨਾਰਿਆਂ ਤੇ ਡਰਨਿਆਂ ਵਰਗੇ ਬਹੁਤੇ ਪਠਾਣ ਡਿਗਦੇ ਜਾਂਦੇ 
ਹਨ ਜਾਣੋ ਹਨੂਮਾਨ ਤੇ ਅੰਗਦ ਪਹਾੜਾਂ ਨੂੰ ਢਾਹ ਰਹੇ ਹਨ। 


ਸੁੰਦਰ ਸਜੇ ਹੋਏ ਜੇਹੜੇ (ਰਸੀਲੈ) ਚੁਸਤ ਤੇ ਹਠ ਵਾਲੇ ਬਾਂਕੇ 
ਤੇ ਛਬਿ ਵਾਲੇ ਸੂਰਮੇ (ਛੋਭ ਕੀ ਗਹਿਰ ਮੈਂ) ਗਾੜੇ ਗੁੱਸੇ ਵਿੱਚ 
(ਛਕੇ) ਭਰੇ ਹੋਏ ਹਨ। 


'ਸੰਜੋਆਂ ਤੇ ਗਜ ਗਾਹਾਂ ਸਜਾ ਕੇ ਉਤਸ਼ਾਹ ਸਹਿਤ ਆਉਂਦੇ 
ਹਨ, ਕਾਲੇ ਬੱਦਲਾਂ ਵਾਂਗ (ਘਹਿਰ ਕੈ) ਗੱਜ ਕੇ ਲਲਕਾਰੇ ਦੇਂਦੇ 
ਹਨ। (ਗਜਗਾਹ- ਸੂਰਮਿਆਂ ਦੇ ਸਿਰ ਦਾ ਗਹਿਣਾ ਜੋ ਜਿਗਾ 
ਦੀ ਸ਼ਕਲ ਦਾ ਹੁੰਦਾ ਹੈ।) 


'ਉੱਚੇ ਕੱਦ ਕਾਠ ਹਨ ਤੇ ਕਹਿਰ (ਗੁੱਸੇ) ਦੇ ਬੋਲ ਬੋਲਦੇ ਹਨ। 
'ਦਬ ਜਾਂਦੇ ਹਨ। 
ਜਿਵੇਂ ਬਾਜ਼ ਤੇ ਬਹਿਰੀ ਅੱਗੇ ਪੰਛੀ (ਰਪਟ) ਛਹਿ ਜਾਂਦੇ ਹਨ। 


'ਅਜੀਤ ਸਿੰਘ ਕ੍ਰੋਧਵਾਨ ਹੋ ਕੇ (ਧੋਪ ਕੈ) ਵੈਰੀਆਂ ਨੂੰ ਮਾਰਨ 
ਵਾਸਤੇ (ਪੁੰਨ) ਪੈਰਾਂ ਨੂੰ ਰੋਕ ਕੇ ਭਾਵ ਜਮਾ ਕੇ ਹੱਥ ਵਿੱਚ 
ਤਲਵਾਰ ਫੜ ਕੇ ਧਰਤੀ 'ਤੇ ਦੌੜਿਆ। 

ਤਿਵੇਂ ਹੀ ਜੁਝਾਰ ਸਿੰਘ ਸ਼ੇਰ ਵਾਂਗ ਛਾਲ ਮਾਰ ਕੇ। 

'ਦੁਧਾਰਾ ਖੰਡਾ ਖਿੱਚ ਕੇ ਤੇ (ਧਰ ਧਰ) ਮਾਰ ਮਾਰ ਕੇ ਵੈਰੀਆਂ 
'ਚ ਜਾ ਧਸਿਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੂ ਕੇ ਦੁਲਾਰਨ ਕੀ ਧਾਰ ਤਰਵਾਰਨ ਕੀ, 

ਹੇਰ ਰੀਤਿ ਮਾਰਨ ਕੀ ਭਾਗੈਂ ਅਰਿ ਭਰ ਭਰ'। 
ਤੁਰਕ ਕਦੰਬਨ ਕੇ' ਤੰਬਨ ਮੈਂ ਛੂਟੈ ਬੋਲ”, 
ਨਾਹਰ' ਕੇ ਆਗੇ ਜਜਯੋ' ਗਜਿੰਦ? ਕਾਂਪੈਂ ਥਰ ਥਰ 
॥੪੩॥ 

ਆਨਨ ਪੈ' ਤੇਜ ਨੈਨ ਸੁਰਖੀ ਅਮੇਜ? ਛਾਈ, 
ਗਰਜ ਗਰੂਰ ਆਗੇ ਬਾਰਦ ਅਦੂਛ ਹੈਂ"। 


ਹੱਲਾ ਕਰੈਂ ਦੁੱਜਨ' ਕੇ ਦਲ ਕੋ ਥਰਥੱਲਾ ਦੇਤ”, 
ਧਾਰੈਂ ਕਰਵਾਰੈਂ ਆਗੇ ਬੱਜੂਹ ਭੀ ਛੂਛ ਹੈਂ'। 

ਜੋਮ ਭਰੇ ਜੋਸ਼ ਭਰੇ ਰੋਸ ਭਰੇ ਹੋਸ਼ ਜੇਊ, 

ਬਾਂਕੇ ਨੈਨ ਬੈਨ ਭੌਹੈਂ ਬਾਂਕੀ ਦੀਠ ਮੂਛ ਹੈਂ'। 


ਕਾਯਰ ਕਪੂਤਨ ਕੀ ਊਤਨ ਕੀ ਕੈਹੈਂ ਕੈਸ, 
ਜੈਸ ਡਰ ਪਾਏ ਹੋਤ ਕੂਕਰ ਕੀ ਪੂਛ ਹੈਂ' ॥ ੪੪ ॥ 


੨੩੩ 


ਤਾਹਰ ਬੇਗ' ਅਯੋ ਕਰਿ ਆਹਰ, 
ਜੋ ਭਟ ਜ਼ਾਹਰ' ਬੀਸ ਹਜ਼ਾਰੀ। 
ਕੁਵੰਡ ਅਖੰਡ ਲਏ ਬਲ ਕਾਰੀ'। 


ਘੋਰ ਘਟਾਨ ਛਟਾ ਸਮ ਸੋ 
ਗਰਜਜਯੋ, ਤਰਜਜੋ ਗੁਰੁ ਪੁਤਨਿ ਭਾਰੀ'। 


ਏਕਹਿ ਬਾਰ ਕਰੀ ਬਰਖਾ ਬਹੁ 

ਬਾਂਨਨ ਕੀ, ਸਮ ਮੇਂਹ ਅਸਾਰੀ' ॥ ੪੫॥ 
ਇਤ ਸਿੰਘ ਅਜੀਤ ਅਭੀਤ ਭਿਰੈ”, 
ਕਿਤ ਸਿੰਘ ਜੁਝਾਰ ਜੁਝਾਰ ਅਪਾਰੀ'। 


1721 


'ਵੈਰੀ (ਭਰ ਭਰ) ਘਬਰਾ ਘਬਰਾ ਕੇ ਨੱਸਦੇ ਹਨ। 
'ਸਾਰਿਆਂ ਦੇ। “ਪੇਸ਼ਾਬ। 
'ਸ਼ੇਰ। “ਵੱਡੇ ਹਾਥੀ। 


'ਮੁੱਖ। “ਬਹੁਤੀ। 

'ਭਾਰੀ ਗਰਜ ਅੱਗੇ ਬੱਦਲਾਂ (ਦੀ ਗਰਜ) ਬਹੁਤੇ ਦੋਸ਼ਾਂ ਵਾਲੀ 
ਹੈ ਭਾਵ ਤੁੱਛ ਹੈ। 

ਵੈਰੀਆਂ ਦੇ। “ਭੜਬੂ ਪਾ ਦੇਂਦੇ ਹਨ। 

'ਤਲਵਾਰਾਂ ਦੀਆਂ ਤਿਖੀਆਂ ਧਾਰਾਂ ਅੱਗੇ (ਇੰਦੂ) ਦੇ ਬੱਜਰ ਵੀ 
ਤੁੱਛ ਹਨ। 

'ਜੇਹੜੇ (ਲੋਗ) ਜੁਆਨੀ, ਜੋਸ਼, ਗੁੱਸੇ ਤੇ ਅਕਲ ਨਾਲ ਭਰੇ 
ਹੋਏ ਹਨ, ਉਨ੍ਹਾਂ ਦੇ ਨੇਤ੍ਰ ਬਚਨ ਤੇ ਭੂਵੱਟੇ ਟੇਢੇ ਹਨ ਅਤੇ 
ਨਿਗਾਹ ਤੇ ਮੁੱਛਾਂ ਵੀ ਟੇਢੀਆਂ ਹਨ। 


'ਕਾਇਰਾਂ ਦੇ (ਊਤਨ) ਮਹਾਂ ਮੂਰਖ ਕੁਪੁੱਤ੍ਰਾਂ ਦੀ ਕੀ ਗੱਲ 
ਕਹੀਏ, ਜਿਸ ਤਰ੍ਹਾਂ ਡਰੇ ਹੋਏ ਕੁੱਤੇ ਦੀ ਪੂਛ (ਢਿੱਲੀ) ਹੁੰਦੀ ਹੈ 
(ਤਿਵੇਂ ਉਨ੍ਹਾਂ ਦਾ ਸਭ ਕੁਝ ਢਿੱਲਾ ਹੈ)। 


'ਨਾਮ। ?ਉੱਦਮ। 
ਮਸ਼ਹੂਰ ਸੂਰਮਾ। 


'ਮਹਾ ਬਲੀ (ਬਿਤੰਡ) ਉਲਟ ਪੁਲਟ ਬੋਲਦਾ ਹੋਇਆ ਨਾ 
ਟੁੱਟਣ ਵਾਲਾ ਧਨੁਖ ਲੈ ਕੇ ਜ਼ੋਰ ਲਾਉਂਦਾ ਹੈ। 


'ਬੱਦਲ ਦੀਆਂ ਡਰਾਉਣੀਆਂ ਘਟਾਂ ਵਿਚਲੀ (ਛਟਾ) ਬਿਜਲੀ 
ਵਾਂਗ ਗੱਜਿਆ ਤੇ ਗੁਰਾਂ ਦੇ ਪੁੱਤਰਾਂ ਨੂੰ ਬਹੁਤ ਤਾੜਿਆ। 
'ਬੱਦਲ ਵਾਂਗ ਲਗਾਤਾਰ। 

'ਨਿੱਡਰ ਹੋ ਕੇ ਲੜਦੇ ਹਨ। 

'ਬਹੁਤਾ ਲੜਦਾ ਹੈ। 





1722 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਤ ਤੈ ਤੁਰਕੀ ਦਲ ਲੈ ਉਮਡਜੋ', 'ਉੱਛਲ ਕੇ। 

ਬਢਿ ਤਾਹਰ ਬੇਗ ਸਬੇਗ ਅਗਾਰੀ'। 'ਕਾਹਲੀ ਨਾਲ ਅੱਗੇ (ਬਢਿ) ਵਧਿਆ। 
ਵਹਿ ਸਿੰਘ ਅਜੀਤ ਪੈ ਯੋਂ ਪਹੁੰਚਯੋ, 
ਰਘੁਬੀਰ ਪਰੈ ਘਟ ਕਾਨ ਉਘਾਰੀ'। 


ਪਿਖਿ ਤਾਂਹਿ ਜੁਝਾਰ ਹਰੀ, ਕਰਵਾਰ 
ਧਰੀ ਸਿਰ ਤਾਂਹਿ, ਦਯੋ ਧਰ ਡਾਰੀ' ॥੪੬॥ 'ਤਿਸ ਨੂੰ ਦੇਖ ਕੇ ਜੁਝਾਰ ਸਿੰਘ ਨੇ ਤਲਵਾਰ ਉਸ ਦੇ ਸਿਰ 'ਤੇ 


'ਜਿਵੇਂਰਾਮ ਚੰਦ (ਪਰੈ) ਉੱਪਰ ਕੁੰਭ ਕਰਨ (ਸ਼ਸਤ੍ਰ) ਉੱਘਰ 
ਕੇ ਆਇਆ ਸੀ। 


ਛਪਯ: 
ਬੀਰ ਆਜੀਤ ਸਿੰਘ ਬਰ'। 
ਕਰੇ ਬਹੁ ਖੰਡ ਖੰਡ ਅਰਿ'। 
ਮਹਿ ਮੱਧ ਵਖੇਰੇ'। 


ਕਿਤਿਕ ਬਿਡਰ ਅਰਿ ਭਗੇ, 
ਪੱਥ ਕੋਪੱਥ ਨ ਹੇਰੇ'। 


ਸਰ ਤਜੇ ਪੱਛ ਧਰ ਅੱਛ ਖਰ, 
ਲਹਿ ਲਹਾਤ ਪਰਤੱਛ ਤਬਿ'। 
ਜਨੁ ਫੁੰਕਤ ਫਿਰਤ ਸਪੱਛ ਬਹੁ, 
ਤੱਛਕ ਲੱਛਨ ਲੱਛ ਨਭ' ॥ ੪੭ ॥ 


ਉਭੇ ਬੀਰ ਬਰਬੰਡ, 
ਚੰਡ ਸਰ ਗਹਿ ਕੁਵੰਡ ਫਿਰਿ'। 


ਛੰਡ ਸਰ ਸੋ ਬੁਬੰਡ ਥਿਰਿ'। 


ਧਾਇ ਧਾਇ ਕਰਿ ਆਇ, 


(ਧਰੀ) ਮਾਰੀ ਤੇ ਧਰਤੀ 'ਤੇ ਸੁੱਟ ਦਿੱਤਾ। 
'ਸ੍ਰੇਸ਼ਟ ਤੇ ਬਲੀ ਸੂਰਮੇ ਅਜੀਤ ਸਿੰਘ ਨੇ (ਕੁਵੰਡ) ਧਨੁਖ 
ਪਕੜ ਕੇ। 


ਤਿੱਖਾ (ਘੁਮੰਡ) ਜੰਗ ਕਰ ਕੇ ਬਹੁਤੇ ਵੈਰੀ ਟੁਕੜੇ ਟੁਕੜੇ ਕਰ 
ਦਿੱਤੇ। 


'ਕਿਤਨੇ ਕੁ ਧੜ ਬਿਨਾ ਸਿਰ ਤੇ ਮੂੰਹ ਦੇ ਧਰਤੀ 'ਚ ਖਿੰਡਾ 
ਦਿੱਤੇ। 


'ਕਿਤਨੇ ਕੁ ਵੈਰੀ ਬਹੁਤਾ ਡਰ ਕੇ ਨਸ ਗਏ, ਉਹਨਾਂ ਰਾਹ 
ਕੁਰਾਹ ਨਹੀਂ ਦੇਖੇ। 


ਤਦੋਂ ਖੰਭਾਂ ਵਾਲੇ ਚੰਗੇ ਤਿੱਖੇ ਪ੍ਤੱਖ ਚਮਕਦੇ ਤੀਰ ਛੱਡੇ। 


(ਨਾਗ) ਸ਼ੂਕਦੇ ਫਿਰਦੇ ਹਨ। 


'ਫੇਰ ਦੋਨੋਂ ਬਲਵਾਨ ਸੂਰਮੇ ਧਨੁਖ ਤੇ ਤਿੱਖੇ ਤੀਰਾਂ ਨੂੰ ਪਕੜ 
ਕੇ। 


'ਬਹੁਤ ਗੁੱਸਾ ਧਾਰ ਕੇ ਉੱਛਲ ਕੇ ਤੇ ਖੜੇ ਹੋ ਕੇ (ਸੋ) ਉਹ 
(ਬਰਬੰਡ) ਬਲ ਵਾਲੇ (ਸਾਹਿਬਜ਼ਾਦੇ) ਤਿੱਖੇ ਤੀਰ ਛੱਡਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1723 


ਵਾਰ ਕਰਿ ਕਰਿ ਬਾਰਨ ਬਰ'। 
ਤੁੰਡ ਮੁੰਡ ਤੁੜਵਾਇ, 

ਝੱਡ ਝੁੰਡਾਨ ਗਿਰਤ ਧਰ'। 
ਸਨੱਧ ਬੱਧ ਸੱਜਤ ਮਹਾਂ, 
ਗੱਜਤ ਗੁਰੁ ਸੁਤ ਪੁਬਲ ਭਟ'। 


ਕਰਿ ਹਾਲ ਹੂਲ ਤੁਰਕਾਨਿ ਦਲ, 
ਆਇ ਧਾਇ ਹਟ ਜਾਇ ਕਟਿ' ॥੪੮॥ 


ਕਹੂੰ ਭਰੈ ਮੁਖ ਨੂਰ, 

ਸੂਰ ਗਨ ਬਰਹਿ ਹੂਰ ਬਰ'। 
ਕਹੂੰ ਭੀਮ ਭੈਰੋਂ ਭੁਂਕਾਰ, 

ਪਲ ਲਹੂ ਰਹੇ ਚਰ'। 

ਕਹੂੰ ਕਾਲਿਕਾ ਭਰਿ ਕਪਾਲ, 
ਸਦਰੁੱਧੁ ਗਟੱਕੈ'। 

ਛੁਟੇ ਬਾਲ ਬਿੱਕ੍ਰਾਲ, 

ਮਾਲ ਉਰਿ ਮੁੰਡ ਲਟੱਕੈ'। 

੯ 2੩੪ ਜਿ ਕਹੂੰ', 

ਖਾਤ ਪੀਤ ਜੋਗਨਿ ਫਿਰਹਿਂ। 
ਕਿਤਿ ਮੁੰਡੀ ਮੁੰਡ ਟਟੋਲਿ ਭਟ, 
ਰੁੰਡ ਮੁੰਡ ਮਾਲਾ ਭਰਹਿ' ॥ ੪੯ ॥ 


ਜੂਲਤ ਤੇਜ ਮੁਖ ਅਤਿ ਅਮੇਜ, 
ਦੁਹਿ ਦਿਸਨ ਭਰੇ ਰਿਸ'। 


ਸਭਿ ਚਿਤੈਂ ਅਰਿਨ ਦਿਸ'। 


'(ਬਾਰਨ ਬਰ) ਬਾਰ ਬਾਰ ਵਾਰ ਕਰ ਕਰਕੇ। 


/ਮੂੰਹ ਤੇ ਸਿਰ ਤੁੜਵਾ ਕੇ ਟੋਲਿਆਂ ਦੇ ਟੋਲੇ ਧਰਤੀ 'ਤੇ ਡਿਗਦੇ 
ਜਾਂਦੇ ਹਨ। 


'ਗੁਰਾਂ ਦੇ ਬਹੁਤ ਬਲ ਵਾਲੇ ਤੇ ਸੂਰਮੇ ਪੁੱਤਰ ਸ਼ਸਤ੍ਰ ਬੰਨ੍ਹ ਕੇ 
ਸਜੇ ਹੋਏ ਬਹੁਤ ਗੱਜਦੇ ਹਨ। 


'ਤੁਰਕਾਂ ਦੇ ਦਲ ਵਿੱਚ ਦੌੜ ਕੇ ਆ ਕੇ ਹਲਚਲੀ ਕਰ ਕੇ ਕੱਟ 
ਕੇ ਪਿੱਛੇ ਹਟ ਜਾਂਦੇ ਹਨ। 


'ਕਿਤੇ ਪ੍ਰਕਾਸ਼ ਨਾਲ ਭਰੇ ਹੋਏ ਮੂੰਹਾਂ ਵਾਲੇ ਸਮੂੰਹ ਸ੍ਰੇਸ਼ਟ 
ਸੂਰਮਿਆਂ ਨੂੰ ਹੂਰਾਂ ਵਰਦੀਆਂ ਹਨ। 


'ਕਿਤੇ ਭਿਆਨਕ ਭੈਰੋਂ (ਭੁਂਕਾਰ) ਬੋਲਦੇ ਹਨ ਤੇ ਮਾਸ ਤੇ ਲਹੂ 
ਖਾ ਰਹੇ ਹਨ। 


'ਕਿਤੇ ਕਾਲੀ (ਕਪਾਲ) ਖੋਖਰੀ ਭਰ ਕੇ (ਸਦ) ਚੰਗਾ ਲਹੂ 
ਗਟ ਗਟ ਕਰ ਕੇ ਪੀਂਦੀ ਹੈ। 


ਭਿਆਨਕ ਵਾਲ ਖਿਲਰੇ ਹੋਏ ਹਨ, ਗਲ ਵਿੱਚ ਸਿਰਾਂ ਦੀ 
ਮਾਲਾ ਲਟਕ ਰਹੀ ਹੈ। 
'ਕਿਤੇ ਡਾਇਣਾਂ ਡਕਾਰ ਲੈਂਦੀਆਂ ਫਿਰਦੀਆਂ ਹਨ। 


ਕਿਤੇ (ਮੰਡੀ) ਸ਼ਿਵ ਸੂਰਮਿਆਂ ਦੇ (ਰੁੰਡ) ਧੜਾ 'ਚੋਂ(ਮੁੰਡ) 
ਸਿਰ ਲੱਭ ਕੇ ਉਨ੍ਹਾਂ (ਮੁੰਡ) ਸਿਰਾਂ ਨੂੰ ਲੱਭ ਕੇ ਮਾਲਾ 'ਚ 
(ਭਰਹਿ) ਪੁੱਦਾ ਹੈ। 


'ਬਹੁਤੇ ਤੇਜ ਨਾਲ (ਅਮੇਜ) ਮਿਲੇ ਹੋਏ ਮੁਖ ਚਮਕਦੇ ਹਨ। 
ਦੂਹੀਂ ਤਰਫ਼ੀਂ ਗ਼ੁੱਸੇ ਵਿੱਚ ਭਰੇ ਹੋਏ ਹਨ। 


'ਭੂਵਟੇ ਚੜ੍ਹੇ ਹੋਏ ਤੇ ਨੇਤਰ (ਲਲੌਹ) ਲਾਲ ਹਨ। ਸਾਰੇ ਵੈਰੀਆਂ 
ਵੱਲ ਤੱਕਦੇ ਹਨ। 





1724 


ਕਾਲ ਜੁਗ ਕਾਲ ਧਰੇ ਤਨ'। 


ਭਿਗੇ ਸ੍ਰੌੰਨ ਗੁਰੁ ਲਾਲ, 
ਦਿਪਤਿ ਜੁਗ ਮਾਰਤੰਡ ਜਨੁ'। 


ਪਿਖਿ ਭਏ ਪੀਤ' ਮੁਖ ਅਰਿਨ ਕੇ, 
ਕੇਹਰ ਜਜੋਂ ਗਰਜੈਂ ਖਰੇ। 

ਪਿਖਿ ਖਾਨ ਕਿਤਾਨ ਮਹਾਨ ਬਲਿ, 
ਝੂੰਮ ਝੂੰਮ ਝੁਕ ਝੁਕ ਲਰੇਂ' ॥੫੦॥ 


ਕਬਿੱਤ: 
ਭਾਰੇ ਭਾਰੇ ਆਵਤ ਉਭਾਰੇ ਅੰਗ ਆਯੁਧ ਲੈ, 
ਚੌਸਦੀ ਛਿਸੱਦੀ ਐ ਹਜਾਰੀ ਸਾਜ ਸਾਜ ਕੈ'। 


ਏਕ ਓਰ ਜੋਰ ਦੈ ਗਿਰੀਸ ਦਾਂਤ ਪੀਸ ਰੀਸ, 
ਧਾਰਨ ਦੁਬੀਸ ਕੇ ਰਈਸ ਗਾਜ ਬਾਜ ਕੈ'। 


ਹੇਰਿ ਗੁਰੁ ਲਾਲਨ ਬਿਸਾਲ ਹੂਲ ਹਾਲ ਪਾਰ, 

ਧਰੀ ਮਾਰ ਸੱਤ੍ੂਨ ਪੈ ਮੇਘਨ ਜਜੋਂ ਗਾਜ ਕੈ'। 

ਕਹਾਂ ਨੈ ਹੈ ਕੌਨ ਐਹੈ' ਆਪਸ ਮੈਂ ਕੈ ਹੈਂ ਤੁਰਕ, 
ਕੈਧੋ ਰੈਨ ਕਜਾਮਤ ਕੀ' ਐਹੈ ਦਿਨ ਆਜ ਕੈ 
॥੫੧॥ 

ਖੰਡਯੋ ਦਲ ਦੁੱਜਨ ਕਾ ਛੰਡਯੋ ਕਾਰ ਜਾਰ ਹੈ'। 


ਕੇਤਿਨ ਕੇ ਮੂੰਡ ਬੱਖ ਸੱਥਲ' ਕਟੇ ਹੈਂ ਮੱਥ, 
ਹੱਥ ਤਲਫੱਤ ਜੈਸੇ ਸਫਰੀ ਅਪਾਰ ਹੈਂ”। 
ਕੇਤਿਨ ਕੇ ਫਾਰਿ ਉਰ ਪਰੇ ਹੈਂ ਦੁਫਾਰ ਧਰੇ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਬਹੁਤੇ ਤਿੱਖੇ ਤੇ ਭਿਆਨਕ ਕਾਲ ਨੇ ਦੋ ਭਿਆਨਕ ਸ਼ਰੀਰ 
ਧਾਰੇ ਹਨ। 


'ਗੁਰਾਂ ਦੇ ਲਾਲ (ਸਪੁੱਤਰ) ਲਹੂ ਨਾਲ ਭਿੱਜੇ ਹੋਏ (ਐਉੱ 
ਜਾਪਦੇ ਹਨ) ਜਾਣੋ ਦੋ ਸੂਰਜ ਚਮਕ ਰਹੇ ਹਨ। 
'ਪੀਲੇ। 


'ਕਿਤਨੇ ਮਹਾਂ ਬਲੀ ਪਠਾਣਾਂ ਨੂੰ ਦੇਖ ਕੇ ਹਿਲੋਰੇ ਖਾ ਕੇ ਤੇ 
ਨਿਉਂ ਨਿਉਂ ਕੇ ਲੜਦੇ ਹਨ। 


'ਚਾਰ ਸੌ ਫੌਜ ਦੇ ਸਰਦਾਰ, ਛੇ ਸੌ ਫੌਜ ਦੇ ਸਰਦਾਰ ਤੇ ਇਕ 
ਹਜ਼ਾਰ ਫੌਜ ਦੇ ਮੋਟੇ ਮੋਟੇ ਸਰਦਾਰ ਸਜ ਸਜ ਕੇ ਅੰਗਾਂ 'ਚ 
ਸ਼ਸਤ੍ਰ (ਉਭਾਰੇ) ਚੁੱਕ ਕੇ ਲਈ ਆਉਂਦੇ ਹਨ। 


'ਇਕ ਪਾਸੇ ਬਾਈ ਧਾਰਾਂ ਦੇ ਪਹਾੜੀ ਰਾਜੇ ਤੇਰਈਸ ਜ਼ੋਰ ਦੇ ਕੇ 
ਗੱਜ-ਵੱਜ ਕੇ ਗ਼ੁੱਸੇ 'ਚ ਦੰਦ ਪੀਹ ਰਹੇ ਹਨ। 


'ਗੁਰਾਂ ਦੇ ਪੁੱਤਰਾਂ ਨੇ ਦੇਖ ਕੇ ਬਹੁਤ ਹਲਚਲੀ ਪਾ ਕੇ ਵੈਰੀਆਂ 
ਉੱਪਰ ਬੱਦਲਾਂ ਵਾਂਗ ਗੱਜ ਕੇ ਮਾਰ ਕੀਤੀ। 

'ਕੀ ਹੋਵੇਗਾ? ਕੌਣ ਆਉਂਦਾ ਹੈ? 

'ਪੁਲੋ ਦੀਰਾਤ। 


'ਮਹਾਂ ਭਾਰਤ ਵਾਂਗ ਭਾਰੀ ਤਿੱਖਾ (ਭਾਰਥ) ਜੰਗਰਚਿਆ, 
(ਕਾਰਜਾਰ) ਜੰਗ 'ਚੋਂ (ਛੰਡਯੋ) ਛਾਂਟ ਕੇ ਵੈਰੀਆਂ ਦਾ ਦਲ 
ਨਾਸ ਕਰ ਦਿੱਤਾ। 

'ਸਿਰ, ਵੱਖੀਆਂ ਤੇ ਪੱਟ। 

'ਜਿਵੇਂ ਬਹੁਤੀਆਂ (ਸਫਰੀ) ਮੱਛੀਆਂ ਤੜਫਦੀਆਂ ਹਨ। 
ਕਈਆਂ ਦੀਆਂ (ਉਰ) ਛਾਤੀਆਂ ਪਾੜ ਕੇ ਦੋਫਾੜ (ਧਰੇ) 
ਕੀਤੀਆਂ ਪਈਆਂ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੁੱਥ ਪੈ ਚਢਾਈ ਲੁੱਥ ਜੁੱਥ ਗੁੱਥ ਭਾਰ ਹੈ'। 


ਕਾਲੀ ਕੀ ਕਰਵਾਰ' ਹੈ ਕਿ ਕਾਲ ਹੀ ਕੀ ਧਾਰ ਹੈ 
ਕਿ ਗਯਾਨ ਸਿੰਘ ਸਿੰਘ ਯੇ ਜੁਝਾਰ ਕੀ ਤ੍ਰਵਾਰ ਹੈ 
॥੫੨॥ 

ਖੇਂਚ ਕੈ ਕ੍ਰਿਪਾਨ ਪੁਨ ਠਾਨ ਕੈ ਨਿਦਾਨ ਕਰਯੋ', 
ਮਾਰੇ ਭੀਮ' ਜ੍ਰਾਨ ਖਾਨ ਸੱਯਦ ਪ੍ਰਚਾਰ ਕੈ?। 

ਕੀਨੇ ਰੁੰਡ ਮੁੰਡ ਝੁੰਡ ਝੁੰਡ ਪਰੇ ਔਧੇ ਮੁਖ, 

ਸ੍ਰੋਤ ਕੀ ਸਰਤਾ ਚਲੀ ਹੈ ਬਹਿ ਬਾਰ ਕੈ'। 


ਲੈ ਲੈ ਮੁੰਡ ਜੋਗਨੀ ਬਜਾਵੈਂ ਨ੍ਹਾਵੈਂ ਸੁੰਨਤ ਮੈਂ, 
ਖਾਵੈਂ ਪਲ ਬਾਂਛਿਤ' ਯੌਂ ਆਸਿਖਾ? ਉਚਾਰ ਕੈ। 
ਜੌ ਜੌ ਬੁਹਮੰਡਾ ਮਾਰਤੰਡਾ ਮਹਿ ਮੰਡਾ ਰੈਹੈ, 

ਤੌ ਲੌ ਜਸ ਝੰਡਾ ਯੇ ਅਖੰਡਾ ਗੁਰੁ ਬਾਰ ਕੈ” 
॥੫੩॥ 

ਪੱਲਾ ਧਰਿ ਹੱਲਾ ਕਰਿ ਅਧਿਕ ਮੁਸੱਲਾ ਜੁਰਿ', 
ਅੱਲਾ ਅੱਲਾ ਅਲੀ ਅਲੀ ਬੋਲ ਬੋਲ ਧਾਏ ਹੈਂ। 
ਖਾਇ ਕੈ ਕਸੀਸ ਤੁਰਕੀਸ ਰੀਸ ਪੀਸ ਦਾਂਤ, 
ਸੰਗ ਬੀਸ ਧਾਰ ਕੇ ਗਿਰੀਸ ਭੀ ਮਿਲਾਏ ਹੈੱ”। 


ਧਾਰ ਧਾਰ ਮਾਰ ਮਾਰ ਪਾਰ ਦਿਸ ਚਾਰ ਹੂੰ ਤੇ, 
ਹੂਲ ਹਾਲ ਡਾਰ ਏਕ ਵਾਰ ਹੀ ਸੁ ਆਏ ਹੈਂ। 


ਘੇਰ ਲੀਨੇ ਮੱਧ ਮੈਂ ਸਨੱਧ ਬੱਧ ਦੈ ਮ੍ਗਿੰਦ, 


॥੫੪|॥ 


ਸ੍ਰੈਯਾ: 
ਆਨਿ ਘਨੋਂ ਘਨ ਜਜਯੋਂ ਉਮਡ੍ਯੋ, 
ਤੁਰਕੀ ਦਲ ਦੁੰਦਭਿ ਦੀਹ ਬਜੈ ਕੈ'। 


1725 


'ਜਿਨ੍ਹਾਂ ਦਾ (ਭਾਰ) ਵੱਡਾ (ਗੁੱਥ) ਗੁੰਦਿਆਂ ਹੋਇਆ (ਜੁੱਥ) 
ਢੇਰ (ਬਣ ਗਿਆ ਹੈ)। 
।'ਤਲਵਾਰ। 


(ਤੁਰਕਾਂ ਦਾ) ਅੰਤ ਕਰ ਦਿੱਤਾ। 
'ਡਰਾਉਣੇ। “ਵੰਗਾਰ ਕੇ। 


'ਝੁੰਡਾਂ ਦੇ ਝੁੰਡ ਵੈਰੀਆਂ ਦੇ ਸਿਰ ਤੇ ਧੜ (ਵਖ ਕੀਤੇ) ਮੂਧੇ 
ਮੂੰਹ ਪਏ ਹਨ, (ਬਾਰ ਕੈ) ਪਾਣੀ ਵਾਂਗ ਲਹੂ ਦੀ ਨਦੀ ਵਗ 
ਚੱਲੀ। 


'ਮਨ ਭਾਉਂਦਾ ਮਾਸ ਖਾਂਦੀਆਂ ਹਨ। ਅਅਸੀਸਾਂ। 


ਜਿੰਨਾ ਚਿਰ ਬੂਰਹਮੰਡ ਵਿੱਚ ਸੂਰਜ ਤੇ ਧਰਤੀ (ਮੰਡਾ) 
ਇਸਥਿਤ ਰਹਿਠਗੇ ਉੱਨਾ ਚਿਰ ਗੁਰਾਂ ਦੇ ਪੁੱਤਰਾਂ ਦਾ ਇਹ 
ਜਸ ਦਾ ਝੰਡਾ (ਸੰਸਾਰ ਵਿੱਚ) (ਅਖੰਡਾ) ਕਾਇਮ ਰਹੇਗਾ। 
ਪੱਲਾ ਫੇਰ ਕੇ ਬਹੁਤੇ ਤੁਰਕਾਂ ਨੇ ਜੁੜ ਕੇ ਹੱਲਾ ਕੀਤਾ। 


'ਕਚੀਚੀ ਵੱਟ ਕੇ ਤੁਰਕਾਂ ਦੇ ਸਰਦਾਰ ਗ਼ੁੱਸੇ 'ਚ ਦੰਦ ਪੀਹ ਕੇ 
ਆਏ, ਨਾਲ ਬਾਈ ਧਾਰਾਂ ਦੇ ਰਾਜੇ ਵੀ ਮਿਲਾ ਲਏ। 


'(ਧਾਰ ਧਾਰ) ਫੜ ਲੌ ਫੜ ਲੌ ਤੇ ਮਾਰ ਲੌ ਮਾਰ ਲੌ (ਬੋਲਦੇ) 
ਚਹੁੰ ਪਾਸਿਆਂ ਤੋਂ' (ਫ਼ੌਜ ਨੂੰ) (ਪਾਰ) ਚੀਰਦੇ ਹੋਏ ਹਲਚਲੀ 
ਪਾਉਂਦੇ ਉਹ ਇੱਕੋ ਹੀ ਵਾਰ ਆ ਗਏ। 


'ਸ਼ਸਤ੍ਰ ਬੰਨ੍ਹ ਕੇ ਸਜੇ ਹੋਏ ਦੋਨੋਂ ਸ਼ੇਰ ਵਿਚਾਲੇ ਘੇਰ ਲਏ, ਜਾਣੋ 
ਦੋਂਹ ਚੰਦੂਮਾਂ ਉੱਤੇ ਬਹੁਤੇ ਹੀ ਬੱਦਲ ਛਾ ਗਏ ਹਨ। 


'ਤੁਰਕਾਂ ਦਾ ਦਲ ਵੱਡੇ ਧੌਂਸੇ ਵਜਾ ਕੇ ਬੱਦਲ ਵਾਂਗ ਬਹੁਤ ਗੱਜ 
ਕੇ [ਉਮਡਯੋ) ਉੱਛਲ ਕੇ ਆਇਆ। 





1726 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰੋਸ ਭਰੇ ਸਭਿ ਧਾਇ ਪਰੇ, 

ਇਕ ਬਾਰਹਿ ਹੂਲਰੁ ਹਾਲ ਮਚੈ ਕੈ'। 
ਧੂਰ ਸੋਂ ਪੂਰ ਗਯੋ ਸਗਰੋ ਨਭ', 

ਸੂਰ ਰਹਯੋ ਨਿਜ ਨੂਰ ਤਜੈ ਕੈ'। 

ਕਰਯੋ ਪਰਚੰਡ ਅਤੀ ਬਲ ਕੈ ਕੈ ॥੫੫॥ 
ਆਨਿ ਬਿਮਾਨਨਿ ਪੈ ਅਸਮਾਨ, 

ਪਰੀ ਮੁਦ ਠਾਨ ਪਰੀ ਬਹੁ ਡੋਲੈਂ'। 


ਲੈ ਕੁਸਮਾਂਜੁਲਿ ਦੇਵ ਪਿਖੈਂਰਣ, 
ਹੇਰਿ ਕਰੈਂ ਸੁਰਿ-ਨਾਰਿ ਕਲੋਲੈਂ”। 


ਚਢਿ ਬੈਲ ਮਹੇਸ਼ ਢੁਕੇ ਢਿਗ ਹੀ, 
ਸੰਗ ਭੈਰਵਿ ਕਾਲਕਾ ਜੋਗਨਿ ਕੋ ਲੈ'। 


ਰਥ ਠਾਢ ਦਿਨੇਸ਼ ਬਿਸ਼ੇਸ਼ ਕਰਯੋ, 
ਨਿਜ ਹੀ ਕੁਲ ਕੇ ਪਿਖਿ ਬਾਲ ਅਮੋਲੈ' ॥੫੬॥ 


ਇਤ ਤੈ ਗੁਰੂ ਆਪ ਮੁਕਾਨ' ਚਢੇ, 
ਨਿਜ ਸਿੱਖਨ ਕੋ ਦਿਖਰਾਵਤ ਹੈਂ। 

ਨਿਜ ਨੌਦਨ ਆਨੰਦ ਕੰਦਨ ਕਾ', 
ਪਿਖਿ ਜੰਗ ਉਮੰਗ ਬਢਾਵਤ ਹੈਂ। 

ਧਨ ਧੰਨ ਧੁਨੀ ਦਸਹੂੰ ਦਿਸ ਤੈ, 

ਗੁਰੁ ਪੂਤਨ ਕੇ ਹਿਤ ਆਵਤ ਹੈ। 

ਯਹਿ ਸ਼ੋਰ ਅਖੰਡ ਬੁਹਮੰਡ ਛਯੋ', 

ਇਹੁ ਬਾਲਕ ਖੂਬ ਲਰਾਵਤ ਹੈਂ! ॥੫੭॥ 
ਨਭ ਆਨਿ ਬਿਮਾਨ ਸੁਰਾਨ ਛਏ', 
ਗੁਰੁ ਪੂਤਨ ਪੂਤ ਸੁ ਜੰਗ' ਨਿਹਾਰੈਂ। 
ਗੁਨ ਨਾਰਦ ਸਾਰਦ' ਤੁੰਬਰ? ਸੇ ਰਿਖਿ, 
ਗਾਵਤ ਹੈਂ ਧਰਿ ਮੋਦ ਅਪਾਰੈ। 

ਇਹ ਬਾਲਕ ਮਾਰਿ ਮਲੇਛਨ ਕੋ, 


'ਹਲਚਲੀ ਮਚਾ ਕੇ। 

'ਅਕਾਸ਼। 

'ਸੂਰਜ ਨੇ ਆਪਣਾ ਪ੍ਰਕਾਸ਼ ਛੱਡ ਦਿੱਤਾ। 
ਦੋਂ ਪਹਿਰ। 


।ਆ ਕੇ ਬਬਾਣਾਂ ਵਿੱਚ ਅਸਮਾਨ ਉੱਤੇ ਅਪੱਛਰਾਂ ਅਨੰਦ ਧਾਰ 
ਕੇ ਬਹੁਤੀਆਂ ਘੁੰਮਦੀਆਂ (ਪਰੀ) ਫਿਰਦੀਆਂ ਹਨ। 


ਫੁੱਲਾਂ ਦੇ ਬੱਕ ਲੈ ਕੇ ਦੇਵਤੇ ਜੰਗ ਵੇਖਦੇ ਹਨ ਅਤੇ ਦੇਵਤਿਆਂ 
ਦੀਆਂ ਇਸਤ੍ਰੀਆਂ ਵੇਖ ਕੇ ਕਲੋਲਾਂ ਕਰਦੀਆਂ ਹਨ। 


'ਸ਼ਿਵ ਜੀ ਨੇੜੇ ਪਹੁੰਚ ਗਏ, ਭੈਰਵੀ ਕਾਲਿਕਾ ਤੇ ਜੋਗਣੀਆਂ 
ਨੂੰ ਨਾਲ ਲੈ ਕੇ। 


।ਆਪਣੀ ਕੁਲ (ਸੂਰਜ ਬੰਸ) ਦੇ ਅਮੋਲਕ ਬਾਲ ਵੇਖ ਕੇ ਸੂਰਜ 
ਨੇ (ਵੀ ਆਪਣਾ) (ਬਿਸ਼ੇਸ਼)] ਸੁੰਦਰਰਥ ਖੜ੍ਹਾ ਕਰ ਲਿਆ। 
'ਚਮਕੌਰ ਦੀ ਗੜ੍ਹੀ 'ਤੇ। 


'ਅਨੰਦ ਦੇਣ ਵਾਲੇ ਆਪਣੇ ਪੁੱਤਰਾਂ ਦਾ। 


'ਫੈਲ ਗਿਆ। 

'ਲੜ ਰਹੇ ਹਨ। 

'ਅਕਾਸ਼ ਵਿੱਚ ਆ ਕੇ ਦੇਵਤਿਆਂ ਦੇ ਬਿਮਾਨ ਫੈਲ ਗਏ। 
'ਪਵਿੱਤ੍ਰ ਜੰਗ। 

'ਸਰਸੁਤੀ। “ਇੰਦੂ ਦੀ ਸਭਾ ਦਾ ਇਕ ਗਵੱਯਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1727 


ਸਿਰ ਦੈ ਕਰਿ ਸ੍ਰੈ, ਧਰ ਭਾਰ ਉਤਾਰੈਂ'। 
ਬਲ-ਭੱਦਰ ਕਾਨ੍ਹ ਕਿ ਰਾਮ ਲਖੰਨ, 


ਕਿ ਬਾਲ ਕਿਧੋਂ ਬਪੁ ਕਾਲਹਿ ਧਾਰੈਂ! ॥੫੮॥ 


ਧਰਿ ਹੋਸ਼ ਸ ਰੋਸ' ਭਿਰੇ ਗੁਰੁ ਕੇ ਸੁਤ, 
ਬੀਰ ਬਲੀ ਬਲ ਠਾਨ ਮਹਾਨੇ। 

ਧਰ ਕੀ ਗਤਿ ਨਾਉ ਸਮਾਨ ਭਈ, 

ਨਭ ਰੈਨ ਛਈ ਗਨ ਗ੍ੇਹ ਦਿਖਾਨੇ'। 
ਦਿੱਗਜ ਡੋਲ ਉਠੇ ਦਹਿਲੇ ਦਿਲ', 

ਹੋਨ ਲਗੀ ਪਰਲੈ ਕਿਤ ਆਨੇ। 

ਸਿੰਘ ਜੁਝਾਰ ਅਤੀ ਰਿਸ ਧਾਰਿ, 

ਖਿਚੀ ਤਰਵਾਰ ਜਬੈ ਮਰਦਾਨੇ' ॥ ੫੯ ॥ 
ਪੱਬ ਹਲੇ ਦਹਲਯੋ ਸੁਰ ਲੋਗ, 

ਪਤਾਨ ਬਿਤਾਲ ਤਲਾਤਲ ਤੈ'। 


ਸਿਰਿ ਸ਼ੇਸ਼ ਕਲੇਸ਼ ਵਿਸ਼ੇਸ਼ ਸਹਜੋ, 
ਭਈ ਕੂਰਮ ਕੋਲ ਕੀ ਦੀਨ ਗਤੈਂ”। 


ਅਜੀਤ ਹਰੀ ਬਲ ਕੈ ਜੁ ਅਤੈ'। 


ਸਿਪਹਾ ਜੁ ਸਲਾਰ ਕੌ ਮਾਰਿ ਦੁਧਾਰ, 
ਸੁਟਯੋ ਧਰ ਬੋਲਿ ਉਠਜੋਂ ਸੁ ਫਤੈ' ॥੬੦॥ 


ਫੇਰ ਘਨੇ ਇਕ ਵਾਰਹਿ ਖਾਨਨਿ, 
ਆਯੂਧ ਆਨ ਕਿਤਾਨ ਪੁਹਾਰੇ'। 
ਧੀਰ ਧਰੇ ਜੁਗ ਬੀਰਨ ਬੀਰਨ, 
ਕੀਨ ਬਿਦੀਰਨ ਸੱਤ ਅਪਾਰੇ'। 


।'ਆਪਣਾ ਸਿਰ ਦੇ ਕੇ ਧਰਤੀ ਦਾ ਭਾਰ ਉਤਾਰਨਗੇ। 


ਇਹ ਬਲ ਭੱਦੂ (ਕ੍ਰਿਸ਼ਨ ਦਾ ਵੱਡਾ ਭਰਾ) ਤੇ ਕ੍ਰਿਸ਼ਨ ਹਨ 
ਜਾਂਰਾਮ ਤੇ ਲਛਮਣ ਹਨ ਜਾਂ ਗੁਰਾਂ ਦੇ ਸਪੁੱਤਰ ਹਨ ਜਾਂ ਕਾਲ 
ਨੇ ਹੀ (ਬਪੁ) ਸ਼ਰੀਰ ਧਾਰੇ ਹੋਏ ਹਨ। 

'ਅਕਲ ਨਾਲ ਗ਼ੁੱਸੇ ਸਹਿਤ। 


'ਧਰਤੀ ਦੀ ਹਾਲਤ ਬੇੜੀ ਵਾਂਗ (ਤੋਲਣ ਵਾਲੀ) ਹੋ ਗਈ, 
ਅਕਾਸ਼ 'ਚਰਾਤ ਫੈਲ ਗਈ, ਸਾਰੇ ਤਾਰੇ ਦਿਸਣ ਲੱਗ ਪਏ। 
'ਦਿਸ਼ਾਂ ਦੇ ਹਾਥੀ ਡੋਲ ਗਏ (ਅਤੇ ਸਾਰਿਆਂ ਦੇ) ਦਿਲ ਕੰਬ 
ਉੱਠੇ। 


'ਸੂਰਮੇ ਨੇ। 


(ਪੱਬ) ਪਹਾੜ ਹਿਲ ਗਏ, ਪਤਾਲ, ਦੂਜੇ ਪਤਾਲ ਤੇ ਪੰਜਵੇਂ 
ਪਤਾਲ ਤੱਕ (ਸਾਰੇ ਕੰਬ ਗਏ)। 


'ਸ਼ੇਸ਼ ਨਾਗ ਨੇ ਆਪਣੇ ਸਿਰ 'ਤੇ ਬਹੁਤਾ ਕਸ਼ਟ ਸਹਾਰਿਆ, 
(ਕੂਰਮ) ਕੱਛੂ ਤੇ (ਕੋਲ) ਸੂਰ ਦੀ ਹਾਲਤ ਦੁਖੀਆਂ ਵਾਲੀ ਹੋ 
ਗਈ। 


'ਹਲਚਲੀ ਮੱਚ ਗਈ ਤੇ ਉਲੱਦ ਪੁਲੱਦ ਹੋ ਗਈ ਜਦੋਂ ਅਜੀਤ 
ਸਿੰਘ ਨੇ ਬਹੁਤਾ ਜ਼ੋਰ ਲਾਇਆ। 


'ਫ਼ੌਜ ਦੇ ਸੈਨਾਪਤੀ (ਕਮਾਂਡਰ) ਨੂੰ ਦੋ ਧਾਰਾ ਖੰਡਾ ਮਾਰ ਕੇ 
ਧਰਤੀ 'ਤੇ ਸੁੱਟ ਦਿੱਤਾ ਤੇ ਗੱਜ ਕੇ ਫਤਹ ਬੁਲਾਈ। 


'ਆ ਕੇ ਕਿਤਨੇ ਹੀ ਸ਼ਸਤ੍ਰ ਮਾਰੇ। 


'ਦੋਵੇਂ ਸੂਰਮੇ ਭਰਾਵਾਂ ਨੇ ਧੀਰਜ ਧਾਰ ਕੇ ਬਹੁਤੇ ਵੈਰੀਆਂ ਨੂੰ 
ਮਾਰਿਆ। 





1728 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਦਪਿ ਸੀਸ ਕਟੇ ਨ ਲਟੇ ਸੁ, 
ਕਬੰਧ ਲਰੇ ਜੁਗ ਕੇ ਫਿਰ ਭਾਰੇ'। 'ਭਾਵੇਂ ਸਿਰ ਕੱਟੇ ਗਏ ਪਰ ਫਿਰ ਵੀ ਉਹ (ਨ ਲਟੇ) (ਧਰਤੀ 
ਤੇ) ਨਹੀਂ ਡਿੱਗੇ (ਸਗੋਂ) ਫੇਰ ਦੋਹਾਂ ਦੇ ਧੜ ਬਹੁਤ ਲੜਦੇ ਰਹੇ। 


ਆਖਰ ਹੈ ਟੁਕ ਟੂਕ ਜਰਾ ਜਰ, 
ਸੰਮੁਖ ਜੂਝ ਪਰੇ ਗੁਰੁ ਬਾਰੇ' ॥੬੧॥ 'ਅੰਤ ਨੂੰ ਸਤਿਗੁਰਾਂ ਦੇ ਸਪੁੱਤਰ ਟੁਕੜੇ ਟੁਕੜੇ ਹੋ ਕੇ ਸਾਹਮਣੇ 
ਸ਼ਹੀਦ ਹੋ ਗਏ। 

ਯੌਂ ਕਰਿ ਜੰਗ ਅਭੰਗ' ਜਬੈ, 'ਲਗਾਤਾਰ। 

ਹਨ ਕੈ ਘਨ ਕੌ ਜੁਗ ਜੁਝ ਪਏ ਹੈ”। 'ਬਹੁਤਿਆਂ ਨੂੰ ਮਾਰ ਕੇ ਦੋਵੇਂ ਸ਼ਹੀਦ ਹੋ ਗਏ। 

ਤੇਜ ਸਮਾਇ ਗਏ ਮੱਧ ਤੇਜਹਿ, 

ਮੁੰਡ ਮੁੰਡੀ-ਧਰ ਆਨਿ ਲਏ ਹੈ'। 'ਜੋਤ ਵਿੱਚ ਜੋਤ ਸਮਾ ਗਈ, ਸ਼ਿਵ ਨੇ ਆ ਕੇ ਸਿਰ ਲੈ ਲਏ। 

ਨਾਹਿੰ ਮਿਲੇ ਧਰ ਪੈ ਗਿਰਨੇ ਧਰ, 

ਜੋਗਨੀਆਂ ਪਲ ਮਾਹਿ ਖਏ ਹੈੱ”। 'ਧੜ ਧਰਤੀ 'ਤੇ ਡਿਗਣੇ ਨਹੀਂ ਪਾਏ (ਕਿਉਂਕਿ) ਜੋਗਣੀਆਂ 
ਪਲ ਜਿੰਨੇ ਚਿਰ 'ਚ ਖਾ ਗਈਆਂ। 

ਹਿੰਦੁ ਧਰੰਮ ਕੇ ਹੇਤ, ਬੁਲਿੰਦ 

ਗੁਰੂ ਸੁਤ ਦ੍ਰੈ, ਨਿਜ ਸੀਸ ਦਏ ਹੈਂ! ॥੬੨॥ 'ਹਿੰਦੂ ਧਰਮ _(ਦੀਰਖਿਆ) ਵਾਸਤੇ ਗੁਰਾਂ ਦੇ ਵੱਡੇ 
ਸਾਹਿਬਜ਼ਾਦਿਆਂ ਨੇ ਆਪਣੇ ਸਿਰ ਦੇ ਦਿੱਤੇ ਹਨ। 


੫ 


ਦੋਹਰਾ: 
ਯਾ ਬਿਧਿ ਗੁਰ ਸੁਤ ਧਰਮ ਹਿਤ, 
ਜੂਝੇ ਅਰਿ-ਗਨ ਮਾਰ। 

ਸੁ ਜਸ ਛਯੋ ਤਿੰਨ ਲੋਕ ਮੈਂ, 

ਲਯੋ ਸੁ ਜਨਮ ਸੁਧਾਰ ॥੬੨॥ 
ਤੀਨ ਪਯਾਰੇ ਸੰਗ। 
ਸਾਹਿਬਜ਼ਾਦੇ ਉਭੈ ਵਡ, 

ਭੇ ਸ਼ਹੀਦ ਕਰਿ ਜੰਗ ॥੬੪॥ 
ਸੁਤ ਸਿੱਖਨ ਕੀ ਬੀਰਤਾ, 

ਪਿਖਿ ਗੁਰੁ ਹੂੰ ਪ੍ਰਸੰਨ। 

ਕਹਸੋ ਸ੍ਰੀ ਮੁਖ ਤੈ ਤਬੈ, 

ਭਏ ਜਨਮ ਇਨਿ ਧੰਨਯ ॥੬੫॥ 
ਜੋ ਨਰ ਰਣ ਮੈਂ ਸੰਮੁਖ ਹੂੰ, 

ਲਰਿ ਅਰਿ ਸੋਂ ਤਨ ਦੇਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1729 


ਭਗਤ ਜੁਗੀਸ ਜੁ ਪਦ ਲਹੈ, 

ਸੋ ਪਦ ਵਹਿ ਜਨ ਲੇਤ ॥੬੬॥ 

ਸਫਲ ਜਨਮ ਯਾ ਜਗਤ ਮੈਂ, 

ਤੀਨ ਜਨਨ ਕੋ' ਹੋਤ। 

ਕੈ ਦਾਤਾ ਕੈ ਸੂਰਮਾ, 

ਕੈ ਹੂ ਭਗਤ ਉਦੋਤ' ॥੬੭॥ 

ਚੌਪਈ: 

ਯੌਂ ਕਹਿ ਫਿਰ ਗੁਰੁ ਮੌਨ ਰਹਾਏ। 

ਏਕ ਮਹੂਰਤ ਭਰ ਨ ਅਲਾਏ'। 

ਪੁਨ ਸਤਿਗੁਰੁ ਮਨਿ ਐਸ ਵਿਚਾਰੀ। 

ਭਏ ਜੁ ਥੇ ਯਹਿ ਮਮ ਸੁਤ ਚਾਰੀ ॥੬੮॥ 
ਹਮਰਾ ਬਚਨ ਭਯੋ ਥਾ ਜਬਿ ਤੈ। 

ਯਹਿ ਤੋ ਜੂਝ ਰਹੇ ਥੇ ਤਬਿ ਤੈ। 

ਅਬਿ ਹਮ ਦੈਨ ਚਹੈਂ ਗੁਰਜਾਈ। 

ਕਿਸ ਕੋ ਦੇਵਹਿਂ ਯਹਿ ਵਡਯਾਈ ॥੬੯॥ 


ਫਿਰ ਸਤਿਗੁਰੁ ਮਨਿ ਐਸ ਵਿਚਾਰਾ। 
ਹੈ ਸੰਤਤਿ ਜਗਿ ਜੁਗ ਪੁਕਾਰਾ'। 
ਇਕ ਬਿੰਦੀ' ਇਕ ਨਾਦੀ? ਕਹੀਏ। 


ਸੋ ਹਮਰੇ ਦੋਨੋ ਅਬਿ ਹਈਏ ॥ ੭੦॥ 
ਬਿੰਦੀ ਸੰਤਤਿ ਹਮਰੀ ਨਾਸੈ। 

ਨਾਦੀ ਦਿਨ ਦਿਨ ਬਹੁ ਪੁਕਾਸੈ। 

ਤਾਂ ਤੈ ਨਾਦੀ ਮਮ ਸੰਤਾਨਾ। 

ਆਹਿ ਖਾਲਸਾ ਪੰਥ ਮਹਾਨਾ ॥ ੭੧॥ 
ਪੁਨ ਯਹਿ ਪੰਥ ਰਹੈਗੋ ਤਬਿ ਲੌ। 
ਸੂਰ ਸਸੀ ਧਰ ਹੈ ਜਗਿ ਜਬਿ ਲੌ'। 
ਯਹਿ ਗੁਰੁ ਘਰੁ ਕੀ ਵਸਤੁ ਗੁਰਜਾਈ। 
ਦੇਵਹੁ ਅਬੀ ਖਾਲਸੇ ਤਾਂਈ ॥ ੭੨॥ 
ਯੌਂ ਵਿਚਾਰ ਸਭਿ ਸਿੰਘ ਬੁਲਾਏ। 
ਤੂਰਨ' ਗੁਰੁ ਪੂਰਨ ਢਿਗ ਆਏ। 


'ਤਿੰਨ (ਤਰ੍ਹਾਂ ਦੇ) ਪੁਰਸ਼ਾਂ ਦਾ। 


ਜਾਂ ਭਗਤ ਪ੍ਰਗਟ ਹੋਵੇ। 


'ਜਗਤ ਵਿੱਚ ਦੋ ਤਰ੍ਹਾਂ ਦੀ ਉਲਾਦ ਹੈ। 
'ਬੀਰਜ ਤੋਂ ਪੈਦਾ ਹੋਈ ਭਾਵ ਪੁੱਤਰ। “ਸ਼ਬਦ ਤੋਂ ਪੈਦਾ ਹੋਈ 
ਭਾਵ ਸਿੱਖ। 


'ਜਗਤ 'ਤੇ ਜਦੋਂ ਤੱਕ ਸੂਰਜ, ਚੰਦ ਤੇ ਧਰਤੀ ਹੈ। 





1730 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਬੰਦਨ ਬੈਠੇ ਗੁਰੁ ਪਾਸੂ। 

ਲਾਇ ਦਿਵਾਨ ਚੁਫੇਰੇ ਖਾਸੂ ॥ ੭੩ ॥ 
ਤਬਿ ਸਤਿਗੁਰੁ ਸਭਿ ਤਰਫ ਨਿਹਾਰਾ। 
ਪਰਖਜੋ ਸਭਿ ਕੋ ਭਲ ਪੁਕਾਰਾ। 

ਸਭਿ ਸਿੰਘਨ ਕੋ ਕਹਯੋ ਸੁਨਾਈ। 
ਦੈਹੁਂ ਪੰਥ ਕੋ ਮੈਂ ਗੁਰਜਾਈ ॥ ੭੪॥ 
ਦੋਹਰਾ: 

ਸੰਤ ਸਿੰਘਾ ਇਕ ਸਿੱਖ ਕੋ, 


ਸਭਿ ਬਿਧਿ ਲਾਇਕ ਪੇਖਿ। 

ਗਾਦੀ ਪਰ ਬੈਠਾਇ ਕੈ ਦੀਨੋਂ 

ਗੁਰੁ ਅਭਿਖੇਕ' ॥ ੭੫ ॥ 

ਚੌਪਈ: 

ਸ਼ਸਤ੍ਰ ਬਸਤ ਨਿਜ ਗੁਰੁ ਪੂਰਨ। 
ਤਿਸ ਕੋ ਪਹਿਰਾਏ ਸਭਿ ਤੂਰਨ। 
ਨਿਜ ਦਸਤਾਰ ਸੀਸ ਸਜਵਾਈ। 
ਕਲਗੀ ਜਿਗਾ ਸਭੀ ਝੁਲਵਾਈ ॥ ੭੬॥ 
ਪੈਸੇ ਪਾਂਚ ਸੀ-ਫਲ' ਏਕਾ। 

ਯਹਿ ਧਰਿ ਆਗੇ ਮਸਤਕ ਟੇਕਾ। 
ਪੁਨ ਸਭਿ ਸਿੰਘਨ ਬੰਦਨ ਠਾਨੀ। 
ਜਾਨ ਗੁਰੂ ਕਾ ਰੂਪ ਮਹਾਨੀ ॥ ੭੭॥ 


ਸਨੇ ਸਨੇ ਬੰਦੂਕ ਚਲਾਵਤ। 

ਰਹਯੋ ਅਰਿਨ ਕੌ ਨੀਕੈ ਘਾਵਤ ॥ ੭੮ ॥ 
ਹਮ ਅਬਿ ਤਜ ਕੈ ਯਾਹਿ ਮਕਾਨੈਂ। 
ਨਿਕਸੈਂ ਲੈ ਤ੍ਰੈ ਸਿੰਘ ਮਹਾਨੈ। 

ਔਰ ਠੌਰ ਪੁਗਟੌਂ ਕਿਤ ਜਾਈ। 

ਕਰਤ ਰਹਯੋ ਤੁਮ ਇਹਾਂ ਲਰਾਈ ॥ ੭੯ ॥ 
ਤੁਰਕ ਕਰੈਂ ਬਲ ਤੁਮ ਪਰ ਜਬਿ ਹੀ। 


ਗੱਦੀ ਦਿੱਤੀ ਹੈ ਅਤੇ ਪੰਜ ਸਿੰਘਾਂ ਦੀ ਮਹਿਮਾ ਕਹੀ ਹੈ। ਦੇਖੋ 
ਸੀ ਗੁ. ਪ੍ਰ. ਸੂ. ਰੁ. ੬ ਅੰ: ੪੧ ਅੰਕ ੨ ਤੋਂ ੪। 


'ਤਿਲਕ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) [4 


ਸੰਮੁਖ ਜੂਝ ਮਰਯੋ ਤੁਮ ਸਭਿ ਹੀ। 

ਸਫਲ ਜਨਮ ਤੁਮਰਾ ਯਹਿ ਹੋਈ। 

ਜੀਵਤ ਸਦਾ ਨ ਜਗ ਮੈਂ ਕੋਈ ॥੮੦॥ 

ਮਰਨ ਸਫਲ ਨਰ ਨਿਜ ਵਹਿ ਕਰਹੀਂ। 

ਅਰਿ ਸੋਂ ਲਰਿ ਸਨਮੁਖ ਜੋ ਮਰਹੀਂ। 

ਇਤਯਾਦਿਕ ਗੁਰੁ ਬਚਨ ਜੁ ਭਾਖੇ। 

ਸੁਨਿ ਸਿੱਖਨਿ ਸਭਿ ਮਨਿ ਧਰਿ ਰਾਖੇ ॥੮੧॥ 

ਦੋਹਰਾ: 

ਗੁਰੁ ਦਿਸ ਗਾਥਾ ਯਹਿ ਭਈ, 

ਸੁਨੋ ਤੁਰਕ ਦਲ ਕੇਰ। 

ਤਿਸ ਨਿਸ ਕੋ ਦਿਸ ਚਾਰ ਤੈ, 

ਰਹੇ ਹਵੇਲੀ ਘੇਰ ॥। ੮੨॥ 

ਚੌਪਈ: 

ਪਹਿਰੂ ਨੌਰ ਨੌਰ ਬੈਠਾਏ। 

ਦੂਰ ਦੂਰ ਬਹੁ ਬਿਕਟ' ਖੜ੍ਹਾਏ। ਪਿਕਟਾਂ, ਚੋਰ ਪਹਿਰਾ। 

ਫਿਰਤੇ ਰੌਂਦ' ਸੁਦਾਰ ਅਪਾਰੀ। ਨਿਗਰਾਨੀ ਤੇ। 

ਦੇਤ ਤਲਾਵਾ' ਚੌਕੀਦਾਰੀ: ॥ ੮੩॥ 'ਅੰ ਤਲਾਯਹ, ਸੰਗਯਾ=ਸੈਨਾ ਦਾ ਉਹ ਟੋਲਾ ਜੋ ਸ਼ਹਿਰ 
ਅਤੇ ਫ਼ੌਜ ਦੀਰਖਯਾ ਲਈ ਚਾਰੇ ਪਾਸੇ ਫਿਰਦਾ ਰਹੇ। 
“ਪਹਿਰੇਦਾਰੀ। 

ਜਥੇਦਾਰ ਨਿਜ ਲੋਗਨ ਤਾਂਈਂ। 

ਕਹੈਂ ਆਜ ਤਕੜੇ ਰਹੁ ਭਾਈ। 

ਮਤੁ ਕਿਤ ਨਿਕਸ ਹਿੰਦੁ ਕਾ ਪੀਰੈਂ। 

ਜਾਵਹਿ ਛੋਡਿ ਹਵੇਲੀ ਧੀਰੈਂ!' ॥੮੪॥ 

ਆਜ ਫਜਰ' ਜਬ ਹੂੰ ਹੈ ਨੀਕੈ। 

ਮੱਧ ਹਵੇਲੀ ਧਸ ਕਰਿ ਨੀਕੈ। 

ਗੁਰੁ ਸਮੇਤ ਸਭਿ ਸਿੱਖਨ ਤਾਂਈਂ। 

ਦੈ ਹੈਂ ਮਾਰਿ ਕਲੇਸ਼ ਮੁਕਾਈ ॥ ੮੫॥ 

ਯਾ ਬਿਧਿ ਮਨਿ ਤੁਰਕਨਿ ਠਟ ਰਾਖੀ। 

ਸੁਨੋ ਗੁਰੁ ਦਿਸ ਕੀ ਅਬਿ ਸਾਖੀ। 

ਅਰਧ ਨਿਸਾ ਜਬਿ ਹੀ ਯੋਂ ਬੀਤੀ। 





1732 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿ ਸਤਿਗੁਰੂ ਨੈ ਯਾ ਬਿਧਿ ਕੀਤੀ ॥੮੬॥ 

ਹੁਤੋ ਛਿੱਦੂ ਇਕ ਭੀਤ ਮਝਾਰਾ'। ਕੰਧ ਵਿੱਚ ਇਕ ਮੋਰੀ ਸੀ। 
ਖੋਲਿ ਕਰਯੋ ਤਿਸ ਕਾ ਵਡ ਦ੍ਰਾਰਾ। 

ਸਬਿ ਸਿੰਘਨ ਕੋ ਦਰਿ ਰਖਵਾਰੇ'। 'ਰਾਖੇ (ਖੜ੍ਹੇ) ਕਰਕੇ। 
ਬਾਹਰ ਭਏ ਗੁਰੂ ਤਿਸ ਦ੍ਰਾਰੇ ॥੮੭॥ 

ਦਯਾ ਸਿੰਘ ਪੁਨ ਧਰਮ ਸਿੰਘ ਵਰ'। 'ਚੰਗੇ। 

ਮਾਨ ਸਿੰਘ ਯਹਿ ਸਿੰਘ ਤੀਨ ਤਰ'। (ਤਰ) ਬਹੁਤ ਹੀ (ਚੰਗੇ)। 
ਇਨਿ ਕੋ ਗੁਰੁ ਲੀਨੋ ਨਿਜ ਸੰਗੈਂ। 

ਚਲੇ ਤੁਰਕ ਦਲ ਓਰਿ ਨਿਸੰਗੈਂ ॥੮੮॥ 


ਗਿਰਾ' ਗੁਰੂ ਇਸ ਭਾਂਤਿ ਉਚਾਰੀ ॥੮੯॥ 
ਪੀਰ ਹਿੰਦੁ ਕਾ ਭਾਗਯੋ ਜੈ ਹੈ। 

ਐਸ ਪੁਕਾਰਤ ਗਏ ਸੁ ਧੈ ਹੈਂ। 

ਸ਼ਬਦ ਗੁਰੂ ਕਾ ਸੁਨ ਕਰਿ ਤਬਿ ਹੀ। 

ਜਾਗ ਉਠਯੋ ਤੁਰਕੀ ਦਲ ਸਭਿਹੀ ॥। ੯੦॥ 
ਵਹਿ ਭੀ ਲਗੇ ਪੁਕਾਰਨ ਵੈਸੇ। 

ਗੁਰੂ ਉਚਾਰਤ ਜਾਵਤ ਜੈਸੇ। 

ਰੌਰ ਪਰਯੋ ਤੁਰਕਨਿ ਦਲ ਮਾਂਹੀਂ। 

ਦੌਰਿ ਦੌਰਿ ਸਭਿ ਇਤ ਉਤ ਜਾਂਹੀਂ ॥੯੧॥ 
ਯੌਂ ਗੁਰੁ ਲਾਂਘਿ ਤੁਰਕ ਦਲ ਸਭਿ ਹੀ। 

ਕੋਸ ਦੁ ਤੀਨਕ ਪਹੁੰਚੇ ਜਬਿ ਹੀ। 

ਪੈ ਤੀਨੋ ਸਿੰਘ ਸੰਗੀ ਥੇ ਜੋ। 

ਭੀੜ ਮਾਹਿਂ ਕਿਤ ਵਿਛੁੜ ਗਏ ਸੋ ॥੯੨॥ 
ਪੁਨ ਇਕ ਭੈੱਸ ਚੁਗਾਵਨ ਵਾਰੋਂ। 

ਗੁੱਜਰ ਗੁਰੁ ਕੋ ਮਿਲਯੋ ਅਗਾਰੋ। 

ਤਿਸ ਨੇ ਗੁਰੁ ਕੋ ਲਯੋ ਪਛਾਨੀ। 

ਉਚੇ ਬਕਨ ਲਗਜੋ ਬਦ ਬਾਨੀ' ॥ ੯੩ ॥ 
ਤਬਿ ਗੁਰੁ ਤਾਂਹਿ ਨਿਵਾਰਨ ਹੇਤੈਂ”। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1733 


ਕੜਾ ਉਤਾਰ ਭਏ ਇਕ ਦੇਤੈਂ”। 

ਲੈ ਕੈ ਕੜਾ ਭਿ ਮਾਹੀ ਮੂਢੋ'। 

ਲਗਯੋ ਪੁਕਾਰਨ ਫੇਰ ਅਗੂਢੋ' ॥ ੯੪ ॥ 
ਫਿਰ ਗੁਰੁ ਖੰਜਰ ਤਿਹ ਉਰਿ ਲਾਈ। 
ਕਰ ਕੇ ਮੁਕਤਿ ਚਲੇ ਅਗਵਾਈ। 

ਕਈ ਭਾਂਤਿ ਮਗ ਕਸ਼ਟ ਸਹੈ ਕੈ। 
ਮਾਛੀਵਾੜੇ ਪਹੁੰਚੇ ਜੈ ਕੈ ॥੯੫॥ 
ਗਨੀ ਨਬੀ ਖਾਂ ਥੇ ਪਠਾਨ ਜੋ। 

ਤਿਨਿ ਤਹਿ ਲੀਏ ਗੁਰੁ ਪਛਾਨ ਸੋ। 
ਹੁਤੇ ਸੁਦਾਗਰ ਘੋੜਜੋਂ ਕੇਰੇ। 

ਤਿਨ ਤੇ ਗੁਰੁ ਅਸਹ ਲਏ ਬਧੇਰੇ ॥ ੯੬ ॥ 
ਵਹਿ ਗੁਰੁ ਕੋ ਨਿਜ ਘਰ ਲੈ ਗਏ। 
ਨੇਮ ਧਰਮ ਕਰਿ ਗੁਰੁ ਕੇ ਥਏ'। 

ਹੁਤੋਂ ਮਸੰਦ ਗੁਲਾਬਾ ਤਹਾਂ। 

ਗੁਰੂ ਉਤਾਰੇ ਤਿਸ ਘਰ ਮਹਾਂ' ॥੯੭॥ 


ਤਦੋਂ ਸੰਮਤ ੧੭੬੧ ਬਿ: ਸੀ। 


ਕਹਿ ਅਧਿਯਾਇ ਥਿਰਜੋ ਇਸ ਠੌਰੈਂ ॥੯੮॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਚਮਕੌਰ ਕਾ ਜੰਗ, ਸਾਹਿਬਜ਼ਾਦੇ 
ਸ਼ਹੀਦ ਹੋਨ, ਬਰਨਨੰ ਨਾਮ ਪੈਂਹਸਠਮੋਂ ਬਿਸ੍ਰਾਮ ॥ ੬੫॥ 





1734 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੬. (ਮਾਛੀਵਾੜੇ ਤੋਂ ਚੱਲ ਕੇ ਦੀਨੇ ਨਗਰ ਪਹੁੰਚਣਾ) 
ਦੋਹਰਾ: 
ਏਰੇ ਮਨ ਮੇਰੇ ਤਜੋ, 
ਔਰ ਵਖੇਰੇ ਸਾਰ'। 'ਸਾਰੇ ਝਗੜੇ। 
ਗੁਰ ਪਦ ਪੋਤ ਪਵਿੱਤਰ ਗਹਿ, 
ਭਵ-ਨਿਧਿ ਉਤਰਹੁ ਪਾਰ' ॥੧॥ 'ਗੁਰਾਂ ਦੇ ਪਵਿੱਤ੍ਰ ਚਰਨਾਂ ਦਾ ਜਹਾਜ਼ ਪਕੜ ਕੇ, ਸੰਸਾਰ 
ਸਮੁੰਦਰ ਤੋਂ ਪਾਰ ਉੱਤਰ ਜਾਉ। 
ਮਾਛੀਵਾੜੇ ਤੈ ਗੁਰੁ, 


ਦੀਨੇ ਲੌ ਜਿਮ ਜਾਹਿਂ। 

ਸੋ ਸਭਿ ਗਾਥਾ ਸੁਨੋ ਅਬਿ, 
ਕਹੋਂ ਧਸਾਇ ਇਸ ਮਾਹਿਂ ॥੨॥ 
ਜਿਸ ਨਿਸ ਗੁਰੁ ਚਮਕੌਰ ਤਜਿ, 
ਆਏ ਇਸ ਦਿਸ ਚਾਲਿ। 

ਤੁਰਕ ਹਵੇਲੀ ਮੈਂ ਧਸੇ, 
ਅਰਣੌਦਯ ਕੇ ਨਾਲਿ' ॥੨॥ 


ਬਹੁ ਤੁਰਕਨ ਕੌ ਘਾਇ ॥੪॥ 
ਸੰਤ ਸਿੰਘ ਕਾ ਰੂਪ ਥਾ, 

ਸਭਿ ਬਿਧਿ ਗੁਰੁ ਅਨੁਹਾਰ'। 
ਵਹਿ ਜੂਝਯੋ ਜਬਿ ਜੁੱਧ ਕਰਿ, 
ਤੁਰਕਨਿ ਲਯੋ ਵਿਚਾਰ ॥੫॥ 
ਪੀਰ ਹਿੰਦੁ ਕਾ ਯਹੀ ਥਾ, 

ਜੋ ਜੂਝਯੋ ਰਣ ਮਾਹਿਂ। 

ਸੀਸ ਕਾਟ ਤਿਸ ਕਾ ਪਠਜੋ, 
ਬਾਦਸ਼ਾਹਿ ਕੇ ਪਾਹਿ ॥੬॥ 
ਭਲੀ ਤਰ੍ਹਾਂ ਜਿਨਿ ਬਾਰ ਬਹੁ, 
ਪੇਖਯੋ ਥਾ ਗੁਰੁ ਤਾਂਇਂ। 
ਤਿਨਿ ਭਾਖਯੋ ਗੁਰੁ ਨਹਿ ਮਰਜੋ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗਯੋ ਨਿਕਸ ਕਿਤ ਸਾਇ' ॥ ੭॥ 

ਗ੍ਰਾਮਨ ਮੈਂ ਖੋਜਨ ਹਿਤੈ, 

ਫੌਜ ਚਢੀ ਤੁਰਕਾਨਿ। 

ਮਾਰਯੋ ਭਾਤਰ ਗੁੱਜਰ ਜਿਹ', 'ਜਿਸ ਗੁੱਜਰ ਦਾ ਭਰਾ ਮਾਰਿਆ ਸੀ। 
ਤਿਹ ਤਬਿ ਦਯੋ ਨਿਸ਼ਾਨ ॥੮॥ 


ਮਾਛੀਵਾੜਾ ਘੇਰਯੋ, 

ਹੇਤ ਤਲਾਸ਼ੀ ਚਾਹਿ' ॥੯॥ ਇੱਛਾ ਕਰਕੇ। 

ਕਬਿੱਤ: 

ਪਾਇ ਏਹ ਸਾਰ' ਹੈ ਗੁਲਾਬਾ ਡਰਯੋ ਭਾਰ, 'ਖ਼ਬਰ। 

ਗੁਰੁ ਪਾਸ ਆਇ ਗਾਇ' ਕਹਯੋ ਅਨਤ 'ਬੋਲ ਕੇ। “ਹੋਰ ਥਾਂ ਚਲੇ ਜਾਉ। 
ਸਿਧਾਰੀਏ”। 

ਧੀਰ ਗੁਰੁ ਦੀਓ ਹਮੈਂ ਗਹਿਨ ਵਾਲੋ ਕੌਨ ਥੀਓ', _'ਸਾਨੂੰ ਫੜਨ ਵਾਲਾ ਕੌਣ ਹੋ ਸਕਦਾ ਹੈ। 
ਗੁਰੂ ਜਮ ਤੈ ਛੁਡੈਂ ਹੈਂ ਗੁਰੈਂ ਕੌਨ ਮਾਰੀਏ'। 'ਕੌਣ ਮਾਰੇਗਾ। 

ਭੇਸ ਬਦਲਾਨੋ ਭਾਗ ਜਾਨੋ ਪਾਤਿਸ਼ਾਹਿਨ ਤੈ, 

ਕਾਮ ਅਵਤਾਰਨ ਕੋ ਸਦਾ ਨਿਰਧਾਈਏ'। ਨਿਸਚੇ ਕਰੋ। 

ਜਰਾ-ਸੰਧ _ਕਾਲ-ਯਵਨ _ ਆਗੇ _ਜਦੁਪਤਿ' 


<< 


ਭਾਗਯੋ, 
ਮੂਸਾ ਈਸਾ _ਭਾਗਿਓ ਮੁਹੰਮਦ _ਵੀਚਾਰੀਏ 
॥੧੦॥ 

ਭਾਵੀ' ਪਰਬਲ ਏਹੁ ਕਰਤਾਰ ਜੂ ਕੀ ਅਤਿ, 

ਟਲੀ ਹੈ ਨ ਕਾਹੂੰ ਤੈ ਨ ਆਗੇ ਕੋਊ ਟਲ ਹੈ। 
ਜੈਸੀ ਆਇ ਬਨੈ ਤਬਿ ਰਹਿਣਾ ਤਿਸੀ ਮੈਂ ਖੁਸ਼, 
ਦੁਖ ਸੁਖ ਲਾਭ ਹਾਨ ਮਾਹਿ ਨਾ ਦਹਲ ਹੈ'। 

ਏਹੀ ਬਡਯਾਈ ਐ ਭਲਯਾਈ ਗਯਾਨ ਭਗਤੀ ਹੈ, 
ਨਾ ਤੋਂ ਅਗਯਾਨੀ ਸੋਕ ਕਰੈਂ ਜੀਵ ਖਲ ਹੈਂ”। 
ਐਸੀ ਕਹਿ ਗਨੀ ਖਾਨ ਨਬੀ ਖਾਨ ਕੋ ਬੁਲਾਇ, 
ਬਸਨ ਰੰਗਾਇ ਸਯਾਹਿ' ਧਾਰੇ ਗੁਰੁ ਭਲ ਹੈਂ 
॥੧੧॥ 


| 





1736 


ਹਾਜੀਆਂ ਕਾ ਬੇਖ ਧਰਿ ਮੰਚ' ਪਰ ਚਾਲੇ ਚਰਿ”, 
ਸਿੱਖਨ ਕੋ ਵੈਸੇ ਹੀ ਕਰਾਏ ਵੇਸ ਰੁੱਚ ਕੇ'। 


ਲਾਗੇ ਚਾਰੋਂ ਓਰਿ ਯਹਿ ਮੰਚ ਕੋ ਮਨੁੱਚ ਕੇ'। 

ਮੰਚ ਕੋ ਉਠਾਇ ਚਲੇ ਮੋਦ ਮਨਿ ਪਾਇ ਵਹਿ, 
ਸੱਯਦ ਕਹਾਇ ਸਭਿ ਹਾਜੀ ਬਨਿ ਸੁੱਚ ਕੇ'। 
ਬੂਝੈਂ ਜਨ ਜੌਨ ਯਹਿ ਜਾਹਿ ਕੌਨ ਮੰਚ ਪਰ, 

ਗਨੀ ਖਾਨ ਕੈ ਹੈ ਤਾਂਹਿ ਏਹੁ ਪੀਰ ਉੱਚ ਕੇ 
॥੧੨॥ 

ਮੁੱਠਾ ਮੋਰ ਪੰਖਨ ਕਾ ਦਯਾ ਸਿੰਘ ਹਾਥ ਲੀਏ, 
ਜਾਵਤ ਝੁਲਾਵਤ ਕਲੇਸ਼ ਸ਼ੇਸ਼ ਮੁੱਚ ਕੋ'। 

ਗਏ ਦਲ ਤੁਰਕਨ ਕੇ ਮਾਹਿਂ ਜਬਿ ਯਾਹਿ ਬਿਧਿ, 
ਬੂਝਯੋ ਤਿਨਿ ਕੌਨ ਏਹੁ ਜਾਵਤ ਹੈ ਸੁੱਚ ਕੋ। 
ਕਹਯੋ ਤਬਿ ਗਨੀ ਖਾਨ ਤਿਨ ਪੈ ਵਖਾਨ' ਐਸੇ, 
ਸੱਯਦ ਹੈ ਏਹੁ ਆਯੋ ਕਾਬਯੋ' ਪੀਰ ਉੱਚ ਕੋ। 
ਕਹਜਯੋ ਉਮਰਾਇ ਤਬਿ ਖਾਣਾ ਖਾਇ ਜਾਇ ਅਬਿ, 
ਕਰੈ ਪੀਰ ਪੂਰਨ ਯੇ ਮੇਰੀ ਅਬਿ ਰੁੱਚ ਕੋ' 
॥੧੩॥ 

ਗਨੀ ਖਾਨ ਕਹਯੋ ਤਬਿ ਪੀਰ ਨਹਿਂ ਖਾਇ ਕਛੁ, 
ਰਾਖਤ ਹੈ ਰੋਜ਼ੇ ਨਿਤ ਏਕ ਜਵ' ਖਾਇ ਹੈ। 

ਜੋਊ ਮੁਖੋਂ ਕੈਹੈ ਸੋਊ ਪਾਰ ਥੈਹੈ ਬਿਨਾ ਬਾਰ', 
ਬੰਦਗੀ ਅਪਾਰ ਮੈਂ ਹੀ ਰੈਨ ਦਿਨ ਜਾਇ ਹੈਂ। 
ਕਹਯੋ ਉਮਰਾਵ ਤਬਿ ਜੌ ਪੈ ਪੀਰ ਨਾਹਿ ਖਾਹਿ, 
ਸੰਗ ਜੇ ਮੁਰੀਦ ਯਾਹਿ ਸੋਊ ਖਾਇ ਜਾਇ ਹੈਂ। 
ਐਸੇ ਸੁਨਿ ਕਹਜੋ ਗੁਰੁ ਜਾਹੁ ਤੁਮ ਤਯਾਰ ਕਰੋ, 
ਖਾਇ ਹੈਂ ਮੁਰੀਦ ਏਤੋ ਜੇਤੋ ਮਨ ਭਾਇ ਹੈਂ 
॥੧੪॥ 

ਖਾਣਾ ਕੀਓ ਤਯਾਰ ਜਾਇ ਤੂਕਨ ਸੁਧਾਰ ਤਬਿ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਪਲੈਘ। “ਚੜ੍ਹ ਕੇ। 

।ਆਪਣੀ ਇੱਛਾ ਦੇ (ਅਨੁਸਾਰ ਗੁਰਾਂ ਨੇ)। 

“ਲਾਹੌਰ ਐਡੀਸ਼ਨ ਛਾਪਾ ਪੱਥਰ ਵਿੱਚ ਏਥੇ ਧਰਮ ਸਿੰਘ ਦੀ 
ਥਾਂ ਦਯਾ ਸਿੰਘ ਪਾਠ ਛਪਿਆ ਹੋਇਆ ਹੈ ਜੋ ਅਸਾਂ ਦਰੁਸਤ 
ਕਰ ਦਿੱਤਾ ਹੈ ਕਿਉਂਕਿ ਭਾਈ ਦਯਾ ਸਿੰਘ ਬਾਰੇ ਅੱਗੇ ਚਲ ਕੇ 
ਲਿਖਿਆ ਹੈ ਕਿ ਉਹ ਚਉਰ ਦੀ ਸੇਵਾ 'ਤੇ ਲੱਗੇ ਹੋਏ ਹਨ। 
'ਉੱਚੇ ਮਨਾਂ ਵਾਲੇ। 


'ਪਵਿੱਤ੍ਰ। 


'ਸਾਰੇ ਕਲੇਸ਼ਾਂ ਤੋਂ (ਮੁਚਕੋ) ਛੁਡਾਉਣ ਵਾਲੇ (ਸਤਿਗੁਰਾਂ) ਨੂੰ। 


'ਜੋਂ ਦਾ ਇਕ (ਦਾਣਾ)। 
'ਬਿਨਾਂ ਦੇਰੀ ਤੋਂ ਪੂਰਾ ਹੋ ਜਾਂਦਾ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਖਨ ਕੌ ਗੁਰੂ ਨੈ ਉਚਾਰ ਯੌਂ ਸੁਨਾਯੋ ਹੈ। 
ਵਾਹਿਗੁਰੂ ਮੁਖ ਤੈ ਅਲਾਇ ਕੈ ਫਿਰਾਇ ਕੁੱਦ', 
ਲੀਜੀਓ ਨਿਸ਼ੰਕ ਖਾਇ ਜੇਤੋਂ ਮਨ ਭਾਯੋ ਹੈ। 
ਜਾਇ ਤਬਿ ਸਿੱਖ ਬੈਠੇ ਤੂਕਨ ਕੇ ਸੰਗ ਖਾਨ, 
ਫੇਰੀ ਜਬਿ ਕੁੱਦ ਤਬਿ ਤ੍ਰਕਨਿ ਅਲਾਯੋ ਹੈ। 

ਅਹੋ ਤੁਮ ਹਾਜੀਓ ਕਯਾ ਪਾਜੀਓ' ਕੁਕਾਜ ਕੀਨ, 
ਖਾਣੇ ਬੀਚ ਛੁਰੀ ਫੇਰ ਮਕਰੂ' ਬਨਾਯੋ ਹੈ ॥੧੫॥ 
ਕਹਯੋ ਤਬ ਗਨੀ ਖਾਨ ਤੁਮ ਕੋ ਪਛਾਨ ਨਾਹਿ, 
ਸ਼ਰ੍ਹਾ ਏਹ ਮੱਕਯੋਂ ਆਨ ਚਲੀ ਸੋ ਨਵੀਨ ਹੈ। 
ਹਾਜੀ ਹੋਇ ਸੱਯਦ ਜੋ ਸੋਊ ਫੇਰੈ ਛੁਰੀ ਏਹੁ, 
ਪੀਰ ਉੱਚ ਕੇ ਚਲਾਈ ਮੱਕਯੋਂ ਆਈ ਪੀਨ' ਹੈ। 
ਸੁਨ ਕੈ ਤੁਰਕ ਚੁਪ ਕਰੇ ਮੋਦ ਭਰੇ ਸਭਿ, 

ਖਾਣਾ ਖਾਯੋ ਸਭਿ ਹੀ ਨੈ ਮਿਲਿ ਦੀਨ ਚੀਨ ਹੈ'। 
ਆਏ ਸਿੱਖ ਖਾਣਾ ਖਾਇ ਪਲੇ ਬਾਂਧ ਲਯਾਏ ਕੁਛ, 
ਗੁਰੂ ਨੈ ਕਹਯੋ ਥਾ ਜੋਈ ਸੋਈ ਕਾਮ ਕੀਨ ਹੈ 
॥੧੬॥ 

ਚਾਲੇ ਗੁਰੂ ਤਹਾਂ ਤੈ ਉਤਾਲੇ' ਮੰਚ ਪੈ ਬਿਸਾਲੇ, 
ਦੇਤ ਛਬਿ ਸੇਤੁ ਭਵ ਹੇਤ ਜਿਨਿ ਨਾਮ ਹੈ'। 


ਮਗ ਮੈਂ ਤਲਾਬ ਏਕ ਆਬ ਚਾਰੁ ਵਾਰ ਆਯੋ', 
ਉਤਰੇ ਬਿਵੇਕ ਸਿੰਧੁ' ਤਹਾਂ ਸੁਖ ਧਾਮ ਹੈਂ। 

ਖਾਣਾ ਤੁਰਕਾਨ ਵਾਰਾ ਲਯਾਏ ਥੇ ਜੁ ਸਿੱਖ ਬਾਂਧਿ, 
ਸਿੱਖਨ ਕੇ ਸੰਸੇ ਖੋਣ ਹੇਤ', ਗੁਰੁ ਤਾਮ ਹੈ। 

ਹੇਰਯੋ ਜਬਿ', ਹਲੂਆ ਸੋ ਭਲੂਆ ਭਯੋ ਹੈ 

ਅਤਿ' ਅਜ਼ਮਤ ਹੇਰਿ ਗੁਰੁ ਕੇਰ ਪੇਖਿ ਆਮ ਹੈਂ? 


॥੧੭॥ 


ਹੋਇ ਅਚਰਜ ਗਨੀ ਖਾਨ ਆਦਿ ਸੰਗੀਓਂ ਨੇ, 
ਗੁਰੂ ਕੋ ਪ੍ਰਤੱਖ ਪ੍ਰਮੇਸ਼ਰ ਪਛਾਨਯੋ। 

ਚ਼ਲ ਕੈ ਤਹਾਂ ਤੈ ਗੁਰੁ ਗ੍ਰਾਮ ਜੌ ਕਨੇਚ ਆਏ, 
ਬੋਲ ਕੈ ਮਸੰਦ ਫੱਤੇ ਤਾਈਂ ਯੌ ਬਖਾਨ੍ਯੋਂ। 


1737 


'ਚੰਗੀ (ਰੀਤੀ)। 


।( ਆਪਣੇ) ਮਜ਼ਹਬ ਦੇ ਜਾਣ ਕੇ। 


'ਛੇਤੀ। 

'ਜਿਨ੍ਹਾਂ ਦਾ ਨਾਮ ਸੰਸਾਰ ਤੋਂ ਤਾਰਨ ਲਈ (ਸੇਤ) ਪੁਲ ਹੈ, 
(ਉਹ ਸਤਿਗੁਰੂ) ਪਲੰਘ 'ਤੇ ਬਹੁਤ ਸੋਭਾ ਦੇ ਰਹੇ ਹਨ। 
'ਰਸਤੇ ਵਿੱਚ ਸੁੰਦਰ ਪਾਣੀ ਵਾਲਾ ਇਕ ਤਲਾ ਆਇਆ। 


'ਗਿਆਨ ਦੇ ਸਮੁੰਦਰ। 


'ਗੁਰਾਂ ਨੇ ਸਿੱਖਾਂ ਦੇ ਸੰਸੇ ਦੂਰ ਕਰਨ ਵਾਸਤੇ। 

ਜਦੋਂ ਗੁਰਾਂ ਨੇ (ਉਹ) (ਤਾਮ) ਖਾਣਾ ਦੇਖਿਆ। 

'ਬਹੁਤ ਹੀ ਚੰਗਾ ਕੜਾਹ ਪ੍ਰਸ਼ਾਦ ਹੋ ਗਿਆ। ਗੁਰਾਂ ਦੀ 
ਕਰਾਮਾਤ ਦੇਖ ਕੇ (ਆਮ) ਬਹੁਤੇ ਲੋਕ (ਪੇਖਿ) ਦਰਸ਼ਨ 
ਕਰਨ ਆਉਂਦੇ ਹਨ। 





1738 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਘੋੜੀ ਤੇਰੇ ਧਾਮ ਦੋਇ ਆਹਿ, ਏਕ ਹਮੈਂ ਦੇਹੁ 

ਅਸਵਾਰੀ ਹੇਤ, ਹਮ ਫੇਰ ਦੈ ਹੈਂ ਜਾਨਯੋ'। 'ਜਾਣ ਲੈ ਅਸੀਂ ਮੋੜ ਦਿਆਂਗੇ। 

ਹਾਥ ਜੋਰਿ ਫੱਤੇ ਧਰਿ ਕਪਟ ਮਹੱਤੇ' ਕਹਯੋ, 'ਬਹੁਤਾ। 

ਹੁਤੀ ਅਲਵੱਤੇ ਅਬਿ ਗਈ ਕਿਤੇ ਮਾਨਯੋ'_'ਹੈ ਤਾਂ ਸੀ (ਅਲਵੱਤੇ) ਪ੍ਰੰਤੂ ਕਿਤੇ ਗਈ ਹੋਈ ਹੈ (ਸੱਚ) ਮੰਨ 
॥੧੮॥ ਲਉ। 

ਲੈ ਗਯੋ ਦਮਾਦ' ਮੇਰੋ ਮਾਂਗ ਕੈ ਜਨੇਤ ਹੇਰੋ”, 'ਜਵਾਈ। “ਜੰਵ ਵੇਖਣ ਵਾਸਤੇ। 

ਐਹੈ ਜਬਿ ਦੈਹੈਂ ਤਬਿ ਆਪ ਪੈ ਪਠਾਇ ਹੈਂ। 

ਕੂਰ ਤਾਂਹਿ ਹੇਰਿ ਗੁਰੁ ਟੇਰਿ' ਕਹਯੋ ਫੇਰ ਇਮ, __'ਬੋਲ ਕੇ। 

ਘੋਰੀ ਘਰ ਤੇਰੇ ਠਾਢੀ ਉਭੈ ਅਬਿ ਤਾਇੰ ਹੈਂ”। ਹੁਣ ਤੱਕ ਦੋਵੇਂ ਖੜ੍ਹੀਆਂ ਹਨ। 

ਫੇਰ ਫੱਤੇ ਕਹਯੋ ਮੈਂ ਤੂਕਾਨ ਤੇ ਡਰਾਤ, 

ਮਤ ਕੈਹੈਂ ਮਮ ਘਾਤ ਇਲਜ਼ਾਮ ਦੈ ਇਹਾਇ ਹੈਂ:। _'ਕਿਤੇ ਮੇਰਾ ਨਾਸ ਨ ਕਰ ਦੇਣ ਇਹੋ ਦੋਸ਼ ਲਾ ਕੇ। 
ਕਹਸੋ ਗੁਰੂ ਹਮ ਕੋ ਨ ਦੈਹੈਂ, ਸਾਂਪ ਆਇ ਥੋਹੈ, 

॥੧੯॥ 

ਦੋਹਰਾ: 

ਜਯੋਂ ਗੋਈ' ਹੋਈ ਸੋਈ, 

ਘੋੜੀ ਖਾਈ ਸਾਂਪ। 

ਧਰੇ ਉਭੈ ਇਮ ਖਾਪ' ॥੨੦॥ 

ਖੋਯੋ ਲਾਹਾ ਮੂਰ'। 

ਕੋਪ ਖੁਸ਼ੀ ਸੈਂ ਗੁਰੂ ਜੋ ਕਹੈਂ, 

ਸੁ ਥਹੈ' ਜ਼ਰੂਰ ॥ ੨੧॥ 

ਚੌਪਈ: 

ਗੁਰੂ ਮੰਚ ਪੁਨ ਹੂ ਅਸਵਾਰੇ। 

ਆਗੇ ਚਲੇ ਕੌਤਕੀ ਭਾਰੇ। 

ਨਰ ਨਾਟਕ ਇਹੁ ਥਾਟ ਦਿਖਾਯੋ'। 'ਮਨੁੱਖਾਂ ਨੂੰ ਇਹ ਨਾਟਕ ਦੀ ਬਨਾਵਟ ਦਿਖਾਈ। 
ਹੇਹਰ ਨਗਰ ਅਗਾਰੀ ਆਯੋ ॥ ੨੨ ॥ 

ਤਹਾਂ ਕ੍ਰਿਪਾਲ ਉਦਾਸੀ ਕੇਰਾ। 

ਅਬਿ ਲੌ ਆਹਿ ਬਡੋ ਅਤਿ ਡੇਰਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1739 


ਏਕ ਨਿਸਾ ਗੁਰੁ ਜਬੈ ਥਿਰਾਏ'। 'ਠਹਿਰੇ। 

ਡਰਿ ਮਹੰਤ ਬਡ ਫਜਰੈਂ' ਆਏ ॥ ੨੨੩॥ 'ਵੱਡੇ ਸਵੇਰੇ। 

ਕਹਸੋ ਚੋਰ ਤੁਮ ਸ਼ਾਹੀ' ਗੁਰੁ। 'ਹੇ ਗੁਰੂ ਜੀ ਤੁਸੀਂ ਸ਼ਾਹੀ ਚੋਰ ਹੋ। 
ਆਗੇ ਚਲਨਾ ਕਰਿ ਦਿਹੁ ਸ਼ੁਰੂ। 

ਤੁਰਕ ਖਬਰ ਗਹਿ ਮੁਝ ਕੋ ਮਾਰੈਂ। 

ਦੈ ਫਾਂਸੀ ਡੇਰਾ ਊਜਾਰੈਂ ॥੨੪॥ 

ਗੁਰੂ ਕਹਯੋ ਡੇਰਾ ਸਦ ਬਸ ਹੈ। 

ਤੂੰ ਫਾਸੀ ਕਾ ਚਾਖੈਂ ਰਸ ਹੈ। 

ਬਚਨ ਗੁਰੂ ਕਾ ਟਰੈ ਨ ਕਬਿਹੀ। 

ਧੂਵ' ਮੇਰੁ” ਧਰ” ਚਾਲੈਂ ਜਬਿਹੀ ॥੨੫॥ 'ਧੂੰ ਤਾਰਾ। “ਸੁਮੇਰ ਪਰਬਤ। 'ਧਰਤੀ। 
ਜੈਸ ਕਹਜੋ ਤੈਸੇ ਹੀ ਥਯੋ। 

ਤੁਰਕੈਂ ਸਾਧ ਸੁ ਫਾਂਸੀ ਦਯੋ। 

ਗੁਰੂ ਤਹਾਂ ਤੈ ਚਲ ਕਰਿ ਤਬੈ। 

ਗਏ ਜਟਪੁਰੇ ਲੰਮੇ' ਜਬੈ ॥ ੨੬॥ 'ਲੈਮੇ (ਪਿੰਡ ਕੋਲ) ਜਟ ਪੁਰੇ ਪਿੰਡ। 
ਰਾਇ ਕੋਟ ਹੈ ਤਹਾਂ ਨਜੀਕੈਂ। 


ਰਾਇ' ਖਬਰ ਪਾਈ ਜਬਿ ਠੀਕੈਂ। ਰਾਇ ਕੱਲਾ ਨੇ। 


ਮਿਲਯੋ ਰਾਇ ਕੱਲਾ ਤਬਿ ਆਈ। 

ਗੁਰੁ ਕੋ ਸਾਦਰ ਲਯੋ ਥਿਰਾਈ ॥ ੨੭॥ 
ਪਿਖਿ ਲਵਾਸ ਅਚਰਜ ਮਨ ਪਾਈ। 
ਲਰਜ਼ ਅਰਜ਼ ਲਖਿ ਫਰਜ਼ ਅਲਾਈ'। 'ਫ਼ਰਜ਼ ਜਾਣ ਕੇ ਕੰਬ ਕੇ ਬੇਨਤੀ ਕੀਤੀ। 
ਮੁਝ ਕੌ ਭੀ ਮੁਰੀਦ ਨਿਜ ਜਾਨੋ। 

ਕਰੂੰ ਟਹਿਲ ਜੋ ਆਪ ਬਖਾਨੋ ॥੨੮॥ 
ਤਬਿ ਗੁਰੁ ਕਹਜੋ ਸੁਨੋ ਤੁਮ ਰਾਏ। 

ਦਿਹੁ ਸਰ੍ਹੰਦ ਤੈ ਖਬਰ ਮੰਗਾਏ। 
ਸਾਹਿਬਜ਼ਾਦੇ ਪਹੁੰਚੇ ਤਹਾਂ। 

ਕਿਆ ਹਵਾਲ ਬਰਤਜੋ ਫਿਰ ਵਹਾਂ ॥ ੨੯ ॥ 
ਯਹਿ ਸੁਨਿ ਗੁਰੁ ਕਾ ਹੁਕਮ ਮਹਾਨਾ। 
ਕੱਲੇਰਾਇ ਸੀਸ ਧਰਿ ਮਾਨਾ। 

ਧਾਵਨ' ਫੌਰਨ? ਪਠਜੋ ਤਬੈ ਹੀ। 

ਵਹਿ ਸਰਹੰਦ ਮੈਂ ਗਯੋ ਜਬੈ ਹੀ ॥੩੦॥ 





1740 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਖ ਏਕ ਗੁਰੁ ਕਾ ਤਹਿ ਮਿਲ੍ਯੋ। 

ਸਭਿ ਹਵਾਲ ਉਨਿ ਉਸ ਤੈ ਗਿਲਯੋ'। 'ਉਸ ਤੋਂ ਨਿਕਲਿਆ ਭਾਵ ਸੁਣ ਕੇ ਯਾਦ ਕਰ ਲਿਆ। 
ਚਾਰ ਪਹਰ ਮੈਂ ਵਹਿ ਹਟਿ ਖਾਸੈਂ। ।ਆਪ। 
ਆਯੋ ਦੌਰਿ ਤਬੈ ਗੁਰੁ ਪਾਸੈਂ ॥। ੩੧॥ 

ਸਭਿ ਬ੍ਰਿਤਾਂਤ ਉਨਿ ਗੁਰਹਿਂ ਸੁਨਾਯੋ। 

ਸੁਨ ਕਰਿ ਗੁਰੁ ਉਰ ਮੈਂ ਬਿਸਮਾਯੋ। 

ਕੱਲੇ ਰਾਇ ਸਿੱਖ ਜਨ ਔਰੈਂ। 

ਸੁਨ ਕਰਿ ਭਏ ਦੁਖੀ ਮਨਿ ਗੌਰੈਂ ॥੩੨॥ 

ਦੋਹਰਾ: 

ਵਹੀ ਕਥਾ ਅਬਿ ਸੁਨੋ ਸਭਿ, 

ਤੁਮੈ ਸੁਨੈਹੋਂ ਮੀਤ। 

ਭਾਰੀ ਕਰੀ ਅਨੀਤਿ' ॥ ੩੩॥ 

ਮਾਤ ਗੂਜਰੀ ਸਹਿਤ ਜਜੋਂ, 

ਸਾਹਿਬਜ਼ਾਦੇ ਦੋਇ। 

ਚੜ੍ਹੇ ਵੀਚ ਸਰਹੰਦ ਕੇ, 

ਸੁਨੋ ਹਾਲ ਅਬਿ ਸੋਇ ॥੨੪॥ 

ਲਲਿਤ ਛੰਦ: 


ਗਦ ਗਦ ਗਲ ਹੈ ਜਾਵੈ' ॥ ੨੫॥ 'ਹੱਥ ਕੰਬਦੇ ਹਨ, ਕਲਮ ਡਿੱਗ ਪੈਂਦੀ ਹੈ ਤੇ ਕੰਠਰੁਕ ਜਾਂਦਾ 
ਦ 
ਹੈ। 


ਗੁਰੁ ਕੇ ਮਹਲ ਔਰ ਸੁਤ ਜਨਨੀ, 
ਸਿੱਖ ਗੁਰੂ ਕਿਤ ਕਿਤ ਹੀ। 
ਗਏ ਬਿਛੁਰ ਸਭਿ ਆਪਸ ਮਾਹੀਂ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 0 ॥। 


ਪਰੀ ਬਿਪੱਤੀ' ਅਤਿ ਹੀ। 

ਜਬਿ ਵਹੀਰ ਗੁਰੁ ਕਾ ਨਦਿ ਲਖ ਕੈ', 
ਰੋਪੜ ਕੇ ਢਿਗ ਆਯੋ। 

ਛਲ ਬਲ ਕਰਿ ਬਹੁਤਾਯੋ' ॥ ੩੬ ॥ 
ਲੋਗ ਲੁਟੇਰੇ ਔਰ ਹਜਾਰਾਂ, 

ਪਰੇ ਚੁਫੇਰਯੋਂ ਧਾਈ। 

ਸਭੀ ਵਹੀਰ ਲੁਟ ਗਯੋ ਗੁਰੁ ਕਾ, 
ਮਾਚੀ ਅਧਿਕ ਲਰਾਈ। 

ਗੁਰੁ ਘਰਨੀ ਕੇ ਡੋਲੇ ਚੁਕਿ ਖੁਦ, 
ਸਿਖ ਦਿਲਵਾਲੀ' ਲੈ ਕੈ। 

ਭੇਸ ਬਦਲ ਦਿੱਲੀ ਲੈ ਪਹੁੰਚੇ, 
ਰਾਤ ਦਿਵਸ ਬਹੁ ਧੈ ਕੈ ॥੨੭॥ 
ਮਾਤ ਸੁੰਦਰੀ ਸਾਹਿਬ ਦੇਵੀ, 

ਯਹਿ ਜੁਗ ਦਿੱਲੀ ਮਾਹੀਂ। 

ਨਿਜ ਸੁਤ ਸਿੱਖਨ ਕੇਰ ਜਨਾਨਜੋ, 
ਵੀਚ ਰਹੀਂ ਭਲ ਚਾਹੀ' ॥ ੩੮ ॥ 


ਅੜਿੱਲ ਛੰਦ: 
ਅਬਿ ਗੁਰੁ ਮਾਤਰੁ ਤਾਤਨ ਕੋ' 


ਬ੍ਰਿਤਾਂਤ ਸੁਨਿ। 

ਰੋਪੜ ਲੌ ਤਬਿ ਆਏ, 

ਸੰਗ ਵਹੀਰ ਗੁਨਿ। 

ਭਏ ਜਬ ਸਿੰਘ ਸਭਿ। 

ਹੋ ਗੁਰੁ ਜਨਨੀ ਢਿਗ, 

ਗੁਰੁ ਸੁਤ ਲਘੁ ਜੁਗ ਰਹੇ ਤਬਿ' ॥ ੩੯ ॥ 


ਗੁਰੂ ਘਰ ਕਾ ਇਕ ਰਹਯੋ 
ਰਸੋਈਆ ਸੰਗ ਤਿਨ। 


'ਆਪਣੇ ਸਿੱਖਾਂ ਰੂਪ ਪੁੱਤਰਾਂ ਦੀਆਂ ਜ਼ਨਾਨੀਆਂ ਵਿੱਚ ਚੰਗਾ 
ਸਮਝ ਕੇ ਰਹੀਆਂ। 


ਮਾਤਾ ਗੂਜਰੀ ਜੀ ਅਤੇ ਪੁੱਤਰਾਂ ਭਾਵ ਛੋਟੇ ਸਾਹਿਬਜ਼ਾਦਿਆਂ 
ਦਾ। 


'ਖਿੰਡ ਪੁੰਡ ਗਏ। 


'ਤਦੋਂ ਮਾਤਾ ਗੂਜਰੀ ਜੀ ਕੋਲ ਗੁਰਾਂ ਦੇ ਦੋਵੇਂ ਛੋਟੇ ਪੁੱਤਰਰਹਿ 
ਗਏ। 





1742 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਖੇੜੀ ਨਾਮ ਗ੍ਰਾਮ ਕੇਰ 

ਦੂਜ ਹੁਤੋ ਗਿਨਿ'। 

ਸੋ ਬੁਹਮਣ ਨਿਜ ਸੰਗ 

ਮਾਤ ਕੋ ਲੈ ਗਯੋ। 

ਹੋਂ ਜਯੋਂ ਤਯੋਂ ਕਰਿ ਨਿਜ ਧਾਮ 
ਪ੍ਰਾਪਤ ਜਾ ਭਯੋ ॥ ੪੦॥ 
ਗੁਰੁ ਜਨਨੀ ਕੀ ਸੇਵ 

ਕਪਟ ਧਰਿ ਬਹੁ ਕਰੀ। 

ਖਾਨ ਪਾਂਨ ਕਰਵਾਇ 
ਸੁਲਾਏ ਨਿਸ ਪਰੀ। 

ਧਨ ਮਾਤਾ ਢਿਗ ਦਿਜ ਤਬਿ, 
ਅਧਿਕ ਨਿਹਾਰਜੋ। 

ਹੋ ਜ਼ੇਵਰ ਜਰਯੋ ਜਰਾਵ, 
ਅਮੋਲਕ ਭਾਰਯੋ ॥੪੧॥ 
ਖੁਰਜੀ' ਥੀ ਇਕ ਸੰਗ 
ਅਸ਼ਰਫੀ' ਕੀ ਭਰੀ। 
ਖੱਚਰ ਪਰ ਲਦਵਾਇ, 

ਮਾਤ ਨੈ ਲਯਾ ਧਰੀ। 

ਕਈ ਲਾਖ ਕਾ ਹੁਤੋ, 

ਐਸ ਅਸਬਾਬ ਸਭਿ। 

ਹੋ ਗੁਰੁ ਜਨਨੀ ਕੇ ਪਾਸ, 
ਲਖਜਯੋ ਦਿਜ ਤਾਹਿਂ ਤਬਿ ॥੪੨॥ 
ਲੈ ਨਿਜ ਨਾਤੀ' ਸੰਗ ਉਭੈ, 
ਗੁਰੁ ਮਾਤ ਜੌ। 

ਗਈ ਸੋਇ ਫਿਰ, 

ਭਈ ਅਰਧ ਵਹਿਰਾਤ ਜੌ। 
ਜਾਇ ਗੁਰੁ ਜਨਨਿ ਪੈ'। 

ਹੋ ਨਿੰਦਾ ਵਸਿ ਤਿਹ ਪੇਖਿ, 
ਪਾਪ ਧਰਿ ਮਨਨ ਪੈ' ॥੪੩॥ 


'ਸਾਮਾਨਰੱਖਣ ਲਈ ਘੋੜੇ ਦੀ ਕਾਠੀ 'ਤੇਰੱਖਣ ਵਾਲਾ ਥੈਲਾ। 
'ਮੁਹਰਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਮ ਅਸਬਾਬ ਨ ਮਿਲਤ ਅਹਯੋ ॥੪੫॥ 
ਚੋਰ ਨਹੀਂ ਇਸ ਨੌਰਹਿ ਕੋਈ, 
ਔਰਹਿ ਮਾਲੂਮ ਭਯੋ ਅਯੋ। 

ਗਯੋ ਕਹਾਂ ਅਸਬਾਬ ਹਮਾਰੋ, 
ਖੁਰਜੀ ਆਦਿਕ ਔਰਹਿ ਜੋ। 

ਜੇ ਕਰ ਤੁਮ ਨੇ ਆਪ ਉਠਾ ਕਰਿ, 
ਸਾਂਭ ਧਰਯੋ ਅਸਬਾਬ ਕਹੀਂ। 

ਤੌ ਬਤਲਾਇ ਦੇਹੁ ਤੁਮ ਹਮ ਕੋ, 
ਫਿਰ ਹਮ ਚਿੰਤਾ ਕਰੈਂ ਨਹੀਂ ॥੪੬॥ 
ਯੌ ਸੁਨਿ ਬੈਨ ਮਾਤ ਕੇ ਪਾਪੀ, 

ਦਿਜ ਬੋਲਯੋ ਮਨਿ ਕਪਟ ਭਰਜੋ। 
ਅਬਿ ਹੀ ਨਿਕਸੋ ਹਮਰੇ ਘਰ ਤੇ, 
ਤੁਮ ਤੁਹਮਤ' ਹਮ ਪੈ ਸੁ ਧਰਯੋ। 
ਤੁਰਕਨ ਤੈ ਮੈਂ ਜਾਨ ਤੁਮਾਰੀ, 


1743 





1744 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਾਖੀ ਨਿਜ ਘਰਿ ਲਯਾਇ ਭਲੇ। 
ਪਾਯੋ ਫਲ ਕਾਲੌਕ ਲਗਾਯੋ, 

ਅਬਿ ਤੁਮ ਕਤਹੂੰ ਜਾਹੁ ਚਲੇ ॥੪੭॥ 
ਨਹੀਂ ਤੁ ਮੈਂ ਅਬਿ ਤੁਰਕਨ ਪੈ, 
ਪਕਰਾਇ ਦੇਉਂਗੋ ਤੁਮੈਂ ਸਹੀ। 

ਯੌ ਸੁਨਿ ਮਾਤ ਕਹਯੋ ਤਬਿ ਦਿਜ ਕੋ, 
ਤੂੰ ਭਾਈ ਧਰਿ ਰੋਸ ਨਹੀਂ। 

ਗਯੋ ਬਿੱਤ ਤੌ ਖਾਇ ਖਸਮ ਕੋ, 

ਲੈ ਗਯੋ ਹੋਵਗ ਚੋਰ ਕਿਤੋ। 

ਮੈਂ ਤੋ ਸਹਜ ਸੁਭਾਵਕ ਬੂਝਯੋ, 

ਤੁਮ ਕਯੋਂ ਮਾਨਯੋ ਰੋਸ ਇਤੋ ॥੪੮॥ 
ਤੁਮ ਕੋ ਦੋਸ਼ ਨਹੀਂ ਹਮ ਦੈਹੈਂ, 

ਯਹਿ ਹਮਰੇ ਸਬਿ ਕਰਮ ਕਰੈਂ। 

ਹੋਤ ਕੁਫੇਰ' ਦਿਨਨ ਕੋ ਜਬਿ ਹੀ, 'ਖੋਟਾ ਚੱਗ੍। 
ਤਬਿ ਮਾਟੀ ਹੈ ਮੇਰੁ ਪਰੈ'। 'ਸੋਨੇ ਦਾ ਸੁਮੇਰ ਪਰਬਤ ਵੀ ਮਿੱਟੀ ਹੋ ਜਾਂਦਾ ਹੈ। 
ਜਾਨ ਹਮਾਰੀ ਰਹੈ ਸਲਾਮਤ, 

ਫਿਰ ਜਬਿ ਗੁਰੁ ਕੌ ਮਿਲੈਂ ਸਹੀ। 

ਧਨ ਹਮਰੇ ਢਿਗ ਆਇ ਬਥੇਰਾ, 
ਕਮੀ ਕਾਹਿ ਕੀ ਰਹੈ ਨਹੀਂ ॥੪੯॥ 
ਯੌ ਸੁਨਿ ਪਾਪੀ ਦਿਜ ਮਨਿ ਥਾਪੀ, 
ਪਾਪ ਕਰਨ ਕੀ ਔਰ ਢਬੈ'। 
ਪਹੁੰਚਯੋਂ ਤੁਰਕਨ ਪਾਸ ਤਬੈ। 

ਜਾਨੀ ਖਾਂ ਮਾਨੀ ਖਾਂ ਰੰਘੜ, 

ਹੁਤੇ ਤ੍ਰਕ ਸੁਦਾਰ ਤਹੀਂ। 

ਤਿਨਿ ਢਿਗ ਜਾਇ ਦੁਸ਼ਟ ਦੂਜ ਭਾਖਜੋ, 
ਭੇਤ ਸਭੀ ਗੁਰੁ ਕੇਰ ਸਹੀ ॥ ੫੦ ॥ 
ਸੁਨ ਕਰਿ ਤੁਰਕ ਤੁਰਤ ਚੜ੍ਹ ਆਏ, 
ਤਿਸ ਬਿੱਪੂ ਕੇ ਸੰਗ ਤਹਾਂ। 

ਗੁਰੁ ਜਨਨੀ ਕੇ ਸਹਿਤ ਗੁਰੂ ਸੁਤ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਦਿਜ ਦੀਨੇ ਪਕਰਾਇ ਵਹਾਂ। 

ਸੁਨਿ ਯਹਿ ਬਾਤ ਨਗਰ ਕੇ ਸਭਿ ਜਨ, 
ਗਾਰੀ ਦਿਜ ਕੋ ਦੇਤ ਭਏ। 

ਗੁਰੁ ਸੁਤ ਲਘੁ ਪਕਰਾਇ ਦਏ ॥੫੧॥ 
ਕੁਸ਼ਟੀ ਹੈ ਕਰਿ ਦੁਸ਼ਟ ਮਰੇ ਦੂਜ, 
ਨਿਮਕ ਖਾਇ ਇਨਿ ਕੀਨ ਬੁਰਾ। 
ਕਹਤ ਸਯਾਨੇ ਜਨ ਸਭਿ ਜਗ ਮੈਂ, 
ਮਸਲਾ ਯਹਿ ਮਸ਼ਹੂਰ ਤੁਰਾ'। 
ਉਪਜਤ ਹੈ ਦੁਰਭਿੱਖ ਬਾਂਗੜੋਂ”, 

ਦਿਜ ਤੈ ਜਦ ਕਦ ਹੋਤ ਬੁਰਾ। 

ਇਸ ਪਾਪੀ ਕੋ ਤਰਸੁ ਨ ਆਯੋ, 

ਰਹੈ ਨ ਇਸ ਕਾ ਖੋਜ ਖੁਰਾ ॥੫੨॥ 
ਦੋਹਰਾ: 

ਲੋਭ ਲਹਿਰ ਵਸ ਹੋਇ ਦੂਜ, 
ਕਰਯੋ ਕਹਿਰ ਯਹਿ ਭਾਰ। 

ਅਬਿ ਸੁਨਿ ਜ੍ਯੋਂ ਗੁਰੁ ਸੁਤਨ ਸੋਂ, 
ਕੀਨੋ ਤੁਰਕਨ ਕਾਰ' ॥ ੫੨੩॥ 


੨੩ 


ਸੈਯਾ: 
ਬਯੋਂਤ ਰਚੀ ਤੁਰਕਾਨ ਤਬੈ ਯਹਿ, 
ਬੈਲਨ ਕੀ ਰਥ ਏਕ ਮੰਗਾਈ। 
ਤਾਂ ਪਰ ਬਾਲ ਸ੍ਰੀ ਗੁਰੁ ਕੇ ਜੁਗ, 


ਤਬਿ ਨਾਜ਼ਮ' ਥਾ ਅਤਿ ਮੰਦ ਮਹਾਂਈ ॥੫੪॥ 
ਸੋ ਸੁਨ ਕੈ ਮਨਿ ਮੋਦ ਭਯੋ, 

ਤਿਹ ਬੀਚ ਬੁਰੱਜਹਿ' ਕੈਦ ਕਰਾਏ। 

ਦੂਸਰ ਰੋਜ਼ ਉਭੈ ਗੁਰੁ ਕੇ ਸੁਤ', 


'ਇਹ ਮਸ਼ਹੂਰ ਅਖਾਣ ਤੁਰਿਆ ਆਉਂਦਾ ਹੈ। 
ਬਾਂਗਰ ਦੇਸ਼ ਤੋਂ ਕਾਲ ਪੈਦਾ ਹੁੰਦਾ ਹੈ। 


'ਸੂਬਾ। 


(ਠੰਡੇ ) ਬੁਰਜ ਵਿੱਚ। 
'ਮੁੱਤਰ। 


1745 





1746 


ਨਾਜ਼ਮ ਬੀਚ ਸਭਾ ਬੁਲਵਾਏ। 

ਦੀਨ ਕਬੂਲ ਕਰੋ ਹਮਰਾ, 

ਇਮ ਨਾਜ਼ਮ ਭਾਖਯੋ ਬਾਲਨ ਤਾਏਂ। 

ਨਹਿਂ ਜਾਵਹਿਗੀ ਤੁਮ ਜਾਨ ਅਜਾਏ ॥੫੫॥ 
ਕਬਿੱਤ: 

ਬਾਨੀ ਪਾਪ ਸਾਨੀ ਮੰਦ' ਨਾਜ਼ਮ ਕੀ ਕਾਨੀ ਸੁਨਿ, 
ਬੋਲੇ ਪੁਨ ਗੁਰੁ ਸੁਤ ਗਯਾਨੀ ਧੁਮ ਕੋ ਲੀਏ। 
ਤੁਰਕਨ ਕਾ ਨਾਸ ਹੂ ਹੈ ਧਰਮ ਨ ਤਜੈਹੈਂ ਹਮ, 
ਜਾਨ ਨਾ ਬਚੈਹੈਂ ਚੈਹੈਂ ਤਨ ਹਮਹੂੰ ਦੀਏ। 

ਹਮਹੂੰ ਹੈਂ ਤਾਤ ਤਾਂਹਿ ਗੁਰੂ ਕੇ ਬਖਜਾਤ ਲਖ, 
ਧਰਮ ਹੇਤ ਜਾਂਹਿ ਨੈ ਅਖਾਰੇ' ਭਾਰੇ ਹੈਂ ਕੀਏ। 
ਫੇਰ ਹਮ ਛੱਤ੍ਰੀ ਅਰੂਜ ਐਂ ਨਮੂਜ ਵਾਰੇ', 

ਪੂਜ ਸਭਿ ਹਿੰਦੁ ਕੇ ਜਯੋਂ ਇੰਦੁ ਦੂਜ ਕੋ ਥੀਏ' 
॥੫੬॥ 


ਨਾਤੀ' ਹਮ ਤੌਨ ਕੇ ਬਖਯਾਤੀ? ਜਗ ਜਾਨੈ ਸਭਿ, 
ਧਰਮ ਹੇਤੁ ਦੀਓ ਜਿਨਿ ਦਿੱਲੀ ਸਿਰ ਜਾਇ ਹੈ। 
ਔਰ ਹਮ ਏਕ ਬਾਤ ਕੈਹੈਂ ਤੁਵ ਪਾਸ ਸਾਤਿ', 
ਤੁਰਕ ਕਾ ਬਨਤ' ਔਰ ਧਰਮ ਨਾ ਤਜਾਇ ਹੈਂ। 
ਤੁਕ ਭਏ ਮਰੈਂ ਜੇ ਨਾ ਹਿੰਦੂ ਸਭਿ ਜਾਹਿਂ ਮਰ, 
ਦੇਹੁ ਖਾਤਰ ਜਮਾ ਕਰਿ ਤੂਕ ਤੌ ਬਨਾਇ ਹੈਂ'। 

ਜੇ ਨਾ ਯਾਹਿ ਥਾਇ ਤੌ ਗਮਾਇ ਕਯੋਂ ਧਰਮ ਹਮ', 


ਅਪਜਸ' ਪਾਇ ਕਯੋਂ ਕਲੌਕ ਜਗਿ ਲਾਇ ਹੈਂ 
॥੫੭॥ 

ਔਰ ਸੁਨ ਲੇਹੁ ਬਖਯਾਤ ਬਾਤ ਸਾਤਿ ਏਹੁ, 

ਜੋਊ ਬ੍ਰਿੱਧ' ਕਰੈ ਜਗ ਸੋਊ ਲਘੁ? ਕਰਿ ਹੈਂ। 
ਹਮਹੂੰ ਜੇ ਧੂਮ ਨਾਖੈਂ' ਕਹੋ ਫਿਰ ਕੌਨ ਰਾਖੈ, 

ਦੂਰ ਹੋਇ ਧਰਮ ਸਾਖੈ' ਪਾਪ ਹਮੈਂ ਪਰ ਹੈ”। 

ਐਸੇ ਤੁਮ ਜਾਨੋਂ ਜਿਨ ਹਮਹੂੰ ਹਨੈਂਗੇ ਇਨਿ', 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਮੁਸਲਮਾਨ ਬਣੌਗੇ ਤਾਂ ਬਚ ਜਾਉਂਗੇ। 


ਪਾਪਾਂ ਨਾਲ ਮਿਲੀ ਹੋਈ ਭੈੜੀ ਬਾਣੀ। 


'ਜੰਗ। 
'ਉਚਿਆਈ ਤੇ ਮਸ਼ਹੂਰੀ ਵਾਲੇ ਹਾਂ। 
'ਜਿਵੇਂ ਦੂਜ ਦਾ ਚੰਦ ਹੁੰਦਾ ਹੈ। 


ਪੋਤਰੇ। ਪ੍ਰਗਟ। 


'ਸੱਚੀ। 
'ਨਹੀਂ ਬਣਾਂਗੇ। 


'ਤਸੱਲੀ ਕਰਾ ਦਿਉ ਤਾਂ ਤੁਰਕ ਬਣ ਜਾਵਾਂਗੇ। 

'ਜੇ ਇਹ ਨਹੀਂ ਹੋ ਸਕਦਾ ਤਾਂ ਅਸੀਂ ਆਪਣਾ ਧਰਮ ਕਿਉਂ 
ਗਵਾਈਏ। 

'ਨਿੰਦਾ। 


'ਵੱਡੇ। “ਛੋਂਟੇ। 

'ਲੈਘੀਏ ਭਾਵ ਛੱਡੀਏ। 

'ਧਰਮ ਦੀ (ਸਾਖ) ਨੇਕ ਸ਼ੁਹਰਤ। “ਪਾਪ ਸਾਨੂੰ ਲੱਗੇਗਾ। 
'ਤੁਸੀਂ ਇਸ ਤਰ੍ਹਾਂ ਨ ਜਾਣੋ ਕਿ ਅਸੀਂ ਹੀ ਇਨ੍ਹਾਂ ਨੂੰ ਮਾਰਾਂਗੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1747 


ਹਮ ਕੋ ਤੋ ਹਮਰੇ ਹੀ ਗੁਰੂ ਜੀ ਕੋ ਬਰ' ਹੈ। 'ਵਰ ਭਾਵ ਬਚਨ। 

ਦੇਵੀ ਪੁਗਟਾਈ" ਜਬਿ ਕਹਯੋ ਯੌਂ ਗੁਸਾਂਈਂ ਤਬਿ, ਵਿ (0 
ਟੁਕ। 

ਚਾਰੋਂ ਭਾਈ ਤੂਕਨ ਕੇ ਕਰ ਤੈ' ਯੇ ਮਰ ਹੈਂ 'ਹੱਥੋਂ। 

॥੫੮॥ 

ਜੌਨੈ ਦਿਨ ਗੁਰੂ ਕੀ ਜੁਬਾਨ ਤੁਵਾਰ ਚਾਲੀ, 

ਤੌਨੈ ਦਿਨ ਹੀ ਤੈਂ ਹਮ ਕਤਲ ਹ੍ੈਰਹੇ ਹੈਂ। 

ਸੋਊ ਸਮੇਂ ਆਈ ਅਬਿ ਤੁਮ ਕੋ ਬੁਰਾਈ ਮਿਲੈ, 

ਗਿਲੈ ਕਾਲ' ਸਭਿ ਹੀ ਕੋ ਥਿਰ ਕੌਨ ਬਹੇ ਹੈ। 'ਕਾਲ ਖਾ ਜਾਵੇਗਾ। 

ਏਕ ਜੋ ਅਕਾਲ ਕਾ ਬਿਸਾਲ ਦੀਨ' ਲੀਨ ਹਮ, __ 'ਧਰਮ, ਮਜ਼ਹਬ। 

ਔਰ ਫਿਰ ਝੂਠੋ ਦੀਨ ਯਾਹਿ ਕਾਹਿ ਗਹੇ ਹੈਂ। 

ਹੋਇ ਕੈ ਨਿਸੰਗ ਯੌਂ ਉਮੰਗ ਯੁਤ ਗੁਰੁ ਸੁਤ, 

ਇਤਯਾਦਿ ਬੈਨ ਬਹੁ ਸਭਾ ਵੀਚ ਕਹੇ ਹੈਂ ॥੫੯॥ 

ਚੌਪਈ: 

ਯੌ ਸੁਨਿ ਬਚਨ ਸਜਾਦਜੋਂ ਕੇਰੇ। 

ਮੂਢ ਤੁਰਕ ਮਨਿ ਜਰੇ ਬਧੇਰੇ। 

ਹੁਕਮ ਬਜੀਦੇ ਦੀਨੋ ਤਬਿ ਹੀ। 

ਬਾਲਕ ਕਤਲ ਹੋਹਿਂ ਯਹਿ ਅਬਿ ਹੀ ॥੬੦॥ 

ਨਹਿਂ ਲਾਗਤ ਯਹਿ ਕਹੇ ਹਮਾਰੇ। 

ਬੋਲਤ ਸਨਮੁਖ ਬਚਨ ਕਰਾਰੇ। 

ਹੁਤੇ ਪਠਾਣ ਮਲੇਰੀ' ਤਹਾਂ। 'ਮਲੇਰਕੋਟਲੇ ਵਾਲੇ। 

ਜੁਗ ਸਰਦਾਰ ਬੀਰ ਬਰ ਮਹਾਂ' ॥੬੧॥ 'ਦੋ ਸਰਦਾਰ ਜੋ ਬਹੁਤ ਚੰਗੇ ਸੂਰਮੇ ਸਨ। 

ਖਾਜਾ ਖਿਜਰ ਅਰ ਸ਼ੇਰ ਮੁਹੰਮਦ। 

ਤਿਨ ਕੋ ਕਰਯੋ ਬਜੀਦੇ ਕੰਮਦ'। ਕੰਮ (ਸੁਪੁਰਦ ਕਰ) ਦਿੱਤਾ। 

ਤੁਮ ਇਨਿ ਬਾਲਨ ਤਾਂਈਂ ਅਬਿ ਹੀ। 

ਕਤਲ ਕਰਾਵਹੁ ਤਜੋ ਨ ਕਬ ਹੀ ॥੬੨॥ 

ਭਾਈ ਤੁਮਰਾ ਇਨ ਕੇ ਬਾਪੂ। 

ਮਾਰਯੋ ਬੈਰ ਲੇਹੁ ਵਹਿ ਆਪੂ। 

ਯਹਿ ਸੁਨਿ ਸ਼ੇਰ ਮੁਹੰਮਦ ਕਹਜੋ। 

ਐਸੋ ਬੈਰ ਨ ਹਮ ਚਹਿਂ ਲਯੋ ॥੬੩॥ 





1748 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੰਗ ਬੀਚ ਹਮਰਾ ਬਡ ਭ੍ਾਤਾ। 

ਜੱਦਪਿ ਗੁਰੁ ਨੈ ਹਨਯੋ ਬਖਯਾਤਾ। 

ਤੱਦਪਿ ਹਮ ਇਨ ਕੇ ਨਹਿ ਮਾਰੈਂ”। 

ਸ਼ੀਰ ਖੋਰ' ਯਹਿ ਬਾਲ ਵਿਚਾਰੈਂ ॥੬੪॥ 

ਪਾਪ ਬਡਾ ਇਨਿ ਮਾਰੇ ਹੋਈ। 

ਇਨੈ ਬਿਗਾਰ ਕਰਯੋ ਨਹਿਂ ਕੋਈ। 

ਫਿਰ ਜਬਿ ਹਮ ਖੁਦਾਇ ਢਿਗ ਜੈਹੈਂ। 

ਤਹਾਂ ਜਬਾਬ ਕਹੋ ਕਯਾ ਦੈਹੈਂ ॥੬੫॥ 

ਝੁਠੇ ਕਰਿ ਫਿਰ ਹਮੈਂ ਖੁਦਾ ਹੈ। 

ਦੈ ਹੈ ਦੋਜ਼ਕ ਪਾਇ ਸਜ਼ਾ ਹੈ। 

ਯਾਂ ਤੇ ਤੁਮ ਭੀ ਕਰੋ ਵਿਚਾਰਨ। 

ਚਹੀਏ ਸ਼ੀਰ ਖੋਰ ਨਹਿਂ ਮਾਰਨ ॥ ੬੬॥ 

ਯੌਂ ਜਬਿ ਕਹਯੋ ਪਠਾਨਨਿ ਤਹਾਂ। 

ਦੁਸ਼ਟ ਖੱਤਰੀ ਥਾ ਇਕ ਵਹਾਂ। 

ਸੁੱਚਾ ਨੰਦ ਅਤਿ ਮੰਦ ਦਿਵਾਨਾ'। 

ਤਿਸ ਨੈ ਢਿਗ ਤੈ ਐਸ ਬਖਾਨਾ ॥੬੭॥ 

ਸੁਨਿ ਨਾਜ਼ਮ ਜੀ ਹਮਰੀ ਬਾਤੈਂ। 

ਕਹੋ ਨੀਤਿ ਕੀ ਰੀਤ ਵਖਯਾਤੈਂ। 

ਸਰਪ ਸੁਤਨ ਕੋ ਸਭੀ ਬਿਦਾਰੈਂ'। 'ਸੱਪਾੰ ਦੇ ਪੁੱਤਰਾਂ ਨੂੰ ਸਾਰੇ ਮਾਰ ਦਿੰਦੇ ਹਨ। 
ਤਿਨ ਕਾ ਕਹਾਂ ਵਿਗਾਰ ਨਿਹਾਰੈਂ ॥।੬੮॥ 

ਤੈਸੇ ਜੋ ਸੱਤੂ ਕਾ ਬੇਟਾ। 

ਚਹੀਏ ਛੋਟਾ ਬਡਾ ਸਮੇਟਾ'। 

ਪੁਨ ਯਹਿ ਉਸੀ ਸਰਪ ਕੇ ਬੇਟੇ। 

ਹੈਂ, ਜਿਨ ਲਾਖੋਂ ਤੂਕ ਸਮੇਟੇ ॥੬੯॥ 

ਦੋਸ਼ ਅਦੋਸ਼ ਨ ਜਰਾ ਵਿਚਾਰੋ। 

ਕਤਲ ਕਰਾਵੋਂ ਬਿਨਾ ਅਵਾਰੋ'। 'ਬਿਨਾਂ ਦੇਰ ਤੋਂ। 
ਮਾਨ ਬਜੀਦੇ ਕਹਯੋ ਜਲਾਦਨ। 

ਮਾਰੋ ਗਰਦਨ ਇਨਿ ਗੁਰੁ-ਜ਼ਾਦਨ' ॥ ੭੦॥ ਗੁਰਾਂ ਦੇ ਪੁੱਤਰਾਂ ਦੀਆਂ ਧੌਣਾਂ ਕੱਟ ਦਿਉ। 
ਸੱਯਦ ਹੁਤੇ ਸਮਾਣੇ ਕੇਰੇ। 

ਗਹੇ ਕਤਲ ਹਿਤ ਉਨਿ ਬਿਨ ਦੇਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿ ਗੁਰੁ ਸੁਤ ਨਿਜ ਸ਼ਕਤੀ ਸੰਗੈਂ। 

ਗਏ ਤਯਾਗ ਤ੍ਰਿਨ ਜਯੋਂ ਨਿਜ ਅੰਗੈਂ! ॥ ੭੧॥ __'ਆਪਣੇ ਸ਼ਰੀਰਾਂ ਨੂੰ ਕੱਖ ਵਾਂਗ ਤਿਆਗ ਗਏ। 
ਸੁਮਨ ਮਾਲ ਗਜ ਗਰ ਤੇ ਜੈਸੇ। 

ਗਿਰਤ',, ਤਜੇ ਤਨ ਤਿਨਨਹੁੰ ਤੈਸੇ। 'ਜਿਵੇਂ ਹਾਥੀ ਦੇ ਗੱਲ੍ਹ ਤੋਂ ਫੁੱਲਾਂ ਦੀ ਮਾਲਾ ਡਿਗਦੀ ਹੈ। 
ਪੇਖਿ ਜਲਾਦ ਰਹੇ ਹੈਰਾਨੈਂ। 

ਫਿਰ ਤਿਨ ਕਰੀ ਆਪਨੀ ਬਾਨੈਂ । ੭੨॥ 
ਲੋਥਨ ਕੀ ਗਰਦਨ ਕੇ ਵੀਚੈਂ। 

ਫੇਰੇ ਛੁਰੇ ਤਿਨੌ ਤਬਿ ਨੀਚੈ। 

ਕਰੇ ਕਤਲ ਦਿਖਰਾਵਨ ਹੇਤੈਂ। 

ਯਹਿ ਸਬਹਨ ਤਬਿ ਲਖਯੋ ਨ ਭੇਤੈਂ ॥ ੭੨॥ 
ਫਿਰ ਲਾਸ਼ੇਂ ਉਨ ਕੀ ਉਠਵਾਈ। 

ਭੀਤ ਮੱਧ' ਦੀਨੀ ਚਿਨਵਾਈ ॥ ੭੪॥ 
ਦੋਹਰਾ: 

ਦੋਸ਼ ਬਿਨਾ ਗੁਰੁ ਪੂਤ ਜੁਗ, 
ਤੁਰਕੈਂ ਕੀਨੇ ਘਾਤ'। 

ਹਹਿਰ' ਪਰਸੋਂ ਸੁਨਿ ਸ਼ਹਿਰ ਮੈਂ, 

ਕਹਿਰ ਜ਼ਹਿਰ ਕੀ ਬਾਤ! ॥ ੭੫ ॥ 

ਕਹਤ ਭਏ ਸਬਿ ਲੋਗ ਤਬਿ, 

ਬੁਰਾ ਬਜੀਦੈ ਕੀਨ। 

ਰਾਜ ਤੁਰਕ ਕਾ ਨਾਸ ਹੂੰ, 

ਅਬਿ ਹਮ ਲੀਂਨੋ ਚੀਨ ॥ ੭੬॥ 

ਗੁਰੁ ਜਨਨੀ ਕੋ ਬੁਰਜ ਮੈਂ, 

ਖਬਰ ਭਈ ਜਥਿ ਆਇ। 

ਨਿਜ ਤਨ ਤ੍ਰਿਣ ਜਯੋਂ ਤਜਾਗ ਵਹਿ, 

ਗੁਰੁ ਪੁਰਿ ਪਹੁੰਚੀ ਜਾਇ ॥ ੭੭॥ 

ਯਹਿ ਜਬਿ ਕਾਸਦ ਨੈ' ਕਹਯੋ, 

ਗੁਰੁ ਢਿਗ ਸਬਿ ਬ੍ਰਿਤੰਤ। 

ਮੌਨ ਰਹੇ ਸੁਨ ਕਰਿ ਗੁਰੂ, 

ਏਕ ਘੜੀ ਪੁਯੰਤ ॥ ੭੮ ॥ 

ਗੀਆ ਛੰਦ: 


1749 





1750 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਪਾਸ ਥੇ ਤਬਿ ਜਿਤਿਕ ਜਨ, 

ਸਭਿ ਬਾਤ ਸੁਨ ਯਹਿ ਸੋਚਹੀਂ। 

ਅਤਿ ਭਏ ਬਿਹਬਲ ਸਿੰਘ ਸੁਨਿ, 

ਜਲ ਲੋਚਨਾ ਤੈ ਮੋਚਹੀਂ”। 

ਤਿਸ ਪੁਰਸ਼ ਨੈ ਉਰ ਨਿਨੂਰ ਕਰਿ', 
ਨਿਜ ਬਾਤ ਸਭਿ ਹੀ ਜੋ ਕਹੀ। 

ਜਨੁ ਬਦਨ ਤਰਕਸ ਤੈ ਹਨੇ, 

ਸਰ ਬੈਨ ਸਭਿ ਕੇ ਉਰ ਮਹੀਂ! ॥ ੭੯॥ 


ਰਸ ਛਯੋ ਕਰੁਨਾ' ਅਤਿ ਤਹਾਂ, 
ਸਭਿ ਲੋਗ ਆਪਸ ਮੈਂ ਭਨੇਂ। 

ਯਹਿ ਕਰੀ ਅਧਿਕ ਅਨੀਤਿ ਨਾਜ਼ਮ, 
ਬਾਲ ਲਘੁ ਜੋ ਤਿਨ ਹਨੇਂ। 

ਬਾਤ ਜੋ ਅਤਿ ਕਹਿਰ ਕੀ। 

ਪੁਨ ਲਘੁ ਸਜਾਦਯੋਂ ਸੰਗ' ਕੀਨੀ, 
ਤੁਰਕ ਨੈ ਜੋ ਜ਼ਹਿਰ ਕੀ' ॥੮੦॥ 
ਕਰ ਕੰਜ ਪਰ ਮੁਖ ਚੰਦ ਧਰਿ', 

ਗੁਰੁ ਨੈਨ ਤੈ ਜਲ ਡਾਰ ਕੈ। 

ਫਿਰ ਕਹਯੋ ਸਭਿਨਿ ਸੁਨਾਇ ਇਮ, 
ਗੁਰੁ ਸ੍ਰਾਸ ਖੈਂਚ ਪੁਕਾਰ ਕੈ। 

ਇਕ ਹਾਹਿ ਨਾਰਾ' ਮਾਰ ਕੈ, 

ਜਰ' ਲਈ ਰਾਖ ਮਲੇਰੀਏ। 

ਅਬਿ ਔਰ ਸਭਿ ਤੁਰਕਾਨ ਕੀ, 

ਜਰ ਛੇਦਿ ਧਰ ਤੈ ਗੇਰੀਏ' ॥੮੧॥ 
ਇਸ ਭਾਂਤਿ ਕਹਿ ਇਕ ਕਰਦ ਲੈ ਕਰਿ, 
ਹਾਥ ਅਪਨੇ ਸੋ ਗੁਰੂ। 

ਇਕ ਬੂਟ ਕਾਹੀ ਘਾਸ ਕੇ ਕੀ, 

ਕਟੀ ਜਰ ਇਮ ਕਹਿ ਫੁਰੂ'। 

ਇਸ ਦੇਸ ਬੇਸ' ਪੰਜਾਬ, 


'ਜਾਣੌ ਮੁਖ ਰੂਪ ਭੱਥੇ ਤੋਂ ਬਚਨਾਂ ਦੇ ਤੀਰ ਸਾਰਿਆਂ ਦੇ ਹਿਰਦੇ 
'ਚ ਮਾਰੇ। 
'ਕਰੁਣਾਰਸ-ਰੋਣਾ, ਸੋਗ। 


'ਬੀਤੀ। 
ਛੋਟੇ ਸਾਹਿਬਜ਼ਾਦਿਆਂ ਨਾਲ। 


'ਜ਼ੁਲਮ ਦੀ (ਗੱਲ) ਕੀਤੀ। 
'ਹੱਥ ਕੰਵਲ ਤੇ ਮੁਖ ਚੰਦੁਮਾਰੱਖ ਕੇ। 


'ਹਾਹ (ਸ਼ੋਕ ਬੋਧਕ ਸ਼ਬਦ) ਦੀ ਧੁਨੀ, ਹਾਹਾਕਾਰ ਦੀ ਅਵਾਜ਼। 
'ਜੜ੍ਹ। 


ਜੜ੍ਹ ਕੱਟ ਕੇ ਧਰਤੀ ਉੱਤੇ ਸੁੱਟ ਦੇਈਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਿੰਦੁਸਤਾਨ ਮਾਹਿਂ ਪਛਾਨੀਏ। 
ਨਹਿ ਰਹੈ ਤੁਰਕ ਨਗਾਰ-ਬੰਦ', 
ਸੁ ਏਹੁ ਠੀਕ ਪੁਮਾਨੀਏ ॥੮੨॥ 
ਯਹਿ ਬਾਤ ਸੁਨਿ ਕਰ ਜੋਰਿ, ਕੱਲ੍ਹ 
ਰਾਇ ਐਸ ਉਚਾਰਜੋ। 

ਨਹਿੰ ਦੋਸ਼ ਮੇਰੋ ਗੁਰੂ ਜੀ, 

ਰਖ ਲੇਹੋ ਮੋਹਿ ਵਿਚਾਰਜੋ। 

ਤਬਿ ਗੁਰੂ ਨੈ ਇਕ ਖੜਗ' ਦੈ ਕਰਿ, 
ਕਹਸੋ ਕੱਲ੍ਹੇਰਾਇ ਕੋ। 

ਯਹਿ ਖੜਗ ਲੈ ਨਿਜ ਰਾਖ ਘਰ ਮੈਂ, 
ਪੂਜ ਅਦਬ ਰਖਾਇ ਕੋ ॥੮੩॥ 
ਦੋਹਰਾ: 

ਜਬ ਲੌ ਤੁਮ ਇਸ ਖੜਗ ਕਾ, 


ਰਾਖਹੁ ਅਦਬ ਅਪਾਰ। 
ਤਬਿ ਲੌ ਸੰਤਤਿ ਰਹੈਗੀ, 


ਤੁਮਰੀ ਧਰਾ ਮਝਾਰ ॥੮੪॥ 

ਯੌਂ ਸੁਨਿ ਕੱਲ੍ਹੇਰਾਇ ਨੈ, 

ਖੜਗ ਲਯੋਂ ਮੁਦ ਪਾਇ। 

ਅਦਬ ਸੰਗ ਇਕ ਮੰਚ ਪਰ', 
ਰਾਖਯੋ ਧਾਮ ਲਿਜਾਇ ॥੮੫॥ 
ਚੌਪਈ: 

ਕੀਮਖਾਬ ਕੇ ਵੀਚ ਰੁਮਾਲੈਂ। 

ਰਾਖਯੋ ਪੂਜਤ ਨਿੱਤ ਬਿਸਾਲੈਂ। 

ਬਹੁਤ ਕਾਲ ਪੂਜਤ ਇਮ ਰਹਜੋ। 
ਕੱਲ੍ਹਾ ਰਾਇ ਮ੍ਰਿਤੁ ਫਿਰ ਭਯੋ ॥ ੮੬॥ 
ਤਿਹ ਸੁਤ ਭਯੋ ਭੂਪ ਫਿਰ ਪਾਛੇ। 

ਸੋ ਭੀ ਰਹਸੋ ਪੂਜਤੈਂ ਆਛੇ। 

ਧੂਪ ਦੀਪ ਕਰਿ ਪੁਸ਼ਪ' ਚੜ੍ਹਾਵੈ। 
ਕਰੈ ਕੜਾਹੁ ਪੁਰਬ ਗੁਰੁ ਆਵੈ ॥੮੭॥ 
ਵਹਿ ਭੀ ਜਬਿ ਪੁਲੋਕ ਸਿਧਾਰਾ। 


1751 





1752 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਂ ਕੇ ਸੁਤ ਕੀਨੋ ਬਦ ਕਾਰਾ'। 

ਖੜਗ ਉਠਾਇ ਗਰੇ ਨਿਜ ਪਾਯੋ। 
ਖੇਲਨ ਹੇਤ ਸ਼ਿਕਾਰ ਸਿਧਾਯੋ ॥। ੮੮॥ 
ਤਹਾਂ ਸ਼ੇਰ ਇਕ ਨਿਕਸਜੋ ਭਾਰਾ। 

ਤਿਨ ਕੱਲ੍ਹੇ ਕਾ ਨਾਤੀ' ਮਾਰਾ। 

ਤਬਿ ਤੇ ਜਰ ਤਿਨ ਕੀ ਭੀ ਨਾਸੀ। 
ਬਾਨੀ ਗੁਰੁ ਕੀ ਸੱਤਯ ਪੁਕਾਸੀ' ॥ ੮੯॥ 
ਅਬਿ ਫਿਰ ਸੁਨੋਂ ਗੁਰੂ ਕੀ ਗਾਥਾ। 
ਸੁਮਤਿ ਸ੍ਰੋਤਾ ਸਭਿ ਹਿਤ ਸਾਥਾ। 

ਜਬਿ ਗੁਰੁ ਕੱਲ੍ਹੇ ਕੋ ਬਰ ਦੈ ਕੈ। 

ਚਲੇ ਮਾਲਵੇ ਦਿਸ ਪੁਨ ਧੈ ਕੈ ॥੯੦॥ 
ਮਗ ਮੈ ਮਨੀ ਸਿੰਘ ਕਾ ਭਾਈ। 

ਮਿਲਯੋ ਤੁਰੰਗ ਚਾਰ ਸੰਗਾਈ। 

ਡੁੱਲਟ ਗੋਤ ਨਗਾਹੀਆ ਨਾਮੂ। 

ਚ਼ਲਯੇ ਅੱਸੂ ਬੇਚਨ ਅਭਿਰਾਮੂ ॥ ੯੧॥ 
ਸੋ ਸੁਦਾਗਰੀ ਅੱਸ੍ਹਨ ਕੇਰੀ। 
ਕਰਤੋਂ, ਜਾਨਤ ਲੋਗ ਬਧੇਰੀ। 

ਤਿਸ ਨੇ ਸਤਿਗੁਰੁ ਤਈਂ ਪਛਾਨਾ। 
ਕਰਿ ਬੰਦਨ ਕਿਯ ਭੇਟ ਕਿਕਾਨਾ' ॥ ੯੨ ॥ 
ਬਲੀ ਚ਼ਪਲ ਥਾ ਗੁਰੁ ਕੇ ਲਾਯਕ। 

ਭਏ ਗੁਰੂ ਖੁਸ਼ਿ ਪਿਖਿ ਵਰ ਪਾਯਕ'। 
ਸ਼ਰਧਾ ਪੇਖਿ ਸਿੱਖ ਕੀ ਭਾਰੀ। 

ਕਰੀ ਅੱਸ੍ਹ ਕੀ ਗੁਰੁ ਅਸਵਾਰੀ ॥ ੯੨ ॥ 
ਮੰਚ ਤਿਆਗ ਤਹਾਂ ਗੁਰੁ ਦੀਨਾ। 
ਬਾਜੀ ਪਰ' ਚਢਿ ਚਲੇ ਪੁਬੀਨਾ। 

ਦੇਸ ਮਾਲਵੇ ਪਹੁੰਚੇ ਜਾਈ। 

ਧਰਤੀ ਧਰਮ ਗੁਰੂ ਦ੍ਰਿਸ਼ਟਾਈ ॥ ੯੪॥ 
ਸਨੇ ਸਨੇ ਬਿਚਰਤ ਗੁਰੁ ਤਬੈ। 

ਗਾਮ ਢਿੱਲਵੀਂ ਪਹੁੰਚੇ ਜਬੈ। 

ਸੋਢੀ ਕੌਲ ਮਿਲਯੋ ਤਬਿ ਆਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1753 


ਮਿਲੇ ਪਰਸਪਰ ਮੋਦ ਬਢਾਈ ॥ ੯੫॥ 

ਪਿਖਿ ਲਵਾਸ' ਵਹਿ ਸੋਢੀ ਸਾਹਿਬ। 'ਪੁਸ਼ਾਕ। 

ਨੈਨਨ ਜਲ ਭਰਿ ਬੈਨ ਨ ਆਹਿਬ'। 'ਬਚਨ ਨ ਆਇਆ ਭਾਵ ਬੋਲ ਨ ਸਕਿਆ। 

ਸੁਨਿ ਹਵਾਲ ਗੁਰੁਜਾਦਜੋਂ ਕੇਰਾ। 

ਭਯੋ ਦਾਹਿ ਉਰ ਮਾਹਿ ਬਧੇਰਾ' ॥੯੬॥ ਹਿਰਦੇ 'ਚ ਬਹੁਤ ਦੁੱਖ ਹੋਇਆ। 

ਧਰਿ ਧੀਰਜ ਸਥਿ ਸੇਵ ਕਮਾਈ। 

ਸੋਢੀ ਸੁਕਲ ਪੁਸ਼ਾਕ ਉਢਾਈ'। 'ਚਿੱਟੀ ਪੁਸ਼ਾਕ ਪਹਿਨਾਈ। 

ਨੀਲ ਬਸਨ ਗੁਰੁ ਮੱਧ ਅੰਗੀਨੈਂ। 

ਫਾੜ ਫਾੜ ਕਰਿ ਜਾਰੇ ਨੀਠੈਂ! ॥੯੭॥ 'ਭਲੀ ਤਰ੍ਹਾਂ 

ਏਕ ਲੀਰ ਕਬਜੇ ਸੰਗ ਬਾਂਧੀ। 

ਤਹਿਂ ਤੈ ਮਾਨ ਸਿੰਘ ਕੋ ਲਾਧੀ'। 'ਲੱਭੀ, ਮਿਲੀ। 

ਜਬਿ ਨੀਲਾਂਬਰ' ਫਾੜਿ ਜਰਾਏ। ਨੀਲੇ ਕੱਪੜੇ। 

ਬਾਰ ਬਾਰ ਏਹ ਸ਼ਬਦ ਸੁਨਾਏ ॥ ੯੮ ॥ 

ਨੀਲ ਬਸਤ੍ਰ ਲੇ ਕਪੜੇ ਫਾੜੇ 

ਤੁਰਕ ਪਠਾਣੀ ਅਮਲ ਗਇਆ। 

ਕੌਲ ਕਹਯੋ ਤੁਮ ਤੁਕ ਪਲਟਾਈ। 

ਰਾਮਰਾਇ ਜਜੋਂ ਕਰੀ ਖੁਟਾਈ। 

ਗੁਰੂ ਕਹਯੋ ਹਮ ਸਰਬੰਸ ਗਾਰੇ। 

ਤੁਕ ਪਲਟਾਈ ਹਿਤ ਉਪਕਾਰੇ ॥ ੯੯ ॥ 

ਗੁਰੁ ਆਦਿ ਨੀਲਾਂਬਰੀਆਂ ਕੋ'। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨੀਲੇ ਕੱਪੜਿਆਂ ਵਾਲਿਆਂ 
ਰਹ (ਤੁਰਕਾਂ) ਨੂੰ। 

ਅਮਲ' ਕੀਆ ਇਹੁ ਬਰ ਦਿਯ ਬਾਂਕੋ”। 'ਰਾਜ ਪ੍ਰਬੰਧ (ਦਾ ਮਾਲਕ)। 'ਸੁੰਦਰ। 

ਹਮ ਨੀਲਾਂਬਰ ਫਾਰਿ ਜਾਰ ਹੈਂ। 

ਅਮਲ ਮਲੇਛਨਿ ਦਿਯ ਉਖਾਰ ਹੈ ॥ ੧੦੦॥ 

ਦੋਹਰਾ: 


ਚਾਲੇ ਪੁਨਾ ਅਗੇਰ ॥੧੦੧ | 
ਚੌਪਈ: 





1754 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਔਰ ਨੌਰ ਬਹੁ ਪਾਵਨ ਕੈ ਕੈ। 
ਦੀਨੇ ਕੇ ਪਿੰਡ ਪਹੁੰਚੇ ਜੈ ਕੈ। 


ਧੌਲੈ ਤੱਪੇ ਕਾਂਗੜ ਵਾਰ' ॥੧੦੨॥ 
ਧਾਲੀਵਾਲ ਭਯੋਂ ਬਡ ਨਾਮੀ'। 

ਬੀਰ ਬਹਾਦਰ ਬਲੀ ਲਿਲਾਮੀ'। 
ਤਿਹ ਪੌਤੁ ਲਖਮੀਰ ਸ਼ਮੀਰੈਂ। 

ਤਖਤ ਮੱਲ ਥੇ ਤੀਨੋ ਬੀਰੈਂ ॥੧੦੨॥ 
ਤਿਨਿ ਗੁਰੁ ਕੀ ਬਹੁ ਸੇਵ ਕਮਾਹੀ। 
ਰਖੇ ਟਿਕਾਇ ਗਾਮ ਨਿਜ ਮਾਂਹੀਂ। 
ਸਿੱਖ ਤਖਾਣ ਹੁਤੋ ਇਕ ਤਹਾਂ। 
ਸਾਦਿਕ ਭਗਤੁ ਪ੍ਰੇਮੀ ਮਹਾਂ ॥੧੦੪॥ 


ਯਾ ਬਿਧਿ ਗੁਰੁ ਜਬਥਿ ਤਹਾਂ ਥਿਰਾਏ। 
ਥਿਰਯੋ ਅਧਯਾਇ ਇਹਾਂ ਮੁਦ ਪਾਏ ॥੧੦੫॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁਰੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਮਾਛੀਵਾੜੇ ਸੈਂ ਦੀਨੇ ਗ੍ਰਾਮ 
ਆਵਨ ਔਰ ਸਾਹਬ ਜਾਦੋਂ ਕਾ ਸਰਹੰਦ ਮੈਂ ਸੀਸ ਦੈਨ, ਪ੍ਰਸੰਗ ਬਰਨਨੈ ਨਾਮ ਛਿਆਸਠਮੋਂ ਬਿਸਰਾਮ ॥੬੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1755 


੬੭. [ਔਰੰਗੇ ਪਾਸ ਜ਼ਫਰ ਨਾਮਾ ਭੇਜਣਾ ਤੇ ਮੁਕਤਿ ਸਰ ਜੰਗ] 


੫ 


ਦੋਹਰਾ: 
ਸੇਵਨ ਤੈ ਗੁਰੁ ਦੇਵ ਕੇ, 
ਮਿਲਤ ਚਾਰ ਫਲ ਝੂਲ'। 
ਅੰਨ ਤ੍ਰਿੱ ਫਲ ਫੂਲ' ॥੧॥ 


ਲਿਖਿ ਹਕਾਇਤਾਂ' ਜੈਸ। 


ਕੋਟ ਕਪੂਰੇ ਕੀ ਕਥਾ, 
ਔਰ ਮਝੈਲਨ ਤੈਸ ॥੨॥ 


ਗੁਰੁ ਕਰੀ ਉਚਾਰਨ ਰੋਸ ਠਾਨ ॥੪॥ 
ਕਰਿ ਯਾਦ ਸਜਾਦਨ ਕੇਰ' ਹਾਲ। 
ਤੁਰਕਨ ਕੀ ਜ਼ੁਲਮੀ ਅਤਿ ਬਿਸਾਲ। 
ਸਨਮੁਖ ਨੌਰੰਗੇ ਤਈਂ ਥਾਪ। 

ਗੁਰੁ ਉਪਾਲੰਭ' ਬਹੁ ਲਿਖੇ ਆਪ ॥੫॥ 
ਜਿਹ ਬਿਧਿ ਤਬਿ ਤਿਸ ਕੇ ਤਹਿਦ' ਬੀਚ। 
ਥੇ ਜ਼ੁਲਮ ਰਹੇ ਕਰਿ ਤੁਰਕ ਨੀਚ। 
ਬਹੁ ਕਰਿ ਕੁਰਾਨ ਕੀ ਕਸਮ ਆਹਿ। 
ਗੁਰੁ ਸਨ' ਜਜੋਂ ਝੂਠਾ ਭਯੋ ਸ਼ਾਹਿ ॥੬॥ 
ਜਜਯੋਂ ਤੁਰਕਨ ਕੀ ਬਹੁ ਸੈਨ ਸੰਗ। 

ਗੁਰੁ ਕਰੇ ਅਕੇਲੇ ਬਹੁਤ ਜੰਗ। 


'ਝੁੱਲ ਕੇ ਭਾਵ ਬਹੁਤ ਮਾਤ੍ਹਾ ਵਿੱਚ। 


'ਜਿਵੇਂ ਬੱਦਲ ਦੇ ਵਰਖਾ ਕਰਨ ਨਾਲ ਫਲ, ਫੁੱਲ, ਘਾਹ ਤੇ 
ਅੰਨ ਬਹੁਤ ਹੁੰਦਾ ਹੈ। 


'ਜ਼ਫ਼ਰਨਾਮਾ (ਫ਼ਤਹ ਦੀ ਚਿੱਠੀ) ਤੇ ਫ਼ਾਰਸੀ ਦੀਆਂ ਗਿਆਰਾਂ 
(ਹਕਾਯਤਾਂ) ਕਹਾਣੀਆਂ ਸਮੇਤ। 





1756 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬਿਰਖਯਾ ਗੁਰੁ ਕੀ ਜਯੋਂ ਬਿਸਾਲ। 
ਬਹੁ ਕੀਨੀ ਨਿਜ ਕਰ ਦੈ ਅਕਾਲ ॥ ੭ ॥ 
ਇਤਯਾਦਿਕ ਵਰਤਯੋ ਜਿਤਿਕ ਹਾਲ। 
ਸਭਿ ਲਿਖਜੋ ਗੁਰੂ ਨੈ ਤਬਿ ਬਿਸਾਲ। 
ਤਿਹ ਨਾਮ ਜ਼ਫਰਨਾਮਾ ਰਖਾਇ। 
ਪਤਿਸ਼ਾਹਿ ਪਾਸ ਦੀਨੋ ਪਠਾਇ ॥੮॥ 
ਜਬਿ ਦਯਾ ਸਿੰਘ ਨੇ ਦਯੋ ਜਾਇ। 

ਪਢਿ ਨੌਰੰਗ ਜਰਯੋ ਦੂਖ ਪਾਇ। 

ਅਬਿ ਸੁਨੋ ਗੁਰੂ ਕੀ ਔਰ ਗਾਥ। 

ਬਹੁ ਦਿਨਰਹਿ ਦੀਨੇ ਮੋਦ ਸਾਥ ॥੯॥ 
ਸੁਨਿ ਦੇਸ ਦੇਸ ਤੈ ਸਿੰਘ ਭੂਰ'। 

ਸਭਿ ਆਏ ਚਲਿ ਗੁਰੁ ਕੈ ਹਜੂਰ। 

ਫਿਰ ਘਨੀ ਅਨੀ' ਤਹਿ ਜੁਰੀ ਆਨਿ। 
ਗੁਰੁ ਤਹਿੰ ਤੇ ਚਢਿ ਪੁਨ ਮੋਦ ਮਾਨਿ ॥੧੦॥ 
ਬਹੁ ਪਿੰਡਨ ਮੈਂ ਇਤ ਉਤ ਫਿਰਾਇ। 
ਜਬਿ ਕੋਟ ਕਪੂਰੇ ਪੁਗੇ ਜਾਇ'। 

ਤਬਿ ਮਿਲਯੋ ਕਪੂਰਾ ਗੁਰੈਂ ਆਇ। 
ਧਰਿ ਭੇਟਾ ਬੈਠਯੋ ਮਾਥ ਨਾਇ ॥੧੧॥ 
ਗੁਰੁ ਕਹਯੋ ਕਪੂਰੇ ਤਈਂ ਭਾਸ'। 

ਤੁਮ ਕਰੋ ਟਹਿਲ ਅਬਿ ਕਿਛੂ ਖਾਸ। 
ਨਿਜ ਦੁਰਗ' ਦੇਹੁ ਮੁਹਿ ਲਰਨ ਕਾਜ। 
ਹੈ ਦੇਸ ਏਸ ਤੁਵ ਬੇਸ' ਰਾਜ ॥੧੨॥ 
ਦਿਹੁ ਸੈਨ ਬਿਰਾੜਨ ਕੇਰ ਚੰਗ। 

ਹਮ ਕਰਿ ਤੁਰਕਨ ਸੋਂ ਘੋਰ ਜੰਗ। 

ਬਹੁ ਰੁੰਡ ਮੁੰਡ ਧਰ ਪੈ ਬਖੇਰਿ'। ਬਹੁਤੇ ਧੜ ਤੇ ਸਿਰ ਧਰਤੀ 'ਤੇ ਖਿਲਾਰ ਕੇ। 
ਸਭਿ ਮਾਰਿ ਸੈਨ ਤੁਰਕਾਨ ਕੇਰ ॥ ੧੩॥ 
ਸਭਿ ਰਾਜ ਖਾਲਸੇ ਤਈਂ ਦੈਹੁਂ। 

ਤੁਮ ਬਚਨ ਸੱਤਿ ਮਮ ਮਾਨ ਲੇਹੁ। 

ਯਹਿ ਸੁਨ ਕਰਿ ਗੁਰੁ ਕੇ ਬਚਨ ਫੇਰ। 
ਤਬਿ ਕਹਯੋ ਕਪੂਰੇ ਐਸ ਟੇਰਿ ॥ ੧੪ ॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) ਹੀ 


ਤੁਮ ਕਹਤ ਗੁਰੂ ਜੀ ਸਾਚ ਬਾਤ। 

ਕਰਨੇ ਕੋ ਸਮਰਥ ਸਭੀ ਭਾਂਤਿ। 

ਪਰ ਮੁਝ ਕੋ ਰਾਵਰ ਕਹਤ ਜੈਸ। 

ਮੈਂ ਮਦੱਤ ਤੁਮਰੀ ਕਰੋਂ ਕੈਸ ॥ ੧੫॥ 

ਮੈਂ ਬੰਦਾ ਹਾਂ ਤੁਰਕਾਨ ਕੇਰ। 

ਵਹਿ ਸੁਨ ਹੈਂ ਜਬਿ ਯਹਿ ਬਾਤ ਫੇਰ। 

ਫੜਿ ਮੁਝ ਕੋ ਫਾਂਸੀਂ ਦੈਂਹ ਲਾਇ। 

ਫਿਰ ਤੁਮ ਕਿਮ ਸਾਕਹੁੰਗੇ ਛੁਡਾਇ ॥ ੧੬॥ 

ਅਰ ਪੁਰਿ ਅਨੰਦ ਨਹਿ ਸਕੇ ਰੱਖ। 

ਤਜ ਅਏ ਦੌਰਿ ਤੁੜਵਾਇ ਲੱਕ। 

ਕਿਤ ਗਏ ਕਬੀਲੇ' ਪੂਤ ਚਾਰ। 

ਅਸਵਾਬ ਲੁਟਾਯੋ ਨਿਜ ਅਪਾਰ ॥੧੭॥ 

ਮਰਵਾਏ ਨਾਹੱਕ ਸਿੱਖ ਬਯੰਤ। 

ਤੋਂ ਹੀ ਚਹਿਹੋ ਮੁਹਿ ਕਰਯੋ ਅੰਤ। 

ਜਬਿ ਕਹਯੋ ਕਪੂਰੇ ਯੌ ਉਚਾਰ। 

ਕਲਮਾਂ' ਬੇਅਦਬੀ ਕੇਰ ਭਾਰ” ॥ ੧੮ ॥ 'ਬਚਨ। “ਬਹੁਤ। 

ਤਬ ਬੋਲੇ ਗੁਰੁ ਯੋਂ ਰੋਸ ਧਾਰਿ। 

ਸੁਨਹੋ ਕਪੂਰੇ ਮੂਢ ਭਾਰ'। 'ਬਹੁਤੇ ਮੂਰਖ। 

ਬੇ ਸਿਦਕ ਕਤੂਰੇ ਜਢ ਬਿਰਾਰ। 

ਮੁਖ ਫਾਟੇ ਜੱਟ ਕੁਠਾਰ ਨਾਰ' ॥੧੯॥ ਕੁਹਾੜੇ ਨਾਲ। 

ਤੂੰ ਬੰਦਾ ਜਿਨ ਕਾ ਬਨਤ ਆਪ। 

ਵਹਿ ਦੈ ਹੈਂ ਫਾਂਸੀ ਤੋਹਿ ਥਾਪਿ'। '(ਦੋਸ਼ੀ) ਥਾਪ ਕੇ। 

ਕਿਆ ਤਾਨ੍ਹੇ ਹਮ ਕੋ ਦੇਤ ਮੂਢ। 

ਨਹਿਂ ਰਹਿ ਸੰਤਤਿ ਤੁਵ ਰਾਜ ਗੂਢ' ॥੨੦॥ __ 'ਨ ਤੇਰੀ ਉਲਾਦ ਰਹੇਗੀ ਤੇ ਨ ਗੂੜ੍ਹਾ ਰਾਜ ਰਹੇਗਾ। 
ਤੁਮ ਸੇ ਬੇਸਿਦਕ ਬਿਮੁਖਨ ਸਿਖਨਿ। 

ਮਾਝੈਲਨਿ ਸਿੱਖੀ ਕਰੀ ਲਿਖਨ'। ਭਾਵ ਸਿੱਖੀ ਤੋਂ ਬੇਦਾਵਾ ਲਿਖਿਆ ਸੀ। 
ਪੁਰਿ ਆਨੰਦ ਭੀ ਹਮ ਸੇ ਛੁਡਾਇ। 

ਤੁਮ ਸੇ ਨਰ ਮਰਗੇ ਡਰ ਭਗਾਇ' ॥੨੧॥ 'ਡਰ ਨਾਲ ਦੌੜ ਕੇ ਮਰ ਗਏ। 
ਯੌ ਕਹਿ ਕਰਿ ਗੁਰੁ ਅਸਵਾਰ ਹੋਇ। 

ਮਗ ਚਲੇ ਕਰਤ ਆਖੇਰ' ਸੋਇ। 'ਸ਼ਿਕਾਰ। 





1758 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਢਿੱਲਵ ਪਿੰਡ ਜੈਤੋਂ ਆਦਿ ਜਾਇ। 

ਫਿਰ ਸੂਣੀਯ ਮੈਂ' ਬਹੁ ਦਿਨ ਬਿਰਾਇ ॥ ੨੨॥ 
ਤਹਿਂ ਸੈਨ ਬਿਰਾੜਨ ਕੇਰ ਭੂਰ। 

ਗੁਰੂ ਲਈ ਰਾਖ ਫਿਰ ਨਿਜ ਹਜੂਰ। 

ਯਹਿ ਭੇਤ ਗੁਰੂ ਕਾ ਫੇਰ ਸਾਰ'। 

ਪੁਨ ਨਾਜ਼ਮ' ਸੁਨਯੋ ਸਰ੍ਹੰਦ ਵਾਰ ॥ ੨੩॥ 
ਲੈ ਸੈਨ ਸੰਗ ਨਿਜ ਦਸ ਹਜਾਰ। 

ਤਬਿ ਚਢਯੋ ਬਜੀਦਾ ਧੌਂਸ ਮਾਰ'। 

ਪੁਨ ਦਿੱਲੀ ਤੈ ਤਿਨ ਔਰ ਸੈਨ। 
ਮੰਗਵਾਈ ਮੱਦਤ ਹੇਤ ਐਨ' ॥ ੨੪॥ 

ਮਨਿ ਕੋਪ ਠਾਨ ਬਾਜੀਦ ਖਾਨ। 

ਸੂਬਾ ਸਰਹੰਦੀ ਅਯੋ ਮਾਨ। 

ਤਬਿ ਇਤ ਦਿਸ ਗੁਰੁ ਕੇ ਪਾਸ ਆਇ। 
ਯਹਿ ਖਬਰ ਦਈ ਇੱਕ ਸਿੱਖ ਧਾਇ ॥੨੫॥ 
ਦੋਹਰਾ: 

ਸੁਨ ਕਰਿ ਗੁਰੁ ਤਬਿ ਮੌਦ ਹੈ, 
ਬੰਦੋਬਸਤ ਸਭਿ ਕੀਨ। 

ਜੰਗ ਕਰਨ ਹਿਤ ਨੌਰ ਵਰ', 
ਖੋਜਨ ਲਗੇ ਪੁਬੀਨ ॥ ੨੬ ॥ 

ਜਹਾਂ ਮੁਕਤਿਸਰ ਤਾਲ ਅਬਿ, 

ਤਹਿਂ ਖਿਦਰਾਣਾ ਨਾਮ। 

ਥੀ ਮਧ ਕਾਨਨ ਸਘਨ ਕੇ, 

ਢਾਬ ਆਬ ਯੁਤ ਖਾਮ' ॥੨੭॥ 'ਸੰਘਣੇ ਜੰਗਲ ਵਿੱਚ ਪਾਣੀ ਸਹਿਤ ਕੱਚੀ ਢਾਬ ਸੀ। 
ਰਸਾਵਲ ਛੰਦ: 

ਗੁਰੂ ਤਹਿੰ ਪਹੂਚੇ। 

ਜਬੈ ਜਾਇ ਸੂਚੇ'। 

ਦਲੈ ਤੁਰਕ ਕੇਰੋ। 

ਢੁਕੋ ਆਇ ਨੇਰੋ ॥੨੮॥ 

ਚ਼ਢੀ ਧੂਰ ਨੱਭੰ'। 

ਗਯੋ ਸੂਰ ਦੱਬੰ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਬੈ ਔਰ ਏਕੰ। 

ਭਈ ਗਾਥ ਨੇਕੰ' ॥੨੯ ॥ 
ਸੁਨੋ ਸੋਇ ਸਾਰੀ। 
ਕਹੋਂ ਮੈਂ ਉਚਾਰੀ। 

ਜਬੈ ਮਦੁ ਦੇਸੈਂ'। 
ਸੁਨੀ ਸਾਰ ਏਸੈਂ' ॥੩੦॥ 
ਗੁਰੂ ਜੰਗ ਕੈ ਕੈ। 
ਨਿਜੰ ਪੁਰਿ ਤਜੈ ਕੈ। 

ਪੁਨਾ ਚੱਮਕੌਰੈਂ। 
ਕਰਜੋ ਜੰਗ ਗੌਰੈਂ ॥੨੧॥ 
ਘਨੇ ਸੱਤ੍ਹ ਮਾਰੇ। 

ਗਨੈ ਕੌਨ ਸਾਰੇ। 
ਤਹਾਂ ਦੋਇ ਬੇਟੇ। 

ਧਰਾ ਜੂਝ ਲੇਟੇ ॥ ੩੨॥ 
ਲਘੂ ਦੂੰ ਸਜਾਦੇ। 


ਗੁਰੂ ਕੇ ਮਹਾਦੇ'। 

ਸਰੰਹੰਦ ਮਾਂਹੀਂ। 

ਦਏ ਸੀਸ ਵਾਹੀਂ ॥੩੨॥ 
ਗਏ ਜੂਝ ਜੋਈ। 

ਜਸੰ ਪਾਇ ਸੋਈ। 


ਗੁਰੂ ਧਾਰ ਬਾਨਾ। 
ਹਾਜੀਯ ਸਮਾਨਾ ॥੩੪॥ 
ਗਏ ਮਾਲਵੇਯੰ। 

ਜੰਗ ਤਾਲ ਵੇਯੰ'। 
ਤਹਾਂ ਸੈਨ ਔਰੈਂ। 
ਗੁਰੂ ਪਾਸ ਗੌਰੈਂ ॥ ੨੫॥ 
ਭਈ ਆਨ ਕੱਠੀ। 
ਪੁਨਾਰਾਰਿ ਠੱਟੀ'। 

ਚਢੀ ਤੁਰਕ ਸੈਨਾ। 

ਅਈ ਫੇਰ ਐਨਾ' ॥੩੬॥ 


'ਫੇਰ ਜੰਗ ਕਰਨ ਦੀ ਨਾਣ ਲਈ ਹੈ। 


'ਨੀਕ ਆ ਗਈ ਹੈ। 


1759 





1760 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਰੈਂ ਗੇ ਅਖਾਰੇ'। 

ਸੁਨਯੋ ਫੇਰ ਭਾਰੇ। 

ਧਨੰ ਸਿੱਖ ਸੋਈ। 

ਗੁਰੂ ਸੰਗ ਜੋਈ ॥੩੭॥ 

ਰਹੇ ਐਸ ਵੇਲੇ। 

ਸਖਤ ਵਖਤ ਝੇਲੇ'। 

ਅਸੀਂ ਥੇ ਨਿਭਾਗੇ। 

ਗੁਰੂ ਛੋਡਿ ਭਾਗੇ ॥ ੨੮ ॥ 

ਦਿਨੈਂ ਏਕ ਨੀਕੈਂ”। 'ਚੰਗੀ ਤਰ੍ਹਾਂ 
ਗਿਲੈ' ਕਾਲ ਠੀਕੈਂ। 'ਨਿਗਲ ਲਵੇਗਾ। 
ਬੁਰੋ ਕਹਿਰ ਕੀਨੋਂ। 

ਹਮੈਂ ਜ਼ਹਿਰ ਭੀਨੋ' ॥ ੩੯॥ 'ਅਸਾਂ ਜ਼ਹਰ 'ਚ ਭਿਜਿਆ ਬੁਰਾ ਜ਼ੁਲਮ ਕੀਤਾ ਹੈ। 
ਦਈ ਲਿੱਖਿ ਸਿੱਖੀ। 

ਗੁਰੂ ਕੀ ਸੁਨਿੱਖੀ'। 'ਸੋਹਣੀ। 
ਗੁਰੂ ਤੈ ਬਿਮੁਖੈ। 

ਅਸੀਂ ਭਏ ਤਿਖੈ ॥੪੦॥ 

ਸਮੇਂ ਨੈ ਵਿਗੋਏ'। 

ਉਕਭੈ ਲੋਕ ਖੋਏ। 

ਧਰਮ ਹਾਰ ਆਏ। 

ਲਯੋ ਕਯਾ ਬਨਾਏ ॥੪੧॥ 

ਦਿਨੰ ਚਾਰ ਜੀਵੈਂ। 

ਅੰਤ ਖੇਹ ਥੀਵੈਂ। 

ਤਬੈ ਬਾਤ ਯਾਹੀ। 

ਮਦੂ ਦੇਸ ਮਾਹੀਂ ॥੪੨॥ 

ਚਲੀ ਨੌਰ ਨੌਰੈਂ। 

ਸੁਨੋ ਔਰ ਗੌਰੈਂ' ॥੪੨॥ 

ਲਲਿਤ ਛੰਦ: 

ਮਿਲ ਕਰਿ ਮਸਲਤ' ਲਗੇ ਵਿਚਾਰਨ, 

ਸਿਦਕੀ ਸਿੱਖ ਮਹਾਨੇ। 

ਚਲ ਕਰਿ ਅਬਿ ਗੁਰੁ ਸਰਨੀ ਪਰੀਏ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1761 


ਬਖਸ਼ਹਿਂ ਦਯਾ ਨਿਧਾਨੇ। 

ਕਰਿਕੈ ਜੁੱਧ ਕਹੂੰ ਤੁਰਕਨ ਸੌਂ, 

ਤਨ ਨਿਜ ਗੁਰੁ ਹਿਤ ਦਈਏ। 

ਪਾਇ ਸੁਜਸ ਇਸ ਲੋਕ ਵੀਚ, ਫਿਰ 

ਗੁਰੁ ਪੁਰਿ ਵਾਸਾ ਲਈਏ ॥੪੪॥ 

ਯੌਂ ਸਲਾਹਿ ਕਰਿ ਸਿੰਘ ਗੁਰੂ ਢਿਗ, 

ਫਿਰ ਮਝੈਲ ਬਹੁ ਆਏ। 

ਅਰ ਸਭਿ ਮਦੁ ਦੇਸ ਕੇ ਪੈਂਚਨ, 

ਯੌਂ ਲਿਖ ਪਠਯੋ ਤਦਾਏ'। 

ਹੇ ਗੁਰੁ ਬੈਰ ਤਜੋ ਤੁਰਕਨ ਸੋਂ, 

ਭਜੋ ਨਿਵਿਰਤੀ ਆਰਯ'। '(ਆਰਯ) ਚੰਗੀ (ਗੱਲ ਤਾਂ ਇਹੋ ਹੀ ਹੈ ਕਿ ਤੁਸੀਂ) 
ਨਿਵਿਰਤੀ ਧਾਰਨ ਕਰੋ। 

ਤਬਿ ਸਿੱਖੀ ਤੁਮਰੀ ਸਭਿ ਰਹਿ ਹੈ, 

ਨਹੀਂ ਤਾਂ ਹੂ ਹੈ ਖਾਰਯ' ॥ ੪੫॥ 'ਖ਼ਤਮ। 

ਜਾਂ ਦਿਨ ਤੈ ਤੁਮ ਠਟਜੋ ਬਖੇਰਾ, 

ਤਾਂ ਦਿਨ ਤੈ ਸਭਿ ਦੇਸੈਂ। 

ਸਿੱਖੀ ਸੁਖ ਸੰਪਤਿ ਤੁਵ ਘਾਟੀ, 

ਬਢੀ ਨਹੀਂ ਕਿਛੁ ਵੇਸੈਂ'। 

ਤਾਂ ਤੇ ਅਬਿ ਤੁਮ ਤਜੋ ਬਖੇਰਾ, 

ਹਮ ਸਭਿ ਸਿੱਖ ਤੁਮਾਰੇ। 

ਜੋ ਚੈਹੋ ਕਰ ਹੈਂ ਸੋ ਸੇਵਾ, 

ਨਹੀਂ ਤਾਂ ਹਮ ਨ ਤੁਮਾਰੇ ॥੪੬॥ 

ਯਹਿ ਕਾਗਦ ਲੈ ਸਿੰਘ ਦੁਇਕ ਸੈ', 

ਗੁਰੁ ਢਿਗ ਅਯੋ ਮਝੈਲੈ। 

ਮਨ ਮੈਂ ਭਏ ਗੁਸੈਲੋ'। 

ਕਹਯੋ ਮਝੈਲਨ ਕੋ, ਤੁਮ ਆਏ 

ਸੀਖਯਾ ਹਮ ਕੋ ਦੈਨੇ। 

ਜਿਤ ਤੈ ਆਏ ਜਾਹੁ ਤਿਤੈ ਹੀ, 


ਡੀ 


ਯੌਂ ਗੁਰੁ ਬੋਲੇ ਬੈਨੇ ॥੪੭॥ 





1762 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਦੁ ਦੇਸ ਸਭਿ ਖਾਰਯ ਹੋਯੋ, 

ਗੁਰੁ ਸਿੱਖੀ ਤੈ ਅਤਿ ਹੀ। 

ਯੌ ਕਹਿ ਚਲੇ ਅਗਾਰੀ ਗੁਰੁ ਫਿਰ, 
ਜੰਗ ਕਰਨ ਧਰਿ ਰਤਿ ਹੀ'। 

ਦਸ ਹਜਾਰ ਦਲ ਤੁਰਕਨ ਕੇਰਾ, 
ਆਇ ਢੁਕਯੋ ਢਿਗ ਤਬਿ ਹੀ। 
ਦੁੰਦਭਿ ਦੀਹ' ਢੋਲ ਬਹੁ ਬੱਜਤ, 
ਭਰਯੋ ਧੂਰ ਨਭ ਸਭਿ ਹੀ ॥੪੮॥ 
ਲੈ ਮਲਵੱਈਅਨ ਕੋ ਗੁਰੁ ਪਹੁੰਚੇ, 
ਜਹਿਂ ਥਾ ਸਰ ਖਿਦਰਾਣਾ। 

ਇਤੈ ਮਝੈਲਨ ਭੀ ਦਿਲ ਠਟਜੋ, 
ਹੈ ਹਰਾਮ ਅਬਿ ਜਾਣਾ। 

ਸੋ ਪੀਛੇ ਗੁਰੁ ਕੇ ਹੂੰ ਚਾਲੇ, 

ਮਿਲੇ ਤੁਰਕ ਤਿਨ ਧਾਈ। 

ਜਾਇ ਤਾਲ ਖਿਦਰਾਣੇ ਢਿਗ ਤਿਨਿ, 
ਯੌਂ ਫਿਰ ਬਯੋਂਤ ਬਨਾਈ ॥ ੪੯॥ 
ਬਸਤ ਸਰਬ ਆਪਣੇ ਤਨ ਕੇ, 
ਬ੍ਰਿੱਛਨ ਊਪਰ ਤਾਨੇ। 

ਹੁਤੇ ਸਘਨ ਕਾਨਨ ਤਿਸ ਸਰ ਤਟ', 'ਉਸ ਤਲਾ ਦੇ ਕਿਨਾਰੇ ਸੰਘਣਾ ਜੰਗਲ ਸੀ। 
ਸੋ ਲਿਯ ਓਟ ਮਹਾਨੇ। 

ਮਨ ਮੈਂ ਧਰਯੋ ਸਭਿਨਿ ਯਹਿ ਦਿੜ ਕਰਿ, 
ਮਰੈਂ ਤੁਰਕਨ ਸੋਂ ਲਰ ਕੈ। 

ਗੁਰੁ ਕੀ ਦਿਸ ਤੁਰਕਨ ਕੇ ਦਲ ਕੌ, 
ਜਾਣ ਦੈਂਹਗੇ ਮਰ ਕੈ ॥੫੦॥ 
ਸ਼ਸਤੁ ਔਰ ਸੰਭਾਰੇ। 

ਬੈਠੇ ਓਟ ਤਰਨਿ' ਸਭਿ ਛਪ ਕਰਿ, 
ਲਰਨ ਹੇਤ ਹੂ ਤਯਾਰੇ। 

ਤੁਰਕਨ ਜਥੇ ਨਿਹਾਰੇ ਬਸਤੁ, 
ਬ੍ਰਿੱਛਨ ਊਪਰ ਸਾਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1763 


ਇਹਾਂ ਹੋਗ ਗੁਰੁ ਕਾ ਦਲ ਉਤਰਜੋ, 

ਤੰਬੂ ਲਗੇ ਅਪਾਰੇ ॥੫੧॥ 

ਯਹਿ ਵਿਚਾਰ ਕੈ ਤੁਰਕ ਖੜ੍ਹੇ ਹਟਿ, 

ਭਰਮ ਭਯੋ ਤਿਨ ਪੂਰਾ। 

ਤਿਨ ਕੇ ਸੰਗ ਬਿਰਾੜ ਕਪੂਰਾ 

ਥਾ ਤਬਿ ਤਹਾਂ ਕਤੂਰਾ। 

ਕਹਯੋ ਤਾਂਹਿ ਡਿਠ ਬੰਦ ਕਰਯੋ' 

ਯਹਿ, ਗੁਰੁ ਕੇ ਸਿੱਖਨ ਭਾਰੀ। 

ਤੁਮ ਮਤ ਡਰੋ ਲਰੋ ਹੋ ਆਗੇ, 

ਨਹਿਂ ਲਸ਼ਕਰ ਯਹਿ ਝਾਰੀ' ॥੫੨॥ 

ਯੌ ਸੁਨਿ ਨਾਜ਼ਮ ਸੈਨ ਆਪਨੀ, 

ਕੀਨੀ ਔਰ ਅਗਾੜੀ। 

ਸਿੰਘ ਮਝੈਲਨ ਏਕੈ ਬਾਰੀ, 

ਝਾੜੀ ਬਾੜ ਦੁਗਾੜੀ'। (ਦੁਗਾੜੀ) ਇਕ ਇਕ ਬੰਦੂਕ 'ਚੋਂ ਦੋ ਦੋ ਗੋਲੀਆਂ ਦਾ (ਬਾੜ) 
ਇਕੱਠਾ ਵਾਰ [ਝਾੜੀ) ਕੀਤਾ। 

ਤੁਰਕ ਦੜਾ ਦੜ ਗਿਰੇ ਧਰਾ ਪਰ, 

ਚਟਪਟ ਔਰ ਕਸਾਨੀ'। 'ਛੇਤੀ ਹੋਰ ਕਸ ਲਈਆਂ। 

ਤਜੀ ਅਚੂਕ ਮਹਾਨੀ ॥੫੩॥ 

ਮਰਯੋ ਦੁਇਕ ਸੈ ਤੁਰਕ ਤਹਾਂ ਤਬਿ, 

ਜਖਮੀ ਭਏ ਅਪਾਰੈਂ। 

ਬਾਕੀ ਕਰੇ ਲਚਾਰ ਪਯਾਸ ਨੈ, 

ਮਾਸ ਬਿਸਾਖ ਮਝਾਰੈਂ। 

ਜੱਦਪਿ ਝਾੜਤ ਤੁਰਕ ਬਾੜ ਭੀ, 

ਸੋ ਝਾੜੀਂ ਮੈਂ ਰੁਕਹੀਂ। 

ਕਿਛੁ ਊਪਰ ਕੋ ਜਾਵਤ ਗੋਰੀ, 

ਬਹੁ ਧਰਤੀ ਮਧ ਠੁਕਹੀਂ ॥੫੪ ॥ 

ਸਿੰਘ ਬੰਦੂਖਾਂ ਮਾਰੈਂ। 

ਤੁਰਕਨ ਕੋ ਵਹਿ ਨਜਰ ਨ ਆਵਹਿ, 





1764 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਾਨਨ ਸਘਨ ਮਝਾਰੈਂ। 

ਕਹੈਂ ਇਹਾਂ ਗੁਰੁ ਭਾਰੀ। 

ਲੈ ਦਲ ਸਿੰਘਨ ਕਾ ਹੈ ਬੈਸਯੋ, 

ਹਨੈਂ ਹਮੈਂ ਇਕ ਬਾਰੀ ॥ ੫੫ ॥ 
ਯੌ ਜਬਿ ਜੋਰ ਜੰਗ ਕਾ ਪਰਯੋ 

ਸ਼ੋਰ ਗੁਰੂ ਸੁਨਿ ਬੂਝਯੋ। 

ਯਹਿ ਤੁਰਕਨ ਸੋਂ ਕੌਨ ਲਰਾਈ, 
ਕਰਤ ਅਗਾਰੀ ਸੂਝਯੋ'। 

ਤਬਿ ਇਕ ਸਿੰਘ ਕਹਜੋ ਯੌਂ ਗੁਰੁ ਪੈ, 
ਜੋ ਮਝੈਲ ਥੇ ਆਏ। 

ਸੋਊ ਲਰਤ ਅਰਿਨ ਸੋਂ ਅਰ ਕਰਿ', 
ਹਮ ਅਬਿ ਹੀ ਪਿਖਿ ਆਏ ॥੫੬॥ 


ਯਹਿ ਸੁਨਿ ਗੁਰੁ ਮੁਦ ਹੂੰ ਕੁਵੰਡ ਗਹਿ', 


ਤਿਨ ਕੀ ਮੱਦਤ ਕਾਰਨ। 

ਉਚੀ ਠੌਰ ਖਰੇ ਪਿਖ ਕਰਿ, 
ਲਾਗੇ ਬਾਨ ਪੁਹਾਰਨ। 
ਜਥੇਦਾਰ ਤੁਰਕਨ ਕੇ ਗੁਰੁ ਨੈ, 
ਤੱਕ ਤੱਕ ਕਈ ਬਿਦਾਰੇ'। 


ਨਿਕਸੈ ਇਕ ਇਕ ਸਰ ਤਬਿ ਗੁਰੁ ਕਾ, 


ਦਸ ਦਸ ਕੋ ਕਰਿ ਪਾਰੇ' ॥੫੭॥ 
ਕਈ ਹਜ਼ਾਰ ਉਰਝਾਯੋ। 

ਜਬਿ ਗੋਲੀ ਢਿਗ ਰਹੀ ਨ ਕਾਈ, 
ਤਬਿ ਚਾਂਪਨਿ' ਹੱਥ ਪਾਯੋ। 

ਤੱਕ ਤੱਕ ਤੀਰ ਤਜਨ ਬਹੁ ਲਾਗੇ, 
ਮਾਰੇ ਤੁਰਕ ਅਪਾਰੈਂ। 

ਜਬਿ ਫਿਰ ਰਹਯੋ ਤੀਰ ਨਹਿ ਕੋਈ, 
ਤਬਿ ਗਹਿ ਕਰਿ ਕਰਵਾਰੈਂ' ॥੫੮॥ 
ਧਸੇ ਧਾਇ ਤੁਰਕਨ ਕੇ ਦਲ ਮੈਂ, 


ਮਾਰੇ। 


'ਦਸ ਦਸ ਆਦਮੀਆਂ 'ਚੋਂ ਪਾਰ ਕਰਕੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1765 


ਹਾਲ ਚਾਲ ਬਹੁ ਮੇਲ੍ਯੋ। 

ਕਟਿ ਕਟਿ ਚਟਪਟ ਧਰ ਪਰ ਸੁੱਟਹਿਂ, 
ਸਿੰਘਨ ਫਗੂਆ' ਖੇਲਯੋ। 

ਕਟੇ ਕਿਕਾਨ' ਜਹਾਨ ਬਹੁ ਤੁਰਕੀ, 
ਸਿੰਘਨਿ ਤਬਿ ਬਲ ਧਰ ਕੈ। 

ਹੂਰ ਅਪਾਰ ਸੂਰ ਬਰ ਬਰ ਕੈ', 

ਜਾਤ ਬਿਬਾਨਨਿ ਚਰ੍ਹ ਕੈ ॥੫੯॥ 
ਭੁਜੰਗ ਪ੍ਰਯਾਤ ਛੱਦ: 

ਉਭੈ ਓਰ' ਜੁੱਟੇ ਮਚਯੋ ਜੰਗ ਗਾਢਾ। 
ਬਕੈਂ! ਮਾਰ ਮਾਰੈਂਰਸੰਬੀਰ ਬਾਢਾ। 
ਕਰਾਚੋਲ' ਬਾਹੈਂ ਜਿਸੈਂ ਸਿੰਘ ਸੂਰੇ। 
ਕਰੈਂ ਖੰਡ ਖੰਡੰ' ਸੁਟੈਂ ਮੇਲ ਧੂਰੇ ॥੬੦॥ 
ਮਹਾਂਰੋਹ' ਮੱਤੇ ਕਢੇ ਲਾਲ ਨੈਨੰ। 

ਭਏ ਲਾਲ ਬਾਨੇ' ਭਿਗੇ ਖੂਨ ਐਨੰ”। 
ਕਰੇ ਤੱਛ ਮੁਛੰ' ਕਟੇ ਹੱਥ ਮੱਥੰ। 

ਭੁਜਾ ਜੰਘ ਜਾਨੂੰ ਕਰੈਂ ਲੁੱਥ ਪੁੱਥੰ' ॥੬੧॥ 
ਖੁਲ੍ਹੇ ਘਾਉ ਖੂਨੀ ਭਕਾ ਭੱਕ ਬੋਲੈਂ'। 


ਨਚੈਂ ਭੂਤ ਪ੍ਰਤੰ ਭਰੇ ਮੋਦ ਡੋਲੈਂ'। 
ਕਰੈਂ ਸੁੰਨ ਪਾਨੰ ਭਰੈਂ ਖੱਪੁ ਜਾਲਾ'। 
ਤਚੈਂ ਕਿੱਲਕਾਰੀ ਮਿਲੀ ਭੂਤ ਬਾਲਾ' ॥੬੨ ॥ 


ਧਰਾ ਵੀਚ ਕੀਚੰ ਮਚਯੋ ਹੈ ਪ੍ਤੱਛੰ। 

ਲਹੂ ਮਿੰਜ ਕੇਰੋ ਤਬੈ ਆਨ ਸੁੱਛੰ'। 

ਕਰਯੋ ਢੁੱਕ ਢੋਅੰ ਮਲੇਛੰ ਬਿਲੱਛੰ। 

ਵਡੋ ਹੇਲ ਘਾਲਯੋ ਸਮੱਛੰ ਪ੍ਰਤੱਛੰ' ॥ ੬੨ ॥ 
ਰੁਪੇ' ਸਿੰਘ ਸੂਰੇ ਕਰੈਂ ਜੰਗ ਜੋਰੈਂ। 

ਮਹਾਂ ਮਾਰ ਮੱਚੀ ਤਹਾਂ ਆਨ ਘੋਰੈਂ। 

ਮਹਾਂ ਬੀਰਤਾ' ਬੀਰ ਸਿੰਘਾਨ ਕੇਰੀ। 


'ਦੋਨੇਂ ਤਰਫ਼। 

'ਬੋਲਦੇ ਹਨ। 

'ਤਲਵਾਰ। 

'ਟੁਕੜੇ ਟੁਕੜੇ। 

ਗੁੱਸੇ 'ਚ। 

'ਪੁਸ਼ਾਕੇ। “ਚੰਗੀ ਤਰ੍ਹਾਂ। 

'ਕਟਾ ਵੱਢੀ ਕਰ ਦਿੱਤੀ। 

ਬਾਹਾਂ, ਲੱਤਾਂ, ਗੋਡੇ (ਕੱਟ ਕੇ) ਲੋਥ 'ਤੇ ਲੋਥ ਚਾੜ੍ਹ ਦਿੱਤੀ। 
'ਖ਼ੂਨ ਵਾਲੇ ਜ਼ਖ਼ਮ ਖੁੱਲ੍ਹੇ ਹੋਏ ਭੱਕ ਭੱਕ (ਦੀ ਅਵਾਜ਼ ਨਾਲ) 
ਬੋਲਦੇ ਹਨ। 

'ਅਨੌਦ 'ਚ ਭਰੇ ਫਿਰਦੇ ਹਨ। 

'(ਜਾਲਾ) ਸਾਰੇ ਖੱਪਰ ਭਰ ਕੇ ਲਹੂ ਪੀਂਦੇ ਹਨ। 

ਭੂਤਾਂ ਦੀਆਂ ਇਸਤ੍ਰੀਆਂ ਇਕੱਠੀਆਂ ਹੋ ਕੇ ਚੀਕਾਂ ਮਾਰਦੀਆਂ 
ਹਨ। 


'ਧਰਤੀ ਵਿੱਚ ਲਹੂ ਅਤੇ ਮਿੱਝ ਦਾ ਪ੍ਰਤੱਖ ਹੀ ਆ ਕੇ ਚੰਗਾ 
ਚਿੱਕੜ ਹੋ ਗਿਆ। 

'ਤੁਰਕਾਂ ਨੇ ਨੇੜੇ ਢੁੱਕ ਕੇ ਪ੍ਰਤੱਖ ਹੀ ਅੱਖਾਂ ਦੇ ਸਾਹਮਣੇ 
(ਬਿਲੱਛੰ) ਅਨੋਖਾ ਤੇ ਵੱਡਾ ਹੱਲਾ ਕੀਤਾ। 

'ਰੁੱਕ ਗਏ। 


'ਵੱਡੀ ਬਹਾਦਰੀ। 





1766 


ਧਰੈਂ ਆੰਗੁਰੀ ਦਾਂਤ ਮੈਂ ਤੁਰਕ ਹੇਰੀ ॥੬੪॥ 
ਦਸ ਬੀਸ ਤੀਸ ਤੁਰੰਕਾਨ ਤਾਂਈਂ। 

ਇਕੋ ਏਕ ਸਿੰਘੰ ਮਰਯੋ ਮਾਰ ਧਾਈ। 

ਜਬੈ ਸਿੰਘ ਕੇਤੇ ਤਹਾਂ ਐਸ ਜੂਝੇ। 

ਭਏ ਮੋਖ ਸੋਈ ਬਿਨਾ ਜੋਗ ਰੂਝੇ' ॥੬੫॥ 
ਤਬੈ ਤਾਣ ਕੰਮਾਣ ਗੁਰੁ ਬਾਣ ਬਾਹੇ। 
ਜਥੇਦਾਰ ਤੁਰਕਾਨ ਕੇ ਮਾਰ ਢਾਹੇ। 

ਸੜਾ ਸਾੜ ਛੁੱਟੈਂ ਕੜਾ ਕਾੜ ਬੱਜੈਂ”। 


ਦੜਾ ਦਾੜ ਡਿੱਗੈਂ ਧਰਾ ਪੈ ਨ ਲੱਜੈਂ!' ॥੬੬॥ 
ਰਹੇ ਹੇਰ ਹੈਰਾਨ ਤੁਰਕਾਨ ਸਾਰੇ। 

ਨਹੀਂ ਜਾਨ ਜਾਈ ਸਰੰ ਕੌਣ ਮਾਰੇ'। 

ਭਈ ਬਿਹਬਲੈਂ' ਸੈਨ ਤੁਰਕਾਨ ਕੇਰੀ। 

ਘਨੇ ਜ੍ਰਾਨ ਦੀਨੇ ਗੁਰੂ ਨੈ ਨਿਬੇਰੀ ॥੬੭॥ 
ਨਿਸ਼ਾਨੀ ਛੰਦ: 

ਤਬਿ ਹੀ ਖਾਨ ਬਜੀਦ ਨੈ ਕਾਪੂਰਾ ਬੂਝਯੋ। 

ਕਿਤ ਤੈ ਆਵਤ ਬਾਨ ਯਹਿ, ਨਹਿ ਪਰ ਹੈ 
ਸੂਝਕੋ। 

ਜਥੇਦਾਰ ਮਮ ਮਾਰ ਕੈ ਸਭਿ ਭੂਮਿ ਗਿਰਾਏ। 
ਘਨੇ ਜ੍ਰਾਨ ਕਿਕਾਨ ਹੈਂ ਇਨਿ ਸਿੰਘਨਿ ਖਪਾਏ 
॥੬੮॥ 

ਅਬਿ ਬਿਨ ਪਾਨੀ ਮਰਤ ਹੈ ਬਾਕੀ ਮਮ ਸੈਨਾ। 
ਯਹਿ ਸੁਨਿ ਉੱਤਰ ਇਮ ਦਯੋ ਕਾਪੂਰੇ ਐਨਾ'। 
ਸੁਨੋ ਖਾਨ ਜੀ ਬਾਤ ਮੈਂ ਅਬਿ ਸਾਚ ਉਚਾਰੋਂ। 
ਤਾਬੇ ਗੁਰੁ ਕੇ ਰਹਤ ਹੈਂ ਸ਼ਾਹੀਦ ਅਪਾਰੋ ॥ ੬੯ ॥ 
ਸੋ ਅਜਗੈਬੀ' ਮਾਰ ਹੈਂ ਬਹੁ ਬਾਣ ਕਰਾਲੇ”। 
ਪੇਸ਼ ਨ ਉਨ ਕੇ ਸਾਹਮਣੇ ਕਾਹੂੰ ਕੀ ਚਾਲੇ। 

ਇਸੀ ਤਾਲ ਕੇ ਤਟ ਕਹੀਂ, ਬਨ ਸਘਨ ਮਝਾਰੀ। 
ਠਾਢੋ ਹੂੰ ਹੈ ਗੁਰੂ ਭੀ, ਯੁਤ ਸੈਨ ਅਪਾਰੀ ॥ ੭੦॥ 
ਯਹਿ ਤੋ ਕੇਤਿਕ ਸਿੰਘ ਹੀ ਤੁਮ ਸੰਗ ਲਰੈ ਹੈਂ। 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜੋਗਾ ਅਭਿਆਸ ਕੀਤੇ ਤੋਂ ਬਿਨਾਂ ਹੀ। 


'ਸਾੜ ਸਾੜ ਸ਼ਬਦ ਕਰ ਕੇ ਤੀਰ ਛੁਟਦੇ ਹਨ ਤੇ ਕਾੜ ਕਾੜ 
ਸ਼ਬਦ ਕਰ ਕੇ ਵਜਦੇ ਹਨ। 
'ਸ਼ਰਮ ਨਹੀਂ ਖਾਂਦੇ। 


'ਜਾਣਿਆ ਨਹੀਂ ਜਾਂਦਾ ਕਿ ਤੀਰ ਕੌਣ ਮਾਰਦਾ ਹੈ। 
'ਘਬਰਾ ਗਈ। 


'ਚੰਗਾ ਭਾਵ ਠੀਕ ਉੱਤਰ ਦਿੱਤਾ। 


'ਗੁਪਤ। “ਡਰਾਉਣੇ ਤੀਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਬਿ ਲੈ ਸੈਨਾ ਗੁਰੁ ਲਰੈ, ਤਬਿ ਖਬਰ ਪਰੈ ਹੈ। 
ਤੀਸ ਕੋਸ ਪਰ ਮਿਲੈਗੋ ਆਗੇ ਕਿਤ ਪਾਨੀ। 

ਪੀਛੇ ਹੈ ਦਸ ਕੋਸ ਪੈ ਯਹਿ ਦਿਢ ਲਿਹੁ ਮਾਨੀ 
॥੭੧॥ 

ਦਹਿਣੇ ਬਾਏਂ ਨਹਿ ਮਿਲੈ ਜਲ ਕਿਸ ਹੀ ਤੌਰੈਂ। 
ਬਿਨ ਪਾਨੀ ਤੈ ਪ੍ਰਾਨ ਅਬਥਿ ਨਿਕਸੈਂ ਇਸ ਨੌਰੈਂ। 
ਜੂਝ ਜੰਗ ਮੈਂ ਜੇ ਮੁਏ, ਤੇ ਤੋ ਭਏ ਚੰਗੇ। 

ਹਮ ਤੁਮ ਜਲ ਬਿਨ ਤਰਫ ਕੈ, ਮਿਲ ਹੈਂ ਤਿਨ 
ਸੰਗੇ ॥੭੨॥ 

ਜੇ ਅਬਿ ਜਾਨ ਬਚਾਵਨੀ ਤੁਮ ਅਪਨੀ ਚਹਿ ਹੋ। 
ਤੌ ਪੀਛੇ ਹਟ ਜਾਈਏ ਮੈਂ ਸਾਚੀ ਕਹਿ ਹੋਂ। 

ਸੁਨ ਕਰਿ ਖਾਨ ਬਜੀਦ ਨੈ ਏਹੀ ਮਨਿ ਧਾਰੀ। 

ਲੈ ਕਰਿ ਨਿਜ ਸਭ ਸੈਨ ਕੋ, ਹਟ ਗਯੋ ਪਿਛਾਰੀ 
॥੭੩॥ 

ਜੋ ਘਾਇਲ ਨਹਿ ਚਲ ਸਕੇ ਸੋ ਤਹਿ ਹੀਂ ਤਯਾਗੇ। 


ਬਿਨ ਪਾਨੀ ਵਹਿ ਭੀ ਮਰੇ, ਤਬਿ ਤੁਰਕ ਅਭਾਗੇ। 
ਮਰੇ ਤਹਾਂ ਸਰਦਾਰ ਜੋ, ਨਹਿਂ ਸੋ ਦਫਨਾਏ। 
ਨਾਜ਼ਮ ਲੈ ਨਿਜ ਜਾਨ ਕੋ, ਤਬਿ ਗਯੋ ਪਲਾਏ' 


॥੭੪॥ 
ਯੌ ਜਬਿ ਤੁਰਕ ਪਲਾ ਗਏ ਤਬਿ ਤਹਿੰ ਗੁਰੁ 
ਆਏ। 

ਮਰੇ ਸਿੰਘ ਜਹਿਂ ਜੰਗ ਕਰਿ ਚਾਲੀ ਸਮੁਹਾਏ। 
ਆਇ ਤਹਾਂ ਗੁਰੁ ਤਿਨੋ ਕੀ ਸਭਿ ਲੋਥ ਨਿਹਾਰੀ'। 
ਜਿਤਿਕ ਕਦਮ ਬਢ ਜੋ ਲੜਯੋ, ਕਿਯ ਤਿਤਿਕ 
ਹਜ਼ਾਰੀ' ॥ ੭੫॥ 

ਨਿਜ ਰੁਮਾਲ ਕਰ ਸੋਂ” ਗੁਰੂ, ਮੁਖ ਝਾੜੇ ਤਾਂ ਕੇ। 
ਟੂਟੀ ਸਾਂਠੀ ਜਾਂਹਿ ਨੈ, ਸੋ ਜਿਯਤ ਲਹਾ ਕੇ'। 

ਤਿਸ ਕੇ ਮੁਖ ਮੈਂ ਗੁਰੂ ਨੈ, ਤਬਿ ਪਾਯੋ ਪਾਨੀ। 
ਨੈਨ ਉਘਾਰਿ' ਨਿਹਾਰਯੋ, ਤਿਨ ਸਤਿਗੁਰੁ ਗਜਾਨੀ 
॥੭੬॥ 


1767 


'ਦੇਖੀਆਂ। 

'ਜਿੰਨੇ ਕਦਮ ਅੱਗੇ ਵਧ ਕੇ ਜਿਹੜਾ ਲੜਿਆ ਉਸ ਨੂੰ ਓਨੇ 
ਹਜ਼ਾਰੀ ਦਾ ਖ਼ਿਤਾਬ ਦਿੱਤਾ। 

।ਆਪਣੇਂ ਹੱਥ ਦੇਰੁਮਾਲ ਨਾਲ। 

'ਜਿਸ ਨੇ ਟੁੱਟੀ (ਸਿੱਖੀ) ਗੰਢੀ ਸੀ ਉਸ ਨੂੰ ਜਿਉਂਦਾ ਜਾਣ ਕੇ। 


'ਖੋਲ੍ਹ ਕੇ। 





1768 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜਖਮ ਤਾਂਹਿ ਕੇ ਤਨ ਵਿਖੈ, ਥੇ ਲਗੇ ਅਪਾਰੇ। 

ਪਿਖਿ ਗੁਰੁ ਕਿਰਪਾ ਧਾਰ ਕੈ, ਯੋਂ ਬਚਨ ਉਚਾਰੇ। 

ਮੈਂ ਤੁੱਠਾ ਕੁਛ ਮਾਂਗ ਲੈ, ਜੋ ਤੁਮ ਮਨ ਆਵੈ। 

ਨਹਿੰ ਅਦੇਯ ਕਿਛ ਤੁਮਹਿ ਤੈ, ਹਮਰੇ ਅਬਿ ਭਾਵੈ 

॥੭੭॥ 

ਤਬਿ ਤਿਸ ਮਾਹਾਂ ਸਿੰਘ ਨੈ, ਕਰ ਜੋਰਿ ਬਖਾਨਾ। 

ਹੇ ਗੁਰੁ ਕਿਰਪਾ ਕਰਤ ਜੇ, ਬਰ ਦੇਤ ਮਹਾਨਾ। 

ਤੌ ਤੂਟੀ ਅਬਿ ਮੇਲ ਹੋ, ਤੁਮ ਈਸ ਉਦਾਰੀ। 

॥੭੮॥ 

ਸ੍ਰੈਯਾ: 

ਜੇਤਿਕ ਸਿੰਘ ਮਝੈਲ ਗਏ ਲਿਖਿ, 

ਰਾਵਰ ਕੇ ਢਿਗਰਾਵਰ ਸਿੱਖੀ'। ।ਆਪ ਦੇ ਪਾਸ ਆਪ ਦੀ ਸਿੱਖੀ (ਵੱਲੋਂ ਬੇਦਾਵਾ) ਲਿਖ ਕੇ ਦੇ 
ਗਏ। 

ਜਾਨ ਬਚਾਵਨ ਹੇਤ, ਮਹਾਂ ਮਤਿ 

ਮੰਦਨ ਨਾ ਨਿਜ ਮੋਖਦ ਪਿੱਖੀ'। (ਸਿੱਖੀ) ਆਪਣੇ ਲਈ ਮੁਕਤੀ ਦੇਣ ਵਾਲੀ। 

ਅਰ ਫੇਰ ਜੁ ਦੇਸ ਤੈ ਭੇਜਯੋ ਲਿੱਖੀ। 

ਸੋ ਅਬਿ ਕਾਗਦ ਫਾਰ ਦਿਜੈ, 

ਕ੍ਰਿਪਾ ਕਰੀਏ ਹਮ ਪੈ ਯਹਿ ਤਿੱਖੀ ॥ ੭੯॥ 

ਯੌਂ ਸੁਨ ਕੈ ਗੁਰੁ ਫੇਰ ਕਹਜੋ, 

ਯਹਿ ਕਯਾ ਬਰ ਹੈ ਤੁਮਰੇ ਮਨ ਭਾਯੋ। 

ਕਾਮ ਤੁਮਾਰੇ ਕਹਾਂ ਯਹਿ ਹੈ, 

ਤੁਮ ਮਾਂਗਹੁ ਔਰ ਕਿਛੂ ਸੁਖਦਾਯੋ। 

ਕੈ ਲਿਹੁ ਮੋਖ ਕਿ ਰਾਜ ਸੁਰੇਸ਼੍ੂਰ', 'ਇੰਦ੍ਰ ਦਾ। 

ਕੈ ਧਰ ਕੀ ਪਤਿਸ਼ਾਹਿਤ ਪਾਯੋ। 

ਯੌ ਸੁਨ ਕੈ ਗੁਰੁ ਤੈ, ਉਰ ਤੈ 

ਉਨ ਕੈ ਅਤਿ ਪ੍ਰੇਮ ਇਹੈ ਪੁਨ ਗਾਯੋ' ॥੮੦॥ ਰਿਹ 

| 
ਹੇ ਗੁਰੁ ਦੀਨ ਦਯਾਲ ਸੁਨੋ, 
ਨਹਿ ਰਾਜ ਚਹੋਂ ਜੁਗ ਲੋਗਨ ਕੇਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1769 


ਮੋਖ ਮਿਲੈ ਤੁਮਰੇ ਦਰਸੇ', ਦਰਸ਼ਨ ਕਰਨ ਨਾਲ। 

ਬਿਨ ਹੀ ਅਨੁਯਾਸ' ਯਹੀ ਦਿਢ ਮੇਰੋ”। 'ਜਤਨ। “ਇਹ ਮੇਰਾ ਪੱਕਾ (ਭਰੋਸਾ) ਹੈ। 
ਬਰ ਦੇਹੁ ਇਹੈ ਜਦਿ ਦੇਵਨ ਟੇਰੋ'। 'ਜਦੋਂ ਤੁਸਾਂ ਵਰ ਦੇਣਾ ਕਿਹਾ ਹੈ। 
ਯੌਂ ਸੁਨ ਫੇਰ ਸੂ ਮੁਖ ਤੈ ਗੁਰੁ, 

ਧੰਨਯ ਕਹਯੋ ਨਿਸਚਾ ਸਿੱਖ ਤੇਰੋ ॥੮੧॥ 

ਚੌਪਈ: 

ਤੀਨ ਬਾਰ ਤਿਸ ਕੋ ਗੁਰੁ ਹੋਰਯੋ'। 

ਸਿਦਕੀ ਸਿੰਘ ਸਿਦਕ ਨਹਿ ਛੋਰਯੋ। 

ਫਿਰ ਗੁਰੁ ਕਹਜੋ ਧੰਨ ਗੁਰੁ ਸਿੱਖੀ। 

ਧੰਨ ਸਿੱਖ ਯਹਿ ਜਿਨ ਭਲ ਪਿੱਖੀ' ॥੮੨॥ 'ਿਨ੍ਹਾਂ ਨੇ (ਸਭ ਪਦਾਰਥਾਂ ਨਾਲੋਂ ) ਸਿੱਖੀ ਹੀ ਚੰਗੀ ਦੇਖੀ ਹੈ। 
ਸਿੱਖੀ ਹਿਤ ਜਿਨ ਰਾਜ ਨ ਚਾਹਜੋ। 

ਸਿਦਕ ਔਰ ਉਪਕਾਰ ਨਿਬਾਹਜੋ। 

ਜੇਬ ਬੀਚ ਤੈ ਤਬੈ ਨਿਕਾਰਯੋ। 

ਕਾਗਦ ਸਨਮੁਖ ਤਾਂ ਕੇ ਫਾਰਯੋ ॥੮੨॥ 

ਗੁਰੁ ਤੇ ਵਲੀ' ਗੁਰੂ ਕੇ ਸਿਖ ਹੈਂ। 

ਫਿਰ ਗੁਰੁ ਕਹਯੋ ਲਏ ਹਮ ਪਿਖ ਹੈ। 

ਤੂਟੀ ਸਿੱਖੀ ਫੇਰ ਮਿਲਾਈ। 

ਪਰਉਪਕਾਰ ਕਰਯੋ ਬਹੁਤਾਈ ॥ ੮੪॥ 

ਤਬਿ ਵਹਿ ਸਿੰਘ ਦੇਹ ਨਿਜ ਛੋਰੀ। 

ਗਯੋ ਗੁਰੂ ਕੇ ਲੋਗ ਬਹੋਰੀ। 

ਤਾਂ ਕੀ ਦੇਹ ਚਿਤਾ' ਮੈਂ ਪਾਏ। 

ਦਈ ਆਪ ਗੁਰੁ ਆਗ ਜਗਾਏ ॥ ੮੫॥ 

ਦੋਹਰਾ: 

ਜਿਨ ਕੌ ਸਤਿਗੁਰੁ ਆਪ। 

ਦਈ ਆਗ ਨਿਜ ਹਾਥ ਤੇ, 

ਏਕ ਚਿਤਾ ਮਹਿ ਥਾਪਿ' ॥੮੬॥ 

ਕਰਿ ਕੈ ਤਿਨ ਕਾ ਦਾਹੁ' ਗੁਰੁ, 

ਕਰਯੋ ਬਚਨ ਫਿਰ ਐਸ। 





1770 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਯਹਿ ਚਾਲੀ ਮੁਕਤੇ ਭਏ, 

ਜਸ ਇਨ ਰਹਿ ਧਰ ਪੈਸ' ॥੮੭॥ 

ਇਹਾਂ ਮੁਕਤਿ ਸਰ ਨਾਮ ਅਬਿ, 

ਤੀਰਥ ਪ੍ਰਗਟੈ ਸਾਰ। 

ਤਹਿਂ ਤੈ ਸਭਿ ਨਰ ਨਾਰਿ ॥੮੮॥ 

ਸਤ੍ਰਾਂ ਸੈ ਏਕਾਹਟੇ”', “ਇਹ ਸੰਮਤ ੧੭੬੨ ਬਿ: ਬਣਦਾ ਹੈ। ਕਿਉਂਕਿ ਕਵੀ ਜੀ 
ਚਮਕੌਰ ਦੀ ਜੰਗ ਦਾ ਸੰਮਤ ੧੭੬੧ ਬਿ: ਦੇ ਆਏ ਹਨ। ਦੇਖੋ 
ਬਿਸਰਾਮ ੬੪ਵਾਂ ਦਾ ਅੰਕ ਨੰ: ੫੬। ਚੇਤਰ ਤੋਂ ਅਗਲਾ ਸਾਲ 
ਚਲ ਪੈਂਦਾ ਹੈ। ਮਹਾਨ ਕੋਸ਼ ਦੇ ਕਰਤਾ ਨੇ ਵੀ ਸੰ: ੧੭੬੨ 
ਬਿ: ਵਿਸਾਖ ਹੀ ਲਿਖਿਆ ਹੈ। 


ਦਿਨ ਬੈਸਾਖਨ ਮਾਂਹਿ। 
ਜੰਗ ਭਯੋ ਯਹਿ ਕਹਿ ਕਥਾ, 
ਧਯਾਇ ਭਯੋ ਇਤਿ ਯਾਹਿ ॥੮੯॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਮੁਕਤਿ ਸਰ ਕਾ ਜੰਗ, ਬਰਨਨੰ 
ਨਾਮ ਸਤਾਹਟਮੋਂ ਬਿਸਹਾਮ ॥੬੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੮. (ਸੀ ਦਮਦਮੇ ਸਾਹਿਬ ਪਹੁੰਚਣਾ, ਡੱਲੇ ਦਾ ਮਿਲਾਪ, ਬਨਿੰਡਿਓਂ ਦੇਉ ਕੱਢਣਾ, 
ਸਿੰਘ ਸਜਾਉਣੇ, ਮਹਿਲਾਂ ਦਾ ਆਉਣਾ ਤੇ ਦੱਖਣ ਪ੍ਰਸੰਗ) 


<< 


ਦੋਹਰਾ: 
ਸੁ ਗੁਰੁ ਬੰਦਨ ਤੈ ਮਿਟੈ', 

ਤੀਨ ਤਾਪ ਭਵ ਸਾਲ'। 'ਸੰਸਾਰ ਦਾ ਦੁੱਖ। 

ਤਪਤ ਧੂਰਿ ਦੁਰਕਾਲ' ॥੧॥ 'ਭੈੜਾ ਸਮਾਂ (ਅੰਨ ਦੀ ਤੋਟ)। 
ਗਏ ਦਮਦਮੇ ਜੈਸ ਗੁਰੁ, 

ਡੱਲੇ ਸੰਗ ਮਿਲਾਪ। 

ਦੇਉ ਬਠਿੰਡੇ ਤੇ ਕਢ੍ਯੋ, 

ਸਿੰਘ ਕਰੇ ਬਹੁ ਆਪ ॥੨॥ 

ਮਹਿਲ ਮਿਲੇ ਜਜੋਂ ਗੁਰੂ ਕੇ, 

ਫਿਰ ਦੱਖਨ ਪ੍ਰਸੰਗ। 

ਇਸ ਅੱਧਯਾਇ ਮੈਂ ਸੋ ਕਥਾ, 

ਕਹੋਂ ਜਥਾ ਮਤਿ ਸੰਗ ॥੨॥ 

ਤੋਮਰ ਛੰਦ: 

ਕਰਿ ਮੁਕਤਿ ਸਰ ਗੁਰੁ ਜੰਗ। 

ਫਿਰ ਧਾਰ ਅਧਿਕ ਉਮੰਗ। 

ਜੋ ਹੁਤੇ ਸੰਗ ਬਿਰਾਰ। 

ਲੈ ਸੈਨ ਸੋਇ ਅਪਾਰ ॥੪॥ 

ਫਿਰ ਧਸੇ ਮਾਲਵ ਦੇਸ। 

ਇਤ ਉਤਹਿ ਬਿਚਰੇ ਬੇਸ'। 


ਤਹਿ ਮਿਲਯੋ ਡੱਲਾਰਾਇ। 

ਤਿਨ ਕਰੀ ਸੇਵ ਮਹਾਂਇ'। 

ਤਿਸ ਦੇਸ ਕੋ ਆਧਾਰ'। 

ਵਹਿ ਹੁਤੋ ਤਬਿ ਸਰਦਾਰ ॥੬॥ 
ਤਲਵੰਡੀ ਨਾਮ ਗਰਾਮ। 

ਤਹਿ ਹੁਤੋ ਤਿਸ ਕਾ ਧਾਮ। 


1771 





1772 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਰਖੇ ਤਾਂਹਿ ਟਿਕਾਇ। 

ਨੌਂ ਮਾਸ ਲੌ ਮੁਦ ਪਾਇ ॥੭॥ 
ਸੰਗਤ ਔਰ ਘਨੀ ਨਿਤ ਆਵਤ, 
ਲੈ ਕਰਿ ਭੇਟ ਕਈ ਪਰਕਾਰੇ। 
ਤੁਰੰਗ ਤੁਰੰਗਨੀ ਚਾਰੁ' ਅਪਾਰੇ। 
ਲਾਗੜ ਧੇਨ ਪੁਨਾ ਮਹਿਖੀ ਵਰ', 
ਲੈ ਰਜਤੈਂਪਣ' ਔਰ ਦਿਨਾਰੇ”। 
ਆਯੁਧ ਅੰਬਰ ਤੂਲ' ਪਟੰਬਰ”, 
ਐ ਪਸ਼ਮੰਬਰ ਕੰਬਰ ਭਾਰੇ' ॥ ੮॥ 
ਆਇਨ ਲੈ ਕਰਿ ਚਾਇਨ ਸੰਗ, 
ਉਪਾਇਨ ਦਾਇਨ ਪਾਇਨ ਧੋਰੈ”। 


ਪਰਸੈਂ ਪਗ ਆਇ ਸੀ ਗੁਰੁ ਕੋ, 


ਪਾਇਨ ਚਾਰ ਪਦਾਰਥ ਬਾਂਛਿਤ, 
ਸੀ ਗੁਰੁ ਤੈ ਨਰ ਨਾਰਿ ਕਰੋਰੈਂ। 
ਆਇਸ ਆਸਿਖ' ਲੈ ਗੁਰੁ ਤੈ ਫਿਰ, 
ਜਾਵਨ ਧਾਮਨ ਆਪਨ ਓਰੈਂ ॥੯॥ 
ਯੌਂ ਗੁਰੁ ਕੇ ਢਿਗ ਭੀਰ ਰਹੇ, 

ਨਿਤ ਹੀ ਪੁਤਿ ਸੰਗਤਿ ਕੇਰ ਮਹਾਨੇ। 
ਫੇਰ ਸੁਨੋ ਇਕ ਗਾਥ ਭਈ ਜਿਮ, 
ਜੱਟਨ ਆਇ ਕਹੀ ਤਿਸ ਥਾਨੇ। 
ਬੋਲਤ ਜਾਟ ਬਿਚਾਰ ਬਿਨਾ, 


ਯਹਿ ਠੀਕ ਅਹੇ ਮਸਲਾ ਜਗ ਜਾਨੇ। 


ਜਾਟਨ ਕੇ ਮੁਖ ਫਾਟਨ ਕੀਨ, 


ਕੁਠਾਰ ਕੇ ਸੰਗ ਸੁਨਯੋ ਬਿਧਨਾ ਨੇ' ॥੧੦॥ 


ਸੋ ਸੁਨ ਲੇਹੁ ਅਬੈ, ਮਲਵੱਈਅਨ 


'ਘਿਉ। “ਬਸਤ੍। 

ਸੁੰਦਰ ਘੋੜੇ ਤੇ ਘੋੜੀਆਂ। 
'ਲਵੇਰੀਆਂ ਗਊਆਂ ਤੇ ਚੰਗੀਆਂ ਮੱਝਾਂ। 
'ਰੁਪਏ। “ਮੁਹਰਾਂ। 

'ਰੂੰ ਦੇ ਬਸਤ੍ਰ। “ਰੇਸ਼ਮ ਦੇ ਬਸਤ੍ਰ। 
'ਪੱਸ਼ਮ ਦੇ ਬਸਤ੍ਰ ਤੇ ਵੱਡੇ ਕੰਬਲ। 


ਘਰਾਂ ਤੋਂ ਚਾਵਾਂ ਨਾਲ ਭੇਟਾ ਲੈ ਕੇ ਆਉਂਦੇ ਹਨ ਤੇ ਚਰਨਾਂ 
(ਧੋਰਾ) ਪਾਸ ਦੇਂਦੇ ਹਨ। 


'ਸਵੇਰੇ ਸ਼ਾਮ ਨੂੰ ਆ ਕੇ ਗੁਰਾਂ ਦੇ ਦਰਸ਼ਨ ਕਰਦੇ ਚਰਨ ਛੁੰਹਦੇ 
ਤੇ ਬਹੁਤ ਪ੍ਰਸੰਨ ਹੁੰਦੇ ਹਨ। 


ਆਗਿਆ ਤੇ ਅਸੀਸ। 


'ਅਖਾਣ। 


'ਸੁਣਿਆ ਹੈ ਕਿ ਬ੍ਰਹਮਾ ਨੇ ਜੱਟਾਂ ਦੇ ਮੂੰਹ ਕੁਹਾੜੇ ਨਾਲ ਪਾੜੇ 
ਸਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1773 


ਜਜੋਂ ਗੁਰੁ ਕੇ ਢਿਗ ਬੈਨ ਉਚਾਰੇ। 

ਹੇ ਗੁਰੁ ਜੀ ਤੁਮ ਪੀਰ ਕਹਾਵਤ, 

ਯਾਂ ਜਗ ਮੈਂ ਸ਼ਕਤੀ ਬਹੁ ਵਾਰੇ। 

ਸੋ ਹਮ ਕੋ ਦਿਖਰਾਇ ਦਿਜੈ, 

ਸ਼ਕਤੀ ਅਪਨੀ ਇਕ ਲਾਇ ਅਪਾਰੇ'। 


ਦੇਉ ਬਠਿੰਡੇ ਵਿਖੇ ਰਹਿ ਹੈ ਇਕ 
ਕਾਣਾ, ਤਿਸੀ ਸੰਗ ਭੂਤ ਅਪਾਰੇ ॥੧੧॥ 
ਜੋ ਹਮ ਅੰਨ ਕਮਾਵਤ ਹੈਂ, 

ਵਹਿ ਖਾਵਤ ਹੈਂ ਨਹਿ ਬਰਕਤ ਛਾਡੇ'। 
ਯਾ ਹਿਤ ਮਾਲਵ ਦੇਸ ਵਿਖੇ, 
ਦੁਰਭਿੱਖ' ਰਹੈ ਪਰਿਓ ਨਿਤ ਠਾਢੇ। 
ਲੇਸ ਨ ਪੇਸ਼ ਚਲੈ ਹਮਰੀ, 

ਵਹਿ ਦੇਸਹਿਂ ਦੇਤ ਕਲੇਸ ਸੁ ਗਾਢੇ। 
ਤਾਂਹਿ ਨਿਕਾਰ ਦਿਜੈ ਸੁਖ ਸਾਰ', 
ਬਨੈਂ ਤਬਿ ਹੀ ਹਮ ਸਿੱਖ ਤੁਹਾਡੇ ॥ ੧੨॥ 
ਯੋ ਮਲਵੱਯਨ ਕੇ ਬਹੁ ਬੈਨ, 

ਸੁਨੇ ਨਿਸਪਾਪ', ਗੁਰੂ ਮੁਸਕਾਏ। 
ਡੱਲੇ ਕੋ ਸੰਗ ਲਯੋ ਤਬਿ ਹੀ ਗੁਰੁ, 
ਜ਼ਹਿਰ ਬਠਿੰਡੇ ਵਿਖੇ ਚਲਿ ਆਏ। 
ਦੇਉ ਹਕਾਰ ਲਯੋ' ਅਪਨੇ ਢਿਗ, 

ਤਾਂ ਪ੍ਰਤਿ ਯੌਂ ਗੁਰੁ ਬੈਨ ਅਲਾਏ। 

ਹੋਂ ਸੁਨ ਦੇਉ ਇਹਾਂ ਬਸਬੋ ਤਜਿ, 

ਤੂੰ ਬਸ ਔਰ ਕਿਤੈ ਅਬਿ ਜਾਏ ॥ ੧੩॥ 
ਯੌ ਸੁਨ ਦੇਵ ਕਹਯੋ ਕਰ ਜੋਰਿ, 

ਸੁਨੋ ਧਰਮਾ ਅਵਤਾਰ ਕਹਾਨੀ। 

ਪੂਰਬ ਪਾਪਨ ਕੇ ਬਲ ਤੈ, 

ਹਮ ਕੋ ਯਹਿ ਦੇਹ ਮਿਲੀ ਦੁਖ ਖਾਨੀ। 
ਬੀਤ ਗਏ ਬਹੁ ਸਾਲ ਇਹਾਂ, 

ਹਮ ਕੌ ਬਸਤੇ ਸੁਖ ਸੰਗ ਮਹਾਨੀ। 


!'ਆਪਣੀ ਇੱਕ !ਅਪਾਰੇ) ਅਥਾਹ ਸ਼ਕਤੀ ਲਾ ਕੇ ਦਿਖਾ 
ਦਿਉ। 





1774 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੈ ਪਰਵਾਰ ਹਮਾਰ ਅਪਾਰ ਇਹਾਂ, 

ਅਬਿ ਲੈ ਕਰਿ ਜਾਉ ਕਿਦਾਨੀ' ॥੧੪॥ 'ਕਿਵੇਂ। (ਅ) ਕਿੱਥੇ। 
ਆਪ ਸਭੀ ਜਨ ਕੇ ਹਿਤਕਾਰਿ', 'ਭੁਲਾ ਚਾਹੁਣ ਵਾਲੇ। 
ਭਏ ਧਰ ਪੈ ਧਰਮਾ ਅਵਤਾਰੀ। 

ਨਾਹਕ ਕਜੋਂ ਹਮ ਕੋ ਦੁਖ ਦੇਵਤ, 

ਕਯਾ ਹਮ ਨੈ ਤੁਵ ਬਾਤ ਬਿਗਾਰੀ। 

ਯੌਂ ਜਬਿ ਦੀਨ ਹ੍ਹੋ ਦੈਂਤ ਕਹਸੋ, 

ਸੁਨ ਕੈ ਉਰ ਮੈਂ ਕਰੁਨਾ ਗੁਰੁ ਧਾਰੀ। 

ਦੇਵਹਿਂ ਨੌਰ ਤੁਝੈ ਬਸਬੇ ਹਿਤ, 

ਯਾਹਿ ਤੈ ਨੀਕ ਸੁਨੋ ਨਿਸਚਾਰੀ' ॥ ੧੫॥ 'ਹੇਰਾਤ ਨੂੰ ਵਿਚਰਨ ਵਾਲੇ (ਦੇਉ)। 
ਜਾਇ ਸਜ੍ਹੰਦ ਵਿਖੈ ਬਸ ਤੂੰ ਅਬਿ, 

ਲੈ ਨਿਜ ਸੰਗ ਸਭਿ ਪਰਵਾਰੀ। 

ਦੇਸ ਸਰ੍ਹੰਦ ਵਿਸ਼ੇਸ਼ ਜਿਤੋ ਵਹਿ, 

ਸੋ ਸਭਿ ਕੀਨ ਜਗੀਰ ਤੁਮਾਰੀ। 

ਕੋਈ ਨ ਤੋਹਿ ਨਿਕਾਰ ਸਕੈ ਤਹਿ 

ਤੈ, ਯਹਿ ਆਇਸ' ਮਾਨ ਹਮਾਰੀ। 

ਮੋਦ ਭਯੋਂ ਸੁਨ ਕੈ ਵਹਿ ਦੇਉ, 

ਚਲਯੋ ਤਹਿ ਕੋ ਤਬਿ ਹੀ ਕਰਿ ਤਯਾਰੀ ॥੧੬॥ 

ਚਾਲਤ ਹੀ ਸਭਿ ਲੋਗਨ ਕੌ, 

ਤਿਸ ਦੇਉ ਮਹਾਂ ਭੁਵਚਾਲ' ਜਨਾਯੋ। 

ਤੋਰ ਦਏ ਤਰੁ ਤੁੰਗ' ਘਨੇ, 

ਧਰ ਧੂਰਿ ਉਡਾਇ ਤੁਫਾਨ ਚਲਾਯੋ। 

ਜਾਇ ਮਲੇਰ ਗਰਾਮ, ਕਰਯੋ 

ਬਿਸਾਮ ਤਿਸੈ, ਦਿਨ ਏਕ ਸੁਹਾਯੋ'। 

ਬਰ ਪਾਇ ਬਸੈ ਅਬਿ ਲੌ ਤਿਸ ਠਾਯੋ ॥੧੭॥ 

ਦੋਹਰਾ: 

ਜਬਿ ਤੈ ਕਾਣੇ ਦੇਉ ਕੋ, 

ਯੌ ਗੁਰੁ ਦਯੋ ਨਿਕਾਰ। 

ਦੇਸ ਮਾਲਵਾ ਤਬੀ ਤੈ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1775 


ਭਯੋ ਅਵਾਦ ਅਪਾਰ ॥ ੧੮॥ 

ਦਯਾ ਛੰਦ: 

ਤਰਫ ਦਮਦਮੇ ਆਏ। 

ਖੋਹੀ' ਘਾਸ ਉਲੇਹਾ? ਮਗ ਮੈਂ, 'ਕਾਹੀ। “ਇਕ ਤਰ੍ਹਾਂ ਦਾ ਜੰਗਲੀ ਘਾਹ, ਜਿਸ ਦੇ ਬੀਜ ਉੱਪਰ 
ਤਿੱਖੇ ਕੰਡੇ ਹੁੰਦੇ ਹਨ, ਜੋ ਛੁਹਣ ਨਾਲ ਚਿੰਬੜ ਜਾਂਦੇ ਹਨ। 

ਪੇਖਯੋ ਗੁਰੁ ਮਹਾਂਏ। 


ਡੱਲੇਰਾਇ ਪਰਤੀ ਤਬਿ ਸਤਿਗੁਰੁ, 
ਯਾ ਬਿਧਿ ਬਚਨ ਅਲਾਏ। 

ਸੁਣ ਹੋ ਡੱਲੇ ਧਾਨ' ਕਣਕ ਯਹਿ, 
ਪੇਖਿ ਖੜ੍ਹੇ ਸਮੁਦਾਏ ॥ ੧੯॥ 
ਡੱਲੇ ਕਹਯੋ ਨਹੀਂ ਗੁਰੁ ਚਾਵਰ, 
ਕਣਕ ਆਪ ਜੋ ਭਾਨੇ'। 

ਯਹਿ ਤੌ ਘਾਸ ਉਲੇਹਾ ਖੋਹੀ, 
ਛੁੱਦਰ' ਖੜ੍ਹੋ ਮਹਾਨੇ। 

ਫਿਰ ਗੁਰੁ ਜੰਡ ਕਰੀਰ ਪੇਖਿ ਬਣ', 
ਯਾ ਬਿਧਿ ਬਚਨ ਉਚਾਰੇ। 

ਹੋ ਡੱਲੇ ਯਹਿ ਅੰਬ ਤੂਤ ਪਿਖ, 
ਆੜੂ ਖੜ੍ਹੇ ਅਪਾਰੇ ॥੨੦॥ 

ਅੰਬ ਅਨਾਰ ਮਹਾਨੇ। 

ਯਹਿ ਤੋ ਜੰਡ ਕਰੀਰ ਬ੍ਰਿੱਛ ਬਣ, 
ਬੇਰੀ ਝਾੜ ਕਿਤਾਨੇ'। 

ਤੀਨ ਬਾਰ ਗੁਰੁ ਯਹਿ ਬਰ ਦੀਨੋ, 
ਡੱਲੇ ਏਕ ਨ ਮਾਨਯੋ। 

ਫਿਰ ਸਤਿਗੁਰੁ ਨੈ ਕੋਪ ਹੋਇ ਕਰਿ, 
ਯਾ ਬਿਧਿ ਬਚਨ ਬਖਾਨਯੋ ॥੨੧॥ 
ਅਹੋ ਬਾਇ ਮਾਰੇ' ਸੁਣ ਡੱਲੇ, 

ਤੈਂ ਮਮ ਬਚਨ ਨ ਮਾਨੇ। 

ਮੈਂ ਤੁਝ ਕੋ ਬਰ ਦਏ ਸਾਚ ਹੀ, 





1776 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੈਂ ਸਭਿ ਕੂਰ ਪਛਾਨੇ। 

ਹਮ ਤੋ ਸਭਿ ਸਰ੍ਹੰਦ ਕੀ ਧਰਤੀ, 
ਅੰਬ ਅਨਾਰਨ ਵਾਰੀ। 

ਸੋ ਲਗਾਵਣੀ ਇਹਾਂ ਮਥੀ ਥੀ, 
ਤੈਂ ਨ ਆਦਰੀ ਚਾਰੀ' ॥੨੨॥ 
ਅਬਿ ਚਿਰਕਾਲ ਪਾਇ ਕਰਿ ਹੂ ਹੈ, 
ਈਹਾਂ ਧਰਤੀ ਸੋਈ। 

ਦੇਸ ਮਾਲਵੇ ਚਾਵਰ ਕਣਕਾਂ, 

ਅੰਬ ਹੋਇ ਹੈਂ ਜੋਈ'। 'ਜਿਹੜੇ (ਸਰ੍ੂੰਦ ਵਿੱਚ ਹੁੰਦੇ ਹਨ)। 
ਯੌ ਬਰ ਬਚਨ ਗਾਇ ਕਰਿ ਸਤਿਗੁਰੁ, 
ਔਰ ਖਯਾਲ ਫਿਰ ਲਾਗੇ। 

ਸਿੱਖ ਮਾਲਵੇ ਕੇ ਨਿਤ ਗੁਰੁ ਕੋ, 
ਸੇਵਤ ਅਧਿਕ ਸਭਾਗੇ ॥ ੨੩ ॥ 
ਸਾਬੋ ਕੀ ਤਲਵੰਡੀ ਤੈ, 

ਇਕ ਕੋਸਕ ਭਰ ਪਰ ਬਾਹਰ। 
ਰਚਯੋ ਮੁਕਾਨ ਬਿਸਦ ਵਰ ਚਾਰੂ', 
ਰਹੈਂ ਗੁਰੂ ਤਹਿ ਜ਼ਾਹਰ। 
ਸਾਏਬਾਨ' ਕਨਾਤਾਂ ਖੇਮੇ?, 

ਤਹਿੰ ਠਾਂ ਲਗੇ ਅਪਾਰੇ। 

ਲਾਵਤ ਤਹਾਂ ਦਿਵਾਨ ਗੁਰੂ ਨਿਤ, 
ਬੈਠਤ ਸਭਾ ਮਝਾਰੇ ॥ ੨੪ ॥ 
ਤਹਾਂ ਜੰਗ ਕਾ ਕਮਰ ਕਸਾ ਗੁਰੁ 
ਖੋਲਯੋ, ਦਮ ਬਹੁ ਲੀਓ। 

ਯਾਹੀ ਤੈ ਵਹਿ ਨਾਮ ਜਗ੍ਹਾ ਕਾ, 
ਬਿਦਤ ਦਮਦਮਾ ਥੀਓ। 

ਦੇਸ ਬਿਦੇਸਨ ਮਾਂਹਿ ਗੁਰੂ ਕੀ, 
ਖਬਰ ਭਈ ਸਭਿ ਨੌਰੈਂ। 

ਭੇਟ ਚਢਾਵਤ ਗੌਰੈਂ ॥੨੫॥ 


<< 


ਦਹਰਾ . 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1777 


ਇਕ ਦਿਨ ਬੈਠੇ ਸਤਿਗੁਰੂ, 

ਕਾਨੇ ਘੜਿ ਘੜਿ ਨੀਕ। 
ਡਾਲਹਿਂ ਬੀਚ ਤਲਾਵ ਕੇ, 

ਧਰਿ ਅਨੰਦ ਉਰਿ ਠੀਕ ॥ ੨੬॥ 
ਚੌਪਈ: 

ਡੱਲੇ ਅਰਜ਼ ਕਰੀ ਪਿਖ ਯੋਹੈਂ। 
ਕਲਮਾਂ ਡਾਰਨ ਕਾਰਨ ਕੋ ਹੈ। 

ਬਚਨ ਕਰਜੋ ਡੱਲੇਂ ਪੁਤਿ ਤੈਹੈ'। 
ਇਹਾਂ ਗੁਰੂ ਕੀ ਕਾਂਸ਼ੀ ਥੈਹੈ' । ੨੭॥ 
ਨੌਮ ਗੁਰੂ ਜੋ ਬਰ ਦੈ ਗਏ। 

ਬੈਲਨ ਸਮ ਜਨ ਇਹਾਂ ਪਢਏ”। 
ਹਾਥ ਜੋਰਿ ਸੰਗਤ ਫਿਰ ਕਹਾ। 
ਪਾਂਚ ਚਿਹਨ' ਕਾਂਸ਼ੀ ਮੈਂ ਤਹਾਂ ॥੨੮॥ 
ਅੰਨ ਪੂਰਣਾ', ਨਾਥ ਬਿਸ਼ੇਸ਼ੂਰ”। 


ਮਨੀ ਕਰਨਕਾ', ਸੁਰਸੁਰਿ ਏਸ਼ਹਰ”। 


ਕੋਵਿਦ ਸੰਨਯਾਸੀ ਹੈਂ' ਵਹਾਂ। 


ਮੁਕਤਿ ਦਾਇ ਪਾਵਨ ਪੁਰਿ ਮਹਾਂ ॥੨੯॥ 


ਯਹਿ ਸੁਨਿ ਸਤਿਗੁਰੁ ਬਚਨ ਵਖਾਨੋ। 
ਬਿਸ਼ਵ ਨਾਥ ਦਰਵਾਰ ਪਛਾਨੋ'। 


ਮਨੀ-ਕਰਨਕਾ ਗੁਰੁ ਸਰ ਥੈਹੈ'। 


ਨਾਮ ਧਾਰ, ਸਮ ਗੰਗ ਵਗੈ ਹੈ' ॥੨੦॥ 


ਅੰਨ ਪੂਰਣਾ ਦੇਗ ਗੁਰੂ ਕੀ'। 
ਕੋਵਿਦ ਥੌਹੈਂ ਸਿੰਘ ਸੁਰੂ ਕੀ'। 


'ਉਸ ਥਾਂ। (ਅ) ਤਦੋਂ। 
'ਹੋਵੇਗੀ। 


'ਪੜ੍ਹਨਗੇ। 


'ਨਿਸ਼ਾਨੀਆਂ। 

'ਹਿੰਦੂ ਮਤ ਦੀ ਮੰਨੀ ਇਕ ਦੇਵੀ ਜੋ ਅੰਨ ਨਾਲ ਸੇਵਕਾਂ ਦੇ ਘਰ 
ਭਰਦੀ ਹੈ, ਇਸ ਦਾ ਪ੍ਰਸਿੱਧ ਮੰਦਰ ਕਾਂਸ਼ੀ ਵਿੱਚ ਹੈ। 
:ਵਿਸ਼੍ਹੇਸ਼ਰ ਨਾਥ ਦਾ ਪ੍ਰਸਿੱਧ ਮੰਦਰ ਜਿਸ ਨੂੰ ਔਰੰਗਜ਼ੇਬ ਨੇ 
ਤੋੜ ਕੇ ਮਸੀਤ ਬਣਵਾਈ ਸੀ ਜੋ ਹੁਣ ਤੱਕ ਹੈ। 

'ਵਿਸ਼ਨੂੰ ਦੀ ਤਪੱਸਿਆ ਤੋਂ ਅਸਚਰਜ ਹੋ ਕੇ ਸ਼ਿਵ ਨੇ ਕਈ 
ਵਾਰ ਸਿਰ ਹਿਲਾਇਆ ਜਿਸ ਕਰ ਕੇ ਉਸ ਦੇ ਕੰਨ ਦਾ ਜੜਾਊ 
ਕੁੰਡਲ ਡਿੱਗ ਪਿਆ। ਜਿਸ ਥਾਂ ਡਿੱਗਾ ਉਸ ਥਾਂ ਦਾ ਨਾਮ ਮਣੀ 
ਕਰਣਿਕਾ ਤੀਰਥ ਪ੍ਰਸਿੱਧ ਹੈ। “(ਏਸ਼ੂਰ] ਸ਼ਿਵ (ਦੀਆਂ ਜਟਾਂ 
'ਚੋਂ ਨਿਕਲੀ) (ਸੁਰਸੁਰਿ) ਗੰਗਾ। 

'ਵਿਦਵਾਨ ਤੇ ਸੰਨਿਆਸੀ। 


'ਦਰਬਾਰ ਸਾਹਿਬ (ਗੁਰਦੁਆਰੇ) ਨੂੰ ਵਿਸ਼ਵ ਨਾਥ ਦਾ ਮੰਦਰ 
ਜਾਣੋ। 

'ਮਣਿ ਕਰਣਿਕਾ ਤੀਰਥ ਵਾਂਗ ਗੁਰਾਂ ਦਾ ਸਰੋਵਰ ਹੋਵੇਗਾ (ਜੋ 
ਹੁਣ ਬਣਿਆ ਹੋਇਆ ਹੈ)। 

'ਗੰਗਾ ਵਾਂਗ ਨਾਮ ਦੀ ਧਾਰਾ ਵਗੇਗੀ। 

'ਅੰਨ ਪੂਰਨਾ ਦੇਵੀ ਦੇ ਮੰਦਰ ਵਾਂਗ ਗੁਰਾਂ ਦਾ ਲੈਗਰ ਚੱਲੇਗਾ। 
ਸ਼ੁਰੂ ਤੋਂ ਸਿੰਘ ਹੀ ਵਿਦਵਾਨ ਹੋਣਗੇ। 





1778 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਪੀ ਜਪੀ ਤਯਾਗੀ ਸਿੱਖ ਜੇਈ। 

ਥੈ ਹੈਂ ਇਹਾਂ ਸੰਨਜਾਸੀ ਤੇਈ' ॥੩੧॥ 'ਉਹ। 

ਮੁਕਤੀ ਪੈ ਹੈਂ, ਭੁਗਤਿ ਨ ਮਿਲ ਹੈ'। ਪਦਾਰਥਾਂ 'ਚ ਨਹੀਂ ਮਿਲਣਗੇ ਭਾਵ ਖੱਚਤ ਨਹੀਂ ਹੋਣਗੇ। 
ਭੋਜਨ ਨਹਿ ਅਘਾਇ ਸਦ ਗਿਲ ਹੈਂ”। 'ਹਮੇਸ਼ਾਂ ਭੋਜਨ ਬਹੁਤਾਰੱਜ ਕੇ ਨਹੀਂ ਖਾਣਗੇ। 

ਗੁਰੁ ਕੀ ਕਾਂਸ਼ੀ ਇਹੈ ਉਦਾਰੀ। 

ਨਿਰਗੁਨ ਤੀਰਥ' ਹੇ ਇਹੁ ਭਾਰੀ ॥ ੩੨ ॥ 'ਨਿਰਗੁਣ ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲਾ ਤੀਰਥ 


ਹੋਵੇਗਾ। 
ਇਤਯਾਦਿਕ ਬਰ ਦੈ ਗੁਰੁ ਭਾਰੇ। 
ਲਗੇ ਖਜਾਲ ਪੁਨ ਔਰ ਉਦਾਰੇ। 
ਮੇਲਾ ਬੈਸਾਖੀ ਕਾ ਲਾਯੋ। 
ਟਿੱਬੀ ਕਰਯੋ ਮਹੱਲਾ ਭਾਯੋ' ॥ ੩੨ ॥ 'ਟਿੱਬੀ ਸਾਹਿਬ ਮਨ ਭਾਉਂਦਾ (ਮਹੱਲਾ) ਜਲੂਸ ਕੱਢਿਆ। 
ਬੈਠ ਤਹਾਂ ਸੰਗਤ ਕੋ ਦਰਸ਼ਨ। 
ਦੀਨੋ, ਕੀਨੋ ਉੱਤਰ ਪਰਸ਼ਨ। 
ਕਰਯੋ ਨਿਹਾਲ ਸੰਗਤਾਂ ਤਾਂਈਂ। 
ਫੇਰ ਦਮਦਮੇ ਅਏ ਗੁਸਾਂਈਂ ॥੩੪॥ 
ਦੋਹਰਾ: 
ਗੁਰੂ ਮਾਲਵੇ ਮੈਂ ਬਿਰੇ, 
ਸਾਰ ਪਾਇ ਇਹ ਸਾਰ'। 
ਮਹਿਲ ਗੁਰੂ ਕੇ ਸਹਿਲ ਹੀ', 
ਮਿਲੇ ਆਇ ਮੁਦ ਧਾਰਿ ॥੨੫॥ 
ਦਯਾ ਛੰਦ: 
ਮਾਤ ਸੁੰਦੀ ਸਾਹਿਬ ਦੇਵੀ, 
ਮਹਿਲ ਗੁਰੂ ਕੇ ਦੋਊ। 
ਦਿੱਲੀ ਕੀ ਸੰਗਤ ਲੈ ਤਬਿ ਹੀ, 
ਆਏ ਗੁਰੁ ਢਿਗ ਸੋਊ। 
ਦਰਸਯੋ ਆਇ ਜਗਤ ਗੁਰੁ ਨਿਜ ਪਤਿ, 
ਰਹੀਂ ਚਰਨ ਲਪਟਾਈ। 
ਨਿਜ ਪੁੱਤ੍ਰਨ ਕੀ ਔਰ ਸਾਸ ਕੀ, 
ਸਾਰ' ਸਭੀ ਜਬਿ ਪਾਈ ॥੩੬॥ 
ਲਗੀਂ ਅਧਿਕ ਬਿਰਲਾਪ ਕਰਨ ਤਬਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1779 


ਕਰੁਨਾ ਰਸ ਬਹੁ ਛਾਯੋ। 

ਸਾਸੁ ਸੁਤਨ ਕੋ ਯਾਦ ਕਰੇ ਕਰਿ, 
ਨੈਨਨਿ ਨੀਰ ਬਹਾਯੋ। 

ਜੇਤਿਕ ਸਿੱਖ ਤਬੈ ਥੇ ਗੁਰੁ ਢਿਗ, 
ਸੰਗਤ ਸਭਿ ਨਰ ਨਾਰੀ। 

ਸੁਨ ਕਰਿ ਰੁਦਨ' ਮਾਤ ਕਾ ਸਭਿ ਹੀ, 
ਬਿਹਬਲ ਭਏ ਅਪਾਰੀ ॥ ੩੭ ॥ 

ਹੇ ਅਜੀਤ ਸਿੰਘ ਜੋਰਾਵਰ ਹਰਿ”, 


ਹੇ ਜੁਝਾਰ ਮ੍ਰਿਗੇਸੂ। 

ਹੇ ਸੁਤ ਫਤੇ ਸਿੰਘ ਕਯਾ ਤੁਮਾਰਾ, 
ਹਮ ਕੋ ਮਿਲ੍ਯੋ ਸੰਦੇਸੂ'। 

ਹੇ ਮਾਤਾ ਗੁਜਰੀ, ਕਯਾ ਗੁਜਰੀ', 
ਤੁਮ ਸੋਂ ਬਾਤ ਕਹਿਰ ਕੀ। 
ਸ਼ੀਰ-ਖੋਰ ਮ੍ਰਿਦ ਗਾਤ ਸੁਤਨ ਸੌਂ, 


ਤੁਰਕਨ ਕੀਨ ਕਹਿਰ ਕੀ' ॥ ੩੮ ॥ 


ਹੇ ਸਾਸੂ ਤੂੰ ਪਹੁੰਚੀ ਗੁਰੁ ਪੁਰਿ, 

ਲੈ ਸੰਗੇ ਨਿਜ ਨਾਤੀ'। 

ਹਮ ਕੋ ਕਾਹਿ ਤਜਜਯੋ ਤੁਮ ਈਹਾਂ, 

ਪਰੀ ਦੁਖੀ ਬਿਲਲਾਂਤੀ। 

ਯਾ ਬਿਧਿ ਗੁਰੁ ਘਰਨੀ' ਘਿਰਨਾ? ਕਰਿ, 
ਕਰਤ ਕੀਰਨੇ ਭਾਰੀ। 

ਚਹੁ ਦਿਸ ਕਰੁਨਾਰਸ ਅਤਿ ਛਾਯੋ, 
ਰੁਦਨ ਕਰਤ ਨਰ ਨਾਰੀ" ॥ ੩੯ ॥ 


ਕਰ ਪੰਕਜ ਪਰ ਧਰਿ ਵਰ ਮੁਖ ਸਸਿ, 
ਸੋਚਤ ਸੋਚ ਬਿਮੋਚਨ'। 


ਸਤਿਗੁਰੁ ਨਰ ਲੀਲਾ ਕੇ ਕਾਰਨ, 


'ਰੋਣਾ। 


“ਸਾਹਿਬਜ਼ਾਦਿਆਂ ਦੇ ਨਾਵਾਂ ਦੀ ਤਰਤੀਬ ਵਿੱਚ ਜੁਝਾਰ ਸਿੰਘ 
ਆਉਂਦੇ ਹਨ। 


'ਸੁਨੇਹਾ। 


'ਬੀਤੀ। 
'ਦੁੱਧ ਪੀਂਦੇ, ਕੋਮਲ ਸ਼ਰੀਰਾਂ ਵਾਲੇ ਪੁੱਤਰਾਂ ਨਾਲ ਤੁਰਕਾਂ ਨੇ ਕੀ 
ਜ਼ੁਲਮ (ਦੀ ਗੱਲ) ਕੀਤੀ। 


'ਪੋਤੇ। 


ਦੇਖੋ ਬਿਸ੍ਰਾਮ ੨੮ ਦੇ ਅੰਕ ਨੰ: ੮੭ ਦੇ “ ਨਿਸ਼ਾਨ ਹੇਠਲੀ 
ਪੈਰ ਟੂਕ। 


'ਸੋਚਾਂ ਨੂੰ ਕੱਟਣ ਵਾਲੇ (ਸਤਿਗੁਰੂ ਕਲਗੀਧਰ ਜੀ ਆਪਣੇ) 
ਕੰਵਲ ਵਰਗੇ ਹੱਥ ਉੱਤੇ ਚੰਦੂਮਾ ਵਰਗਾ ਸੇਸ਼ਟ ਮੁੱਖ ਰਖ ਕੇ 
ਸੋਚਦੇ ਹਨ। 





1780 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲੋਚਨ ਤੈ ਜਲ ਮੋਚਨ'। 

ਤਬਿ ਸਿੱਖਨ ਕਰ ਜੋਰਿ ਉਚਾਰਜੋ, 
ਹੇ ਸਤਿਗੁਰੁ ਵਰ ਗਯਾਨੀ। 

ਹਮ ਕੋ ਨਿੱਤ ਆਪ ਉਪਦੇਸ਼ਤ, 
ਸਭਿ ਜਗ ਸੂਪਨ ਸਮਾਨੀ ॥ ੪੦॥ 
ਤਾਂ ਤੇ ਆਪ ਕਾਂਹਿ ਹਿਤ' ਡਾਰਤ, 
ਅਬਿ ਨੈਨਨ ਤੈ ਪਾਨੀ। 

ਯੌਂ ਸੁਨਿ ਸਿੱਖਨ ਕੀ ਗੁਰੂ ਬਾਨੀ, 
ਯੌਂ ਫਿਰ ਆਪ ਬਖਾਨੀ। 

ਏਕ ਬੇਲ ਤੈ ਦਲ' ਤੁੜਵਾ ਕਰਿ, 
ਕਹਸੋ ਗੁਰੂ ਯਹਿ ਪੇਖੋ। 

ਜਬਿ ਜੜ੍ਹ ਤੈ ਜਲ ਟਪਕ ਪਰਜੋ', 
ਤਬਿ ਚੇਤਨ ਕਾ ਕਯਾ ਲੇਖੋ ॥੪੧॥ 
ਪੁਨ ਗੁਰੁ ਸਭ ਕੋ ਧੀਰਜ ਦੀਨਾ, 
ਕਰੁਨਾਰਸ ਹਟਵਾਯੋ। 

ਗਾਥਾ ਅਨਿਕ ਭਾਂਤਿ ਕੀ ਕਹਿ ਕਰਿ, 


ਪਾਹੁਲ ਖੰਡੇ ਕੇਰੀ ॥੪੨ ॥ 
ਭਾਈ ਭਗਤੂ ਕੇ ਤਬਿ ਨਾਤੀ', 
ਪ੍ਰਥਮੈਂ ਸਿੰਘ ਸਜਾਏ। 

ਫਤੇ ਸਿੰਘ ਬਿਦਤਾਏ। 

ਭਾਈ ਰੂਪੇ ਕੇ ਜੁਗ ਨਾਤੀ, 
ਧਰਮ ਪਰਮ ਸਿੰਘ ਜਾਨੋ। 
ਰਾਮਾ ਔਰ ਤਿਲੋਕਾ ਆਦਿਕ, 
ਏਹ ਫੂਲ ਕੇ ਮਾਨੋ ॥੪੨॥ 
ਪੁਨ ਡੱਲੇ ਕੋ ਸੁਧਾ' ਛਕਾਯੋ, 


'ਨੇਤ੍ਹਾਂ 'ਚੋਂ ਜਲ ਛਡਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੰਗ ਤਾਂਹਿ ਪਰਵਾਰੂ। 

ਸੋਢੀ ਕੋਠੇ ਵਾਰਨ ਕੋ ਫਿਰ, 

ਸਿੰਘ ਸਜਾਯੋ ਚਾਰੂ। 

ਔਰ ਹਜਾਰਹੁਂ ਸਿੱਖਨਿ ਕੋ ਗੁਰੁ, 

ਖੰਡੇ ਪਾਹੁਲ ਦੀਨੀ। 

ਤਿਸੀ ਨੌਰ ਕੀ ਔਰ ਤੌਰ' ਇਕ, 

ਕਥਾ ਸੁਨੋ ਅਬਿ ਝੀਨੀ' ॥੪੪॥ 

ਦੋਹਰਾ: 

ਆਨੰਦ ਪੁਰਿ ਮੈਂ ਏਕ ਬਿਰ, 

ਗੁਰੂ ਕਰਯੋ ਥਾ ਖਯਾਲ। 

ਪੰਚਮ ਗੁਰੁ ਕੇ ਹਾਥ ਕਾ, 

ਗੁੰਥ ਜੁ ਆਹਿ ਬਿਸਾਲ ॥ ੪੫॥ 

ਦਰਸ਼ਨ ਕਰੀਏ ਤਾਂਹਿ ਕਾ, 

ਆਨੰਦ ਪੁਰਿ ਮੰਗਵਾਇ। 

ਪੁਨ ਤਿਸ ਪਰ ਤੈ ਗੁੰਥ ਇਕ, 

ਰਾਖੈਂ ਔਰ ਲਿਖਾਇ ॥ ੪੬॥ 

ਯਹਿ ਵਿਚਾਰ ਕਰਿ ਗੁਰੂ ਨੈ, 

ਸਿੱਖ ਪਠੇ ਨਿਜ ਖਾਸ। 

ਜਬਿ ਵਹਿ ਪੁਰਿ ਕਰਤਾਰ ਮੈਂ, 

ਗਏ ਧੀਰ-ਮੱਲ ਪਾਸ ॥੪੭॥ 

ਅਰਜ ਕਰੀ ਬਹੁ ਲਰਜ਼ ਕਰਿ', 'ਕੰਬ ਕੇ। 
ਗਰਜ਼ ਮਰਜ਼ ਨਿਜ ਭਾਇ'। ।ਆਪਣੀ (ਮਰਜ) ਪਵਿੱਤਰ (ਗਰਜ਼) ਇੱਛਾ ਵਾਸਤੇ। 
ਧੀਰ ਮੱਲ ਅਲਗਰਜ ਹ੍ਹੈ', 'ਬੇਪ੍ਰਵਾਹ ਹੋ ਕੇ। 
ਬੋਲਯੋ ਤਰਜ ਦਬਾਇ' ॥੪੮॥ 'ਤਾੜ ਕੇ ਤੇ ਦਬਾ ਕੇ। 
ਚੌਪਈ: 

ਗੁਰੂ ਸਦੈ ਹੈਂ ਪੰਥ ਚਲੈ ਹੈਂ। 

ਗੁੰਥ ਆਪਨੇ ਕ੍ਯੋਂ ਨ ਰਚੈਹੈਂ ?। 

ਜਿਨ ਗੁਰੂਅਨ ਕਾ ਹੈ ਯਹਿ ਗੁੰਥ। 

ਵਹਿ ਤੋ ਛੋਰ ਦਯੋਂ ਇਨਿ ਪੰਥ ॥੪੯॥ 

ਨਯੋ ਪੰਥ ਜਯੋਂ ਲਯੋ ਚਲਾਏ। 


1781 





1782 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਯੋਂ ਗੰਥ ਤਯੋਂ ਲੈਂਹ ਬਨਾਏ। 

ਪਰ ਹਮ ਤਿਸ ਕੋ ਤਬਿ ਗੁਰੁ ਜਾਨੈ। 
ਪੰਚਮ ਗੁਰੁ ਸਮ ਬਾਨਿ ਬਖਾਨੈ' ॥ ੫੦ ॥ 
ਆਦਿ ਗ੍ਰੰਥ ਕੇ ਸਮ ਹੂੰ ਬਾਨੀ। 

ਨਾਹਿਂ ਬਿਲੱਖਨ' ਕਥੈਂ ਕਹਾਨੀ। 

ਧੀਰ ਮੱਲ ਇਤਯਾਦਿਕ ਬਾਤੈਂ। 
ਮਤਸਰ' ਧਰਿ ਜੋ ਕਹੀ ਬਖਯਾਤੈਂ ॥੫੧॥ 
ਗੁੰਥ ਨ ਦਯੋ ਸਿੱਖ ਹਟ ਆਏ। 

ਗੁਰੁ ਢਿਗ ਸਭਿ ਬ੍ਰਿਤੰਤ ਸੁਨਾਏ। 

ਸੁਨ ਕਰਿ ਗੁਰੁ ਵਹਿ ਉਰਿ ਧਰਿ ਰਾਖੀ। 
ਧੀਰ ਮੱਲ ਜੋ ਬਾਨੀ ਭਾਖੀ ॥੫੨॥ 
ਨਹਿਂ ਅਵਕਾਸ਼' ਰਚਾਨੇ ਕੇਰਾ। 

ਮਿਲਿਓ ਥਾ, ਬਹੁ ਬਢਜੋ ਬਖੇਰਾ। 

ਅਬਿ ਅਵਕਾਸ਼ ਪਾਇ ਗੁਰੁ ਗਯਾਨੀ। 
ਗੁੰਥ ਰਚਨ ਕੀ ਤਯਾਰੀ ਠਾਨੀ ॥ ੫੨ ॥ 
ਜੋ ਜੰਗਲ ਮੰਗਲ ਪਰ ਦਾਈ'। 

ਅਬਿ ਦਰਵਾਰ ਉਦਾਰ ਜਹਾਂ-ਈ। 

ਤੰਬੂ ਤਹਾਂ ਕਨਾਤ ਲਗਾਈ। 

ਭੀਤਰ ਬੈਠੇ ਆਪ ਗੁਸਾਂਈਂ ॥੫੪॥ 
ਮਨੀ ਸਿੰਘ ਕੋ ਲਿਖਨ ਬਿਠਾਯੋ। 

ਨਿਤ ਦੁਇ ਪਹਿਰ ਸੰਕੇਤ' ਠਰਾਯੋ। 'ਨੇਮ। 
ਬਾਨੀ ਲਿਖੀ ਸਿੱਖ ਤਿਹ ਤੈਸੇ' ॥੫੫॥ 'ਤਿਸ ਸਿੱਖ (ਭਾਈ ਮਨੀ) ਨੇ ਉਵੇਂ ਲਿਖੀ। 


ਪੁਰਨ ਤੁਰਨ ਕਈ ਮਾਸ ਮੈਂ”। 'ਕਈ ਮਹੀਨਿਆਂ ਵਿੱਚ ਛੇਤੀ ਸੰਪੂਰਨ ਕੀਤਾ। 
ਆਦਿ ਗ੍ਰੰਥ ਕਿਯ ਤਯਾਰ ਤਾਸ ਮੈਂ!” ॥੫੬॥ ਉਸ (ਸਮੇਂ) ਵਿੱਚ। 


ਦੋਹਰਾ: 
ਬੀੜ ਆਦਿ ਗੁਰੁ ਗ੍ਰੰਥ ਕੀ, 
ਨਈ ਕਰੀ ਯੌ ਤਯਾਰ। 
ਯਾਂਹੀ ਤੇ ਕਹਿਲਾਤ ਵਹਿ, 
ਬੀੜ ਦਮਦਮੇ ਵਾਰ ॥੫੭॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1783 


ਆਦਿ ਗ੍ਰੰਥ ਕੀ ਬੀੜ ਯਹਿ, 
ਦਸਮ ਗੁਰੂ ਜੋ ਕੀਨ। 

ਪੰਚਮ ਗੁਰੁ ਕੇ ਕਥਨ ਤੇ, 
ਫਰਕ ਜਰਾਰਖ ਲੀਨ ॥ ੫੮ ॥ 
ਪਾਠ ਵਹੀ ਹੈ ਅਰਥ ਵਹਿ, 
ਪਰਤ ਨ ਭੇਦ ਪਛਾਨ। 
ਕਿਤਿਕ ਬਰਣ' ਕਾ ਫਰਕ ਹੈ”, 


ਜਾਨਤ ਸਿੱਖ ਮਹਾਂਨ ॥੫੯॥ 
ਇਸੀ ਗ੍ਰੰਥ ਪਰ ਤੈ ਪੁਨਾ, 
ਲਿਖੇ ਗਏ ਬਹੁ ਗੁੰਥ। 

ਪਰ ਦੋਨੋ ਕੋ ਏਕ ਸਮ, 
ਮਾਨਤ ਪੂਜਤ ਪੰਥ ॥੬੦॥ 
ਗੁੰਥ ਦਸਮ ਗੁਰੂ ਕੇਰ। 
ਮਾਚਯੋ ਜੰਗ ਬਧੇਰ ॥੬੧॥ 
ਮੌਜੇ ਕੁਤਬਾ ਬਾਮਣੀ 
ਨਿਕਟਿ', ਗੁੰਥ ਪੁਨ ਸੋਇ। 
ਭਯੋ ਲੋਪ ਨਹਿਂ ਕਿਨ ਲਖ੍ਯੋ, 
ਕਹਾਂ ਲੈ ਗਯੋ ਕੋਇ ॥੬੨॥ 
ਬਹੁ ਬ੍ਰਿਧਨ ਤੈ ਯੌਂ ਸੁਨਯੋ, 
ਲੂਟ ਲੈ ਗਯੋ ਸ਼ਾਹਿ। 

ਕਾਬਲ ਕੀ ਧੁਮ ਸਾਲ ਮੈਂ”, 


ਅਹੇ ਗੁੰਥ ਅਬਿ ਵਾਹਿ ॥੬੩॥ 
ਪਟਨੇ ਸਾਹਿਬ ਆਹਿ। 


'ਅੱਖਰ। “ਲਿਖਾਰੀਆਂ ਦੀਆਂ ਉਕਾਈਆਂ ਨਾਲ ਤਾਂ ਭਾਵੇਂ 
ਕੁਝ ਅੱਖਰਾਂ ਦਾ ਫ਼ਰਕ ਪੈ ਗਿਆ ਹੋਵੇ। ਉੱਵ ਵਾਸਤਵ ਵਿੱਚ 
ਕੋਈ ਫ਼ਰਕ ਨਹੀਂ ਹੈ। 


'ਕੂਤਬਾ ਬਾਮਣੀ (ਮੌਜ਼ੇ) ਪਿੰਡ ਕੋਲ। 


“ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਪੰਨਾ 
੧੩੦੭ ਤੇ “ ਨਿਸ਼ਾਨ ਦੀ ਪੈਰ ਟੂਕ 'ਚ ਲਿਖਿਆ ਹੈ ਕਿ 
'ਅਸੀਂ ਗੌਰਮਿੰਟ ਦੀ ਮਾਰਫ਼ਤ ਪਤਾ ਨਿਰਣਾ ਕਰ ਲੀਤਾ ਹੈ 
ਕਿ ਕਾਬਲ ਵਿੱਚ ਇਹ ਜਿਲਦ ਨਹੀਂ ਹੈ।' 





1784 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਠੈ ਨੌਰ ਹੀ ਪੂਜੀਅਤ, 
ਮਾਨਤ ਸਿੱਖ ਮਹਾਂਹਿਂ ॥੬੪॥ 
ਥਿਰਯੋ ਦਮਦਮੇ ਜਾਇ। 

ਆਦਿ ਗ੍ਰੰਥ ਤਿਨ ਔਰ ਇਕ, 
ਬੰਨੋਂ ਬੀੜ ਲਹਾਇ ॥੬੫॥ 
ਪੁਰਿ ਕਰਤਾਰ ਲਿਜਾਇ ਕੈ, 
ਸੋਧਯੋ ਭਲੇ ਬਨਾਇ। 

ਅਪਨੀ ਤਰਫੋਂ ਫਰਕ ਉਨ, 
ਰਹਿਨੇ ਦਯੋ ਨ ਕਾਇ ॥੬੬॥ 
ਤਿਸ ਪਰ ਤੈ ਫਿਰ ਚਾਰ ਉਨ, 
ਗੁੰਥ ਲਿਖਾਏ ਔਰ। 

ਇਕ ਹਜ਼ੂਰ ਸਾਹਿਬ ਪਠਜੋ, 
ਦੁਤੀਆ ਪਟਨੇ ਗੌਰ ॥੬੭॥ 
ਤੀਸਰ ਅੰਮ੍ਰਿਤਸਰ ਥਪਯੋ, 
ਹਰਿ ਮੰਦਰ ਮੈਂ ਚਾਹਿ। 
ਪਹਿਲੇ ਪੋਥੀ ਖੁਲਤ ਥੀ 

ਪੰਜ ਗੁੰਥਿ ਤਹਾਂਹਿਂ ॥੬੮॥ 
ਚਤੂਥ ਰਾਖਯੋ ਦਮਦਮੇ, 


੧ 


ਲਿਖੇ ਗਏ ਗ੍ਰੰਥ ਔਰ ॥ ੬੯॥ 

ਆਦਿ ਗ੍ਰੰਥਨ ਕੀ ਕਥਾ ਕਥੀ, 

ਸੁਨੀ ਹਮ ਜੈਸ। 

ਜਥਾ ਦਸਮ ਗੁਰੁ ਗ੍ਰੰਥ ਭਾ, 

ਤਥਾ ਸੁਨੋ ਅਬਿ ਤੈਸ ॥ ੭੦॥ 

ਚੌਪਈ: 

ਨਿਜ ਬਾਨੀ ਗੁਰੁ ਦਸਮ ਜੁਰਰੀ'। 'ਉਚਾਰੀ। 

ਸਰਸ ਸੁਜਾਤਿ ਸੁਬ੍ਰਿੱਤਨ ਜਰੀ'। 'ਕਾਵਿ ਦੇ ਨੌਂਰਸਾਂ ਸਹਿਤ ਅਤ (ਸੁਜਾਤਿ) ਚੰਗੀ ਕਿਸਮ ਦੇ 
ਸੁਬ੍ਰਿਤਨਿ ਚੰਗੇ ਛੰਦਾਂ ਨਾਲ ਜੜੀ ਹੋਈ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1785 


ਜਮਕ' ਦਮਕ” ਭੂਸ਼ਨ ਯੁਤ ਭੂਸ਼ਤ”। 


ਕਾਬਯ ਕੋਸ਼ ਅਨੁਸਾਰ ਅਦੂਸ਼ਤ' ॥ ੭੧॥ 
ਬਯੰਗ' ਲੱਛਨਾ? ਧੁਨੀ” ਅਪਾਰੇ। 


ਦਸਮ ਗੁਰੂ ਕੇ ਗ੍ਰੰਥ ਮਝਾਰੀ। 
ਵਹਿ ਬਾਨੀ ਹੈ ਲੇਹੁ ਨਿਹਾਰੀ ॥ ੭੨॥ 


ਕਵੀ, ਗੁਰੂ ਢਿਗ ਹੁਤੇ ਬਵੰਜਾ। 

ਰਹਿਤੇ ਬਾਨੀ ਰਚਿਤ ਅਭੰਜਾ'। 

ਗੁੱਥ ਗੁਰੂ ਥੇ ਬਹੁ ਬਨਵਾਏ। 

ਜਾਨੋ ਜਿਤਿਕ ਨਾਮ ਦਿਹੁਂ ਗਾਏ ॥ ੭੨੩॥ 
ਪਰਬ ਅਠਾਰਾਂ ਭਾਰਥ ਕੇਰੇ'। 


ਭਾਖਾ ਕਰੇ ਗੁਰੂ ਬਿਨੁ ਦੇਰੇ। 

ਤਿਨ ਮੈਂ ਸੇ ਹੈਂ ਦਸ ਪੁਸਿੱਧੈਂ'। 

ਆਠ ਲੋਪ ਹੋਏ ਕਿਸਿ ਬਿੱਧੈਂ ॥। ੭੪॥ 
ਜੋ ਪਟਲੇਸ਼ੂਰ ਅਬਿ ਬਨਵਾਏ। 

ਕਰੇ ਅਠਾਰਾਂ ਪੂਰੇ ਸਾਏ'। 

ਪੁਨ ਗੁਰੁ ਸਰਬ ਲੋਹ' ਇਕ ਕਥਾ'। 
ਪ੍ਰੇਮ ਸੁਮਾਰਗ ਔਰੈਂ ਤਥਾ' ॥ ੭੫॥ 
ਨੀਤੀ ਸਾਗਰ ਥਾ ਪ੍ਰਕਾਸ਼ਾ। 
ਉਪਨਿਸ਼ਦਾਂ ਕੀਨੀ ਥੀਂ ਭਾਸ਼ਾ। 


ਅਨੇਕ ਵਾਰ ਆਵੇ ਪਦ ਅਰਥ ਜੁਦਾ ਜੁਦਾ ਹੋਵੇ। “ਚਮਕ। 
੭ਅਲੌਕਾਰਾਂ ਸਹਿਤ ਸਜੀ ਹੋਈ ਹੈ। 

'ਦੋਸ਼-ਰਹਿਤ। 

'[ਵਯੰਗ]ਰਮਜ਼ ਨਾਲ ਜਾਨਣ ਯੋਗ ਅਰਥ। “ਸ਼ਬਦ ਦੀ ਉਹ 
ਸ਼ਕਤੀ ਜਿਸ ਰਾਹੀਂ ਸਾਧਾਰਨ (ਆਮ) ਅਰਥ ਤੋਂ ਵੱਖਰਾ 
ਵਾਸਤਵ ਅਰਥ ਅਤੇ ਭਾਵ ਪ੍ਰਗਟ ਹੋਵੇ। “ਕਾਵਿ ਅਨੁਸਾਰ 
ਗੂਢ ਅਰਥ ਦਾ ਭਾਵ ਜੋ ਅੱਖਰਾਂ ਦੇ ਅਰਥ ਤੋਂ'` ਭਿੰਨ 
ਵਯੰਜਨਾ-ਸ਼ਕਤੀ ਦੁਆਰਾ ਪੁਗਟ ਹੋਵੇ, ਸ਼ਬਦ ਤੋਂ ਅਰਥ, 
ਅਰਥ ਤੋਂ ਵਯੰਗ ਤੇ ਵਯੰਗ ਤੋਂ ਧੁਨੀ ਹੋਇਆ ਕਰਦੀ ਹੈ। 
'ਕਥਨ, _ਬਿਆਨ। ”ਯੂਕਤਿ- ਇਕ _ਅਰਥਾਲੌਕਾਰ, 
ਚਤੁਰਾਈ ਦੀ ਕ੍ਰਿਆ ਨਾਲ ਮਨ ਦਾ ਭਾਵ ਪੁਗਟ ਕਰਨਾ ਜਾਂ 
ਛੁਪਾਣਾ। (ਅ) ਕਿਸੇ ਗੱਲ ਨੂੰ ਦਲੀਲ ਨਾਲ ਖੰਡਨ ਮੰਡਨ 
ਕਰਨਾ। “ਕਵਿਤਾ ਦੇ ਸਾਰੇ ਸ੍ਰੇਸ਼ਟ (ਨੌਂ)? ਰਸ। (ਰਸ-ਕਾਵਿ 
ਅਨੁਸਾਰ ਮਨ ਵਿੱਚ ਉਤਪੰਨ ਹੋਣ ਵਾਲਾ ਉਹ ਭਾਵ ਜੋ ਕਾਵਿ 
ਪੜ੍ਹਨ ਸੁਣਨ ਜਾਂ ਨਾਟਕ ਆਦਿ ਦੇਖਣ ਤੋਂ ਪੈਦਾ ਹੁੰਦਾ ਹੈ।) 


ਮਹਾਂ ਭਾਰਤ ਗੂੰਥ ਦੇ ੧੮ ਗ੍ੁੰਥ ਦੇ ੧੮ ਪਰਬ (ਭਾਗ, 
ਹਿੱਸੇ)। 


'ਮਸ਼ਹੂਰ। 
!ਉਹ। 


!ਉਚਾਰਿਆ। 
'ਵਿਵੇਂ (ਇੱਕ) ਹੋਰ। 





1786 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੋਬਿੰਦ ਗੀਤਾ ਔਰ ਪ੍ਰਭਾਖੀ'। 
ਯਹਿ ਸਭਿ ਸੁਨੀ ਵਡਨ ਤੈ ਸਾਖੀ ॥ ੭੬॥ 
ਗੁਰੁ ਕੇ ਰਚੇ ਸਿੱਖ ਬਹੁ ਭਾਨੈਂ”। 
ਸਾਚ ਝੂਠ ਸਭਿ ਗੁਰੁ ਹੀ ਜਾਨੈ। 
ਇਤਯਾਦਿਕ ਬਹੁ ਗੰਥ ਰਚਾਏ। 
ਥੇ ਸਤਿਗੁਰੁ, ਹਮ ਸੁਨਯੋ ਮਹਾਂਏ' ॥ ੭੭॥ 


ਕੁਛ ਤੁਰਕਨ ਲੈ ਨਦੀ ਬਹਾਏ' ॥ ੭੮ ॥ ਰੋੜ੍ਹ ਦਿੱਤੇ। 
ਜੋ ਕਿਤ ਕਿਤ ਸਿੱਖਨ ਕੇ ਪਾਸੈਂ। 

ਰਹਿ ਗੇ ਥੇ ਪਿਖੀਅਤ ਸੋ ਖਾਸੈਂ”। 'ਉਹ ਖ਼ਾਸ (ਥਾਵਾਂ ਵਿੱਚ ਹੀ) ਦੇਖੀਦੇ ਹਨ। 
ਵਹਿ ਪੁਸਤਕ ਫਿਰ ਕਰਿ ਇਕ ਨੌਰੈਂ। 
ਬੀੜ ਮਨੀ ਸਿੰਘ ਬਾਂਧੀ ਗੌਰੈਂ ॥ ੭੯॥ 
ਜੋ ਅਬਿ ਗ੍ਰੰਥ ਦਸਮ ਗੁਰੁ ਕੇਰਾ। 
ਕਹਿਲਾਵਤ ਮਧ ਪੰਥ ਉਚੇਰਾ। 

ਸਤਰਾਂ ਸੈ ਅਠੱਤ੍ਰੇ ਸਾਲੈਂ। 

ਰਚੀ ਬੀੜ ਇਸ ਕੇਰ ਬਿਸਾਲੈਂ ॥੮੦॥ 
ਤਾਂ ਕਾ ਭੋਗ ਹਕਾਯਤ ਪਰ ਹੈ। 

ਜਾਨਤ ਸਿੱਖ ਗੁਰੂ ਕੇ ਬਰ' ਹੈਂ। 

ਮਨੀ ਸਿੰਘ ਕੇ ਕਤਲ ਬਾਦ ਫਿਰ। 

ਗੁੰਥ ਭਯੋ ਵਹਿ ਲੋਪ ਕਿਸੈ ਧਿਰ' ॥੮੧॥ 
ਯਾਂ ਤੈ ਦੀਪ ਸਿੰਘ ਸ਼ਾਹੀਦੈਂ। 

ਦੁਤੀ ਬੀੜ ਪੁਨ ਰਚੀ ਮਹੀਦੈਂ”। 
ਆਠਾਰਾਂ ਸੈ ਚਾਰ ਮਝਾਰੇ। 

ਅੰਤ ਕਬਿੱਤ ਸਫੋਟਕ ਧਾਰੇ' ॥੮੨॥ 
ਛੱਕੇ ਆਦਿਕ ਬਾਨੀ ਔਰੈਂ। 

ਲਿਖੀ ਤਾਂਹਿ ਤਿਸ ਮਾਂਹਿ ਸਗੋਰੈਂ'। 
ਤੀਸਰ ਬੀੜ ਔਰ ਭੀ ਆਹੀ। 

ਪਟਨੇ ਸੁੱਖਾ ਸਿੰਘ ਰਚਾਹੀ ॥੮੩॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1787 


ਛੱਕੇ ਔਰ ਸੁਖਮਨਾ ਚਾਰੂ। 
ਅੰਕ-ਪਲੀ' ਲੌ ਕਥਾ ਅਪਾਰੁ। 'ਜਿਸ ਵਰਣ ਮਾਲਾ ਵਿੱਚ ਅੱਖਰਾਂ ਦੀ ਥਾਂ ਅੰਕ (ਹਿੰਦਸੇ) 


ਵਰਤੇ ਜਾਣ। 
ਲਿਖੇ ਕਬਿੱਤ ਸਫੁਟਕ ਅਪਾਰੇ। 
ਜੋ ਹਮ ਔਰ ਨ ਕਹੀਂ ਨਿਹਾਰੇ ॥੮੪॥ 
ਪੁਨ ਉਨ ਹੱਥ ਟਿਕਾਯੋ ਐਸੇ। 
ਦਸਮ ਗੁਰੂ ਕੇ ਦਸਤਖਤ ਜੈਸੇ। 
ਬਲਿਕੈ ਔਰ ਗ੍ਰੰਥਨ ਮਾਹੂੰ। 
ਕਰੇ ਦਸਤਖਤ ਵੈਸੇ ਤਾਹੂੰ ॥੮੫॥ 
ਔਰ ਗ੍ਰੰਥ ਇਕ ਤਿਸ ਹੀ ਕੇਰਾ। 
ਲਿਖਜਯੋ ਸ਼ਹਿਰ ਪਟਯਾਲੇ ਹੇਰਾ। 
ਪਾਂਚ ਪੱਤ੍ਰੇ ਤਾਂ ਮੈਂ ਪਾਏ। 
ਅੱਖਰ ਸਮ ਗੁਰੁ ਦਸਮ ਬਨਾਏ ॥੮੬॥ 
ਬਾਵਾ ਹਾਕਮ ਸਿੰਘ ਥਾ ਲਯਾਯੋ। 
ਐਸੇ ਔਰ ਨੌਰ ਬਹੁ ਥਾਯੋ। 
ਅੱਖਰ ਹੁਕਮ ਨਾਮਿਓਂ ਪਰ ਹੈਂ। 
ਗੁਰੁ ਸਮ ਲਏ ਬਨਾਵਟਿ ਕਰਿ ਹੈਂ ॥੮੭॥ 
ਇਕ ਮੰਗਲ ਪ੍ਰਕਾਸ਼ ਉਚਾਰੋ। 
ਬੁਧਿ ਪ੍ਰਕਾਸ, ਅੰਮ੍ਰਿਤ ਬਿਧਿ ਸਾਰੋ ॥੮੮॥ 
ਦੋਹਰਾ: 
ਦਸਮ ਗੁਰੂ ਕੇ ਗੁੰਥ ਕੀ, 
ਤੀਨ ਬੀੜ ਤ੍ਰੈ ਭਾਂਤਿ। 
ਪੁਗਟ ਸਬਿ ਠਾਂ ਪੇਖੀਅਤ, 
ਅਬਿ ਜਗ ਮੈਂ ਬਖਜਾਤ ॥੮੯॥ 
ਯਹਿ ਤੋ ਗਾਥਾ ਬੀਚ ਮੈਂ, 
ਦਈ ਔਰ ਹੀ ਗਾਇ। 
ਅਬਿ ਸੁਨੀਏ ਪੁਸੰਗ ਕੀ, 
ਗਾਥਾ ਸੁਖਦ ਸੁਹਾਇ ॥੯੦॥ 
ਰਹੇ ਦਸਮ ਗੁਰੁ ਦਮਦਮੇ, 
ਨੌ ਦਿਨ ਅਰ ਨੌ ਮਾਸ। 





1788 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਿਖਨ ਪਢਨ ਕੀ ਰੀਤਿ ਸਭਿ, 
ਤਹਾਂ ਚਲਾਈ ਖਾਸ ॥੯੧॥ 
ਕਾਂਸ਼ੀ ਸਮ ਗੁਰੁ ਦਮਦਮਾ, 

ਕਰ ਕੇ ਪਰਗਟ ਠੀਕ। 

ਫਿਰ ਚਲਿ ਦੱਖਨ ਦਿਸਾ ਕੋ, 
ਪਹੁੰਚੇ ਸਰਸੇ ਠੀਕ ॥ ੯੨॥ 


ਗੁਰੁ ਕੇ ਪਾਸਰਹਾਏ ॥ ੯੨੩॥ 
ਪੁਨ ਗੁਰੁ ਨਗਰ' ਨਰੈਣੇ ਪਹੁੰਚੇ, 
ਜਹਿੰ ਹੈ ਦਾਦੂ ਦ੍ਰਾਰਾ। 

ਥਾ ਮਹੰਤ ਤਬਿ ਜੈਤਰਾਮ ਤਿਹ, 
ਮਿਲਯੋ ਆਇ ਮੁਦ ਧਾਰਾ। 

ਤਿਸ ਨੇ ਕਹਜੋ ਗੁਰੂ ਕੋ ਨਿਉਤਾ, 
ਤਾਂ ਪ੍ਰਤਿ ਗੁਰੂ ਉਚਾਰੀ। 

ਜੁਰਰੇ' ਬਾਜ ਲਗਰ ਮਮ ਸੰਗੇ, 'ਬਾਜ਼ ਦੀ ਕਿਸਮ ਦੇ ਸ਼ਿਕਾਰੀ ਪੰਛੀ। 
ਹੈਂ ਸਭਿ ਮਾਸ ਅਹਾਰੀ ॥੯੪॥ 
ਜੈਤਰਾਮ ਫਿਰ ਹਾਥ ਜੋਰ ਕਰਿ, 
ਯਾ ਬਿਧ ਬਚਨ ਉਚਾਰੇ। 

ਮੋਠ ਬਾਜਰੀ ਆਜ ਹਮਾਰੀ, 

ਛਕ ਹੈਂ ਬਾਜ ਤੁਮਾਰੇ। 

ਤਬੈ ਮਹੰਤ ਜਮਾਰੀ' ਲੈ ਕਰਿ, 
ਬਾਜਨਿ ਆਗੇ ਪਾਈ। 

ਆਗਜਯਾ ਮਾਨ ਸਾਧ ਕੀ ਬਾਜਨਿ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚੁਗੀ ਜਿਤਿਕ ਮਨਿ ਭਾਈ ॥ ੯੫॥ 
ਗੁਰੂ ਭਏ ਮੁਦ ਭਾਰੀ। 
ਜੈਤਰਾਮ ਕੀ ਰਸਤ ਲਈ ਤਬਿ, 
ਭੋਜਨ ਭਯੋ ਤਯਾਰੀ। 

ਸੈਨ ਸਮੇਤ ਸਤਿਗੁਰੂ ਭੋਜਨ, 

ਪਾਯੋ ਮਨ ਮੁਦ ਭਰ ਕੈ। 

ਸੰਤਨ ਸੋਂ ਹਰਿ ਚਰਚਾ ਕਰਿ ਕਿਛੁ, 
ਚਲੇ ਕੂਚ ਫਿਰ ਕਰਿ ਕੈ ॥੧੬॥ 
ਪੁਰਿ ਜਨ ਮਿਲ ਕਰਿ ਸਭਿ ਹੀ। 
ਲੈ ਕਰਿ ਭੇਟਾ ਆਇ ਅਗਾਰੀ, 
ਮਿਲੈਂ ਗੁਰੂ ਕੌ ਤਬਿ ਹੀ। 

ਸ਼ਹਰ ਬਘੌਰ ਨਾਮ ਤਬਿ ਆਯੋ, 
ਤਹਾਂ ਸਿਵਰ' ਗੁਰੁ ਕੀਨਾ। 


ਕੇਤਿਕ ਦਿਵਸ ਮੁਕਾਮ ਤਹਾਂ ਗੁਰੁ, 
ਰਾਖਯੋ ਮੁਦ ਧਰਿ ਪੀਨਾ ॥੯੭॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੂੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਦਮਦਮੇ ਸਾਹਿਬਰਹਿ ਕਰਿ, 
ਦੱਖਣ ਜਾਣੇ ਕਾ ਪ੍ਰਸੰਗਾਂ, ਬਰਨਨੈ ਨਾਮ ਅਠਾਹਟਮੇਂ ਬਿਸਾਮ ॥ ੬੮॥ 


1789 





1790 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੬੯. (ਔਰੰਗੇ ਦੀ ਮੌਤ, ਗੁਰੂ ਜੀ ਨੇ ਬਹਾਦਰ ਸ਼ਾਹ ਨੂੰ ਪਾਤਸ਼ਾਹੀ ਦਿਵਾਉਣੀ) 


੫ 


ਦੋਹਰਾ: 
ਦੁੰਦ ਬੰਦਿ ਕਰ ਬੰਦ ਕਰਿ, 
ਗੁਰੁ ਅੰਗਦ ਪਦ ਕੰਜ'। 


ਦਸਮ ਗੁਰੂ ਕੀ ਗਾਥ ਅਬਿ, 
ਸੁਨੋ ਅਗਾਰੀ ਮੰਜ' ॥੧॥ 
ਔਰੰਗੇ ਕਾ ਮਰਨ, ਪੁਨ 
ਤਾਰਾ ਆਜ਼ਮ ਕੇਰ। 

ਭਯੋ ਬਹਾਦਰ ਸ਼ਾਹ ਜ੍ਯੋਂ 

ਸ਼ਾਹ, ਕਹੋਂ ਸਭਿ ਟੇਰਿ' ॥੨॥ 
ਜਬਿ ਗੁਰੁ ਦੀਨੇ ਨਗਰ ਤੇ, 
ਦਯਾ ਸਿੰਘ ਕੇ ਹੱਥ। 

ਲਿਖਿ ਹਕਾਯਤਾ' ਪਠੀ ਥੀਂ, 


ਔਰੰਗੇ ਢਿਗ ਤੱਥ' ॥ ੩ ॥ 
ਬਾਦਸ਼ਾਹਿ ਢਿਗ ਜਾਇ। 

ਦਯੋ ਜ਼ਫਰ ਨਾਮਾ ਜਬੈ, 

ਪਢਿ ਨੌਰੰਗ ਬਿਸਮਾਇ ॥੪॥ 
ਕਹਯੋ ਜੁਲਮ ਨਾਹੱਕ' ਭਯੋ, 
ਪੀਰ ਹਿੰਦੁ ਕੇ ਸਾਥ। 

ਹੈਂ ਆਲਮ' ਆਮਲ£? ਵਹੇ, 
ਆਰਫ' ਅਜ਼ਮਤ ਨਾਥ” ॥੫॥ 
ਯਹਿ ਲਿਖ ਪਠਯੋ ਤਬੈ ਹੀ, 
ਨਾਜ਼ਮ' ਸਰਹੰਦ ਤਾਂਇਂ। 

ਤੁਮ ਨ ਗੁਰੂ ਕੋ ਕਿਛੁ ਕਹੋ, 
ਚਹਿ ਜਹਿ ਰਹੈਂ ਤਹਾਂਇ' ॥੬॥ 
ਇਕ ਮੁਰਾਸਲਾ' ਗੁਰੂ ਕੋ, 
ਲਿਖਯੋ ਐਸ ਪਤਿਸ਼ਾਹਿ। 

ਤੁਮ ਦਰਸ਼ਨ ਮੁਝ ਕੋ ਦਿਵੋਂ, 


ਸ੍ਰੀ ਗੁਰੂ ਅੰਗਦ ਦੇਵ ਜੀ (ਮਹਾਰਾਜ) ਦੇ ਚਰਨਾਂ ਕੰਵਲਾਂ 
ਉੱਪਰ, ਹੱਥ ਜੋੜ ਕੇ ਨਮਸਕਾਰ ਕਰਦਾ ਹਾਂ। 


'ਉੱਜਲ। 


'ਉਚਾਰ ਕੇ। 


(ਫ਼ਾਰਸੀ ਬੋਲੀ 'ਚ ਲਿਖਿਆ ਜ਼ਫ਼ਰਨਾਮਾ ਤੇ ਗਿਆਰਾਂ) 
(ਹਕਾਯਤਾਂ) ਕਹਾਣੀਆਂ। 
'ਤਿਸ ਥਾਂ ਤੋਂ। 


'ਸੂਬੇ। 


'ਜਿਸ ਜਗ੍ਰਾਰਹਿਣਾ ਚਾਹੁਣ ਉੱਥੇ ਹੀ (ਰਹਿਣ ਦਿਉ)। 
'ਖ਼ਤ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਲਿਹੁ ਇਨਸਾਫ ਜੁ ਚਾਹਿ ॥੭॥ 
ਇਹੁ ਪਰਵਾਨਾ ਦਮਦਮੇ 
ਪਹੁੰਚਯੋਂ ਜਬਿ ਗੁਰੁ ਪਾਸ। 

ਚਾਲੇ ਥੇ ਗੁਰੁ ਖਾਸ' ॥੮॥ 

ਉਤ ਔਰੰਗ ਕੋ ਦਮੇ ਕਾ, 

ਰੋਗ ਹੁਤੋ ਅਤਿ ਭਾਰ। 

ਗੁਰੁ ਕਾ ਲਿਖਯਾ ਪਢਿਤ ਹੀ, 
ਅਤਿਸੈ ਭਯੋ ਲਚਾਰ ॥੯॥ 
ਆਖਰ ਮਿਿਤੁ' ਕੇ ਮੁਖ ਪਰਯੋ, 
ਜਰਿਓ ਦੋਜ਼ਖ ਮਾਂਹਿ। 

ਜੈਸ ਕਰਯੋ ਤੈਸਾ ਭਰਯੋ, 

ਮਰਜਯੋ ਮਹਾਂ ਦੁਖ ਪਾਹਿ ॥੧੦॥ 
ਯਹੀ ਖਬਰ ਗੁਰੁ ਢਿਗ ਪੁਜੀ, 
ਜਬਿ ਹੀ ਸ਼ਹਰ ਬਘੌਰ। 

ਸੁਨਿ ਗੁਰੁ ਠਹਿਰੇ ਤਹਾਂ ਹੀ, 
ਕਥਾ ਸੁਨੋ ਅਬਿ ਔਰ ॥੧੧॥ 
ਤੀਨ ਪੂਤ ਪੀਛੇ ਰਹੇ, 
ਔਰੰਗੇ ਕੇ ਜਾਨ। 

ਤ੍ਰਿਤੀ ਮੁਅੱਜ਼ਮ ਮਾਨ ॥ ੧੨॥ 
ਲਲਿਤ ਛੰਦ: 

ਮਿਲ ਗਏ ਦੋਨੋ ਹੱਠੀ। 

ਕਈ ਲਾਖ ਉਨ ਸੈਨ ਇਕੱਠੀ, 
ਜੰਗ ਹੇਤ ਬਹੁ ਠੱਟੀ'। 'ਕੀਤੀ। 
ਸ਼ਾਹਿ ਬਹਾਦਰ ਸੁਨ ਕੈ, ਲਸ਼ਕਰ 
ਆਜ਼ਮ ਆਜ਼ਮ ਕੇਰਾ'। 'ਤਾਰਾ ਆਜ਼ਮ ਦਾ (ਆਜ਼ਮ) ਵੱਡਾ ਲਸ਼ਕਰ। 
ਸੋਚ ਕਰਨ ਲਾਗਜੋ ਦੁਖ ਪਾਗਯੋ, 
ਬਯਾਕੁਲ ਹੋਇ ਬਧੇਰਾ ॥ ੧੨॥ 


1791 





ਮੁਨਸ਼ੀ ਸ਼ਾਹੀ ਤੱਹੀਏ' ॥ ੧੪॥ 'ਉੱਥੇ ਸ਼ਾਹੀ ਮੁਨਸ਼ੀ ਸੀ। 
ਹੈ ਗੁਰੁ ਦਸਮਾਂ ਐਸਾ। 

ਜੀਵਤ ਪੀਰ ਅਹੇ ਪੁਰ ਅਜ਼ਮਤ', ਜਿਉਂਦਾ ਪੀਰ ਹੈ, ਕਰਾਮਾਤ ਨਾਲ ਭਰਿਆ ਹੋਇਆ ਹੈ। 
ਸੁਭਟ ਅਤੀ ਹੈ ਤੈਸਾ। 

ਕੌਮ ਬਹਾਦਰ ਸਿੰਘਨ ਕੀ ਅਤਿ, 

ਆਹਿ ਤਾਂਹਿ ਕੇ ਪਾਛੇ। 

ਉਨ ਕੋ ਮੱਦਦਗਾਰ ਬਨੱਯੇ, 
ਸ਼ਾਹੀ ਲੈ ਦਿਹ ਆਛੇ ॥ ੧੫॥ 

ਸੁਭਟ ਸਿਪਾਹੀ ਭਾਰੇ। 

ਚਢਿ ਚਢਿ ਗਏ ਆਪ ਭੀ ਜਾਨਤ, 
ਆਖਰ ਆਏ ਹਾਰੇ। 

ਨੰਦ ਲਾਲ ਕੀ ਬਾਤ ਸੁਨੀ ਜਬਿ, 
ਸ਼ਾਹਿ ਬਹਾਦਰ ਤਬਿ ਹੀ। 

ਕਹਯੋ ਭੇਟ ਤੁਮ ਲੈ ਕਰਿ ਜਾਵੋ, 

ਜਹਿ ਨੂਂ ਸਤਿਗੁਰੁ ਅਬਿ ਹੀ ॥੧੬॥ 
ਹਾਕਮਰਾਇ ਦੀਵਾਨ ਹੁਤੋ ਤਬਿ; 
ਪਾਤਸ਼ਾਹਿ ਢਿਗ ਨੀਕੈਂ। 

ਦੈ ਤੋਫੇ ਸੋ ਗੁਰੁ ਢਿਗ ਪਠਜਯੋ, 

ਨੌਦ ਲਾਲ ਸੰਗ ਠੀਕੈਂ। 

ਤਬਿ ਵਹੁ ਸ਼ੀਘਰ ਚਲ ਕਰਿ ਗੁਰੁ ਢਿਗ, 
ਸ਼ਹਰ ਬਘੌਰੈਂ ਆਏ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸ਼ਾਹ ਬਹਾਦਰ ਤਰਫੋਂ ਗੁਰੁ ਪੈ, 
ਬਿਨਤੀ ਕਰੀ ਮਹਾਂਏ ॥ ੧੭॥ 
ਸਭਿ ਹਵਾਲ ਗੁਰੁ ਪਾਸ ਸੁਨਾਯੋ, 
ਤਬਿ ਗੁਰੁ ਸੁਨਿ ਮੁਸਕਾਏ। 

ਯਾ ਬਿਧਿ ਬਚਨ ਅਲਾਏ। 

ਜੰਗ ਨਿਸੰਗ ਕਰੋ ਤੁਮ ਨੀਕੈਂ, 
ਹਮ ਮੱਦਤ ਸਭਿ ਕੈਹੈਂ”। 

ਤਾਰਾ ਆਜ਼ਮ ਕੋ ਹਮ ਹਨ ਕੈ', 
ਤਖਤ ਤੁਮੈਂ ਲੈ ਦੈਹੈਂ ॥੧੮॥ 

ਪੈ ਹਮ ਕੋ ਲਿਖ ਦੇਹਿ ਮੁਅੱਜ਼ਮ', 
ਜਿਨਿ ਜਿਨਿ ਕੋ ਹਮ ਚਾਹੈਂ। 
ਜਬਿ ਹਮ ਤਿਸ ਕੀ ਫਤੇ ਕਰਾਵੈਂ, 
ਤਿਨ ਕੀ ਦੇਵੈਂ ਬਾਹੈਂ”। 

ਨੌਦ ਲਾਲ ਯਹਿ ਸੁਨਿ ਗੁਰੁ ਬਾਨੀ, 
ਮਾਨ ਸੱਤਯ ਮਨਿ ਮਾਹੈਂ। 

ਆਗਜਾ ਲੈ ਕਰਿ ਗੁਰੁ ਤੇ ਆਯੋ, 
ਸ਼ਾਹਿ ਬਹਾਦਰ ਪਾਹੈਂ ॥੧੯॥ 

ਜੋ ਗੁਰ ਕਹਯੋ ਸੁਨਾਂਯੋ ਸਭਿ ਜਬਿ, 
ਸੁਨ ਕਰਿ ਸ਼ਾਹਿ ਬਹਾਦਰ। 

ਹੋਇ ਮੋਦ ਪਰਮੋਦ ਮਾਥ ਧਰਿ', 'ਬਹੁਤ ਅਨੰਦ ਹੋ ਕੇ (ਸਿਰ) ਮੱਥੇ ('ਤੇ ਮੰਨ ਲਿਆ)। 
ਲਿਖ ਦੀਨੋ ਯਹਿ ਸਾਦਰ'। 'ਸਤਿਕਾਰ ਨਾਲ। 
ਜੋ ਕਿਛੁ ਬਚਨ ਗੁਰੂ ਫੁਰਮਾਵੈਂ, 

ਸੋ ਕਰਿ ਹੋਂ ਮੈਂ ਤਬਿ ਹੀ। 

ਸੱਤੂਨ ਕੋ ਮੈਂ ਜੰਗਿ ਜੀਤ ਕਰਿ, 
ਸ਼ਾਹੀ ਪਾਊਂ ਜਬਿ ਹੀ ॥੨੦॥ 
ਲਿਖਯੋ ਸ਼ਾਹਿ ਕਾ ਯਾਹਿ ਗੁਰੂ ਕੋ, 
ਲਯਾਇ ਜਬੈ ਪਕਰਾਯੋ। 

ਕਹਸੋ ਗੁਰੂ ਅਬਿ ਜਾਹੁ ਜੰਗ ਲਿਹੁ, 
ਸੱਤੂਨ ਕੇ ਸਮੁਹਾਯੋ'। 


1793 





1794 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤਾਰੇ ਆਜ਼ਮ ਕੋ ਹਮ ਹਤ ਹੈਂ, 
ਗੁਪਤ ਆਇ ਕਰਿ ਰਣ ਮੈਂ। 
ਜਾਇ ਕਹੋ ਤੁਮ ਅਬੀ ਸ਼ਾਹਿ ਕੋ, 
ਜਰਾ ਨ ਸੁਕਚੈ' ਮਨ ਮੈਂ ॥੨੧॥ 
ਧਰਮ ਸਿੰਘ ਔ ਦਯਾ ਸਿੰਘ ਸੇ, 
ਆਦਿਕ ਸਿੰਘ ਮਹਾਂਨੇ। 

ਪਠੇ ਗੁਰੂ ਨੈ ਤਬੈ ਸ਼ਾਹਿ ਪੈ, 
ਬੀਰ ਮਹਾਂ ਬਲਵਾਨੇ। 

ਹੁਤੋ ਦੁਇਕ ਸੈ ਸੁਭਟ ਗੁਰੂ ਪੈ, 
ਸੌ ਦੈ ਸੰਗ ਪਿਆਰਨ'। 

ਪਠੇ ਸ਼ਾਹਿ ਪੈ ਮਦੱਤ ਹੇਤੈਂ, 
ਔਰੈ ਕਰੇ ਹਕਾਰਨ' ॥੨੨॥ 
ਗਏ ਹੁਕਮ ਨਾਮੇ ਜਬਿ ਗੁਰੁ ਕੇ, 
ਤਯਾਰ ਹੋਇ ਸਿੰਘ ਤਬਿ ਹੀ। 
ਭਗਤੂ ਕੇ ਰੂਪੇ ਕੇ ਸਾਬੋ ਕੇਰ, 


ਪਹੁੰਚੇ ਜਬੈ ਆਗਰੇ, ਉਤ ਤੈ 

ਸਤਿਗੁਰੁ ਭੀ ਤਹਿਂ ਆਏ ॥੨੨॥ 

ਸੁਨਿ ਪਤਿਸ਼ਾਹਿ' ਮਹਾਂ ਮੁਦ ਥੀਓ, 

ਦੀਓ ਖਰਚ ਪੁਚਾਏ। 

ਅਰਿ ਡਰ ਦੀਨ ਉਠਾਏ'। 'ਵੈਰੀਆਂ ਦਾ ਡਰ (ਦਿਲ 'ਚੋਂ) ਉਠਾ ਦਿੱਤਾ। 
ਲੈ ਦਲ ਬਲ ਧਰਿ ਚਢਜਯੋ ਸ਼ਾਹਿ ਤਬਿ, 

ਜੀਤ ਜੰਗ ਹਿਤ ਚਹਿ ਕੈ'। 'ਚਾਹ ਕੇ। 
ਨਿਜ ਸੈਨਾ ਗੁਰੁ ਪਯਾਰਯੋਂ ਕੇ ਸੰਗ, 

ਕੀਨੀ ਸਬਿ ਇਮ ਕਹਿ ਕੈ ॥੨੪॥ 

ਰਹੀਓ ਨਿਕਟਿ ਸ਼ਾਹਿ ਕੇ ਆਗੇ, 

ਜਬਿ ਅਤਿ ਜੰਗ ਪਰੈ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਐ ਹੈਂ ਹਮ ਤਬਿ ਹਤੈਂ ਸਤ੍ਹ ਕੋ, 
ਤੁਮ ਕੋ ਦਰਸ਼ਨ ਥੈ ਹੈ। 

ਉਤ ਤੈ ਆਜ਼ਮ ਤਾਰਾ। 

ਚੰਬਲ ਨਦੀ ਤੀਰ ਰਣ ਮਾਚਜੋ, 
ਤੀਨ ਦਿਵਸ ਲੌ ਭਾਰਾ ॥੨੫॥ 
ਬੇਸ਼ੁਮਾਰ ਗਜ ਬਾਜ ਸੁਭਟ ਜਬਿ, 
ਮਰੇ ਦੁਹੂੰ ਦਿਸ ਕਟ ਕੇ। 

ਸ਼ਾਹਿ ਬਹਾਦਰ ਕੀ ਸੈਨਾ ਕੇ, 

ਪੈਰ ਪਿਛਾਹਾਂ ਸਟਕੇ'। 

ਬਚਨ ਤੁਮਾਰੇ ਗੁਰੁ ਕਾ। 

ਕੂਰ ਥਯੋ ਚਹਿ', ਕਹਜੋ ਸਿੰਘ ਪੁਨ, 
ਸਿਦਕ ਰਾਖ ਦਿਢ ਉਰ ਕਾ ॥੨੬॥ 
ਤਬਿ ਲੌ ਅਧਿਕ ਦੁਵਿਧਿ ਲੈ ਸੈਨਾ', 
ਗੁਰੂ ਪਰੂੰਚੇ ਜਾਏ। 

ਬਜਜਯੋ ਸਾਰ ਸੋਂ ਸਾਰ ਅਪਾਰੇ, 
ਅਰਿ ਹਰ ਅਧਿਕ ਦਬਾਏ। 
ਸੁਇਨੇ ਕੇ ਫਲ ਵਾਲਾ ਪੀਲਾ, 
ਧਰਮ ਸਿੰਘ ਗੁਰੁ-ਝੰਡਾ। 

ਅਬਿ ਹੂੰ ਹੈ ਜੀਤ ਅਖੰਡਾ' ॥੨੭॥ 
ਤਾਰਾ ਆਜ਼ਮ ਚਢਯੋ ਫੀਲ ਪਰ', 
ਜੰਗ ਨਿਹਾਰਤ ਜਹਿ ਠਾਂ। 

ਔਰ ਅੰਮੀਰ ਬਜੀਰ ਬੀਰ ਬਡ, 
ਹੁਤੇ ਤਾਂਹਿ ਢਿਗ ਤਹਿ ਠਾਂ। 

ਛੇੜਿ ਅੱਸ਼ਹ ਗੁਰੁ ਤਹਾਂ ਪਹੂੰਚੇ, 
ਤੀਰ ਏਕ ਤੱਕ ਮਾਰਯੋ। 

ਧਰ ਪਰ ਮਾਰਿ ਬਿਦਾਰਯੋ' ॥ ੨੮॥ 


'ਮੁੜ ਚਲੇ। 


'ਝੁਠਾ ਹੋਇਆ ਚਾਹੁੰਦਾ ਹੈ। 


'ਦੋ ਤਰ੍ਹਾਂ ਦੀ ਫ਼ੌਜ ਲੈ ਕੇ। 


'ਨਾ ਨਾਸ ਹੋਣ ਵਾਲੀ ਜਿੱਤ। 
'ਹਾਥੀ ਉੱਪਰ। 


1795 





1796 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇਤਿਕ ਔਰ ਅਮੀਰ ਤਹਾਂ ਥੇ, 
ਸੋ ਸਭਿ ਸਿੰਘਨਿ ਮਾਰੇ। 

ਜਬਿ ਤਾਰਾ ਆਜ਼ਮ ਮਰਿ ਗਿਰਜੋ, 
ਪਰੀ ਭਾਗ! ਦਲ ਸਾਰੇ। 

ਗੁਰੁ ਕਿਰਪਾ ਤੇ ਫਤੇ ਭਈ ਤਬਿ, 
ਸ਼ਾਹਿ ਬਹਾਦਰ ਕੇਰੀ। 

ਜੇਤਿਕ ਥੇ ਸਰਦਾਰ ਤਾਂਹਿ ਕੇ, 
ਮਿਲੇ ਆਇ ਬਿਨ ਦੇਰੀ ॥੨੯॥ 
ਸ਼ਾਹਿ ਬਹਾਦਰ ਨੈ ਪੁਨ ਪਕਰਜੋ, 
ਕਾਮ ਬਖਸ਼ ਕੋ ਤਬਿ ਹੀ। 
ਪਤਸ਼ਾਹੀ ਸਲਤਨਤ' ਜਿਤਿਕ ਥੀ, 
ਨਿਜ ਕਬਜੇ ਕਿਯ ਸਭਿ ਹੀ। 
ਆਇ ਆਗਰੇ ਬਿਰਯੋ ਤਖਤ ਪਰ, 
ਭਯੋ ਸ਼ਾਹਿ ਯੌ ਪੂਰਾ। 

ਮਿਲੇ ਆਇ ਨਜ਼ਰਾਂ ਦੈ ਨਾਜ਼ਮ, 
ਭਯੋ ਮੋਦ ਮਨਿ ਭੂਰਾ ॥ ੩੦॥ 
ਵਹੀ ਮੰਗਾ ਕਰਿ ਦੇਖਯੋ। 

ਤੀਰ ਕਿਸੀ ਕੇ ਸੰਗ ਨਾ ਮਿਲ੍ਯੋ, 
ਭਏ ਹਿਰਾਂਨ ਵਿਸੇਖਯੋ'। 

ਫਿਰ ਜਬਿ ਮੁਲਾਕਾਤ ਗੁਰੁ ਕੇਰੀ, 
ਭਈ ਸ਼ਾਹ ਸੋ ਨੀਕੇ। 

ਗੁਰੁ ਤੀਰਨ ਸੋਂ, ਤੀਰ ਵਹੀ ਮਿਲ 
ਗਯੋ, ਮਿਲਾਯੋ ਠੀਕੇ ॥੨੩੧॥ 
ਬਾਦਸ਼ਾਹ ਹੂੈ ਮੋਦ ਅਧਿਕ ਫਿਰ, 
ਗੁਰੁ ਢਿਗ ਕਹਯੋ ਸੁਨਾਈ। 

ਜੋ ਕੁਛ ਰਾਵਰ ਕੀ ਹੂੈ ਮਰਜ਼ੀ, 
ਕਹੋਂ ਕਰੋਂ ਅਬਿ ਸਾਈ'। 

ਗੁਰੂ ਕਹਯੋ ਹਮਰੇ ਜੋ ਦੁਸ਼ਮਨ, 
ਹਮ ਕੋ ਦਿਹੁ ਪਕਰਾਈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1797 


ਅਬਿ ਹੀ ਯਹਿ ਨਹਿਂ ਥਾਈ' ॥੩੨॥ ।ਇਹ (ਗੱਲ) ਹੁਣੇ ਨਹੀਂ (ਪੂਰੀ) ਹੋ ਸਕਦੀ। 
ਸੁਨਿ ਜਵਾਬ ਗੁਰੁ ਕਹਜੋ ਸ਼ਾਹਿ ਕੋ, 
ਭਯੋ ਬਿਮੁਖ ਤੂੰ ਅਬਿ ਹੀ। 

ਹਮ ਇਕ ਬੰਦਾ ਪਠ ਕੈ ਅਪਨਾ, 
ਬਦਲੇ ਲੈਹੈਂ ਸਭਿ ਹੀ। 

ਯਹਿ ਸੁਨਿ ਸ਼ਾਹਿ ਬਿਨੈ ਕਰਿ ਗੁਰੁ ਕੋ, 
ਦਿੱਲੀ ਲਯਾਯੋ ਸੰਗੈਂ। 

ਬਾਗ ਮੋਤੀਏ ਮਾਂਹਿ ਉਤਾਰੇ, 
ਕੀਨੀ ਸੇਵ ਉਮੰਗੈਂ ॥੩੩॥ 
ਜਮਨਾ ਤਰੇ, ਲਰਾਏ ਹਾਥੀ, 
ਕੌਤਿਕ ਔਰ ਅਪਾਰੇ। 

ਕਰੇ ਕਰਾਏ ਗੁਰੈਂ ਦਿਖਾਏ, 

ਖੁਸ਼ੀ ਕਰਨ ਹਿਤ ਸਾਰੇ। 

ਦੈ ਬਹੁ ਰਹਯੋ ਜਗੀਰ ਸ਼ਾਹਿ ਤਬਿ, 
ਗੁਰੂ ਨ ਮਾਨੀ ਕੋਈ। 

ਜੋ ਲੁਟ ਗਯੋ ਮਾਲ ਥਾ ਗੁਰੁ ਕਾ, 
ਪੁਰਿ ਅਨੰਦ ਮੈਂ ਜੋਈ ॥੨੪॥ 
ਕਰਿ ਤਜਵੀਜ ਤਦਾਯੋ'। 

ਉਸ ਹਰਜਾਨੇ ਮਾਂਹਿ, 

ਰੁਪੱਯਾ ਸਾਤ ਲਾਖ ਦਿਲਵਾਯੋ। 
ਜੱਦਪਿ ਗੁਰੁ ਵਹਿ ਭੀ ਨਹਿ ਮਾਨਾ, 
ਥਾ ਮਾਈਓਂ ਕੋ ਦੀਓ। 

ਧਰਮ ਸਿੰਘ ਤਿਸ ਮੈਂ ਸੇ ਜ਼ਯਾਦੇ, 
ਚਲਨ ਸਮੇਂ ਸੰਗ ਲੀਓ ॥ ੨੫॥ 
ਧਰਮ ਸਿੰਘ ਰੂਪੇ ਕੇ ਯਾ ਬਿਧਿ, 
ਗੁਰ ਪੈ ਅਰਜ਼ ਅਲਾਈ। 

ਰਹਿਨੋ ਹਮ ਸਦੀਵ ਸ਼ਹਿ ਤਾਬੇ', 
ਦੀਜੋ ਬਾਂਹ ਫੜਾਈ। 





1798 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਿੱਖ ਸਰਦਾਰ ਮਾਲਵੇ ਕੇਰੇ, 

ਸੱਦੇ ਤੁਮਰੇ ਆਏ। 

ਇਮ ਇੱਜ਼ਤ ਥੈ ਹੈ ਬਡ ਸਬਿ ਕੀ, 

ਜਸ ਰਾਵਰ ਕਾ ਥਾਏ' ॥੨੩੬॥ 

ਅਧਿਕ ਚਲੇ ਤਬਿ ਆਏ। 

ਦੋਇਕ ਸੌ ਸਿੱਖਨ ਕੇ ਯੁਤ ਗੁਰ, 

ਮਥਰਾ ਜਾਇ ਥਿਰਾਏ। 

ਬ੍ਰਿਜ ਭੂਮਿ' ਕਾ ਸੈਲ ਕਰਯੋ ਗੁਰੁ, ਮਥਰਾ ਦੇ ਆਸ ਪਾਸ ਦਾ ਇਲਾਕਾ। 

ਅਧਿਕ ਪਰੀਤੀ ਸੰਗੇ। 

ਪੁਨਾ ਆਗਰੇ ਜਾਇ ਬਿਰਾਏ, 

ਸਿੱਖ ਤਰਾਏ ਚੰਗੇ ॥੩੭॥ 

ਸੰਗ ਗੁਰੂ ਕੋ ਲੀਨਾ। 

ਏਕ ਹਜ਼ਾਰ ਨਕਦ ਨਿਤ ਭੇਜੇ, 

ਔਰ ਖਰਚ ਸਭਿ ਪੀਨਾ। 

ਗੜ੍ਹ ਆਮੇੜ', ਚਤੌੜ, ਜੋਧ ਪੁਰਿ, 'ਆਮੇੜ, ਜੈ ਪੁਰ ਪਾਸ ਇਕ ਪੁਰਾਣੀ ਨਗਰੀ ਜਿਸ ਥਾਂ 
ਪਹਿਲਾਂਰਾਜਧਾਨੀ ਸੀ। 

ਔਰ ਨੌਰ ਬਹੁ ਜਾਈ। 

ਗੁਰੁ ਕੀ ਪੂਜ ਕਰਾਈ ॥ ੩੮ ॥ 

ਤਹਿ ਤਹਿਂ ਬਢਿ ਗੁਰੁ ਮਾਰੈਂ। 

ਯਾਂਹੀਂ ਤੈ ਨਿਤ ਨ੍ਰਿਪ ਭੀ ਚਾਹੈ' 

ਸੁਜਸ ਬਢਯੋ ਗੁਰੁ ਭਾਰੈਂ। 

ਬਾਦਸ਼ਾਹਿ ਕੀ ਭੀ ਗੁਰੁ ਸੰਗੇ, 

ਅਧਿਕ ਪਰੀਤੀ ਥਾਈ। 

ਗੁਰੁ ਬੁਰ੍ਹਾਨਪੁਰਿ ਜਾਇ ਥਿਰੇ ਪੁਨ, 

ਸ਼ਾਹਿ ਗਯੋ ਅਗਵਾਈ ॥ ੩੯ ॥ 

ਭਏ ਗੁਰੂ ਕੇ ਸਿੱਖ ਤਹਾਂ ਬਹੁ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1799 


ਲੋਗ ਸ਼ਹਰ ਕੇ ਭਾਰੇ। 

ਬੀਸ ਰੋਜ਼ ਗੁਰੁ ਕੋ ਤਿਨ ਰਾਖ੍ਯੋ, 
ਧਰ ਕਰਿ ਪ੍ਰੇਮ ਅਪਾਰੇ। 

ਦਾਦੂ ਦ੍ਰਾਰੇ ਕਾ ਮਹੰਤ ਭੀ, 
ਜੈਤਰਾਮ ਤਹਿ ਆਯੋ। 

ਚੇਲੇ ਥੇ ਤਿਸ ਕੇ ਤਹਿ ਠਾਂ ਬਹੁ, 
ਇਸ ਹਿਤ ਤਹਾਂ ਥਿਰਾਯੋ ॥ ੪੦ ॥ 
ਜੀਵਨ ਦਾਸ ਮਹੰਤ ਬੈਰਾਗੀ, 
ਹੁਤੋਂ ਨੇਕ ਤਹਿ ਭਾਰੀ। 

ਕਰੀ ਕਰਾਈ ਸੇਵ ਅਧਿਕ ਤਿਨ, 
ਗੁਰੁ ਕੀ ਬਹੁਤ ਦਿਹਾਰੀ'। 
ਸਤਿਗੁਰੁ ਕਰੈਂ ਰੈਨ ਦਿਨ ਤਿਸ ਸੋਂ, 
ਗਯਾਨ ਜੋਗ ਕੀ ਚਰਚਾ। 

ਇਸ ਕਰਿ ਭੀ ਤਿਸ ਸ਼ਹਿਰ ਮਾਂਹਿ ਬਹੁ, 
ਪਰਜੋ ਗੁਰੂ ਕਾ ਪਰਚਾ' ॥੪੧॥ 
ਦੋਹਰਾ: 

ਫੇਰ ਮਹੰਤਨ ਏਕ ਦਿਨ, 
ਬੂਝਯੋ ਗੁਰੁ ਤੈ ਔਰ। 

ਅਬਿ ਤੁਮ ਆਗੇ ਕੌਨ ਦਿਸ, 
ਜਾਵਹੁੰਗੇ ਕਿਸ ਠੌਰ? ॥੪੨॥ 
ਪਾਧਰੀ ਛੰਦ: 

ਤਬਿ ਕਹਸੋ ਗੁਰੂ ਯੋਂ ਆਪ ਹਰਫ'। 
ਹਮ ਜਾਵਹਿੰਗੇ ਨਾਦੇੜ ਤਰਫ। 
ਤਟ ਗੰਗ ਗੁਦਾਵਰਿ ਕੇ ਥਿਰਾਇ'। 
ਹਿਤ ਲੌਕਕ ਬੈਦਕ ਰੀਤਿ ਭਾਇ' ॥ ੪੨ ॥ 


ਨਿਜ ਮਾਤ ਪਿਤਾ ਕੇ ਪਿੰਡ ਦਾਨ”। 


ਅੱਖਰ ਭਾਵ ਬਚਨ। 


।ਗੋਦਾਵਰੀ ਗੰਗਾ ਦੇ ਕਿਨਾਰੇ ਠਹਿਰ ਕੇ। 

'ਲੋਕ-ਰੀਤੀ ਅਤੇ (ਵੈਦਕ) ਧਾਰਮਕ-ਰੀਤੀ ਅਨੁਸਾਰ 
(ਰਹੁਰੀਤ ਕਰਨ) ਵਾਸਤੇ। 

#ਲੰਕਿਕ ਜਾਂ ਵੈਦਕ ਰੀਤੀ ਅਨੁਸਾਰ ਪਿੰਡ (ਜੌ ਦੇ ਆਟੇ ਦੇ 
ਪਿੰਨੇ ਜੋ ਹਿੰਦੂ ਲੋਕ ਪਿਤਰਾਂ ਨਮਿੱਤ ਦਾਨ ਕਰਦੇ ਹਨ) ਦੇਣੇ 
ਗੁਰੂ ਘਰ ਦੀ ਨ ਲੌਕਿਕ ਤੇ ਨ ਧਾਰਮਕ ਮਰਯਾਦਾ ਹੀ ਹੈ। 
ਇਹ ਕਥਨ ਗੁਰਮਤਿ ਰਹੁ-ਰੀਤਿ ਦੇ ਵਿਰੁੱਧ ਹੈ ਜੋ ਮੰਨਣ 
ਯੋਗ ਨਹੀਂ। ਗੁਰਬਾਣੀ ਦਾ ਮਹਾਂ ਵਾਕ ਹੈ : "ਪਿੰਡ ਪਤਲ 





1800 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮੇਰੀ ਕੇਸਉ ਕ੍ਰਿਆ ਸਚ ਨਾਮ ਕਰਤਾਰ"॥ ਜਿਸ ਦਾ ਅਰਥ 
ਹੈ ਕਿ ਮੇਰੇ ਲਈ ਪਿੰਡ, ਪੱਤਲਾਂ ਤੇ ਕ੍ਰਿਆ ਇਹੋ ਹੀ ਹੈ ਜੋ 
ਪ੍ਰਮੇਸ਼ਰ ਦੇ ਸਚੇ ਨਾਮ ਦਾ ਸਿਮਰਨ ਹੈ। 

ਕਰਵਾਂਵਹਿੰਗੇ ਸਦਗਤੀ ਦਾਨ'। ਸ੍ਰੇਸ਼ਟ ਗਤੀ ਜਾਣ ਕੇ। 

ਸੁਨਿ ਸਾਧੁ ਕਹਯੋ ਮਰਯਾਦ ਸੇਤ'। ਮਰਯਾਦਾ ਦੇ ਪੁਲ। 

ਤੁਮ ਪਾਲਕ ਨਾਟਕ ਨਰ ਕਰੇਤ' ॥ ੪੪ ॥ 'ਪਾਲਣਾ ਕਰਨ ਵਾਲੇ ਹੋ, ਮਨੁੱਖਾਂ ਵਾਂਗ ਨਾਟਕ ਕਰਦੇ ਹੋ। 

ਜਿਮ ਰਾਮ ਕ੍ਰਿਸ਼ਨ ਭੀ ਕਰਮ ਕੀਤ'। '(ਮਨੁੱਖਾਂ ਵਾਂਗ) ਕੌਤਕ ਕੀਤੇ ਹਨ। 

ਪਰ ਤਹਾਂ ਜਾਣ ਮੈਂ ਏਕ ਭੀਤ'। ਡਰ ਹੈ। 

ਹੈ ਸਾਧ ਅਜ਼ਮਤੀ ਤਹਾਂ ਏਕ। 

ਜਿਹ ਭੂਤ ਪ੍ਰੇਤ ਤਾਬੇ' ਅਨੇਕ ॥ ੪੫॥ 'ਅਧੀਨ। 

ਤਿਸ ਕਾ ਹੈ ਮਾਧੋ ਦਾਸ ਨਾਮ। 

ਵਹਿ ਭੇਖ ਬੈਸ਼ਨੋ ਬਿਦਤ ਆਮ'। 'ਬਹੁਤ ਮਸ਼ਹੂਰ ਹੈ। 

ਤਿਹ ਦੁਤੀ ਨਾਮ ਨਾਰੈਣ ਦਾਸ। 

ਲਛਮਨ ਬਾਲਾ ਭੀ ਬਿਦਤ ਖਾਸ ॥ ੪੬॥ 

ਹਨ ਤਾਬੇ ਤਿਸ ਕੇ ਪਾਂਚ ਬੀਰ। 

ਜੋ ਕਹਿਤ ਕਰਤ ਸੋ ਵਹੀ ਧੀਰ। 

ਇਕ ਰਖਜਯੋ ਪਲੌਗ ਵਿਛਾਇ ਨੀਕ। 

ਨਿਜ ਥਾਨ ਵਿਥੈ ਉਸ ਸਾਧੁ ਠੀਕ ॥੪੭॥ 

ਜੋ ਸਾਧੁ ਤਾਂਹਿ ਕੇ ਧਾਮ ਜਾਤ। 

ਵਹਿ ਪ੍ਰਿਥਮ ਸੇਵ ਤਿਸ ਕੀ ਕਮਾਤ। 

ਪੁਨ ਨਿਜ ਪੁਯੰਕ ਪੈ' ਤਿਹ ਬੈਠਾਇ। 'ਪਲੰਘ ਉੱਪਰ। 

ਬੀਰਨ ਤੈ ਦੈਹੈ ਫਿਰ ਗਿਰਾਇ ॥ ੪੮॥ 

ਸਾਧੂ ਹ੍ਹੈ ਨੀਚੇ ਉਪਰ ਮੰਚ। 

ਇਹੁ ਰਖਿਓ ਓਨਿ ਪੁਪੰਚ ਸੰਚ'। 'ਛ਼ਲ ਜਮ੍ਹਾਂ ਕਰਰਖਿਆ ਹੈ। 

ਦੈ ਤਾੜੀ ਕਰਿ ਹੈ ਅੱਟਹਾਸ'। 'ਖਿੜ ਖਿੜਾ ਕੇ ਹਸਦਾ ਹੈ। 

ਵਹਿ ਸਾਧੁ ਦੁਸ਼ਟ ਮਾਧੋ ਜੁ ਦਾਸ ॥੪੯॥ 

ਹੈ ਵਡੋਂ ਮਸ਼ਕਰਾ' ਮਹਾਂ ਮੂਢ। 

ਯੌਂ ਪਰਖਤ ਸੰਤਨ ਕੌ ਅਰੂਢ'। 

ਇਕ ਸਮੈਂ ਸੁਨੋ ਮੈਂ ਆਪ ਭੂਲ। 

ਕਰਿ, ਗਯੋ ਤਾਂਹਿ ਕੇ ਧਾਂਮ ਝੂਲ' ॥੫੦॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1801 


ਪਿਖਿ ਮੁਝ ਕੋ ਮਾਧੋ ਦਾਸ ਤਾਸ। 

ਕਰਿ ਪ੍ਰੇਮ ਬਿਠਾਯੋ ਪਲੰਘ ਖਾਸ'। 

ਫਿਰ ਉਠਜੋ ਧਰਾ ਤੈ ਪਲੰਘ ਸੋਇ। 

ਨਹਿ ਮੁਝ ਕੋ ਮਾਲਮ ਭਯੋਂ ਕੋਇ ॥੫੧॥ 

ਕਰਿ ਉਲਟਾ ਮੁਝ ਕੋ ਦਯੋ ਗੇਰ। 

ਮੈਂ ਹੁਇ ਸ਼ਰਮਿੰਦਾ ਉਠਯੋ ਫੇਰ। 

ਪਿਖਿ ਮੁਝ ਕੋ ਮਾਧੋ ਦਾਸ ਖਾਸ। 

ਦੈ ਤਾੜੀ ਕੀਨੋ ਅੱਟ ਹਾਸ ॥੫੨॥ 

ਇਮ ਸਭਿ ਸੋਂ ਖਿੱਲੀ ਸੋ ਕਰੱਤ। 

ਨਹਿਂ ਪੀਰ ਫਕੀਰਨ ਤੈ ਡਰੱਤ। 

ਯਾਂ ਤੇ ਤੁਮ ਜਈਓ ਤਹਾਂ ਨਾਹਿਂ। 

ਮੈਂ ਕਹਯੋ ਆਪ ਢਿਗ ਸਾਚੁ ਯਾਹਿ ॥੫੩॥ 

ਯਹਿ ਸੁਨ ਕਰਿ ਫਿਰ ਗੁਰੁ ਕਹਯੋ ਐਸ। 

ਹੂੰ ਹੈ ਗੁਰੂ ਨਾਨਕ ਕਰੈਂ ਜੈਸ। 

ਅਬਿ ਜਾਇ ਪਿਖੋਂ ਮੈਂ ਠੀਕ ਤਾਂਹਿਂ। 

ਤਿਸ ਤੇ ਭੈ ਕਰਨਾ ਠੀਕ ਨਾਂਹਿਂ ॥੫੪॥ 

ਤੁਮ ਸਤੋਂ ਗੁਨੀ ਗਾਰੀਬ ਸਾਧ। 

ਬਿਨ ਸ਼ਸਤ੍ਰੀ ਭੀਰੂ' ਨਿਰਉਪਾਧਿ”। 

ਅਰ ਮੋਠ ਬਾਜਰੀ ਅਚਨਹਾਰ। 

ਤੁਮ ਕਯੋਂ ਨਹਿਂ ਤਿਸ ਤੇ ਡਰੋ ਯਾਰ ॥੫੫॥ 

ਹਮ ਰਜੋ ਗੁਨੀ ਛੱਤ੍ਰੀ ਸੁਬੀਰ। 

ਜਗ ਮੈਂ ਕਹਿਲਾਵਤ ਮੀਰ ਪੀਰ। 

ਪੁਨ ਸਿੰਘ ਸ਼ਸਤ੍ਹੀ ਅਧਿਕ ਸੰਗ। 

ਜੀਤੇ ਹੈਂ ਜਿਨਹੂੰ ਅਧਿਕ ਜੰਗ ॥੫੬॥ 

ਸਭਿ ਮਾਸ ਅਹਾਰੀ ਬਲੀ ਬੀਰ। 

ਬਾਂਕੇ ਸੁਠ' ਨਿੱਡਰ ਅਧਿਕ ਧੀਰ। 'ਸੁੰਦਰ (ਬਾਂਕੇ) ਸਜਾਵਟ ਵਾਲੇ। 
ਹਮ ਸਿੰਘ ਨਾਮ ਹੈਂ ਸਮ ਮ੍ਰਿਗਿੰਦਾ। 'ਸ਼ੇਰ ਵਾਂਗ। 
ਵਹਿ ਕਹਾਂ ਬੈਸਨੋਂ ਮਤ ਗਜਿੰਦ' ॥੫੭॥ 'ਮਸਤ ਹਾਥੀ। 
ਹਮ ਜਾਇ ਪਿਖੈਂ ਤਿਹਿ ਕਰਾਮਾਤ। 

ਕਿਸ ਤੈ ਉਨ ਪਾਈ ਕੌਨ ਭਾਂਤਿ'। 'ਕਿਸ ਤਰ੍ਹਾਂ। 





1802 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੇ ਅੜ ਹੈ ਮੁਝ ਸੋਂ ਕਿਸੀ ਭਾਂਤਿ। 

ਸਭਿ ਖੋਂਸਹੁੰ! ਤਿਸ ਕੀ ਕਰਾਮਾਤ ॥੫੮॥ 

ਹਮ ਗੁਰੁ ਘਰ ਕਾ ਤਿਹ ਕਰੈਂ ਸਿੱਖ। 

ਮੈਂ ਕਹੋਂ ਸਾਚ ਤੁਮ ਲੈਹੁ ਪਿੱਖ। 

ਹੈ ਕੋਨ ਵਸਤ ਉਸ ਢਿਗ ਬਿਸਾਲ। 

ਅਬਿ ਕਹੋ ਆਪ ਤਿਹ ਸਭਿ ਹਵਾਲ ॥ ੫੯॥ 

ਦੋਹਰਾ: 

ਸੁਨ ਕਰਿ ਗੁਰੁ ਕੇ ਬਚਨ ਫਿਰ, 

ਬੋਲਯੋ ਸਾਧੁ ਮਹੰਤ। 

ਲਗਜੋ ਸੁਨਾਵਨ ਗੁਰੂ ਕੋ, 

ਤਿਸ ਕਾ ਸਭਿ ਬ੍ਰਿਤੰਤ ॥੬੦॥ 

ਗੰਗਾ ਵਡੀ ਗੁਦਾਵਰੀ, 

ਸਭਿ ਜਗ ਮੈਂ ਪੁਸਿੱਧ। 

ਸ਼ਹਿਰ ਨਦੇੜ ਸੁ ਤਾਂਹਿ ਤਟ, 

ਰਹਤ ਸਾਧੁ ਸੋ ਸਿੱਧ ॥੬੧॥ 

ਛਪੈ ਛੰਦ: 

ਪ੍ਰਥਮ ਹੁਤੋ ਵਹਿ ਕੀਰ', 

ਮਿਲਯੋ ਪੁਨ ਸੰਤਨ ਸੰਗੇ। 

ਬਹੁਤ ਸੈਲ ਉਨ ਕਰਜੋ, 

ਧਰਾ ਕਾ ਸਹਿਤ ਉਮੰਗੇ। 

ਤਾਂਹਿ ਬਡ ਸੇਵਕ ਕਮਾਈ। 

ਨਿਜ ਬਿਦਯਾ ਉਨ ਸਭੀ, 

ਏਸ ਕੋ ਤਬੀ ਬਤਾਈ। 

ਪੁਨ ਨਿਜ ਪੋਥੀ ਤਿਹ ਦੈ ਕਹਯੋ, 

ਤੁਮ ਇਸੈ ਰਾਖੀਓ ਗੋਪ ਭਲ'। 'ਚੰਗੀ ਤਰ੍ਹਾਂ ਗੁਪਤਰੱਖੀਂ। 
ਪ੍ਰਗਟ ਕਰੇ ਤੈ ਜਗਤ ਮੈਂ, 

ਫਿਰ ਨ ਰਹੈਗੋ ਤੋਰ ਬਲ ॥ ੬੨॥ 

ਸ਼ਸਤੁ ਨਾਰੀ ਦੁਰਗ' ਬਿਤ”, 'ਕਿਲ੍ਹਾ। “ਧਨ। 
ਹਯ' ਪਾਰਸ ਜੰਤੁ। 'ਘੋੜਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1803 


ਸਿੱਧ ਔਖਧੀ' ਮਣੀ, 
ਕੀਮੀਆਂ' ਬੀਰ? ਰੁ ਮੰਤ੍ਰ 
ਇਨ ਕੇ ਪਰਗਟ ਕਰੇ, 
ਜਗਤ ਮੈਂ ਬਢੈ ਉਪਾਧੀ। 
ਸੁਨ ਕਰਿ ਲੈਹੈਂ ਛੀਨ', 
ਭੂਪ ਜੇ ਜਗ ਮੈਂ ਬਾਦੀ'। 


ਭਲ ਯਹਿ ਵਿਚਾਰ ਕਰਿ ਇਨਿ ਧਨੀ, 


ਰਾਖੈ ਗੋਪ ਸੰਭਾਰ ਵਰ'। 


ਪੁਨ ਪਿਖਿ ਅਧਿਕਾਰੀ ਦੇਯ ਬਰ', 


ਵਰਤੈ ਆਪ ਵਿਚਾਰ ਕਰਿ ॥੬੨॥ 


ਤਿਸ ਪੋਥੀ ਕੇ ਸੁਨੋ, 
ਕਿਛੁਕ ਗੁਨ ਕਰੋਂ ਬਖਾਨੀ। 
ਨਿਜ ਵਡਿਅਨ ਤੇ ਸੁਨੇ, 
ਜੈਸ ਬਿਧਿ ਮੈਂ ਨਿਜ ਕਾਂਨੀ। 
ਨਾਮ ਸ਼ਾਵਰੀ ਸਿੱਧ 
ਲੂਣੀਆ, ਗੋਰਖ ਚੇਲਾ'। 


ਤਾ ਮੰਤਰ ਤਿਸ ਮਾਂਹਿ 
ਔਰ ਸ਼ਾਵਰ ਸ਼ਿਵ ਮੇਲਾ'। 


ਇੰਦੂ ਜਾਲ' ਦਤ? ਪਟਲ ਬਹੁ, 


ਪੁਨ ਅਦਭੁਤ ਖਯਾਲ ਬੰਗਾਲ ਕਾ'। 
ਸਭਿ ਜੰਤ੍ਰ' ਮੰਤ੍ਰ ਤੰਤ੍ਰੀਨ ਕੀ”, 


ਹੈਂ ਤਾਂ ਮੈਂ ਬਹੁ ਮਾਲਿਕਾ' ॥੬੪॥ 


'ਪਰਖੀ ਹੋਈ ਦਵਾਈ। 
'ਰਸਾਇਣ। “ਬੀਰ (ਵਸ ਕੀਤੇ ਹੋਏ)। ਅਤੇ ਮੰਤ੍। 


'ਖੋਹ ਲੈਣਗੇ। 
'ਝਗੜਾਲੂ ਰਾਜੇ। 


ਇਨ੍ਹਾਂ (ਗੁਣਾਂ) ਦੇ ਮਾਲਕ ਚੰਗੀ ਤਰ੍ਹਾਂ ਸੰਭਾਲ ਕੇ ਗੁਪਤ 
ਰੱਖਦੇ ਹਨ। 
'ਸ੍ਰੇਸ਼ਟ (ਗੁਣ ਜਾਂ ਵਸਤੂਆਂ) ਦੇਂਦੇ ਹਨ। 


।ਸ਼ਾਵਰੀ) ਸ਼ਿਵ ਦੇ ਤੰਤਰ ਸ਼ਾਸਤਰ ਦਾ ਜਾਣੂ, ਲੂਣੀਆਂ ਨਾਮ ਦਾ 
ਸਿੱਧ ਗੋਰਖ ਦਾ ਚੇਲਾ ਸੀ। 


'ਤਿਸ ਪੋਥੀ ਵਿੱਚ ਤਿਸ ਲੂਣੀਏ ਸਿੱਧ ਦੇ ਮੰਤ੍ਰ ਸਨ ਅਤੇ 
(ਸ਼ਾਵਰ) ਸ਼ਿਵਾਂ ਦਾ ਤੰਤ੍ਰ ਸ਼ਾਸਤ੍ਰ ਵੀ (ਮੇਲਾ) ਲਿਖਿਆ 
ਹੋਇਆ ਸੀ। 

'ਜਾਦੂਗਰੀ। “ਦਾਨ ਦੇਣ ਦੇ ਮੰਤ੍ਰ। 'ਤੰਤੂ ਸ਼ਾਸਤ੍ਰ ਦੇ ਮਤ 
ਅਨੁਸਾਰ ਮੰਤ੍ਰ ਦਾ ਆਵਰਣ ਰੂਪ ਮੰਤ੍ਰ ਭਾਵ ਮੰਤ੍ਰ ਦਾ ਸੰਪਟ 
ਜਿਵੇਂ 'ਓਅੰ ਨਮਹ' ਮੰਤ੍ਰ ਨੂੰ ਕਿਸੇ ਮੰਤ੍ਰ ਦੇ ਆਦਿ ਅਤੇ ਅੰਤ 
ਦੇਈਏ, ਮੁੱਢ 'ਚ ਓਅੰ ਤੇ ਅੰਤ 'ਚ ਨਮਹ। 

'ਅਤੇ ਅਸਚਰਜ ਖ਼ਿਆਲਾਂ ਦੇ ਬੰਗਾਲ ਦੇਸ ਦੇ ਮੰਤ੍। 

'ਕਾਗਜ਼ ਉੱਪਰ ਲਿਖੇ ਅੱਖਰ ਜਾਂ ਹਿੰਦਸੇ ਜੋ ਕਿਸੇ ਸ਼ੈ 'ਚ ਮੜ੍ਹਾ 
ਕੇ ਕਿਸੇ ਥਾਂ ਦੱਬੇ ਜਾਂਰੱਖੇ ਜਾਣ ਜਾਂ ਕਿਸੇ ਦੇ ਅੰਗਾਂ ਨਾਲ ਬੰਨ੍ਹੇ 
ਜਾਣ। “ਕਾਰਜ ਸਿੱਧੀ ਲਈ ਜਪਣ ਯੋਗ ਸ਼ਬਦ। “ਟੂਣਿਆਂ 
(ਜਾਦੂਆਂ) ਦੀਆਂ। 

'ਬਹੁਤ ਪੰਕਤੀਆਂ (ਲੜੀਆਂ) ਹਨ। 





16804 


ਕਬਿੱਤ: 
ਪਾਰਸ ਕੀ ਭਾਲ' ਨਾਗ ਅਰਜਨ ਕੀ ਮਾਲ?, 


ਦ੍ਰਿਸ਼ਟਿ ਬੰਧ ਜਲ ਖਯਾਲ” ਔ ਰਸਾਇਨ ਬਨਾਨ 
ਕੀ। 
ਗੋਪ ਧਨ ਕਾਢਨ ਕੀ', ਕਾਹੂੰ ਪੌਨ ਚਾਢਨ ਕੀ”, 


ਅੰਨ ਧਨ ਬਾਢਨ ਕੀ' ਆਪ ਛਪ ਜਾਨ ਕੀ। 
ਬੂਟੀ ਕੇ ਬੁਲਾਵਨ ਕੀ ਪੌਰਸ ਬਨਾਵਨ ਕੀ', 
ਮੁਰਦੇ ਜਗਾਵਨ ਕੀ' ਬਿਸੁ ਕੇ ਪਛਾਨ ਕੀ”। 
ਸੱਤ੍ਹਨ ਕੇ ਮਾਰਨ ਕੀ ਮਿੱਤ੍ਰਨ ਕੇ ਪਾਰਨ ਕੀ', 
ਪਿੱਤ੍ੂਨ ਕੇ ਤਾਰਨ ਕੀ ਪੁੱਤ੍ਰਨ ਕੇ ਦਾਨ ਕੀ' 
॥੬੫॥ 

ਮੋਹਨ' ਉਚਾਟਨ ਕੀ? ਅਰਿ ਦਲ ਡਾਟਨ ਕੀ“, 


ਸਿੰਧੁ ਸੇਤੁ ਠਾਟਨ ਕੀ' ਪਾਟਨ ਮਿਲਾਨ ਕੀ?। 


ਤਨ ਬਦਲਾਵਨ ਕੀ', ਧਨ ਹਰ ਲਯਾਵਨ ਕੀ?, 
ਨਾਟਕ ਦਿਖਾਵਨ ਕੀ' ਨਭ? ਉਡ ਜਾਨ ਕੀ। 
ਜੂਪ ਜੀਤ ਪਾਵਨ ਕੀ' ਕੂਪ ਪੈ ਬਿਰਾਵਨ ਕੀ”, 
ਬੀਜਰੀ ਗਹਾਵਨ ਕੀ' ਗੋਲਾ ਕੇ ਗਿਰਾਨ ਕੀ?। 
ਭੂਪ ਬਸ ਲਯਾਵਨ ਕੀ' ਪੌਨ ਕੇ ਚਲਾਵਨ ਕੀ, 
ਮੇਂਹ ਬਰਸਾਵਨ ਕੀ ਮੱਕਰੀ ਹਟਾਨ ਕੀ' ॥ ੬੬॥ 
ਬਖਤ੍ਰ' ਸਜਾਵਨ ਕੀ ਸ਼ਸਤ੍ ਚਲਾਵਨ ਕੀ, 
ਅਸਤੁ ਤਜਾਵਨ ਕੀ' ਤੀਨ ਕਾਲ ਗਜਾਨ ਕੀ”। 


ਏਕਹੂੰ ਬਿਸੱਖ ਤੇ ਸੁ ਲੱਖ ਹੋਇ ਜਾਇ ਲਾਗੈਂ', 
ਏਕ ਜਨ ਬੇਧੇ ਕੁਲ ਜਨ ਬੇਧੇ ਜਾਨ ਕੀ'। 


ਨਾਗ ਪਾਂਸ ਪਾਵਨ ਕੀ' ਸਿਲਾ ਬਰਸਾਵਨ ਕੀ”, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਪਾਰਸ ਟੋਲਣ ਦੀ ਵਿਦਿਆ। “ਨਾਗ ਅਰਜਨੀ ਬੂਟੀ ਦੇ 
ਮੰਗਾਉਣ ਦੀ ਵਿੱਦਿਆ ਦੀਆਂ ਪੰਕਤੀਆਂ। 

'ਨਿਗਾਹ ਬੰਨ੍ਹਣ ਦੀ ਵਿਦਿਆ। “ਪਾਣੀ 'ਚ ਤਰਣ ਦੀ 
(ਖਿਆਲ]ਰੀਤੀ। 

'ਗੁਪਤ ਧਨ ਦੇ ਕੱਢਣ ਦੀ ਵਿੱਦਿਆ। “ਕਿਤੇ ਪ੍ਰਾਣਾਂ ਦੇ ਦਸਮ 
ਦੁਆਰ ਵਿੱਚ ਚੜ੍ਹਾਉਣ ਦੀ ਵਿੱਦਿਆ। 

'ਅੰਨ ਤੇ ਧਨ ਦੇ ਵਧਾਉਣ ਦੀ ਵਿੱਦਿਆ। 

'ਬਲ ਬਣਾਉਣ ਦੀ। 

'ਮਸਾਣ ਜਗਾਉਣ ਦੀ। “ਜ਼ਹਿਰ ਦੇ ਪਛਾਨਣ ਦੀ। 

'ਪਾਲਣ ਦੀ। 

ਪੁੱਤਰਾਂ ਦੇ ਦੇਣ ਦੀ। 


'ਮੋਹਤ ਕਰ ਲੈਣ ਦੀ। “ਉਦਾਸ ਕਰ ਦੇਣ ਦੀ। “ਵੈਰੀ ਦੀ ਫ਼ੌਜ 
ਨੂੰ ਤਾੜਨ ਦੀ। 

'ਸਮੁੰਦਰ ਉੱਤੇ ਪੁਲ ਬੰਨ੍ਹਣ ਦੀ। “ਪਾਟਿਆਂ ਨੂੰ ਮਿਲਾਉਣ 
ਦੀ। 

'ਸ਼ਰੀਰ ਬਦਲ ਲੈਣ ਦੀ। “ਧਨ ਨੂੰ ਚੁਰਾ ਲੈ ਆਉਣ ਦੀ। 
'ਕੋਈ ਚਮਤਕਾਰ ਵਿਖਾਉਣ ਦੀ। ਅਕਾਸ਼ 'ਤੇ। 

'ਜੂਏ 'ਚ ਜਿੱਤ ਪਾਉਣ ਦੀ। “ਖੂਹ 'ਤੇ ਬੈਠਣ ਦੀ। 
'ਬਿਜਲੀ ਨੂੰ ਫੜਨ ਦੀ। “ਗੜਿਆਂ ਦੇ ਸੁੱਟਣ ਦੀ। 

'ਰਾਜਿਆਂ ਨੂੰ ਵੱਸ ਕਰ ਲਿਆਉਣ ਦੀ। 

।ਆਹਣ (ਟਿੱਡੀ ਦਲ) ਦੇ ਹਟਾਉਣ ਦੀ। 

'ਸੰਜੋਆਂ। 

'ਤੀਰ ਚੱਕਰ ਆਦਿ ਦੇ ਛੱਡਣ ਦੀ (ਅਸਤ੍ਰ- ਉਹ ਸ਼ਸਤੁ ਜੋ 
ਸੁੱਟਿਆ ਜਾਵੇ, ਤੀਰ ਗੋਲੀ ਚੱਕਰ ਆਦਿ।) “ਤਿੰਨਾਂ ਸਮਿਆਂ ਦੇ 
ਗਿਆਨ ਦੀ। 

'ਇਕ ਤੀਰ ਤੋਂ ਲੱਖਾਂ ਤੀਰ ਹੋ ਕੇ ਜਾ ਲੱਗਣ। 

'ਇਕ ਬੰਦੇ ਦੇ ਵਿੰਨ੍ਹੇ ਜਾਣ ਨਾਲ ਸਾਰੀ ਕੁਲ ਦੇ ਬੰਦੇ ਵਿੰਨ੍ਹੇ 
ਜਾਣ ਦੀ। 

'ਨਾਗ ਫਾਸ ਪਾਉਣ ਦੀ, (ਨਾਗ ਫਾਸ- ਪੁਰਾਣਾਂ ਅਨੁਸਾਰ 
ਇਕ ਮੰਤ੍ਰ ਕ੍ਰਿਆ ਜਿਸ ਨਾਲ ਵੈਰੀਆਂ ਨੂੰ ਸੱਪਾਂ ਦੀ ਫਾਹੀ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1805 


ਨਾਲ ਬੰਨ੍ਹਿਆ ਜਾਂਦਾ ਸੀ।) “ਪੱਥਰ ਵਰ੍ਹਾਉਣ ਦੀ। 
ਮਰੇ ਕੋ ਜਜਾਵਨ ਕੀ ਦੇਵ ਬਸ ਲਯਾਨ ਕੀ'। 'ਦੇਵਤੇ ਨੂੰ ਵੱਸ ਕਰ ਲਿਆਉਣ ਦੀ। 
ਚੰਦ ਸੁਰ ਹੋਰਨ ਕੀ' ਤਾਰਾ ਗਨ ਤੋਰਨ ਕੀ, 'ਚੰਦ ਤੇ ਸੂਰਜ ਨੂੰ ਰੋਕਣ ਦੀ। “ਸਾਰੇ ਤਾਰਿਆਂ ਨੂੰ ਤੋੜਨ ਦੀ। 
ਆਕੀ ਗਢ ਫੋਰਨ ਕੀ' ਤੱਤਨਿ ਮਿਲਾਨ ਕੀ? 'ਆਕੀ ਕਿਲ੍ਹਿਆਂ ਨੂੰ ਤੋੜਨ ਦੀ। “ਵਿਰੋਧੀ ਤੱਤਾਂ ਨੂੰ 
॥੬੭॥ ਮਿਲਾਉਣ ਦੀ। 
ਦੋਹਰਾ: 
ਚੌਸਠ ਬਿੱਦਯਾ' ਜਗਤ ਮੈਂ, 'ਚੌਹਟ (੬੪) ਵਿੱਦਿਆ। 
ਜੇਤਿਕ ਹੈਂ ਕਹਿ ਬੇਦ। 
ਤਿਸ ਪੋਥੀ ਮੈਂ ਸਭਿ ਲਿਖੀ, 
ਆਵਤ ਤਾਂ ਕੋ ਭੇਦ ॥੬੮॥ 'ਤਿਸ (ਮਾਧੋ ਦਾਸ) ਨੂੰ ਸਾਰੀਆਂ ਵਿੱਦਿਆ ਦਾ ਭੇਦ ਆਉਂਦਾ 


ਹੈ। 
ਯਾਹੀ ਤੈ ਨਹਿ ਜਾਈਓ, 
ਆਪ ਤਾਂਹਿ ਕੇ ਧਾਮ। 
ਅਤਿ ਕਪਟੀ ਵਹਿ ਮਸਕਰਾ, 
ਤੁਮ ਸੋਂ ਕਰੈ ਕੁਕਾਂਮ' ॥੬੯॥ 
ਚੌਪਈ: 
ਇਤਯਾਦਿਕ ਬਹੁ ਸ਼ਕਤੀ ਤਾਂ ਕੀ। 
ਉਭੈ ਮਹੰਤਨ ਭਾਖੀ ਬਾਂਕੀ। 
ਸੁਨਿ ਮੁਸਕਾਇ ਗੁਰੂ ਪੁਨ ਗੋਈ'। 
ਇਸ ਤੈ ਸੌ ਗੁਨ ਕਯੋਂ ਨਹਿਂ ਹੋਈ ॥ ੭੦॥ 
ਐਸੀ ਹੈ ਹਮ ਢਿਗ ਇੱਕ ਬਿੱਦਯਾ। 
ਜਿਸ ਆਗੈ ਸਭਿ ਔਰ ਅਬਿੱਦਯਾ'। 'ਜਿਸ ਵਿੱਦਿਆ ਅੱਗੇ ਹੋਰ ਸਾਰੀਆਂ ਵਿੱਦਿਆ, ਅਵਿੱਦਿਆ 
ਹੋਂ ਜਾਂਦੀਆਂ ਹਨ। 
ਗੁਰੁ ਨਾਨਕ ਉਚਰਜੋ ਜੋ ਮੰਤਾ'। 'ਮੰੜ੍। 
ਵਾਹਿਗੁਰੂ ਸਭਿ ਬੇਦਨਿ ਤੰਤਾ' ॥ ੭੧॥ ਵੇਦਾਂ ਦਾ ਤੱਤ ਹੈ। 
ਜੇਤਿਕ ਸ਼ਕਤਿ ਤੈਂ ਤਾਂ ਕੀ ਗਾਈ। 
ਇਸ ਆਗੇ ਤਿਸ ਚਲੈ ਨ ਕਾਈ। 
ਤਾਰਾ ਗਨ ਜਿਮ ਦਿਨਕਰ ਆਗੇ'। 'ਜਿਵੇਂ ਸਾਰੇ ਤਾਰੇ ਸੂਰਜ ਅੱਗੇ। 
ਸਿੰਘ' ਪੇਖਿ ਜਿਮ ਗਜ ਗਨ? ਭਾਗੇ ॥ ੭੨॥ 'ਸ਼ੇਰ। “ਸਾਰੇ ਹਾਥੀ। 
ਬਿਖਧਰ ਬ੍ਰਿੰਦ' ਗਰੁੜ ਤੈ ਜੈਸੇ। 'ਸਾਰੇ ਸੱਪ। 
ਬਾਜ ਸਮੁਖ ਜਯੋਂ ਬਿਹੰਗ' ਨ ਬੈਸੇ। 'ਪੰਛੀ। 





1806 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਮਾਯਕ ਬਿੱਦਯਾ ਜਗ ਮੈਂ ਜੇਤੀ। 

ਵਾਹਿਗੁਰੂ ਆਗੇ ਤਜੋਂ ਤੇਤੀ ॥ ੭੩ ॥ 

ਫਿਰ ਜੋ ਤੁਮ ਮੁਹਿ ਅਧਿਕ ਡਰਾਯੋ। 

ਤਾਂ ਕਾ ਵਡ ਪ੍ਰਤਾਪ ਜਨਾਯੋ। 

ਸੋ ਤੈਂ ਹਮਰਾ ਮਰਮ' ਨ ਜਾਨਾ। 

ਆਪ ਸਮਾਨ ਮੋਹਿ ਅਨੁਮਾਨਾ' ॥ ੭੪॥ 

ਤੈਂ ਤੌ ਪੀਓ ਪਾਦ ਪਖਾਰੈ”। 

ਭਿਖਯਾ ਮਾਂਗ ਅਚੀ' ਪੁਨ ਜ੍ਹਾਰੈਂ। 'ਖਾਧੀ। 

ਹਮ ਖੰਡੇ ਕਾ ਅੰਮ੍ਰਿਤ ਛਕਜੋ। 

ਕਰਿ ਅਖੇਰ ਬਹੁ ਆਮਿਖ ਅਚਜਯੋ' ॥ ੭੫॥ 'ਸ਼ਿਕਾਰ ਕਰ ਕੇ ਬਹੁਤਾ ਮਾਸ ਖਾਧਾ ਹੈ। 
ਪੁਨ ਹਮ ਸਿੰਘ ਸ਼ਸਤ੍ਰ ਅਨੁਰਾਗੀ'। 'ਪ੍ਰੀਤਵਾਨ। 

ਮਤ ਗਜਿੰਦ' ਸੋ ਕਯਾ ਬੈਰਾਗੀ। ਮਸਤ ਹਾਥੀ ਵਾਂਗ। 
ਅਬਿ ਹਮ ਜੈਹੈਂ ਤਹਾਂ ਨਿਸੰਗੈਂ। 

ਤੁਮ ਨਿਜ ਚੇਲਾ ਦਿਹੁ ਇਕ ਸੰਗੈਂ ॥ ੭੬॥ 

ਹਮਰੀ ਉਸ ਕੀ ਹ੍ਹੈ ਜਿਮ ਬਾਤੈ'। 

ਤੁਮ ਢਿਗ ਆਇ ਕਹੈ ਬਖਯਾਤੈਂ। 

ਯੌਂ ਕਹਿ ਸੰਗ ਲਯੋ ਇਕ ਸਾਧੂ। 

ਚਲੇ ਤਹਾਂ ਤੈ ਗੁਰੂ ਅਗਾਧੂ ॥ ੭੭ ॥ 

ਬਾਘ' ਮ੍ਰਿਗ ਸੂਕਰ? ਸਸਿ ਗੇਂਡੇ। 'ਸ਼ੇਰ। “ਸੂਰ। 'ਸਹੇ। 
ਇਨ ਕੋ ਹਰਤ' ਚਲੇ ਗੁਰੁ ਪੈਂਡੇ”। 'ਮਾਰਦੇ। “ਰਸਤੇ। 
ਬਾਲਾ ਪੁਰਿ ਆਕੋਲੇ ਸ਼ਹਿਰੈਂ। 

ਉਤਰੇ ਤਹਾਂ ਦੋਇ ਦਿਨ ਬਹਿਰੈਂ! ॥ ੭੮॥ ਵਿਚਰੇ। 

ਪੁਨਾ ਬਨੇਰੇ ਸ਼ਹਿਰ ਸਿਧਾਏ। 

ਏਕ ਦਿਵਸ ਰਹਿ ਆਗੇ ਧਾਏ। 

ਸ਼ਹਿਰ ਗਏ ਅਮਰਾਵਤਿ ਜਬਿ ਹੀ। 

ਸਿੱਖ ਤਹਾਂ ਕੇ ਆਏ ਸਭਿ ਹੀ ॥ ੭੯॥ 

ਦੋਹਰਾ: 

ਲੈ ਭੇਟਾ ਗੁਰੁ ਕੋ ਮਿਲੇ, 

ਆਗੇ ਸਭਿ ਹੀ ਆਇ। 

ਡੇਰਾ ਕੀਨੋ ਤਹਾਂ ਗੁਰੁ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1807 


ਪਿਖਿ ਥਲ ਸੁਚ ਅਧਿਕਾਇ ॥੮੦॥ 
ਸ਼ਾਹਿ ਬਹਾਦਰ ਕੋ ਗੁਰੂ, 
ਪਤਿਸਾਹੀ ਦਿਲਵਾਇ। 
ਥਿਰੇ ਜਾਇ ਅਮਰਾਵਤੀ, 
ਭਯੋ ਇਤੀ ਯਹਿ ਧਾਇ ॥ ੮੧॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਮਾਨ ਸਿੰਘ ਵਿਰਚਿਤੇ 'ਦੱਖਨ ਜਾਵਨ, ਬਹਾਦਰ ਸ਼ਾਹਿ 
ਕੋ ਪਾਤਸ਼ਾਹੀ ਦਿਲਾਵਨ, ਬਰਨਨੰ ਨਾਮ ਉਣਹੱਤ੍ਮੋਂ ਬਿਸ਼ਾਮ ॥੬੯॥ 





1808 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


੭੦. (ਗੋਦਾਵਰੀ ਦੇ ਕੰਢੇ 'ਤੇ ਨਦੇੜ ਸ਼ਹਿਰ ਪਾਸ ਉਤਾਰਾ, ਬੰਦੇ ਨੂੰ ਸਿੱਖ ਬਣਾ ਕੇ ਪੰਜਾਬ ਦੀ ਤਰਫ ਭੇਜਣਾ) 


ਦੋਹਰਾ: 
ਕਲਿ ਕੁਚਾਲ ਨਿਸ ਕੋ ਹਰਯੋ, 
ਕਰਯੋ ਜਗਤ ਪ੍ਰਕਾਸ'। 


ਸੀ ਨਾਨਕ ਰਵਿ ਰੂਪ ਕੌ, 
ਧਰਿ ਉਰਿ ਕਰਿ ਤਮ ਨਾਸ' ॥੧॥ 


ਸ਼ਹਿਰ ਨਦੇੜ ਗੁਦਾਵਰੀ 
ਤਟ, ਉਤਰੈਂ ਜਯੋਂ ਜਾਇ। 
ਬੰਦੇ ਕੋ ਨਿਜ ਸਿੱਖ ਕਰਿ, 
ਪਠੈਂ ਪੰਜਾਬ ਦਿਸਾਇ' ॥੨॥ 
ਕਹਿਹੋਂ ਤੁਮੈਂ ਸੁਨਾਇ। 
ਕਿਤਿਕ ਦਿਵਸ ਅਮਰਾਵਤੀ, 
ਰਹੇ ਗੁਰੂ ਮੁਦ ਪਾਇ ॥੨॥ 
ਤਹਿਂ ਤੈ ਫਿਰ ਆਗੈ ਚਲੇ, 
ਖੇਲਤ ਭਲੇ ਸ਼ਿਕਾਰ। 

ਤਟ ਗੁਦਾਵਰੀ ਸਾਰ' ॥੪॥ 
ਯੌੱ ਗੁਰੁ ਦੱਖ ਪੁਤੱਖ, ਸੁ ਦੱਖਨ 
ਦੇਸ ਬਿਲੱਖਨ ਜਾਇ ਬਿਰਾਇ'। 


ਤਾਨੇ ਬਿਤਾਨੇ ਕਿਤਾਨੇ ਮਹਾਨੇ, 
ਕਨਾਤ ਰੁ ਖੇਮੇ ਅਨੇਮੇ ਲਗਾਏ'। 
ਤਾਸਨ ਕੇ ਅਸਮਾਨ ਵਿਖੈ ਸੁ 
ਨਿਸਾਨ ਲਸੈਂ, ਤੜਤੈਂਹ ਲਜਾਏ'। 


ਸਾਫ ਕਰਾਇ ਜ਼ਮੀਨ ਘਨੀ', 
ਬਹੁ ਫਰਸ਼ਰੰਗੀਨ' ਗੁਰੂ ਕਰਵਾਏ ॥੫॥ 


'ਕਲਜੁਗ ਦੀ ਖੋਟੀ ਚਾਲ ਰੂਪ ਰਾਤ ਨੂੰ ਨਾਸ ਕੀਤਾ ਅਤੇ 
ਜਗਤ ਵਿੱਚ ਗਿਆਨ ਦਾ ਪੁਕਾਸ਼ ਕੀਤਾ। 


ਉਸ ਸ੍ਰੀ ਗੁਰੂ ਨਾਨਕ ਦੇਵ ਰੂਪ ਸੂਰਜ ਨੂੰ ਹਿਰਦੇ ਵਿੱਚ ਧਾਰ 
ਕੇ ਆਪਣੇ ਅਗਿਆਨ ਦੇ ਅਨ੍ਹੇਰੇ ਦਾ ਨਾਸ ਕਰ। 


'ਸ੍ਰੇਸ਼ਟ। 


'ਇਸ ਤਰ੍ਹਾਂ (ਦੱਖ) ਚਤੁਰ ਸਤਿਗੁਰੂ ਪ੍ਰਤੱਖ ਹੀ ਸ੍ਰੇਸ਼ਟ ਤੇ 
ਅਸਚਰਜ ਦੱਖਣ ਦੇਸ ਵਿੱਚ ਜਾ ਠਹਿਰੇ। 


'ਕਿਤਨੇ ਹੀ ਵੱਡੇ (ਬਿਤਾਨੇ) ਚੰਦੋਏ ਤਾਣ ਦਿੱਤੇ ਅਤੇ 
(ਅਨੇਮੇ] ਬਹੁਤੀਆਂ ਕਨਾਤਾਂ ਤੇ ਤੰਬੂ ਲਾ ਦਿੱਤੇ। 


'ਤਾਸ (ਬਾਦਲੇ) ਦੇ ਅਸਮਾਨ ਵਿੱਚ ਚੰਗੇ ਝੰਡੇ ਚਮਕਦੇ ਹਨ 
ਜੋ ਬਿਜਲੀ ਨੂੰ ਸ਼ਰਮਿੰਦਾ ਕਰਦੇ ਹਨ। 

'ਬਹੁਤੀ। 

'ਰੰਗਦਾਰ ਵਿਛਾਈਆਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਚਾਰ ਦਿਸਾ ਉਤਰਜੋ ਗੁਰੁ ਕੇ, 

ਦਲ ਸਿੰਘਨ ਕਾ ਸਭਿ ਹੀ ਮੁਦ ਪਾਏ'। 
ਘੋਟਿ ਛਕੀ ਬਿਜੀਆ' ਸਭਿ ਸਿੰਘਨ, 
ਟਾਂਕ' ਅਫੀਮ” ਗੁਦਾਵਰੀ ਨ੍ਹਾਏ। 


ਦਮਾਲੇ ਬਿਸਾਲੇ ਕਮਾਲੇ ਝੁਲਾਏ'। 


ਆਯੁਧ ਅੰਗ ਸਜੇ ਬਹੁ ਰੰਗ, 
ਝਕਾ ਝਕ ਹੋਇ ਗੁਰੂ ਢਿਗ ਆਏ' ॥੬॥ 


ਕਬਿੱਤ: 

ਤਾਂਹੀ ਸਮੇਂ ਡੇਰੇ ਗੁਰੁ ਕੇਰੇ ਕੇ ਅਗੇਰੇ ਨੇਰੇ, 
ਤਾਨਯੋ ਬਿਤਾਨਾ ਸੁਠ ਫਰਸ਼ ਬਿਛਾਇ ਕੈ। 

ਸਭਿ ਹੀ ਸਨੱਧ ਬੱਧ ਰਹੇ ਛਬਿ ਛਾਇ ਕੈ'। 
ਮੱਧ ਸੁਚ ਆਸਨ ਸਿੰਘਾਸਨ ਪੈ ਰਾਜੈਂ ਗੁਰ, 
ਕਰ ਲੈ ਸਰਾਸਨ ਬੀਰਾਸਨ ਲਗਾਇ ਕੈ'। 


ਮਾਨੋ ਪਾਕ ਸਾਸਨ ਉਲਾਸਨ ਬਿਲਾਸਨ ਸੋਂ, 
ਬੈਸਯੋ ਸੁਰ ਸਿੱਖਨ ਸੁਧਰਮਾ ਬਨਾਇ ਕੈ' ॥ ੭॥ 


ਸ੍ਰੈਯਾ: 
ਬਚਿੱਤ੍ਰ ਨਾਟਕ ਚੰਡੀ ਕੀ ਵਾਰੈਂ। 

ਜਾਪ ਜੀ ਕੇਈ ਅਕਾਲ ਕੀ ਉਸਤਤਿ, 
ਕੇਈ ਅਕਾਲ ਅਕਾਲ ਉਚਾਰੈਂ। 
ਬਾਦਰ ਕੇ ਬਰਸੇ ਜਿਮ ਸਾਦਰ, 
ਦਾਦਰ ਐਲ ਮਹਾਂ ਦਰ ਪਾਰੈਂ”। 


1609 


'ਸਾਰੇ ਹੀ ਅਨੰਦ ਹੋਏ। 

'ਸੁੱਖਾ। 

'ਛਕ ਕੇ। “ਸੁੱਖਾ ਤੇ ਅਫ਼ੀਮ ਆਦਿ ਨਸ਼ੀਲੀਆਂ ਵਸਤਾਂ ਦਾ 
ਸੇਵਨ ਗੁਰਮਤਿ ਅਨੁਕੂਲ ਨਹੀਂ ਹੈ। "ਰਾਮ ਰਸਾਇਣਿ ਜੋ 
ਰਤੇ ਨਾਨਕ ਸਚ ਅਮਲੀ ॥ " ਹੀ ਗੁਰਮਤਿ ਹੈ। 


'(ਬਿਸਾਲੇ) ਬਹੁਤ (ਕਮਾਲੇ) ਸੁੰਦਰ ( ਦਮਾਲੇ) ਦਸਤਾਰਿਆਂ 
ਦੇ ਫਰਰੇ ਝੁਲਾਏ। 


'ਬਹੁਤਰੰਗਾਂ ਦੇ ਸ਼ਸਤ੍ਰ ਅੰਗਾਂ 'ਚ ਸਜਾ ਕੇ (ਝਕਾ ਝਕ) ਚਮਕ 
ਦਮਕ ਵਾਲੇ ਹੋ ਕੇ ਗੁਰਾਂ ਕੋਲ ਆਏ। 


'ਸ਼ਸਤ੍ਰਾਂ ਨਾਲ ਸਜ ਧਜ ਕੇ ਸੋਭਾ 'ਚ ਫਬ ਰਹੇ ਹਨ। 


(ਸਿੰਘਾਂ ਦੇ) ਵਿਚਕਾਰ ਸਤਿਗੁਰੂ ਸਿੰਘਾਸਣ ਉੱਪਰ ਪਵਿੱਤਰ 
ਆਸਨ ਲਗਾ ਕੇ ਸਜ ਰਹੇ ਹਨ, ਹੱਥ 'ਚ ਧਨੁੱਖ ਲੈ ਕੇ ਬੀਰ 
ਆਸਨ ਲਾ ਕੇ ਬੈਠੇ ਹਨ। 


'ਜਾਣੌ ਇੰਦੂ ਉਤਸ਼ਾਹ ਤੇ ਅਨੰਦ ਨਾਲ ਸਿੱਖਾਂ ਰੂਪ ਦੇਵਤਿਆਂ 
ਦੀ (ਸੁਧਰਮਾ) ਦੇਵ ਸਭਾ ਬਣਾ ਕੇ ਬੈਠਾ ਹੈ। 


'ਬੱਦਲ ਦੇ ਵਰ੍ਹਨ ਨਾਲ ਜਿਵੇਂ (ਸਾਦਰ) ਬੇਫ਼ਿਕਰ ਹੋ ਕੇ 
ਡੱਡੂਆਂ ਦਾ (ਮਹਾਂ ਦਰ) ਵੱਡਾ ਦਲ (ਐਲ)ਰੌਲਾ ਪਾਉਂਦਾ ਹੈ। 





16810 


ਉੱਚਿ ਧੁਨੀ' ਕਿਤ ਰਾਗ ਅਲਾਪਤ, 
ਚਾਤਿਕ' ਕੋਕਿਲ? ਮੋਰ ਝੰਘਾਰੈਂ” ॥੮॥ 
ਲੈ ਕਰ ਬੀਨ ਪ੍ਰਬੀਨ' ਸਤਾਰ, 

ਤੰਬੂਰ ਸਰੰਦ' ਤਉਸ ਬਜਾਵੈਂ। 

ਤਾਨ ਮਿਗੰਦ ਮੁਚੰਗ' ਮਿਲਾਇ, 


ਉਮੰਗ ਭਰੇ ਧੁਨਿ ਰਾਗ ਅਲਾਵੈਂ। 
ਕਿੰਨਰ' ਜੱਛ? ਸੁ ਹਾਹਾ ਹੁਹੂ”, ਧੁਨਿ 


ਕੈ ਸੁਨ ਕੈ ਧੁਨ ਕੈ ਸਿਰ ਜਾਵੈਂ। 
ਰਾਗਨੀ ਰਾਗ ਸੁਰਾਗੀਨ ਰਾਗ 
ਸੁਰਾਂਗਨੀ ਰਾਗ ਮਹਾਂ ਛਬਿ ਛਾਵੈਂ!' ॥੯॥ 


ਕਬਿੱਤ: 

ਗੁਰੂ ਕੋ ਰਿਝਾਇ ਕਰਿ ਪਾਇ ਮਨ ਇੱਛ ਬਰ, 
ਸੋਦਰ ਲਗਾਇ ਫਿਰ ਭੋਗ ਦਯੋ ਪਾਇ ਕੈ। 
ਪੁਨਾ ਗੁਰੁ ਗੁੰਥੀ ਖਾਸ ਪਠੀ ਫਿਰ ਰਹਿਰਾਸ, 
ਕਰੀ ਅਰਦਾਸ ਫਤੇ ਅਧਿਕ ਗਜਾਇ ਕੈ। 
ਬੰਦਨ ਕੈ ਗੁਰੁ ਗੁੰਥ ਪੰਥ ਗੁਰੁ ਬੰਦਯੇ ਪੁਨ, 
ਆਰਤੀ ਉਤਾਰ ਪ੍ਦੱਛਨਾ ਲਵਾਇ ਕੈ'। 
ਮਾਨੋਂ ਗੁਹਿ ਮੰਡਲ ਅਖੰਡਲ ਧੂਵ ਜੂ ਕੇ ਸੁਰ, 
ਧਰ ਮੰਡਲਿ ਰਹੇ ਹੈਂ ਛਬਿ ਛਾਇ ਕੈ' ॥੧੦॥ 
ਸਿੰਘ', 

ਸ਼ਬਦ ਸਵੱਯੇ ਪਠਿ ਸੋਹਿਲਾ ਸੁਨਾਇ ਕੈ। 
ਜਬੈ ਜਾਮ ਰੈਨ' ਬੀਤੀ ਤਬੈ ਸੈਨ ਸੈਨ ਕੀਤੀ”, 
ਡੇਢ ਜਾਮ ਜੋ ਰਹੀਤੀ' ਜਾਗੇ ਹੁਲਸਾਇ ਕੈ। 
ਕਰਿ ਇਸ਼ਨਾਨ ਹਰਿ ਧਯਾਨ ਕੇ ਪਰਾਯਨ' ਹੂ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


।ਆਵਾਜ਼। 

'ਪਪੀਹੇ। “ਕੋਇਲ। “ਬੋਲਦੇ ਹਨ। 

'ਚਤੁਰ। 

'ਸਰੰਦੇ। 

'ਫਾ: ਵੱਡੀ ਸਾਰੰਗੀ। (ਅ) ਕਈ ਵਿਦਵਾਨ ਤੰਬੂਰੇ ਨੂੰ ਹੀ 
ਮੁਚੰਗ ਆਖਦੇ ਹਨ। 


ਦੇਵਤਿਆਂ ਦੇ ਨਾਚੇ। “ਸਾਜ ਵਜਾਉਣ ਵਾਲੇ। “ਹਾ ਹਾ ਹੂ ਹੂ 
ਨਾਮ ਦੇ ਗੰਧੂਬ ਜੋਰਾਗ ਗਾਉਂਦੇ ਹਨ। 
'ਅਵਾਜ਼ ਨੂੰ ਸੁਣ ਕੇ ਸਿਰ ਹਿਲਾਂਦੇ (ਝੂਮਦੇ) ਜਾਂਦੇ ਹਨ। 


'(ਸੁਰਾਗੀਨ) ਸ੍ਰੇਸ਼ਟਰਾਗੀ (ਰਾਗ) ਪ੍ਰੇਮ _ਸਹਿਤਰਾਗ 
ਅਤੇਰਾਗਣੀਆਂ ਦਾ (ਸੁਰਾਂਗਨੀ) ਸੁਰਾਂ ਦੀ ਗਿਣਤੀ ਅਨੁਸਾਰ 
ਭਾਵ ਸ਼ੁੱਧ ਰੂਪ ਵਿੱਚ (ਰਾਗ) ਗਾਉਂਦੇ ਹੋਏ ਭਾਰੀ ਸੋਭਾ 
ਪਾਉਂਦੇ ਹਨ। 


ਪ੍ਰਕਰਮਾ ਕਰਕੇ। 


'ਜਾਣੋਂ ਤਾਰਾ ਮੰਡਲ (ਅਖੰਡਲ) ਇੰਦੂ ਤੇ ਧੂ ਮੰਡਲ ਦੇ ਦੇਵਤੇ 
ਧਰਤੀ ਮੰਡਲ 'ਤੇ ਸੋਭਾ ਪਾ ਰਹੇ ਹਨ। 

'(ਕੀਰਤਨ ਦਾ) ਸ਼ੌਕਰੱਖਣ ਵਾਲੇ ਸਾਰੇ ਸਿੰਘ (ਗੌਕੀ) ਆਪਣੇ 
ਮਤਲਬ ਦੀਆਂ (ਜੌਕੀ) ਖ਼ੁਸ਼ੀ ਨਾਲ ਚੌਂਕੀਆਂ ਬੰਨ੍ਹ ਬੰਨ੍ਹ ਕੇ। 


'ਪਹਰਰਾਤ। “ਫ਼ੌਜ ਸੌਂ ਗਈ। 
'(ਰਾਤ) ਰਹਿ ਗਈ। 
'ਆਸਰੇ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1811 


ਕੇਈ ਆਸਾ ਵਾਰ ਗਾਨ ਤਾਂਨ ਸੋ ਮਿਲਾਇ ਕੈ। 
ਮਾਨੋ ਸੁਰ ਬ੍ਰਾਤ ਦੇਵ ਬਧੂ ਰਹੀ ਗਾਇ ਕੈ' 
॥੧੧॥ 

ਦੋਹਰਾ: 

ਸ੍ਰੀ ਗੁਰੁ ਪੁਨ ਇਸ਼ਨਾਨ ਕਰਿ, 

ਥਿਰਿ ਇਕੰਤ ਅਸਥਾਨ। 

ਪਢਿ ਜਪੁ ਜੀ ਅਰ ਜਾਪੁ ਜੀ, 

ਨਿਜ ਸਰੂਪ ਕਰਿ ਧਯਾਨ ॥ ੧੨॥ 

ਕਬਿੱਤ: 

ਚੜ੍ਹਯੋ ਜੌ ਦਿਵਾਕਰ' ਸਜਾ ਕਰਿ ਦਮਾਲੇ ਸਿੰਘ, 
ਪਾ ਕਰਿ ਪੁਸ਼ਾਕੇ ਬਾਂਕੇ ਆਯੁਧ ਸੁਧਾਰ ਕੈ। 

ਜਾ ਕਰਿ ਨਿਸ਼ਾਨ ਢਿਗ ਪਾ ਕਰਿ ਪੁਕ੍ਰਮਾ ਚਾਰ, 
ਸੂ ਗੁਰੂ ਗੁੰਥ ਬੰਦਯੋ ਸੀਸ ਧਰ ਧਾਰ ਕੈ'। 

ਸਾਕਰ ਦਿਵਾਨ ਮੈਂ ਬੁਲਾ ਕਰਿ ਸੁ ਫਤੇ, 

ਅੰ ਗਜਾ ਕਰਿ ਜੈਕਾਰੇ ਬੈਸੇ ਜਾ ਕਰਿ ਵਿਚਾਰ ਕੈ। 
ਪਾਰਸ ਗੁਰੂ ਕੌ ਪਗ ਪਰਸ ਸਰਸ ਹੋਇ', 

ਹਰਸ ਬਢਾਇ ਚੰਦ ਜਜਯੋਂ ਚਕੋਰ ਚ਼ਾਰੁ ਕੈ' 
॥੧੩॥ 

ਪੀਤ ਪੱਟ ਪੱਠੇਦਾਰ ਸੀਸ ਸੁਠ ਸਾਫਾ ਸਜਜੋ, 
ਸੇਤ ਉਸਨੀਕ ਨੀਕ ਖੋਰਿਦਾਰ ਰਾਜਹੀ'। 


ਜਟਿਤ ਜਵਾਹਰਾਤ ਜਿਗਾ ਸੋ ਜਗਮਗਾਤ, 
ਕਲਗੀ ਲਸਾਤ ਲੋਲ ਕੁੰਡਲ ਭੂਾਜ ਹੀ'। 


ਐੱਠਦਾਰ ਸੁੰਦਰ ਮੁਛਹਿਰੇ ਸੁ ਛਾਜ ਹੀਂ”। 


ਸਰਦ ਰਿਤੂ ਮੈਂ ਰਾਂਕਾ-ਪਤਿ ਕੇ ਗਿਰਦ ਜਨੁ, 


ਜਾਣੋ ਦੇਵਤਿਆਂ ਦੀ ਜੰਵ ਵਿੱਚ ਦੇਵ-ਇਸਤ੍ਰੀਆਂ ਗਾ 
ਰਹੀਆਂ ਹਨ। 


'ਜਦੋਂ ਸੂਰਜ ਚੜ੍ਹਿਆ। 


'ਧਰਤੀ 'ਤੇ ਸਿਰਰੱਖ ਕੇ। 
'ਸੰਘਣੇ ਭਾਵ ਭਰੇ ਦੀਵਾਨ ਵਿੱਚ। 


'ਚਰਨ ਛੂਹ ਕੇ ਅਨੰਦ ਹੋ ਕੇ। 
'ਜਿਵੇਂ ਸੁੰਦਰ ਚੰਦ ਨੂੰ ਦੇਖ ਕੇ ਚਕੋਰ ਖ਼ੁਸ਼ੀ ਵਧਾਉਂਦਾ ਹੈ ਤਿਵੇਂ 
ਖ਼ੁਸ਼ ਹੋਏ। 


'ਪੀਲੇਰੰਗ ਦਾ (ਪੱਠੇਦਾਰ) ਧਾਰੀਦਾਰ ਸੁੰਦਰ (ਸਾਫ਼ਾ) ਪਟਕਾ 
(ਛੋਟਾ ਦਸਤਾਰਾ) ਸੀਸ 'ਤੇ ਸਜਿਆ ਹੋਇਆ ਹੈ ਅਤੇ 
ਚਿੱਟੇਰੰਗ ਦੀ ਵੱਡੀ (ਉਸਨੀਕ) ਦਸਤਾਰ ਚੰਗੀ ਤੇ 
(ਖੋਰਿਦਾਰ) ਪੱਲੇਦਾਰ ਸਜ ਰਹੀ ਹੈ। 


'ਜਿਗ੍ਹਾ ਨਾਲ ਜੜੇ ਹੋਏ ਜਵਾਹਰਾਤ ਪ੍ਰਕਾਸ਼ ਰਹੇ ਹਨ, ਕਲਗੀ 
ਚਮਕਦੀ ਹੈ ਤੇ ਚੰਚਲ ਕੁੰਡਲ (ਭ੍ਰਾਜ ਹੀਂ) ਚਮਕਦੇ ਹਨ। 


'ਮੁਖ ਤੇ (ਸਮੱਸੂ] ਦਾੜ੍ਹੀ ਸਾਫ਼, ਸਿੱਧੀ ਤੇ ਸਾਰੀ ਕਾਲੀ ਸੋਹ 
ਰਹੀ ਹੈ ਅਤੇ ਸੁੰਦਰ ਤੇ ਕੁੰਢੇ ਮੁਛਹਿਰੇ ਚੰਗੇ ਫਬ ਰਹੇ ਹਨ। 





1612 


ਸਜਲ _ਸਘਨ ਕਾਰੀ ਬਾਦਰੀ ਬਿਰਾਜ ਹੀ' 
॥੧੪॥ 

ਬਿਸਦ ਬਿਸਾਲ ਮਾਲ ਮੋਤਿਨ ਕੀ ਰਾਜੇ ਚਾਰੁ, 
ਕਲਿਤ ਸੁਕੰਠ ਕੰਠਾ ਹੀਰਨ ਕਾ ਸੋਹਿਤੋ'। 


ਕਮਖਾਬ ਪੋਸ਼ਸ਼ ਸੁਹਾਇ ਸੁਨ ਛਬਿਵਾਰ, 
ਕੰਕਨ ਜਰਾਊ ਕਰ ਕੰਚਨਕ ਲੋਹਿਤੋ'। 


ਰਾਜਤ ਤੁਨੀਰ ਕਟ ਪੇਟੀ ਸਿਰੀ-ਸਾਫ ਯੁਤ, 
ਕੰਧ ਪੈ ਕਠੋਰ ਧਨੁ ਪੀਠ ਢਾਲ ਜੋਹਿਤੋ'। 


ਬੈਠੇ ਬੀਰ ਆਸਨ ਸਿੰਘਾਸਨ ਪੈ ਸੀ ਗੁਰੁ, 
ਐਸੋ ਕੌਨ ਸੁਰ ਨਰ ਜੋ 


ਤੀ“ 04 2 
ਚਾਰੁ ਤੁਰੰਗ ਮੰਗਾਇ, 


ਪੇਖਿ ਮੋਹਿਤੋ ॥ ੧੫॥ 


ਪਵਾਇ ਕੈ ਜੀਨ ਚਚਢੇ ਗੁਰੁ ਤਾਂ ਪੈ। 
ਚਾਮਰ ਚਾਰੁ' ਢੁਰੈ ਸਮ ਹੰਸਨ, 

ਛਤਰ ਦਿਪੈ ਸਮ ਸੂਰ ਪ੍ਰਭਾ ਪੈ'। 
ਖੇਲਨ ਹੇਤ ਸ਼ਿਕਾਰ ਚਲੇ ਜਬਿ, 

ਸੋ ਛਬਿ ਜਾਇ ਕਹੀ ਸਭਿ ਕਾਂ ਪੈ'। 
ਘਨੇ ਮ੍ਰਿਗ ਬਾਘ ਹਨੇ ਸੁ ਦਬਾ ਪੈ' ॥ ੧੬॥ 
ਜਾਇ ਧਸੇ ਗਹਿਰੇ' ਬਨ ਮੈਂ, 

ਤਟ ਗੰਗ ਕੇ' ਸੰਗ ਉਮੰਗ ਭਰੇ ਹੈੱ। 
ਆਸ਼ੂਮ' ਏਕ ਪਿਖਜੋ ਤਹਿਂ ਸਾਧੁ ਕਾ, 
ਨਾਮ ਜਿਸੈ ਮਾਧੋ ਦਾਸ ਰਰੇ ਹੈੱ”। 

ਤਾਂ ਤਪ ਕੇ ਬਲ ਤੇ ਅਹਿ ਮੋਰ, 

ਅਜਾ ਸਿੰਘ ਬੈਰ ਬਿਹਾਇ ਜ਼ਰੇ ਹੈੱ'। 


ਬਿਨ ਬੈਲਨ ਤੈ ਤਿਹ ਕੂਪ ਚਲੈ, 


ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


'ਜਾਣੋ ਸਰਦਰੁੱਤ ਵਿੱਚ ਪੁੰਨਿਆ ਦੇ ਚੰਦ ਦੇ ਉਦਾਲੇ ਜਲ 
ਸਮੇਤ ਕਾਲੀ ਬੱਦਲੀ ਬਿਰਾਜ ਰਹੀ ਹੈ। 


ਚਿੱਟੇ ਮੋਤੀਆਂ ਦੀ ਲੈਬੀ ਸੁੰਦਰ ਮਾਲਾ (ਰਾਜੈ) ਪੁਕਾਸ਼ ਰਹੀ 
ਹੈ। ਸ੍ਰੇਸ਼ਟ ਗਲ ਵਿੱਚ (ਕਲਿਤ) ਸੁੰਦਰ ਹੀਰਿਆਂ ਦਾ ਕੰਠਾ 
ਸੋਹ ਰਿਹਾ ਹੈ। 


'ਕੀਮਖਾਬ ਦੀ ਸੁੰਦਰ ਤੇ ਸੋਭਾ ਵਾਲੀ ਪੁਸ਼ਾਕ ਸੋਭਦੀ ਹੈ, ਸੋਨੇ 
ਦੇ (ਲੋਹਿਤੋ] ਲਾਲਰੰਗੇ ਜੜਾਊ ਕੜੇ ਹੱਥਾਂ ਵਿੱਚ ਹਨ। 


'(ਸਿਰੀ ਸਾਫ਼) ਚੰਗੀ ਕਿਸਮ ਦੀ ਬਰੀਕ ਮਲਮਲ ਦੀ ਪੇਟੀ ਦੇ 
ਸਮੇਤ ਭੱਥਾ ਲੱਕ ਵਿੱਚ ਬਿਰਾਜ ਰਿਹਾ ਹੈ ਅਤੇ ਮੋਢੇ 'ਤੇ ਕਰੜਾ 
ਧਨੁੱਖ ਤੇ ਪਿੱਠ ਪਿੱਛੇ ਢਾਲ (ਜੋਹਿਤੋ) ਦਿਸਦੀ ਹੈ। 


'ਸੁੰਦਰ ਚਉਰ। 
'ਸੂਰਜ ਦੀ ਸੋਭਾ ਵਰਗਾ ਛਤਰ ਚਮਕ ਰਿਹਾ ਹੈ। 


'ਉਹ ਸਾਰੀ ਸੋਭਾ ਕਿਸ ਪਾਸੋਂ ਕਹੀ ਜਾ ਸਕਦੀ ਹੈ। 


'ਦਬਾ ਕੇ ਬਹੁਤੇ ਹਰਨ ਤੇ ਸ਼ੇਰ ਮਾਰੇ। 
'ਸੰਘਣੇ। 

'ਗੋਦਾਵਰੀ ਦੇ ਕਿਨਾਰੇ। 

'ਅਸਥਾਨ, ਡੇਰਾ। 

'ਕਹਿੰਦੇ ਹਨ। 


'ਸੱਪ ਤੇ ਮੋਰ ਅਤੇ ਬੱਕਰੀਆਂ ਤੇ ਸ਼ੇਰ ਵੈਰ ਛੱਡ ਕੇ ਫਿਰਦੇ 
ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1813 


ਤਹਿੰ ਨਾਂ ਗੁਰੁ ਜਾਇ ਕੈ ਹੋਏ ਖਰੇ ਹੈਂ ॥੧੭॥ 


ਭਾਂਤਿਨਿ ਭਾਂਤਿ ਖਰੇ ਤਰੁ ਭੂਰ' , 

ਭਰੇ ਫਲ ਫੂਲਨ ਸੰਗ ਮਹਾਨੇ। 

ਪੇਖਿ ਤਬੈ, ਤਿਸ ਠੌਰ ਥਿਰਾਨੇ'। 
ਭੀਤਰ ਸਾਧੁ ਕੇ ਧਾਮ ਵਿਖੇ, 

ਇਕ ਮੰਚ' ਬਿਛਜੋ ਪਿਖਯੋ ਸੁਖਦਾਨੇ। 
ਕੋਮਲ ਸੇਜ ਸਜੀ ਅਤਿਸੈ ਸੁਠ', 
ਚਾਰੁ ਕਤਾਰ ਧਰੇ ਸਿਰਹਾਨੇ' ॥੧੮॥ 
ਤਾਂ ਪਰ ਜਾਇ ਕੈ ਬੈਠ ਗਏ ਗੁਰੁ, 
ਬਾਹਰ ਸਿੰਘ ਸਭੀ ਉਤਰਾਨੇ। 

ਅ ਬਕਰੇ ਝਟਕਾਇ ਲਏ ਤਿਹ, 
ਜੋਰ ਬਜੋਰ ਸਿੰਘਾਨ ਕਿਤਾਨੇ'। 

ਅੰਨ ਰੁ ਘਾਸ ਸਭੀ ਲੁਟ ਕੈ, 

ਨਿਜ ਅੱਸ਼ਹੂਨ ਕੋ ਦਿਯ ਪਾਇ ਮਹਾਨੇ। 
ਦੇਗਚੇ ਚਾੜ੍ਹ ਦਏ ਤਬਿ ਸਿੰਘਨਿ, 


ਰਿੰਧਨ ਆਮਿਖ' ਲਾਗੇ ਸੁ ਖਾਨੇ ॥੧੯॥ 


ਸਾਧੁ ਨਹੀਂ ਤਬਿ ਥਾ ਨਿਜ ਧਾਮ, 
ਗਯੋਂ ਮਧ ਕਾਨਨ ਕਾਰਨ ਖੇਲੇ'। 
ਸਿੰਘਨ ਕੀ ਜ਼ੁਲਮੀ' ਗੁਰੁ ਕਾ ਬਲ, 
ਸਾਧੁ ਪੈ ਜਾਇ ਕਹਸੋ ਤਿਹ ਚੇਲੇ। 
ਕੋਪ ਭਯੋ ਸੁਨ ਕੈ ਅਤਿ ਹੀ ਵਹਿ, 
ਬੀਰ ਪੁਨਾ ਗੁਰੁ ਪੈ ਨਿਜ ਪੇਲੇ'। 
ਆਇ ਸੁ ਮੰਚ ਉਠਾਵਨ ਕੋ, 


ਬਹੁ ਜੋਰ ਲਗਾਇ ਰਹੇ ਕਰ ਹੇਲੇ' ॥ ੨੦ ॥ 


ਹਾਰ ਪਰੇ ਤਬਿ ਹੀ ਸੁ ਮੁਵੱਕਲ', 
ਮੰਚ ਉਠਯੋ ਨ ਹਲਜੋ ਗੁਰੁ ਕੇਰੋ। 
ਜਾਇ ਕਹੀ ਯਹਿ ਸਾਧੁ ਪੈ ਬੀਰਨਿ, 
ਹੈ ਵਹਿ ਪੀਰ ਬਲੀ ਕੋਊ ਹੇਰੋ। 

ਮੰਚ ਉਠਜਯੋ ਹਮ ਤੈ ਨਹਿ ਕਿੰਚਤ', 


'ਬਹੁਤੇ ਦਰੱਖ਼ਤ। 


'ਠਹਿਰ ਗਏ। 

'ਪਲੰਘ। 

'ਬਹੁਤ ਸੋਹਣੀ। 

।ਕਤਾਰ ਵਿੱਚ ਸੁੰਦਰ ਸਿਰਹਾਣੇਰੱਖੇ ਹੋਏ ਹਨ। 


'ਪਰ ਸਿੰਘਾਂ ਨੇ ਬਦੋ ਬਦੀ ਕਿਤਨੇ ਹੀ ਬੱਕਰੇ ਝਟਕਾ ਲਏ। 





1814 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਜੋਰ ਲਗਾਇ ਰਹੇ ਬਹੁਤੇਰੋ। 

ਯੌਂ ਸੁਨਿ ਸਾਧੁ ਭਯੋ ਬਿਸਮੈ' ਪੁਨ, 

ਕੋਪ ਕਰਯੋ ਮਨ ਮਾਹਿ ਬਧੇਰੋ ॥੨੧॥ 

ਔਰ ਤਬੈ ਬਲਵਾਨ ਮੁਵੱਕਲ, 

ਜੇ ਮਹਾਂਬੀਰ ਕਹਾਵਤ ਭਾਰੇ। 

ਬੋਲ ਨਰਾਇਣ ਦਾਸ ਲਏ ਫਿਰ, 

ਯਾ ਬਿਧਿ ਤਾਂ ਪੁਤਿ ਬੈਨ ਉਚਾਰੇ। 

ਜਾਹੁ ਪਿਖੋ ਮਮ ਮੰਚ ਕੇ ਊਪਰ, 

ਕੌਨ ਥਿਰਯੋ ਨਰ ਆਇ ਇਥਾਰੇ'। ਏਥੇ। 
ਮੰਚ ਉਠਾਇ ਦਿਵੋ ਉਲਟਾਇ, 

ਗਿਰਾਇ ਧਰਾ ਪਰ ਤਾਂਹਿ ਪਛਾਰੇ' ॥ ੨੨॥ 'ਉਸ ਨੂੰ ਪਟਕਾ ਕੇ ਧਰਤੀ 'ਤੇ ਡੇਗ ਦਿਉ। 
ਯੌ ਸੁਨਿ ਬੀਰ ਮਹਾਂ ਬਲਵਾਨ, 

ਘਨੀ ਰਿਸ ਠਾਨ ਅਏ ਤਹਿ ਫੇਰੂ। 

ਮੰਚ ਉਠਾਇ ਹਲਾਇ ਰਹੇ, 

ਨ ਉਠਸੋ ਤਿਨ ਤੈ ਬਲ ਕੀਨ ਬਥੇਰੂ'। 'ਬਹੁਤਾ। 
ਹਾਰ ਗਏ ਬਲ ਲਾਇ ਮੁਵੱਕਲ, 

ਮੰਚ ਭਯੋ ਗੁਰੁ ਕਾ ਸਮ ਮੇਰੂ'। 'ਸੁਮੇਰ ਪਰਬਤ ਵਾਂਗ (ਭਾਰਾ)। 
ਜਾਇ ਪੁਨਾ ਤਿਨ ਸਾਧੁ ਕੇ ਪਾਸ, 

ਕਹਯੋ ਨਹਿਂ ਮੰਚ ਉਠੈ ਤਿਸ ਕੇਰੂ ॥ ੨੩॥ 

ਯੌੱ ਸੁਨਿ ਕੋਪ ਬਿਸਾਲ ਭਯੋਂ ਵਹਿ, 

ਸਾਧੁ ਕਰੇ ਚਖ਼ੁ' ਲਾਲ ਸੁ ਗੇਰੂ। 

ਫੇਰ ਸਭੇ ਇਕਠੇ ਕਰਿ ਬੀਰ, 

ਪਠੇ ਗੁਰੁ ਪੈ ਤਿਨ ਤੀਸਰਿ ਬੇਰੂ'। 

ਆਂਚ' ਲਗੈ ਗੁਰੁ ਕੇ ਪੁਤਾਪ ਕੀ, 

ਆਇ ਸਕੈ ਨਹਿੰ ਮੰਚ ਕੇ ਨੇਰੂ'। 

ਜਯੋਂ ਰਵਿ' ਕੇ ਢਿਗ ਜਾਇ ਨ ਸੱਕਤ, 

ਜੱਦਪਿ ਹੂੈ ਬਲਿਵਾਨ ਪੰਖੇਰੂ' ॥ ੨੪ ॥ 

ਬੀਰ ਖਿਸਾਇ' ਗਏ ਫਿਰ ਧਾਇ, 
ਹਵਾਲ-ਬਿਤਯੋ ਢਿਗ ਸਾਧੁ ਸੁਨਾਯੋ। 

ਹੈ ਬਲਵਾਨ ਮਹਾਂਨ ਮਹਾਂ ਨਰ, 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੋ ਹਮ ਤੈ ਨਹਿਂ ਜਾਤ ਗਿਰਾਯੋ। 
ਮੰਚ ਉਨਾਵਨ ਦੂਰ ਰਹਯੋ, 

ਅਬਿ ਤਾਂਹਿ ਨਜੀਕ ਨ ਜਾਵਨ ਪਾਯੋ। 
ਅੰਗ ਲਗੇ ਹਮਰੇ ਜਰਨੇ ਸਭਿ, 


ਤਾਂਹਿ ਕਾ ਤੇਜ ਨ ਜਾਇ ਸਹਾਯੋ' ॥੨੫॥ 


ਸੁਨਿ ਸਾਧਹਿ ਕੋਪ ਤ੍ਰਾਸ' ਬਢਯੋ, 
ਤਬਿ ਬੀਰ ਬਿਭੀਤਸ ਦੋ ਰਸ ਹੋਏ'। 
ਲੋਚਨ ਲਾਲ ਕਰਾਲ' ਮਹਾਂ ਕਰਿ, 
ਬੀਰਨ ਕੌ ਕਟੁ ਬੈਨ ਬੁਗੋਏ'। 

ਭੂਤ ਪ੍ਰੇਤ ਬਿਤਾਲ' ਬਟੋਰਿ 

ਘਨੇ', ਗੁਰੁ ਸਿੱਖਨ ਪੈ ਫਿਰ ਢੋਏ”। 
ਰੂਪ ਭਜੰਕਰ' ਧਾਰ ਮਹਾਂ ਸਭਿ 
ਆਏ, ਤਬੈ ਗੁਰੁ ਸਿੱਖਨਿ ਜੋਏ' ॥ ੨੬॥ 
ਦੌਰਿ ਪੁਕਾਰ ਕਰੀ ਗੁਰੁ ਪੈ 

ਸਭਿ ਸਿੱਖਨਿ, ਹੂ ਭੈ ਭੀਤ ਮਹਾਂਏ'। 
ਨਾਥ ਬਚਾਵ ਕਰੋ ਹਮਰਾ ਅਬਿ, 
ਨਾਹਿਂ ਤੋ ਯਾਹਿ ਤੋ ਜਾਹਿਂ ਚਬਾਏ'। 
ਆਵਤ ਹੈਂ ਪਰਲੈ ਘਨ ਜ੍ਯੋਂ 
ਉਮਡੇ', ਮੁਖ ਦਾਢ” ਕਢੀ ਦੁਖ ਦਾਏ। 
ਯੋ ਜਬਿ ਆਤੁਰ' ਸਿੰਘ ਪਿਖੇ ਗੁਰੁ, 
ਧੀਰਜ ਦੈ ਇਮ ਬੈਨ ਅਲਾਏ ॥ ੨੭॥ 
ਨਾਹਿੰ ਡਰੋ ਇਨ ਤੈ ਤੁਮ ਕਿੰਚਤ, 
ਵਾਹਿਗੁਰੂ ਮੁਖ ਜਾਹੁ ਉਚਾਰੇ। 

ਅੰ ਮਿਲ ਕੈ ਇਕ ਨੌਰ ਪੁਨਾ, 

ਧੁਨਿ ਉਚ ਅਕਾਲ ਗਜਾਉ ਜੈਕਾਰੇ। 
ਯੌ ਕਹਿ ਕੈ ਗੁਰੁ ਤੀਰ ਤਜੇ ਨਿਜ, 
ਹੋਇ ਸਪੱਛ ਵਹੀ ਅਹਿ ਕਾਰੇ'। 
ਬੀਰਨ ਕੈ ਗਿਰਦੇ ਵਹਿ ਤੀਰ, 

ਭਏ ਤਬਿ ਜਾਇ ਭਯੰਕਰ ਭਾਰੇ' ॥ ੨੮॥ 
ਬੀਰਨ ਕੌ ਗੁਰੁ ਤੀਰਨ ਮਾਰਿ, 


'ਸਹਾਰਿਆ। 

'ਡਰ। 

'ਤਦ ਬੀਰ ਤੇ ਬੀਭੱਤਸ ਦੋਰਸ ( ਇਕੱਠੇ) ਹੋ ਗਏ। 
'ਭਿਆਨਕ। 

ਕੌੜੇ ਬਚਨ ਕਹੇ। 

'ਭੂਤਾਂ ਦੀ ਇਕ ਜਾਤੀ। 

'ਬਹੁਤ ਇਕੱਠੇ ਕਰਕੇ। “ਹੱਲਾ ਕਰ ਦਿੱਤਾ। 
'ਡਰਾਉਣੇ। 

'ਦੇਖੇ। 


ਬਹੁਤੇ ਭੈ ਨਾਲ ਡਰ ਕੇ। 
'ਇਹ ਤਾਂ ਸਾਨੂੰ ਖਾ ਜਾਣਗੇ। 


'ਉੱਛਲ ਕੇ। “ਜਾੜ੍ਹਾਂ। 
'ਦੁਖੀ। 


'ਉਹੋ ਹੀ ਖੰਭਾਂ ਵਾਲੇ ਕਾਲੇ ਸੱਪ ਬਣ ਗਏ। 


ਬਹੁਤੇ ਡਰਾਉਣੇ ਹੋ ਗਏ। 


16815 





1816 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਭਗਾਇ ਦਯੋ ਨਿਜ ਸਿੰਘ ਬਚਾਏ। 

ਚੱਕਰ ਸੁਦਰਸ਼ਨ ਜਯੋ' ਹਰਿ ਕੇ', ਜਿਵੇਂ ਵਿਸ਼ਨੂੰ ਦੇ ਸੁਦਰਸ਼ਨ ਚੱਕ੍ ਨੇ। 

ਅਮਰੀਕ ਸੁ ਭੂਪ ਕੀ ਕੀਨ ਸਹਾਏ। 

ਫੇਰ ਪੁਨਾ ਮਿਲ ਕੈ ਗੁਰੁ ਸਿੰਘਨਿ, 

ਦੀਨ ਅਕਾਲ ਅਕਾਲ ਗਜਾਏ। 

ਸੋ ਧੁਨ ਕੌ ਸੁਨ ਕੈ ਛਿਨ ਮੈਂ, 

ਵਹਿ ਭੂਤ ਪਰਤ ਬਿਤਾਲ ਬਿਲਾਏ' ॥ ੨੯॥ 'ਛਪ ਗਏ। 

ਜੋਗਨਿ ਬੀਰ ਬਿਤਾਲ ਉਡੇ ਇਮ, 

ਆਗ ਪਰੇ ਜਿਮ ਆਤਸ਼ ਬਾਜ਼ੀ'। 'ਅੱਗ ਲੱਗਣ ਤੋਂ ਜਿਵੇਂ ਆਤਸ਼ਬਾਜ਼ੀ ਉਡਦੀ ਹੈ। 

ਸੂਰ ਉਦੇ ਜਿਮ ਬਾਦਰ ਧੁੰਧ, 

ਮ੍ਰਿਗਿੰਦ ਗਜੇ ਮ੍ਿਗਾਵਲਿ ਭਾਜੀ'। 'ਜਿਵੇਂ ਸੂਰਜ ਦੇ ਚੜ੍ਹਿਆਂ ਧੁੰਦ ਦੇ ਬੱਦਲ (ਉੱਡ ਜਾਂਦੇ ਹਨ) 
ਤੇ ਸ਼ੇਰ ਦੇ ਗੱਜਿਆਂ ਹਰਨਾਂ ਦੀ ਡਾਰ ਭੱਜ ਜਾਂਦੀ ਹੈ। 


ਦਾਸ ਨਰਾਯਣ ਭਾ ਬਿਸਮੈ ਪਿਖਿ, 
ਕੌਤਿਕ ਜੋ ਗੁਰੂ ਕੀਨ ਦਰਾਜੀ'। 'ਵੱਡਾ। 
ਹਾਰ ਪਰਯੋ ਬਲ ਲਾਇ ਸਭੈ ਜਬਿ, 


ਤੌ ਮਿਲਨੇ ਹਿਤ ਹੈ ਮਨਿ ਸਾਜੀ' ॥੩੦॥ 'ਮਨ 'ਚ ਵਿਉਂਤ ਬਣਾਈ। 

ਦੋ ਕਰ ਜੋਰਿ ਗਰੇ ਧਰਿ ਅੰਚਰ', 'ਗਲ 'ਚ ਪੱਲਾ ਪਾ ਕੇ। 

ਬੰਦਨ ਆਇ ਕਰੀ ਗੁਰੁ ਆਗੇ। 

ਕੀਨ ਉਚਾਰਨ ਤ੍ਰਾਹਿ ਸੁ ਤ੍ਰਾਹਿ', 'ਰੱਖਿਆ ਕਰੋ, ਰੱਖਿਆ ਕਰੋ। 

ਸੁ ਗੁਰੁ ਪੇਖਿ ਤਿਸੈ ਅਨੁਰਾਗੇ'। (ਉਸ ਨੂੰ) ਪ੍ਰੇਮੀ ਦੇਖ ਕੇ। 

ਲੀਨ ਉਠਾਇ ਸਦੀਨ ਅਧੀਨ', (ਦੀਨ) ਦੁਖੀ ਤੇ (ਅਧੀਨ) ਨਿੰਮੂਤਾ ਸਹਿਤ। 

ਪੁਨਾ ਗੁਰੁ ਤਾਂਹਿ ਕੋ ਬੂਝਨ ਲਾਗੇ। 

ਕਯਾ ਤੁਵ ਨਾਮ ਅਹੇ ਸਿਸ ਕੌਨਿਹੰ'? 'ਕਿਸ ਦਾ ਚੇਲਾ ਹੈਂ। 

ਕੋ ਤੁਵ ਭੇਖ ਬਤਾਉ ਸਭਾਗੇ ॥ ੩੧॥ 

ਸੰਤਨ ਕਾ ਅਪਮਾਨ' ਰਹਯੋ ਕਰਤੋ, 'ਨਿਰਾਦਰ। 

ਤੁਮ ਕੋ ਸੁਨਯੋ ਹਮ ਕਾਨੋ। 

ਖੇਲਨ ਜੂਪ ਫਲੈਗਨ ਕੂਪ, 

ਸੁ ਦੌਰਨ ਭੀਤਿ ਅਨੀਤਿ ਮਹਾਨੋ'। 'ਜੂਆ ਖੇਡਣਾ, ਖੂਹ ਟੱਪਣਾ, ਕੰਧ ਤੇ ਦੌੜਨਾ ਬਹੁਤੀ 
ਖੋਟੀਰੀਤੀ ਹੈ। 

ਸੰਤਨ ਸੰਗ ਖਿੱਲੀ' ਕਰਨੀ, 'ਹਾਸੀ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1817 


ਭਵ' ਡੂਬਨ ਕੀ ਯਹਿ ਰੀਤਿ ਪਛਾਨੌ। 

ਕਯਾ ਤੁਮਰੇ ਸਮ ਕੋਇ ਨਹੀਂ, 

ਜਗ ਮਾਂਹਿ ਬਲੀ ਅਬਿ ਆਨ ਪੁਮਾਨੋ' ॥੩੨॥ 

ਕਬਿੱਤ: 

ਹਾਥ ਜੋਰਿ ਬਿਨੈ ਸਾਥ ਮਾਧੋ ਦਾਸ ਨਾਇ ਮਾਥ', 

ਕਹਸੋ ਮੈਂ ਤੋ ਆਪ ਕਾ ਹੂੰ ਬੰਦਾ' ਸੁਨ ਲੀਜੀਏ। 

ਕਰੇ ਅਪਰਾਧ ਜੋਊ ਪੂਰਬ ਅਗਾਧ' ਮੈਂ ਨੇ, ਹੁ 

ਸਾਧ ਹੈਂ ਦੁਖਾਏ ਛਿਮੋਂ' ਆਪ ਸੋਊ ਕੀਜੀਏ। 'ਖਿਮਾ ਕਰੋ। 
ਮਿਲੇ ਆਪ ਰਘੁਨਾਥ' ਆਇ ਆਜ ਮੁਝੈ ਨਾਥ, __'ਰਾਮ ਚੰਦਰ ਰੂਪ। 
ਕੀਜੀਏ ਸਨਾਥ' ਹਾਥ ਮਾਥ ਪੈ ਧਰੀਜੀਏ। 'ਸਫਲਾ। 

ਦੇਹੁ ਉਪਦੇਸ਼ ਵੇਸ' ਹਾਰਕ ਕਲੇਸ਼ ਸ਼ੇਸ਼?, 'ਚੰਗਾ। “ਸਾਰੇ ਕਲੇਸ਼ਾਂ ਨੂੰ ਨਾਸ ਕਰਨ ਵਾਲਾ। 
ਕਰੋ ਨਿਜ ਸਿੱਖ ਮੋਹਿ ਸਿੱਖਯਾ ਸੁ ਦੀਜੀਏ 

॥੩੩॥ 

ਹੋਇ ਕ੍ਰਿਪਾਲ ਗੁਰੁ ਕਹੇ ਯੌ ਰਸਾਲ ਬੈਨ', 'ਸੁੰਦਰ ਬਚਨ। 
ਸਿੱਖ ਹੋਨ ਕਠਿਨ ਮਹਾਂਨ ਪਹਿਚਾਨੀਏ। 


ਧਾਰ ਤਰਵਾਰ ਕੀ ਪੈ ਗਮਨ ਕਰਨ' ਏਹੁ, 'ਚਲਣਾ। 

ਬਾਰ ਤੈ' ਬਰੀਕ ਹੋਇ ਰਹਨੋ ਮਹਾਂਨੀਏ। 'ਵਾਲ ਤੋਂ। 

ਮੁਰਦਾ ਮੁਰੀਦ ਹੋਇ ਰਹੈ ਜੋ ਤਗੀਦ ਲਖਿ', ਪੱਕੀ (ਗੱਲ) ਜਾਣੋ। 

ਤਬਿ ਗੁਰੂ ਗੋਰ ਮੈਂ' ਸਮਾਵਨ ਹ੍ਹੈ ਜਾਨੀਏ। ਗੁਰਾਂ ਦੀ (ਆਗਿਆ ਰੂਪ) ਕਬਰ ਵਿੱਚ। 
ਸਿੱਖ ਗੁਰੂ ਸੀਖ' ਪਰ ਚਲੈ ਜਬਿ ਨੀਕ ਬਿਧਿ?, __'ਸਿੱਖਿਆ। “ਭਲੀ ਤਰ੍ਹਾਂ 

ਪਾਵੈ ਸੁਖ ਠੀਕ ਤਬਿ ਭਵ ਦੁਖ ਹਾਨੀਏ' 'ਸੰਸਾਰ ਦਾ ਦੁੱਖ ਨਾਸ ਹੋ ਜਾਂਦਾ ਹੈ। 


॥੩੪॥ 

ਦੋਹਰਾ: 

ਯਹਿ ਸੁਨਿ ਮਾਧੋ ਦਾਸ ਪੁਨ, 

ਗੁਨ ਕਰਿ' ਮਨਿ ਮੁਦ ਠਾਨ”। ਵਿਚਾਰ ਕੇ। “ਅਨੰਦ ਹੋ ਕੇ। 
ਕਹਯੋ ਬੰਦਗੀ' ਬਖਸ਼ੀਏ, 'ਭਗਤੀ। 

ਮੁਹਿ ਨਿਜ ਬੰਦਾ ਜਾਨ ॥੨੫॥ 

ਤਬਿ ਗੁਰੁ ਨਿਜ ਕਰ' ਤਾਂਹਿ ਸਿਰ, 'ਹੱਥ। 

ਧਰ ਕਰਿ ਕਰਯੋ ਨਿਹਾਲ। 





1818 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਤਿਨਾਮੁ ਉਪਦੇਸ਼ ਦੈ, 

ਕੀਨੋ ਸਿੱਖ ਬਿਸਾਲ ॥ ੩੬॥ 
ਪੁਨ ਬੰਦੇ ਕਰ ਜੋਰ ਕਰਿ, 

ਗੁਰੁ ਢਿਗ ਉਚਰਯੋ ਐਸ। 
ਆਗਜਾ ਮੁਝ ਕੋ ਕੀਜੀਏ, 

ਹੂ ਰਾਵਰ ਰੁਚਿ ਜੈਸ' ॥ ੩੭॥ 
ਪੇਖਿ ਸਿਦਕ ਸਮੁੱਥ ਪੁਨ, 

ਤਾਂ ਕੋ ਗੁਰੁ ਸਭਿ ਭਾਂਤਿ। 

ਕਹਸੋ ਗੁਰੂ ਤੁਮ ਜਾਹੁ ਅਬਿ, 
ਦਿਸ ਪੰਜਾਬ ਬਖਯਾਤ' ॥ ੩੮ ॥ 
ਪੂਰਬਲੀ ਸਭਿ ਗਾਥ ਗੁਰੁ, 
ਤਿਹ ਢਿਗ ਕਰੀ ਉਚਾਰ। 
ਗੁਰੁ ਘਰ ਸੰਗ ਅਪਾਰ ॥ ੩੯ ॥ 
ਸਾਹਿਬਜ਼ਾਦੇ ਜਿਨ ਹਨੇ', 

ਤਿਨ ਸਭਿਹਨ ਕੋ ਮਾਰ। 

ਤੁਝੈ ਯੋਗ ਯਹਿ ਕਾਰ' ॥੪੦॥ 
ਬੰਦਾ' ਜਿਸ ਤਰੁ? ਕੋ ਲਗੈ, 

ਤਾਂ ਕੋ ਦੇਤ ਸੁਕਾਇ। 

ਲਗ ਤੁਰਕਨ ਕੋ ਜਾਇ ॥੪੧॥ 
ਤਾਂ ਕਾ ਬੰਦਾ ਨਾਮ ਜਬਥਿ 

ਕਹਯੋ ਗੁਰੂ ਯਂ ਆਪ। 

ਤਬਿ ਤੇ ਬੰਦਾ ਨਾਮ ਤਿਹ, 
ਭਯੋ ਬਿਦਿਤ ਨਿਸ ਪਾਪ' ॥੪੨॥ 
ਚੌਪਈ: 

ਗੁਰੁ ਆਗਯਾ ਉਨ ਸਿਰ ਧਰਿ ਮਾਨੀ। 
ਹਾਥ ਜੋਰਿ ਪੁਨ ਅਰਜ਼ ਬਖਾਨੀ। 
ਸ਼ਸਤ੍ਰ ਬਖਸ਼ ਮੁਝੈ ਕਿਛੁ ਕਰੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1819 


ਜਿਹ ਬਲ ਮੈਂ ਅਰਿ ਗਨ ਕੋ ਹਰੋਂ!' ॥੪੨॥ 
ਤਬਿ ਗੁਰੁ ਹੂੰ ਕਰਿ ਖੁਸ਼ੀ ਅਪਾਰਾ। 

ਨਿਜ ਗਰ ਤੈ ਨਿਜ ਖੜਗ' ਉਤਾਰਾ। 

ਬੰਦੇ ਕੇ ਗਰ ਮੈਂ ਗੁਰੁ ਪਾਯੋ। 

ਪਿਖਿ ਤਬਿ ਸਿੰਘਨਿ ਰੋਸ ਉਪਾਯੋ ॥੪੪॥ 
ਹੈ ਇਹੁ ਖੰਡਾ ਹਮਰਾ ਹੱਕ। 

ਯੌ ਕਹਿ ਜਰਾ ਨ ਕੀਨੀ ਝੱਕ'। 

ਲਿਯ ਬੰਦੇ ਕੇ ਗਰੋ' ਉਤਾਰਾ। 

ਫਿਰ ਬੰਦਾ ਗੁਰੁ ਪਾਸ ਪੁਕਾਰਾ ॥ ੪੫॥ 
ਪੇਖਿ ਗੁਰੂ ਮੁਸਕਾਇ ਉਚਾਰੀ। 

ਵਸਤੁ ਆਪਨੀ ਇਨੈਂ ਸੰਭਾਰੀ। 

ਭਯੋ ਖਾਲਸਾ ਅਬਿ ਬਲਕਾਰੀ। 

ਲੈ ਹੈ ਰਾਜ ਦੁਸ਼ਟ ਗਨ ਮਾਰੀ ॥੪੬॥ 
ਫਿਰ ਬੰਦੇ ਕੋ ਗੁਰੁ ਨਿਜ ਤੀਰ। 

ਬਖਸ਼ੇ ਪਾਂਚ, ਕਹਯੋ ਯਹਿ ਬੀਰ'। 'ਇਹ ਪੰਜ ਬੀਰ (ਸਮਝ)। 
ਹੋਇ ਚਾਹਿ ਅਤਿਸੈ' ਜਬਿ ਆਈ। 'ਬਹੁਤੀ ਲੋੜ ਹੋਵੇ। 
ਇਨ ਮੈਂ ਤੇ ਇਕ ਦਯੋ ਚਲਾਈ ॥੪੭॥ 
ਯਹਿ ਹਟ ਕਰਿ ਫਿਰ ਤੁਮ ਢਿਗ ਐ ਹੈਂ] 
ਤੁਮ ਕੋ ਅਚਰਜ ਸ਼ਕਤਿ ਦਿਥੈ ਹੈਂ। 

ਚਲੈ ਪੌਨ ਅਤਿ ਧੂਰ ਊਡੈ ਹੈ। 

ਦੁਸ਼ਮਨ ਦ੍ਰਿਸ਼ਟਿ ਮੰਦ ਹੂ ਜੈਹੈ' ॥੪੮॥ 
ਇਨ ਕੇ ਤਾਬੇ ਫੌਜ ਸ਼ਹੀਦੀ। 

ਕਰਿ ਦੀਨੀ, ਮੈਂ ਕਰਿ ਤਾਕੀਦੀ'। 

ਦਲ ਦੁਸ਼ਮਨ ਕਾ ਸਭੀ ਪਲੈਹੈ। 

ਫਤੇ ਜੰਗ ਕੀ ਤੁਮ ਕੋ ਐਹੈ ॥੪੯॥ 

ਚਹੈਂ ਜੁ ਕਾਜ ਕਰਯੋ ਕਛੁ ਔਰੈਂ। 

ਪਾਂਚ ਸਿੰਘ ਕਰੀਓ ਇਕ ਨੌਰੈਂ। 

ਇਨ ਤੈ ਕਰਵੱਈਓ ਅਰਦਾਸਾ। 

ਸਰਬ ਕਾਜ ਆਵਹਿ ਤਬਿਰਾਸਾ ॥੫੦॥ 
ਦੇਸ ਮਾਲਵੇ ਮਾਝੇ ਔਰੈਂ। 





1820 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਪਠਜੋ ਚਿੱਠੀਆਂ ਲਿਖਿ ਸਭਿ ਨੌਰੈਂ। 

ਸਭਿ ਸਿੰਘਨ ਕੋ ਨਿਕਟਿ ਬੁਲੱਈਓ। 
ਤਿਨ ਕੇ ਸੰਗ ਮੇਲ ਤੁਮ ਕੱਈਓ ॥੫੧॥ 
ਬੀਰ ਹਠੀ ਵਹਿ ਹੈਂ ਸਭਿ ਗੋਰੈਂ”। 

ਮੱਦਤ ਕਰੈਂ ਤੋਹਿ ਸਭਿ ਨੌਰੈਂ। 

ਤੁਮ ਸਿੰਘਨਿ ਸੋਂ ਰਖੀਓ ਮੇਲਾ। 

ਉਨ ਬਿਗਰੇ ਤੂੰ ਬਨੈਂ ਦੁਹੇਲਾ' ॥ ੫੨ ॥ 
ਮਿਲੈ ਜੁ ਧਨ ਸਭਿ ਬਾਂਟ ਛਕੱਈਓ। 

ਇਕ ਤੁਮ ਗੁਰੂ ਨ ਆਪ ਸਦੱਈਓ। 

ਜਤੀ ਲੌਗੋਟੇ ਕੇ ਦਿਢ ਰਹੀਓ। 

ਪੁਨ ਅਪਨੋ ਨਹਿਂ ਪੰਥ ਚਲੱਈਓ ॥ ੫੨ ॥ 
ਗੁਰੁ ਦ੍ਰਾਰਨ ਕੋ ਬੰਦਨ ਕੱਈਓ। 

ਗੁਰੁ ਗਾਦੀ ਪਰ ਪਾਉ ਨ ਦੱਈਓ। 

ਮਨ ਹੰਕਾਰ ਨ ਅਧਿਕ ਕਰੱਈਓ। 
ਸਿੰਘਨ ਸੋਂ ਨ ਕਬੀ ਬਿਗਰੱਈਓ ॥੫੪॥ 
ਸਿੰਘਨ ਕੋ ਮਮ ਰੂਪ ਲਖੱਈਓ'। 

ਇਨ ਕਾ ਕਹਯਾ ਮਾਨਤੇ ਰੱਹੀਓ। 

ਏਕ ਵਖਤ ਇਨ ਕੀ ਮੰਨ ਲੱਈਓ। 

ਫਿਰ ਇਨ ਤੈ ਤੁਮ ਦਸ ਮਨਵੱਈਓ ॥ ੫੫॥ 
ਕਰਿ ਉਸਤਤਿ ਇਨ ਤੈ ਕੰਮ ਲੱਈਓ। 
ਲੂਟਨ ਤੈ ਇਨ ਕੋ ਨ ਹਟੱਈਓ। 

ਆਪ ਤਯਾਗੀ ਬਨੇ ਰਹੱਈਓ। 

ਰਾਜ ਸਭੀ ਸਿੰਘਹਿਂ ਭੁਗਵੱਈਓ ॥ ੫੬॥ 
ਮੁਝ ਕੋ ਸਦ ਹੀ ਸੰਗ ਲਖੱਈਓ। 

ਭਲੀ ਭਾਂਤਿ ਦੁਸ਼ਟਹਿਂ ਦੁਖ ਦੱਈਓ। 

ਭੈ ਨਹਿ ਜਰਾ ਕਿਸੀ ਕਾ ਕੱਈਓ। 
ਇਤਯਾਦਿਕ ਸਭਿ ਕਾਜ ਕਰੱਈਓ ॥੫੭॥ 
ਯੌ ਕਰਿ ਸਭਿ ਜਗ ਮੈਂ ਜਸ ਪੱਈਓ। 

ਤਨ ਤਜਿ ਫਿਰ ਮਮ ਰੂਪ ਸਮੱਈਓ। 
ਬਚਨ ਹਮਾਰੇ ਸਭੀ ਕਮੱਈਓ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਤੌ ਤੁਮ ਸਦਾ ਸੂਖ ਜਸ ਪੱਈਓ ॥੫੮॥ 
ਜੇ ਤੂੰ ਹਮਰੇ ਬਚਨ ਤਜੈ ਹੈਂ। 

ਤੌ ਤੂੰ ਦੁਹੂੰ ਲੋਕ ਦੁਖ ਪੈਹੈਂ। 

ਪਕਰਿ ਤੁਰਕ ਤੁਹਿ ਕਰਿ ਹੈਂ ਦੀਨੈ'। 
ਮਾਰਹਿਂ ਤੋਹਿ ਧਰਮ ਕਰਿ ਛੀਨੈ ॥੫੯॥ 


ਕਿਛ ਕੁ ਸਿੰਘ ਮੁਹਿ ਦੇਹੁ ਸੰਗਾਨਾ ॥੬੦॥ 

ਸੁਨਿ ਸਤਿਗੁਰੁ ਯਹਿ ਭਲਿ ਮਨਿ ਮਾਨੀ। 

ਪਾਂਚ ਸਿੰਘ ਵਡ ਦਏ ਮਹਾਨੀ। 

ਬਿਨੋਦ ਸਿੰਘ ਤੇਹਣ ਇਕ ਦੀਨੋ। 

ਕਾਨ੍ਹ ਸਿੰਘ ਭੱਲਾ ਭਲ ਚੀਨੋ ॥੬੧॥ 

ਬਾਜ ਸਿੰਘ ਇਕ ਬੀਰ ਉਦਾਰੋ। 

ਨਗਰ ਮੀਰ ਪੁਰਿ ਪੱਟੀ ਵਾਰੋ'। ਪੱਟੀ ਦੇ ਇਲਾਕੇ ਦੇ ਮੀਰ ਪੁਰਿ ਪਿੰਡ ਦਾ। 
ਬਿਜੈ ਸਿੰਘ ਪੁਨ ਰਾਮ ਸਿੰਘ ਵਰ। 

ਯਹਿ ਬੰਦੇ ਕੇ ਸੰਗ ਦਏ ਕਰਿ ॥੬੨॥ 

ਪੁਨ ਪੰਜਾਬ ਕੇ ਸਿੰਘਨ ਤਾਂਈਂ। 

ਲਿਖਯੋ ਮਿਲੋ ਤੁਮ ਬੰਦੇ ਤਾਂਈਂ। 

ਬੰਦੇ ਕੋ ਮਮ ਰੂਪ ਲਖੱਈਓ। 

ਇਸ ਕੀ ਆਗਜਾ ਮੈਂ ਸਭਿਰੱਹੀਓ ॥੬੨॥ 

ਬੈਰ ਸਜਾਦਨ ਕਾ' ਮਿਲਿ ਲਈਓ। 

ਹਤ ਤੁਰਕੈਂ ਫਿਰਰਾਜ ਕਮੱਈਓ। 

ਇਤਯਾਦਿਕ ਗੁਰੁ ਬੈਨ ਲਿਖਾਏ। 

ਬੰਦੇ ਕੇ ਕਰ ਦਏ ਫੜਾਏ ॥੬੪॥ 

ਸਿੰਘ ਔਰ ਪੁਨ ਕੇਤਿਕ ਚੰਗੇ। 

ਬੰਦੇ ਕੇ ਦੀਨੇ ਤਬਿ ਸੰਗੇ। 

ਏਕ ਨਗਾਰਾ ਏਕ ਨਿਸ਼ਾਨਾ'। ਨਿਸ਼ਾਨ ਸਾਹਿਬ। 
ਦਏ ਗੁਰੂ ਮੁਦ ਹੋਇ ਮਹਾਨਾ ॥ ੬੫ ॥ 

ਦੈ ਕਰਿ ਖੁਸ਼ੀ ਥਾਪਨਾ ਲਾਏ'। ਖ਼ੁਸ਼ ਹੋ ਕੇ (ਪਿੱਠ ਤੇ) ਥਾਪੜਾ ਦਿੱਤਾ। 


16821 





1822 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਰਿੱਧਿ ਸਿੱਧਿ ਨਿੱਧੀ ਸਭਿ ਦਾਏ'। 
ਦਿਸ ਪੰਜਾਬ ਕੌ ਪਠਯੋ ਚੜ੍ਹਾਏ। 
ਇਤੀ ਭਯੋ ਈਹਾਂ ਯਹਿ ਧਕਜਾਏ ॥੬੬॥ 
ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੂੰਥੇ ਪੂਰਬਾਰਧੇ ਗਯਾਨ ਸਿੰਘ ਵਿਰਚਿਤੇ 'ਨਦੇੜ ਜਾ ਕਰ ਬੰਦੇ ਕੋ ਸਿੱਖ 
ਕਰਨ, ਪੰਜਾਬ ਦਿਸ ਚਢਾਵਨ”, ਬਰਨਨੰ ਨਾਮ ਸੱਤ੍ਮੋਂ ਬਿਸ਼ਹਾਮ ॥ ੭੦॥ 
“ਪੰਜਾਬ ਦਿਸ ਚਢਾਵਨ' ਇਹ ਸ਼ਬਦ ਲਾਹੌਰ ਐਡੀਸ਼ਨ ਦੇ ਹਨ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1823 


੭੧. (ਦਸਮ ਗੁਰੂ ਜੀ ਦਾ ਜੋਤੀ ਜੋਤਿ ਸਮਾਉਣਾ, ਅਬਚਲ ਨਗਰ ਦੀ ਕਥਾ) 


ਦੰਦ ਬ੍ਰਿੰਦ ਨਿਕੰਦ ਹੈਂ, 
ਭਵ ਬੰਧਨ ਮਿਟ ਜਾਇਾੰ'। 
ਹਰਿ ਗੁਬਿੰਦ ਗੁਰੁ ਕੇ ਮਨਾ, 
ਪਦ ਅਰਬਿੰਦ ਮਨਾਇਂ ॥੧॥ 
ਸੁਨੋ ਗਾਥ ਇਕ ਔਰ ਅਬਿ, 
ਬੀਚ ਮਾਂਹਿ ਸੁਖ ਦਾਨ। 
ਗਾਥਾ ਔਰ ਮਹਾਂਨ ॥੨॥ 
ਜਬਿ ਬੰਦੇ ਨੈ ਆਇ ਕੈ, 

ਦੇਸ ਪੰਜਾਬ ਮਝਾਰ। 

ਗਦਲ ਮਚਾਯੋ' ਅਧਿਕ ਹੀ, 
ਦਏ ਤੁਰਕ ਬਹੁ ਮਾਰ ॥ ੨ ॥ 
ਹੁਤੋ ਮੁਸੱਲਮ ਖਾਨ ਤਬਿ, 
ਸੂਬਾ ਬੀਚ ਲਾਹੌਰ। 

ਭਏ ਇਕੱਠੇ ਆਨ ਬਹੁ, 
ਤੁਰਕ ਤਾਂਹਿ ਢਿਗ ਔਰ ॥੪॥ 
ਸਭਿ ਨੈ ਮਿਲਿ ਅਰਜ਼ੀ ਲਿਖੀ, 
ਪਾਤਸ਼ਾਹਿ ਕੀ ਓਰ'। 


“ਹੁਣ ਅਸੀਂ ਇਹ ਅੰਮਿ੍‌ਤਸਰ ਐਡੀਸ਼ਨ ਦਾ ੨੮ਵਾਂ ਬਿਸਾਮ 
ਅਰੰਭ ਕਰਨ ਲੱਗੇ ਹਾਂ। ਪਿਛਲਾ ਬਿਸਰਾਮ ੨੪ਵਾਂ ਸੀ। ੨੫, 
੨੬ ਤੇ ੨੭ ਨੰਬਰ ਬਿਸ੍ਰਾਮ (ਜਿਨ੍ਹਾਂ ਵਿੱਚ ਬੰਦਾ ਸਿੰਘ 
ਬਹਾਦਰ ਦਾ ਪੰਜਾਬ ਵਿੱਚ ਆ ਕੇ ਜ਼ਾਲਮਾਂ ਨੂੰ ਦੰਡ ਦੇਣ ਤੇ ਹੋਰ 
ਇਲਾਕਿਆਂ 'ਤੇ ਕਾਬਜ਼ ਹੋਣ ਦੇ ਪ੍ਰਸੰਗ ਹਨ) ਅਸਾਂ ਇਸ 
ਲਈ ਛੱਡ ਦਿੱਤੇ ਹਨ ਕਿ ਸਾਡੀ ਇਸ ਐਡੀਸ਼ਨ ਵਿੱਚ ਉਹ 
ਸਾਰੇ ਪ੍ਰਸੰਗ ਅੱਗੇ ਜਾ ਕੇ ਉਂਤ੍ਰਾਰਧ ਵਿੱਚ ਆਉਣਗੇ ਜਿੱਥੇ 
ਕਵੀ ਜੀ ਨੇ ਆਪ ਲਿਖਿਆ ਹੈ ਉਹ ਲਾਹੌਰ ਐਡੀਸ਼ਨ ਛਾਪਾ 
ਪੱਥਰ ਦੇ ਉਤ੍ਰਾਰਧ 'ਚ ਬਿਸ੍ਰਾਮ ਨੰ: ੩ ਤੋਂ ੬ ਤੱਕ ਛਪੇ ਹੋਏ 
ਹਨ। ਇਸ ਐਡੀਸ਼ਨ ਦੇ ਉੱਤ੍ਰਾਰਧ ਵਿੱਚ ਵੀ ਬਿਸ੍ਹਾਮ ਨੰ: ੩ 
ਤੋਂ ੬ ਤੱਕ ਦੇਖੋ। 


ਬਹੁਤੇ (ਦੁੰਦ) ਦੁਖ ਨਾਸ ਹੋ ਜਾਣਗੇ ਤੇ ਸੰਸਾਰ ਦੇ ਬੰਧਨ ਮਿਟ 
ਜਾਣਗੇ। 





1824 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਧਿਕ ਮਚਾਯੋ ਸ਼ੋਰ ॥੫॥ 

ਜੇਤਿਕ ਗਾਥਾ ਹਮ ਲਿਖੀ 

ਪਿਛਲੇ ਧਜਾਇ ਮਝਾਰਾ”। #ਉਹ ੨੫ ਤੋਂ ੨੭ ਨੰਬਰ ਤੱਕ ਤਿੰਨ ਧਕਾਇ ਹਨ ਜੋ ਅਸਾਂ 
ਏਥੇ ਛੱਡ ਦਿੱਤੇ ਹਨ। ਉਹ ਧਯਾਇ ਅੱਗੇ ਉੱਤ੍ਰਾਰਧ 'ਚ ਦੇਖੋ 
ਬਿਸ੍ਰਾਮ ਨੰ: ੩ ਤੋਂ ੬ ਤੱਕ ਆਉਣਗੇ। 

ਤਿਸ ਤੈ ਦੁਗਨਿ ਬਨਾਇ ਕਰਿ, 

ਲਿਖੀ ਤਿਨੋਂ ਨੈ ਸਾਰ' ॥੬॥ 'ਚੰਗੀ ਤਰ੍ਹਾਂ। 

ਔਰ ਬਹੁਤ ਬਾਤੈਂ ਲਿਖੀ, 

ਤਿਨਹੂੰ ਇਸ ਪ੍ਰਕਾਰ। 

ਜੋ ਸੁਨ ਕਰਿ ਪਤਿਸ਼ਾਹਿ ਕੋ, 

ਹੋਵੈ ਰੋਸ ਅਪਾਰ' ॥ ੭॥ 

ਸ਼ਾਹਿ ਬਹਾਦਰ ਹੁਤੋ ਤਬਿ, 

ਦੱਖਨ ਦਿਸ ਕੇ ਮਾਂਹਿ। 

ਬੰਦੋਬਸਤ ਨਿਜ ਮੁਲਕ ਕਾ, 

ਕਰਤ ਫਿਰਤ ਥੋ ਚਾਹਿ' ॥੮॥ 


'ਸਿਰ ਹਿਲਾ ਕੇ ਹੈਰਾਨ ਹੋਇਆ। 


'ਬੂਲਾ ਲਏ। 


ਸੋ ਸੁਨਾਯੋ ਚਾਹਿ ॥੯॥ 

ਸੁਨਿ ਬਾਤ ਬੰਦੇ ਕੀ ਡਰੇ, 

ਮਨ ਮਾਂਹਿ ਸਗਲ ਅੰਬੀਰ। 

ਮਤ ਸ਼ਾਹਿ ਹਮ ਕੋ ਪਨੈ ਕਿਤ, 

ਤਿਸ ਦਿਸਾ ਕੋ ਦੈ ਭੀਰ'। 'ਫ਼ੌਜ ਦੇ ਕੇ। 

ਜਿਨ ਦਯੋ ਖਾਨ ਬਜੀਦ ਨਾਜ਼ਮ, 

ਕਾਫਰੈਂ ਕਰਿ ਜਾਰ'। ਕਾਫ਼ਰ ਕਰ ਕੇ ਸਾੜ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬਡ ਪੀਰ ਜਾਰਯੋ ਕਬਰ ਤੈ, 
ਜਿਨ ਕਢਿ ਸਢੌਰੇ ਵਾਰ ॥੧੦॥ 
ਹੈ ਕਰਾਮਾਤੀ ਅਧਿਕ ਬੰਦਾ, 
ਰਹਿਤ ਤਾਬੇ' ਬੀਰ। 

ਮਤ ਮਾਰ ਹੈ ਕਰਿ ਕਾਫਰੈਂ, 
ਹਮ ਤਈਂ ਬੰਦਾ ਪੀਰ। 

ਜਿਮ ਪਨੈ ਸ਼ਾਹਿ ਨ ਹਮੈ ਤਿਸ ਦਿਸ, 
ਕਰੈਂ ਸੋ ਤਦਬੀਰ'। 
ਸ਼ਾਹਿ ਢਿਗ ਅੰਮੀਰ ॥੧੧॥ 
ਕਰ ਜੋਰਿ ਭਾਖੇਂ ਅਰਜ਼ ਸਾਚੀ, 
ਸੁਨੋ ਜਹਾਂ ਪਨਾਹਿ'। 

ਹਮ ਆਪ ਕੇ ਅਨੁਸਾਰ ਸਦ ਹੀ, 
ਆਪ ਕਾ ਸੁਖ ਚਾਹਿਂ। 

ਅਬਿ ਸੁਨੋ ਬੰਦੇ ਕੀ ਕਥਾ, 

ਹਮ ਕਹੈਂ ਸਾਚ ਸੁਨਾਇ। 

ਵਹਿ ਅਜ਼ਮਤੀ ਹੈ ਪੀਰ ਭਾਰਾ, 
ਸੁਨਯੋ ਬੁਰੀ ਬਲਾਇ ॥ ੧੨॥ 
ਬਸਿ ਹੁਤੇ ਤਾਂ ਕੇ ਬੀਰ ਆਗੇ, 
ਦਏ ਪੁਨ ਗੁਰੁ ਤੀਰ। 

ਬਡ ਥਾਪਨਾ ਦੈ ਪਠਯੋਂ ਗੁਰੁ ਨੈ, 
ਸੰਗ ਦੈ ਸਿੰਘ ਬੀਰ। 

ਜਿਨ ਕਰੇ ਲਾਖਨ ਸੰਗ ਜੰਗ, 
ਆਨੰਦ ਪੁਰਿ ਕੇ ਮਾਂਹਿ। 

ਅਬਿ ਭਯੋ ਤਿਨ ਕਾ ਦੇਸ ਸਭ ਹੀ, 
ਸੰਗ ਬੰਦੇ ਚਾਹਿ ॥੧੩॥ 

ਪੁਨ ਧਨੀ' ਅਜ਼ਮਤ? ਤੇਗ ਕਾ, 
ਲਖ ਲੇਹੁ ਬੰਦਾ ਭਾਰ'। 

ਤਿਸ ਸੰਗ ਕਰਨੋਂ ਮੇਲ ਹੈ ਭਲ, 
ਨਾਹਿਂ ਨੀਕੀ ਰਾਰ'। 


1825 





1826 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹੈ ਸਿੱਖ ਸੋਊ ਦਸਮ ਗੁਰੁ ਕਾ, 
ਬਖਸ਼ ਇਨ ਹੂੰ ਕੀਨ। 

ਨਿਜ ਸੁਤਨ ਕਾ ਇਨ ਬੈਰ ਲੇਵਨ, 
ਹੇਤ ਪਠਜੋਂ ਚੀਨ ॥੧੪॥ 

ਤਬਿ ਜਿਨੋ ਨੇ ਗੁਰੁ ਸੰਗ ਨਾਹੱਕ, 
ਕਰੇ ਜ਼ੁਲਮ ਅਪਾਰ। 

ਅਬਿ ਜਾਇ ਬੰਦੇ ਹਨਯੋ ਤਿਨ ਕੋ, 
ਲਏ ਬਦਲੇ ਭਾਰ। 

ਅਬਿ ਆਪ ਮੇਟਜੋ ਚਹਿਤ ਜੇ, 
ਵਹਿ ਗਦਲ ਕੋ', ਭਲ ਭਾਇ”। 
ਬੰਦੇ ਤਈਂ ਦੈਹੁ ਦਿਵਾਇ ॥ ੧੫॥ 
ਵਹਿ ਨਹਿ ਮਚਾਵੈ ਗਦਲ ਜਗ ਮੈਂ, 
ਲੂਟ ਮਾਰ ਤਜਾਇ। 

ਬਹੁ ਪਾਤਿਸ਼ਾਹਿਨ ਤੈ ਲਵੈ, 
ਜਗੀਰ ਬੈਠਾ ਖਾਇ। 

ਇਸ ਭਾਂਤਿ ਮਿਟ ਹੈ ਗਦਲ ਸਰਬ, 
ਸੁਖੈਨ ਹੀ ਲਖ ਲੇਹੁ। 

ਨਹਿ ਨੀਕ ਔਰ ਉਪਾਵ ਕੋਊ, 
ਮਤੋ ਹਮਰੋ ਏਹੁ ॥੧੬॥ 

ਯਹਿ ਬਾਤ ਸੁਨਿ ਪਤਿਸ਼ਾਹਿ ਨੈ, 
ਮਨ ਮਾਂਹਿ ਮਾਨੀ ਠੀਕ। 

ਗੁਰੁ ਪਾਸ ਆਵਨ ਕੀ ਤਬੈ, 

ਦਿਲ ਮਾਂਹਿ ਧਾਰੀ ਨੀਕ'। 

ਇਤ ਦਸਮ ਗੁਰੁ ਨਾਦੇੜ ਢਿਗ, 
ਤਟ ਗੰਗ ਠਟ ਮੋਕਾਨ'। 

ਤਹਿ ਥਿਰੇ ਮਨ ਧਰਿ ਮੋਦ, 
ਖੇਲਹਿਂ ਨਿਤ ਸ਼ਿਕਾਰ ਮਹਾਨ ॥੧੭॥ 
ਨਿਜ ਸਿੱਖਨ ਕੌ ਨਿਜ ਰੂਪ ਕਾ, 
ਉਪਦੇਸ਼ ਵੇਸ' ਦਿਢਾਇਂ। 


'ਬਗ਼ਾਵਤ ਨੂੰ। “ਚੰਗੀ ਤਰ੍ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1827 


ਨਿਤ ਆਦਿ ਗੁਰੂ ਗੁੰਥ ਕੀ, 

ਪੁਨ ਕਥਾ ਬਿਬਿਧ' ਸੁਨਾਇ। 
ਫਿਰ ਜਾਗ ਕੈ ਨਿਸ ਅਰਧ ਤੈ, 
ਕਰਿ ਸੌਚ ਗੰਗ ਇਸ਼ਨਾਨ। 

ਫਿਰ ਗੰਗ ਤਟ ਬਿਛਵਾਇ ਆਸਨ, 
ਧਰੈਂ ਬੁਹਮ ਧਯਾਨ ॥ ੧੮॥ 

ਜਬਿ ਚਢੈ ਦਿਨ ਇਕ ਪਹਿਰ ਭਰ, 
ਫਿਰ ਆਇ ਭੋਜਨ ਪਾਇ। 

ਪੁਨ ਜਾਇ ਭੀਤਰ ਪੌਢਹੀਂ, 
ਪ੍ਰਯੰਕ' ਪਰ ਸੁਖ ਦਾਇ। 

ਇਕ ਥੀ ਸਮਾਣੀ ਤਹਾਂ ਗੁਰੁ ਢਿਗ', 


ਕਰੈ ਭੀਤਰ ਸੇਵ। 
ਦਿਨ ਢਲੇ ਬਾਹਰ ਆਇ ਕਰਿ, 
ਛਕਿ ਫੀਮ ਬਿਜੀਆ'" ਏਵ” ॥੧੯॥ 


ਕਰਿ ਸੋਚ ਸਜਿ ਦਸਤਾਰ ਆਯੁਧ, 


ਪ੍ਰਸੰਗ ਕਹਿ ਕਰਿ ਚਾਰੁ ॥੨੦॥ 
ਸਭਾ ਤਿਸ ਦਿਨ ਲਾਇਂ। 

ਗੁਰੁ ਗੁੰਥ ਕੀ ਕਹਿ ਗਾਥ ਨੀਕੇ, 
ਗਯਾਨ ਦੈਂਹ ਦ੍ਰਿੜ੍ਹਾਇ। 

ਤਬਿ ਸਿੱਖ ਏਕ ਪੰਜਾਬ ਦਿਸ ਤੈ, 
ਗਯੋਂ ਗੁਰੁ ਢਿਗ ਧਾਇ। 

ਉਨ ਗਾਥ ਬੰਦੇ ਕੀ ਸੁਨਾਈ, 


'ਪਲੈਘ। 
ਉਥੇ ਗੁਰਾਂ ਪਾਸ (ਸਮਾਣੀ) ਮਹਿਲ (ਮਾਤਾ ਸਾਹਿਬ ਕੌਰ 
ਜੀ) ਸਨ। 


'ਸੁੱਖਾ। “ਇਸ ਤਰ੍ਹਾਂ। “ਦੇਖੋ ਬਿਸ੍ਰਾਮ ਨੰ: ੭੦ ਦੇ ਅੰਕ ਨੰ: ੬ 
ਦੇ " ਨਿਸ਼ਾਨ ਦੀ ਪੈਰ ਟੂਕ। 





1828 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸਭੀ ਸੁਖਦ ਸੁਹਾਇ ॥੨੧॥ 

ਜਿਹ ਬਿਧਿ ਸਮਾਣਾ ਐਂ ਸਢੌਰਾ, 

ਦਾਮਲਾ ਸਰਹੰਦ। 

ਯਹਿ ਲੂਟ ਮਾਰ ਬਿਰਾਨ ਕੀਨੇ, 

ਹਤਜਯੋ ਨਾਜ਼ਮ ਮੰਦ। 

ਪੁਨ ਬਾਵਨੀ' ਸਰਹੰਦ ਕਾ, 'ਬਵੰਜਾਂ (੫੨) ਪਿੰਡਾਂ ਦਾ ਪਰਗਣਾ। 

ਜਯੋਂ ਮੁਲਕ ਕਬਜ਼ੇ ਕੀਨ। 

ਸ਼ਾਹਜ਼ਾਦਯੋਂ ਕੇ ਲਏ ਬਦਲੇ, 

ਤ੍ਰਕਨ ਤੈ ਜਯੋਂ ਪੀਨ' ॥੨੨॥ 

ਭਯੋ ਸਬਿ ਇਕ ਨੌਰ। 

ਉਤ੍ਰੈਣ ਦਿਨ ਜਜੋਂ ਦਿਨ ਬਦਿਨ, 

ਦਹ ਚੰਦ ਬਢਿ ਹ੍ਹੈ ਗੋਰ'। 'ਉਤ੍ਰਾਯਣ (ਦਸ ਪੋਹ ਤੋਂ ਨੌਂ ਹਾੜ ਤੱਕ ਦਾ ਸਮਾਂ) ਦੇ ਦਿਨਾਂ 
ਵਾਂਗ, ਦਿਨ ਬ ਦਿਨ (ਦਹ ਚੰਦ) ਦਸ ਗੁਣਾ ਵਧ ਕੇ (ਸਿੰਘਾਂ 
ਦਾ ਦਲ) ਵੱਡਾ ਹੋ ਰਿਹਾ ਹੈ। 

ਇਤਯਾਦਿ ਗਾਥਾ ਔਰ ਪੌਰਖ', 'ਬਲ। 

ਕਹੇ ਬੰਦੇ ਕੇਰ। 

ਸੁਨਿ ਗੁਰੂ ਸਿੱਖਨ ਸਹਤ, 

ਹੋਏ ਮੋਦ ਮਾਨ ਵਧੇਰ' ॥੨੩॥ 'ਮੰਨੋਂ ਬਹੁਤੇ ਅਨੰਦ ਸਹਿਤ ਹੋਏ। 

ਪੁਨ ਦਸਮ ਗੁਰੁ ਮਨ ਮੋਦ ਹੋਏ, 

ਸਿੰਘ ਪੁਨ ਸਮੁਦਾਇ। 


ਤਿਸ ਤਈੀਂ ਗੁਰ ਪਸੰਨ ਹੋ. 

ਬਰ ਬਖਸ਼ ਕੀਨ ਨਿਹਾਲ ॥੨੪॥ 
ਦੋਹਰਾ : 

ਬਾਦਸ਼ਾਹਿ ਕੀ ਤਰਫ ਤੈ, 

ਤਿਸੀ ਸਮੈਂ ਨੰਦ ਲਾਲ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਆਇ ਗੁਰੂ ਢਿਗ ਖਬਰ ਤਿਨ, 

ਦੀਨੀ ਐਸ ਬਿਸਾਲ ॥ ੨੫॥ 

ਸ਼ਹਿਰ ਹੈਦਰਾਬਾਦ ਤੇ, 

ਆਵਤ ਹੈ ਪਤਿਸ਼ਾਹਿ। 

ਦਿੱਲੀ ਕੀ ਦਿਸ ਜਾਨ ਕੋ, 

ਰਾਖਤ ਮਨ ਮੈਂ ਚਾਹਿ ॥੨੬॥ 

ਦਰਸ਼ਨ ਹਿਤ ਅਬਿ ਆਪ ਕੇ, 

ਆਵਹਿਗੋ ਇਤ ਖਾਸ'। 

ਕਿਛੁਕ ਗੁਫਤ-ਗੂ' ਕਰਨ ਕੀ, 

ਰਾਖਤ ਮਨ ਮੈਂ ਆਸ ॥੨੭॥ 

ਹਾਕਲਾ ਛੰਦ: 

ਪੁਨ ਚੰਦਰੋਜ਼ ਕੇ ਮਾਂਹੀ'। 'ਥੋੜ੍ਹੇ ਹੀ ਦਿਨਾਂ ਵਿੱਚ। 
ਤਬਿ ਸ਼ਾਹਿ ਬਹਾਦਰ ਚਾਹੀ'। ਇੱਛਾ ਕਰਕੇ। 
ਆਯੋ ਵਹਿ ਗੁਰੁ ਕੈ ਪਾਸੰ। 

ਦੈ ਭੇਟਾ ਮਿਲਿਓ ਖਾਸ ॥੨੮॥ 

ਇਕ ਵਡੋਂ ਅਮੋਲਕ ਹੀਰਾ। 

ਤਿਨ ਧਰਜੋ ਗੁਰੁ ਕੈ ਤੀਰਾ'। 

ਗੁਰੁ ਲੈ ਕਰਿ ਗੰਗਾ' ਮਾਹੀਂ। 

ਵਹਿ ਗੇਰ ਦਯੋ ਛਿਨ ਤਾਹੀਂ ॥ ੨੯ ॥ 

ਪਿਖਿ ਯੋਂ ਪੁਨ ਸ਼ਾਹਿ ਬਹਾਦਰ। 

ਕਰ ਜੋਰਿ ਬੋਲਯੋ ਸਾਦਰ। 

ਹੇ ਗੁਰੁ ਯਹਿ ਨੀਕੋ ਹੀਰਾ। 

ਕਿਸ ਕਾਰਣ ਗੇਰਯੋ ਨੀਰਾ ॥ ੨੦॥ 

ਤਬਿ ਸਤਿਗੁਰੁ ਐਸ ਵਖਾਨਾ। 

ਹੈ ਹਮਰਾ ਤੋਸ਼ੇ ਖਾਨਾ'। 'ਸਜਾਵਟ ਦਾ ਕੀਮਤੀ ਸਾਮਾਨਰੱਖਣ ਦਾ ਘਰ। 
ਯਹਿ ਗੰਗਾ ਨਦੀ ਵਿਚਾਰੋਂ। 

ਚਹੀਏ ਤੌ ਲੈਹੁ ਨਿਹਾਰੋ' ॥੨੩੧॥ 'ਚਾਹੁੰਦੇ ਹੋ ਤਾਂ ਦੇਖ ਲਉ। 
ਧਸ ਕਰਿ ਇਸ ਜਲ ਕੇ ਮਾਂਹੀਂ। 

ਪ੍ਰਿਥੀ ਤਲ ਨਿਰਖੋ ਚਾਹੀ। 

ਯਹਿ ਸ਼ਾਹਿ ਬਹਾਦਰ ਸੁਨ ਕੈ। 


16829 





1830 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਧਸ ਜਲ ਮੈਂ ਨਿਰਖਯੋ ਗੁਨ ਕੈ ॥ ੩੨ ॥ 
ਪੇਖੇ ਬਹੁ ਭਾਂਤਿ ਜਵਾਹਰ। 

ਬਹੁ ਹੀਰੇ ਵਡ ਤਿਸ ਠਾਹਰ। 

ਪਿਖਿ ਹੋਯੋ ਅਧਿਕ ਹਿਰਾਨੰ। 

ਗੁਰੁ ਕੇ ਪਗ ਬੰਦੇ ਆਨੰ ॥ ੩੩ ॥ 
ਤਿਸ ਜਾਗਾ ਕਾ ਅਬਿ ਨਾਮੂੰ। 

ਕਹਿੰ ਹੀਰਾ ਘਾਟ ਤਮਾਮੂੰ। 

ਫਿਰ ਸ਼ਾਹਿ ਬਹਾਦਰ ਖਾਸੰ। 

ਕਰ ਜੋਰਿ ਕਹਜੋ ਗੁਰੁ ਪਾਸ ॥ ੩੪॥ 
ਹੇ ਸਤਿਗੁਰੁ ਦੀਨ ਦਯਾਲੇ। 

ਇਕ ਕਿਰਪਾ ਕਰੋਂ ਬਿਸਾਲੇ। 

ਜੋ ਬੰਦਾ ਸਿੱਖ ਤੁਮਾਰਾ। 

ਹੈ ਗਯੋ ਪੰਜਾਬ ਮਝਾਰਾ ॥ ੩੫॥ 
ਜਿਸ ਹਿਤ ਤੁਮ ਵਹਿ ਪਠ ਦੀਨਾ। 
ਸੋ ਕਾਰਜ ਸਭਿ ਉਨ ਕੀਨਾ। 

ਤਿਨ ਬੈਰ ਸਜਾਦਜੋਂ ਕੇਰੋ। 

ਲੀਨੋ ਸਭਿ ਭਲਿ ਬਿਧਿ ਹੇਰੋ ॥੩੬॥ 
ਅਬਿ ਮਿਹਰ ਆਪ ਦਿਲ ਧਰੀਏ। 
ਮੁਝ ਪਰ ਯਹਿ ਕ੍ਰਿਪਾ ਕਰੀਏ। 

ਲਿਖ ਪਠੀਏ ਯੌਂ ਤਿਸ ਤਾਂਈਂ। 

ਨਹਿਂ ਜੁਲਮੀ ਕਰੈ ਮਹਾਂਈਂ' ॥੨੩੭॥ 
ਯਹਿ ਖਲਕ ਖੁਦਾ ਕੀ ਹੱਈਏ। 
ਨਹਿਂ ਅਤੀ ਦੁਖਾਵਨਿ ਚਹੀਏ। 
ਨਹਿ ਗਦਲ ਮੁਲਕ ਮੈਂ ਪਾਵੈ। 

ਹਮ ਤੈ ਜੋ ਚਹਿ ਮਨਵਾਵੈ ॥ ੩੮॥ 
ਸਭਿ ਸਿੰਘਨ ਕੋ ਦਿਲਵਾਵੈ। 

ਮਨ ਜੇਤਿਕ ਤਿਸ ਕੇ ਭਾਵੈ। 

ਪੁਨ ਮੈਂ ਹੋਂ ਦਾਸ ਤੁਮਾਰਾ। 

ਜਿਮ ਔਰ ਖਾਲਸਾ ਸਾਰਾ ॥੩੯॥ 
ਜਬਿ ਯਾ ਬਿਧਿ ਸ਼ਾਹਿ ਬਹਾਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1831 


ਸੁਨ ਸ਼ਾਹਿ ਬਹਾਦਰ ਪਯਾਰੇ ॥ ੪੦॥ 
ਤੁਮ ਨੈ ਜੋ ਸੰਗ ਹਮਾਰੇ। 

ਕੀਨੋ ਥਾ ਇਕ ਅਕਰਾਰੇ। 

ਨਹਿੰ ਪੂਰਨ ਸੋ ਤੁਮ ਕੀਨੋ। 

ਹਮ ਤਿਸੀ ਕਾਜ ਹਿਤ ਚੀਨੋ ॥੪੧॥ 
ਇਕ ਬੰਦਾ ਪੁਰਖੁ ਨਿਵਾਜਾ'। 

ਤਿਸ ਤੈ ਕਰਵਾਯੋਂ ਕਾਜਾ। 

ਹਮ ਹੁਕਮ ਜੁ ਤਿਸ ਕੋ ਦੀਨਾ। 

ਤਿਨ ਸੀਸ ਧਾਰਿ ਸਭਿ ਕੀਨਾ ॥੪੨॥ 
ਅਰ ਅਜ਼ਮਤ' ਤਿਸ ਕੌ ਦੀਨੀ। 

ਹਮ ਨੈ ਸਭਿ ਬਿਧਿ ਕੀ ਪੀਨੀ'। 

ਜੋ ਬੋਲ ਭਲੇ ਜਨ ਰਰ ਹੈੱ”। 

ਫਿਰ ਪਾਲਨ ਤਿਸ ਕੋ ਕਰਿ ਹੈਂ ॥੪੨॥ 
ਜੋ ਬੈਨ ਨ ਅਪਨੇ ਪਾਲਤ। 

ਤਿਨ ਕੋ ਜਮ ਦੋਜ਼ਕ ਡਾਲਤ। 

ਜੋ ਬਚਨ ਸਪੁਰਸ਼ਨ ਕੇਰਾ'। 

ਮੁਖ ਤੈ ਨਿਕਸਯੋ ਇਕ ਬੇਰਾ ॥ ੪੪॥ 
ਵਹਿ ਫਿਰਤ ਨਾਹਿਂ' ਫਿਰ ਐਸੇ। 
ਪਿਖਿ ਦੰਤ ਦੁਰਦ ਕਾ ਜੈਸੇ'। 

ਜਜੋਂ ਛੂਟਯੋ ਤੀਰ ਕਮਾਣੋਂ। 

ਫਿਰ ਫਿਰਤ ਨ ਪੀਛੇ ਜਾਣੋ ॥ ੪੫ ॥ 
ਦੋਹਰਾ: 

ਸ਼ਾਹਿ ਬਹਾਦਰ ਫਿਰ ਕਹੀ, 

ਹਾਥ ਜੋਰਿ ਯਹਿ ਬਾਤ। 

ਜੇ ਨਹਿਂ ਬਰਜਤ ਆਪ ਤਿਸ, 

ਗਦਲ ਮਿਟੈ ਕਿਸ ਭਾਂਤਿ ॥੪੬॥ 
ਮੈਂ ਅਪਨੇ ਮਨ ਦਿਢ ਰਖੁਯੋ, 

ਪਰਣ ਯਹੀ ਕਰ ਸਾਰ। 


'ਇਕ ਪੁਰਖ ਨੂੰ (ਬੰਦਾ) ਦਾਸ ਬਣਾ ਕੇ ਵਡਿਆਇਆ ਹੈ। 





1832 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਕੇ ਘਰ ਸੰਗ ਕਬੀ ਮੈਂ, 
ਨਾਹਿੰ ਕਰੋਂਗੋ ਰਾਰ ॥ ੪੭॥ 
ਯੌ ਸੁਨ ਕਰਿ" ਫਿਰ ਗੁਰੁ ਕਹਯੋ, #ਯੋਂ ਸੁਨ ਕਰਿ' ਪਾਠ ਦਿੱਲੀ ਐਡੀਸ਼ਨ 'ਚੋਂ ਲਿਆ ਹੈ। 
ਉ .` ਅੰਮ੍ਰਿਤਸਰ ਐਡੀਸ਼ਨ 'ਚ ਇਹ ਪਾਠ ਛਪਣ ਸਮੇਂ' ਹੀ ਰਹਿ 
ਗਿਆ ਜਾਪਦਾ ਹੈ। ਅਣਜਾਣ ਪ੍ਰਕਾਸ਼ਕਾਂ ਨੇ ਇਸ ਥਾਵੇਂ 
'ਨਿਸ਼ਾਨੀ ਛੰਦ' ਛਾਪ ਦਿੱਤਾ ਹੈ ਜਦ ਕਿ ਇਹ ੪੮ ਨੰ: ਅੰਕ 
ਵੀ ਦੋਹਰਾ ਹੀ ਹੈ ਤੇ ਦਿੱਲੀ ਐਡੀਸ਼ਨ ਵਿੱਚ ਵੀ ਦੋਹਰਿਆਂ 'ਚ 
ਹੀ ਸ਼ਾਮਿਲ ਹੈ। 'ਨਿਸ਼ਾਨੀ ਛੰਦਾਂ ਅੰਕ ਨੰ: ੪੯ ਤੋਂ ਸ਼ੁਰੂ ਹੁੰਦਾ 
ਹੈ ਤੇ ਸਿਰਲੇਖ ਵਜੋਂ ਦੋਹਾਂ ਹੀ ਐਡੀਸ਼ਨਾਂ 'ਚ ਛਪਿਆ ਹੋਇਆ 
ਹੈ। 


ਸੁਨੋ ਬਹਾਦਰ ਸ਼ਾਹਿ। 

ਕਰਸੋ ਪੁਣ ਜੇ ਆਪ ਯਹਿ, 

ਅਰ ਕਿਯ ਚਲਤ ਨਿਬਾਹਿ ॥੪੮॥ 
ਨਿਸ਼ਾਨੀ ਛੰਦ: 

ਤਬ ਤੁਮ ਧੀਰਜ ਧਰ ਰਿਦੈ, 

ਦਿਨ ਕਿਤਿਕ ਰਹਾਵੋ। 

ਜੋ ਕਰਿ ਹੈ ਸੋ ਸਭਿ ਸਹੋ, 


ਨਹਿਂ ਰਾਰ ਬਢਾਵੋ। 

ਅਬਿ ਬੰਦਾ ਦਿਨ ਕਿਤਿਕ ਮੈਂ, ਹੂੰ ਹੈ ਹੰਕਾਰੀ। 

ਜਬੈ _ਉਲੌਘਨ _ਕਰੈਗੋ, _ਆਇਸ' ਹੱਮਾਰੀ 

॥੪੯॥ 

ਬਿਗਰ ਜਾਇਗੋ ਪੰਥ ਸੈਂ, ਨਿਜ ਪੰਥ ਜਲੈ ਹੈ। 

ਗੁਰੁ ਘਰ ਸੋਂ ਬੇਮੁੱਖ ਹੂ, ਜਤ ਸਤ ਸਭਿ ਖ੍ਰੋ ਹੈ। 

ਤਬਿ ਹਮ ਅਜ਼ਮਤ ਆਪਨੀ, ਤਿਸ ਤੈ ਸਭਿ 

ਲੈਹੈਂ। 

ਮੀਰੀ ਪੀਰੀ ਪੰਥ ਕੋ, ਫਿਰ ਨੀਕੈ ਦੈਹੈਂ ॥੫੦॥ 

ਫਿਰ ਬੰਦਾ ਰਹਿ ਜਾਇਗੋ, ਅਜ਼ਮਤ ਤੈ ਖਾਲੀ#। _ “ਅਜਿਹੇ ਵਾਕ ਗੁਰੂ ਜੀ ਬੰਦਾ ਸਿੰਘ ਬਹਾਦਰ ਸਬੰਧੀ ਨਹੀਂ' 
ਕਹਿ ਸਕਦੇ। 

ਤਬਿ ਤੁਮ ਲਈਓ ਤਾਂਹਿ ਤੈ, ਮਨ ਭਵਤ 'ਉਸ ਤੋ' ਮਨ ਭਾਉਂਦਾ (ਰਾਜ ਭਾਗ) ਲੈ ਕੇ ਸੰਭਾਲ ਲਿਆ 

ਸਮਾਲੀ'। ਜੇ। 

ਯੌ ਜਬਿ ਸਤਿਗੁਰੁ ਨੈ ਕਹਯੋ, ਸੁਨਿ ਸ਼ਾਹਿ 

ਬਹਾਦਰ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1833 


ਕਰਿ ਬੰਦਨ ਮੁਦ ਮਾਨ ਕੈ, ਡੇਰੇ ਗਯੋਂ ਸਾਦਰ 
॥੫੧॥ 
ਤਬਿ ਹੀ ਏਕ ਪਠਾਣ ਨੈ, ਹੂ ਕਰਿ ਬਹੁ ਗਰਜ਼ੀ'। 


ਕਹੋ ਹਮਾਰੀ ਭੂਮਿ ਮੈਂ, ਗੁਰੂ ਨਗਰ ਬਸਾਯੋ। 
ਜੋਰ ਬਜੋਰੀ' ਆਨ ਕੈ, ਇਨ ਡੇਰਾ ਲਾਇਓ 
॥੫੨॥ 

ਸਾਤ ਪੁਸ਼ਤ ਤੈ' ਜ਼ਿਮੀਂ ਹੈ, ਹਮਰੀ ਯਹਿ ਜਾਨੋ। 
ਪੀਰ ਹਿੰਦ ਕੇ ਨੈ ਲਈ, ਦਬ ਅਬੀ ਮਹਾਨੋ। 
ਬਾਦਸ਼ਾਹਿ ਨੈ ਗੁਰੂ ਤੈ, ਬੂਜਯੋ ਯਹਿ ਜਬ ਹੀ। 
ਜਿਮੀਂ ਹਮਾਰੀ ਹੈ ਯਹੀ, ਗੁਰੁ ਭਾਖਯੋ ਤਬਿ ਹੀ 
॥੫੩॥ 

ਪਰਯੋ ਅਧਿਕ ਇਮਰਾਰ' ਜੋ, ਤੌ ਗੁਰੂ ਇਕ ਬਲ 
ਕੋ। 

ਪਟਵਾਯੋ ਛੈ ਹਾਥ ਲੌ, ਦਿਖਲਾਯੋ ਬਲ ਕੋ। 
ਨਿਸਕਯੋ ਧਰਤੀ ਮੱਧ ਤੈ, ਇਕ ਮੰਦਰ ਚਾਰੂ'। 
ਧੂਣੀ ਤਿਸ ਕੈ ਵੀਚ ਮੈਂ, ਜਗ ਰਹੀ ਅਪਾਰੂ 
॥੫੪॥ 

ਕਰਮੰਡਲ ਵਰ ਆਸਨੈਂ, ਆਸਾ! ਅਰ ਮਾਲਾ। 
ਯਹਿ ਸਮਾਜ' ਦਿਖਰਾਯੋ, ਨਿਜ ਗੁਰੂ ਬਿਸਾਲਾ। 
ਬਾਦਸ਼ਾਹਿ ਨੈ ਬੂਝਯੋ, ਯਹਿ ਨਿਕਸਯੋ ਕੈਸੇ। 

ਤਬਿ ਗੁਰੁ ਨੈ ਫਿਰ ਭਾਖਯੋ, ਤਿਸ ਪਰਤੀ ਐਸੇ 
॥੫੫॥ 

ਜਬਿ ਜੁਗ ਦ੍ਰਾਪੁਰ ਥਾ ਹੁਤੋ, ਤਬਿ ਹਮ ਇਸ 
ਥਾਨੈਂ। 

ਬਰਸੋ' ਕੇਤਿਕ ਬੈਠ ਕੈ, ਤਪ ਕੀਨ ਮਹਾਨੈ। 
ਬਾਦਸ਼ਾਹਿ ਨੈ ਗੁਰੂ ਕੋ, ਬਹੁ ਬੰਦਨ ਕੀਨੋ। 

ਤਬਿ ਹੀ ਤਿਸੀ ਜਮੀਨ ਕਾ, ਪੱਟਾ' ਲਿਖ ਦੀਨੋ 
॥੫੬॥ 





1834 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਬੰਦਨ ਕਰਿ ਫਿਰ ਗੁਰੂ ਕੌ, ਭੇਟਾ ਬਹੁ ਦੈ ਕੈ। 
ਤਰਫ ਨੁਰੰਗਾ ਬਾਦ ਕੀ, ਆਯੋ ਪੁਨ ਧੈ ਕੈ। 

ਗੁਰੁ ਤਬਿ ਅਬਚਲ ਨਗਰ ਮੈਂ, ਮੁਦ ਪਾਇ 
ਰਹਾਏ। 

ਗੁਰੁ ਕੀ ਘਰਨੀ' ਤਬਿ ਹੁਤੀ, ਗੁਰੁ ਪਾਸ ਤਹਾਂਏ' 
॥੫੭॥ 

ਤਿਨ ਕੋ ਫਿਰ ਤਬਿ ਗੁਰੂ ਨੈ, ਦਿੱਲੀ ਪਹੁੰਚਾਯੋ। 
ਮਨੀ ਸਿੰਘ ਲੌ ਸਿੱਖਨ ਕੋ, ਤਿਨ ਕੇ ਸੰਗ ਦਾਯੋ। 
ਫਿਰ ਗੁਰੁ ਨਿਜ ਤਨ ਤਜਨ ਕਾ, ਦਿਲ ਮੈਂ ਯੋ 
ਠਟਯੋ'। 

ਕਰਤੇ ਪੁਰਖੁ ਬਿਕੁੰਠ ਤੈ, ਪਰਮਾਨਾ' ਪਠ੍ਯੋ 
॥੫੮॥ 

ਕਾਰਣ ਨਿਜ ਤਨ ਤਜਨ ਕਾ, ਗੁਰੁ ਐਸ ਬਨਾਯੋ। 
ਹਰਿ ਗੁਬਿੰਦ ਗੁਰੁ ਢਿਗ ਹੁਤੋ, ਇਕ ਨੌਕਰ 
ਭਾਯੋ'। 

ਪੈਦੈ ਖਾਨ ਪਠਾਂਨ ਥਾ, ਬਡ ਨਾਮੀ ਬੀਰੈਂ”। 

ਤਾਂ ਕੋ ਰਣ ਮੈਂ ਹਤਯੋ ਥਾ, ਖਸਟਮ ਗੁਰੁ ਧੀਰੈ' 
॥੫੯॥ 

ਪੌਤਰ ਤਿਸ ਕੇ ਜੁਗ ਭਏ, ਨੌਕਰ ਪਤਿਸ਼ਾਹੀ। 
ਸ਼ਾਹਿ ਬਹਾਦਰ ਦੱਖਣ ਮੈਂ, ਜਬਿ ਗਯੋ ਤਹਾਂ ਹੀ। 
ਵਹੀ ਫੌਜ ਨਾਦੇੜ ਮੈਂ, ਤਬਿ ਸ਼ਾਹਿ ਤਜਾਈ'। 
॥੬੦॥ 

ਵਹਿ ਭੀ ਇਕ ਦਿਨ ਦਰਸਬੇ, ਜਬਿ ਗੁਰੁ ਪੈ 
ਆਏ। 

ਸੁੰਦਰ ਡੀਲ' ਜੁਆਨ ਪਿਖਿ, ਬਡ ਗੁਰੁ ਖੁਸ਼ਿ 
ਥਾਏ। 

ਗੁਰੁ ਹਵਾਲ ਜਬਿ ਬੂਝਯੋ, ਉਨ ਕਹਜੋ ਸੁਨਾਏ। 
ਦੇਸ ਪੰਜਾਬ ਜਲੋਧਰੈਂ, ਢਿਗ ਘਰ ਹਮਰਾਏ' 
॥੬੧॥ 


'ਮਹਿਲ (ਮਾਤਾ ਸਾਹਿਬ ਕੌਰ ਜੀ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਹਰਿ ਗੁਬਿੰਦ ਗੁਰੁ ਢਿਗ ਰਹਯੋ, ਪੈਦੇ ਖਾਂ ਜੋਈ। 
ਤਿਸ ਕੇ ਹੈਂ ਹਮ ਪੌਤਰੇ, ਪਾਠਾਣ ਲਖੋਈ'। 

ਗੁਲ ਖਾਂ ਅਤਾਉਲ ਖਾਨ ਹੈਂ, ਇਹ ਨਾਮ ਹਮਾਰੇ। 
ਸੁਨਿ ਸਤਿਗੁਰੁ ਮੁਦ ਮਾਨ ਕੈ, ਨਿਜ ਢਿਗ ਬੈਠਾਰੇ 
॥੬੨॥ 

ਕਰਿ ਪਿਆਰ ਕੀ ਬਾਤ ਬਹੁ, ਤਬਿ ਹੇਤ 
ਮਿਠਾਈ। 

ਦੋਇ ਰੁਪੱਈਏ ਦੁਹਾਂ ਕੋ ਦੀਨੇ, 'ਉਨ ਜਾਈ'। 
ਕਹਯੋ ਆਪਨੀ ਮਾਤ ਪੈ, ਸਬਿ ਹੀ ਬਿਰਤੰਤਾਂ'। 
ਹੁਤੀ ਤਹਾਂ ਤਿਨ ਸੰਗ ਹੀ, ਉਨ ਜਾਨਯੋ ਤੰਤਾ' 
॥੬੩॥ 

ਪੈ ਉਨ ਨਿਜ ਪੂਤਾਨ ਪੈ, ਕਿਛੁ ਭੇਤ ਨ ਖੋਲ੍ਹਾ। 
ਕਰੀ ਤਰੀਫ ਸ਼ਰੀਫ ਹੈਂ, ਬਲਿਕੈ ਆਤੋਲਾ'। 


ਨਿਤ ਪ੍ਰਤਿ ਸੋ ਸਤਿਗੁਰੂ ਪੈ, ਆਵੈਂ ਧਨ ਪਾਵੈਂ। 


ਤਿਨ ਕੋ ਚੌਪੜ' ਸਤਿਗੁਰੂ, ਨਿਜ ਸੰਗ ਖਿਲਾਵੈਂ 
॥੬੪॥ 

ਪੈ ਜਬਿ ਮਾਰੈਂ ਨਰਦ ਕੋ, ਜਾਂ ਭਲ ਗੁਰੁ ਗੇਰੈਂ'। 
ਯਾ ਬਿਧਿ ਉਨੈ ਸੁਨਾਇ ਕੈ, ਨਿਤ ਗਾਰੀ ਟੇਰੈ”। 


ਪਿਉ ਦਾਦੇ ਕਾ ਬੈਰ ਜੋ, ਨਹਿ ਲੇਵੈ ਅਰਿ ਤੈ'। 
ਬੂਕ ਤਾਂਹਿ ਕੀ ਮਾਤ ਪੈ, ਲਾਨ੍ਹਤ ਤਿਹ ਨਰ ਤੈ 
॥੬੫॥ 

ਖਾਣਾ ਤਾਂਹਿ ਹਰਾਮ ਹੈ, ਧਿਕ ਜਾਤੈਂ ਪਾਤੈਂ। 

ਕੁਲ ਬੈਰੀ ਕੀ ਸੰਤਤੈਂ, ਜੋ ਹਤੈ ਨ ਖਯਾਤੈ”। 

ਬਾਤ ਬਾਤ ਮੈਂ ਨੀਤ' ਗੁਰੁ, ਯੋਂ ਉਨੈ ਸੁਨੈਹੈਂ। 


1835 


'ਉਨ੍ਹਾਂ ਦੇ (ਘਰ) ਜਾ ਕੇ। 


'ਤੱਤ, ਸਿਧਾਂਤ। 


ਸਗੋਂ ਗੁਰਾਂ ਦੀ ਉਪਮਾ ਕੀਤੀ ਕਿ (ਆਤੋਲਾ) ਬਹੁਤੇ ਸ਼ਰੀਫ਼ 
ਹਨ। 


'ਪਾਸਾ। 


'ਗੁਰੂ ਜੀ ਡਾਲਣੇ ਸੁੱਟਦੇ ਹਨ। 

“ਸਤਿਗੁਰਾਂ ਦੇ ਮੁਖਾਰਬਿੰਦ ਤੋਂ ਗਾਲੀ ਦਾ ਨਿਕਲਣਾ ਅਸੰਭਵ 
ਹੈ, ਆਪ ਦੇ ਮੁਖੋਂ ਹਮੇਸ਼ਾਂ ਅੰਮ੍ਰਿਤ ਬਚਨ ਹੀ ਨਿਕਲਦੇ ਸਨ। 
ਜ਼ਿੰਦਗੀ 'ਚ ਵਾਪਰੀਆਂ ਔਖੀਆਂ ਘਟਨਾਵਾਂ ਸਮੇ' ਵੀ ਆਪ ਨੇ 
ਸਮੇਂ ਵੀ ਆਦਰ ਨਾਲ ਹੀ ਬੋਲ ਬੋਲਦੇ ਹਨ ਜਿਹਾ ਕਿ ਕਵੀ 
ਜੀ ਅੱਗੇ ਚੱਲ ਕੇ ਆਪ ਹੀ ਲਿਖਦੇ ਹਨ- "ਸਾਦਰ ਬੋਲ 
ਖਿਲਾਵਹੀਂ ਪਾਸਾ ਸੰਗਾਇ ॥ " 

'ਆਪਣੇ ਵੈਰੀ ਪਾਸੋਂ। 


'ਕੁਲ ਦੇ ਵੈਰੀ ਦੀ ਉਲਾਦ ਨੂੰ ਜੋ ਪ੍ਰਗਟ ਨ ਮਾਰੇ। 
'ਹਰਰੋਜ਼। 





1836 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਵਹਿ ਯਹਿ ਭੇਦ ਨ ਸਮਝਹੀਂ, ਸੋ ਭਾਵ ਲਥੇ ਹੈਂ! 'ਜਾਣਦੇ ਹਨ ਕਿ ਇਹ ਗੁਰਾਂ ਦਾ ਸੁਭਾਵ ਹੀ ਹੈ। 
॥੬੬॥ 

ਸਾਦਰ ਬੋਲ ਖਿਲਾਂਵਹੀਂ, ਪਾਸਾ ਸੰਗਾਈ। 

ਕਈ ਬਾਰ ਨਿਜ ਮਾਤ ਪੈ, ਉਨ ਬਾਤ ਸੁਨਾਈ। 
ਹਮਰੇ ਹੋਇ ਮੁਖਾਤਬੈਂ' ਗੁਰੁ ਨਿਤ ਇਮ ਗਾਈ 'ਮੁਖ਼ਾਤਬ, ਸਾਹਮਣੇ। “ਕਹਿੰਦੇ ਹਨ। 
॥੬੭॥ 

ਇਕ ਦਿਨ ਉਨ ਕੀ ਮਾਇ ਨੈ, ਸਭਿ ਭੇਤ 
ਬਤਾਯੋ। 

ਗੁਰੁ ਕੇ ਦਾਦੇ ਨੈ ਸਹੀ, ਤੁਵ ਦਾਦਾ ਘਾਯੋ'। 

ਬਾਪ ਤੁਮਾਰਾ ਇਨ ਹਤਯੋ, ਚਮਕੌਰ ਨਜੀਕੈਂ। 
ਪਹਿਲੇ ਜੰਗ ਜੁ ਭਯੋ ਥਾ, ਜਾਨੋਂ ਤੁਮ ਠੀਕੈਂ 
॥੬੮॥ 

ਕਰਤ ਅੱਗੂਚੈ' ਤੁਮੀ ਕੋ, ਨਿਤ ਗੁਰੂ ਅਸ਼ਾਰਾ। 

ਪੈ ਤੁਮ ਬੁਰਾ ਨ ਚਿਤਵੀਅਹੁ, ਇਹੁ ਬਲੀ 
ਅਪਾਰਾ। 

ਪੁਨਾ ਨਿਮਕ ਹਮ ਬਹੁ ਖਯੋ, ਇਨ ਕੇ ਘਰ ਕੇਰੋ। 
ਲਰਤ ਜੰਗ ਮੈਂ ਸੋ ਹਤੇ, ਨਹਿ ਦੋਸ਼ ਇਨ ਕੇਰੋ 
॥੬੯॥ 

ਯੱਦਸਪਿ ਉਨ ਕੀ ਮਾਇ ਨੈ, ਗੁਰੁ ਕੀ 
ਵਡਿਆਈ। 

ਕਹਿ ਬਹੁਧਾ' ਸੁਤ ਥੇ ਬੂਜੇ, ਕਸਮੈਂ ਦਿਲਵਾਈ। 
ਤੌ ਭੀ ਫਿਰ ਜਬਿ ਸਤਿਗੁਰੂ, ਪੂਰਬ ਕੀ ਨਯਾਂਈ'। 
ਦੈ ਗਾਰਾਂ ਪਾਸਾ ਸੁਟਯੋ, ਯਾ ਬਿਧਿ ਪੁਨ ਗਾਈ 
॥੭੦॥ 

ਨਾਲਾਯਕ ਮਰਦੂਦ' ਸੋ, ਜੋ ਬੈਰ ਨ ਲੈ ਹੈ। 

ਅਪਨੇ ਦਾਦੇ ਬਾਪ ਕਾ, ਦੁਸ਼ਮਨ ਕੁਲ ਤੈ ਹੈ'। 
ਇਸ ਬਿਧਿ ਸੁਨਿ ਪੁਨ ਰਿਸਿ ਉਨੈ, ਇਮ ਅਰਜ਼ 
ਅਲਾਈ। 

ਸ਼ਸਤੁ ਮੌਕਾ' ਜੇ ਮਿਲੈ, ਫਿਰ ਕਯੋਂ ਨਹਿ ਘਾਈ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


॥੭੧॥ 

ਬਾਤ ਏਹੁ ਗੁਰੁ ਸਮਝ ਕੈ, ਤਬਿ ਬਹੁ ਖੁਸ਼ਿ ਥੀਏ। 
ਤਿਸ ਦਿਨ ਤਿਨ ਕੋ ਦੋਗੁਨੇ, ਦਮੜੇ ਗੁਰੁ ਦੀਏ। 
ਅਧਿਭੁਤ ਖੰਜਰ' ਬਖਸ਼ਯੋ, ਗੁਲ ਖਾਂ ਕੇ ਤਾਂਈਂ। 
॥੭੨॥ 

ਦੋਇ ਤੀਨ ਦਿਨ ਵੈਸ ਹੀ, ਚੌਪੜ ਕੇ ਮਾਂਹੀਂ। 
ਤਾਂਨ੍ਹੇ ਤਿਨ ਕੋ ਲਾਵਹੀਂ, ਬਹੁ ਗਾਰ ਸੁਨਾਂਹੀਂ। 
ਸੁਨਿ ਉਨ ਕੇ ਮਨਿ ਰਿਸ ਬਢੀ, ਮੌਕਾ ਤੱਕਾਹੈਂ”। 
॥੭੩॥ 

ਛਕਿ ਅਫੀਮ ਉਨ ਸਾਮਣੇ, ਨਿਤ ਝੋਕਾਂ ਲਾਵੈਂ। 
ਨਿਜ ਤੰਬੂ ਮੈਂ ਉਨੀ ਸੋਂ, ਏਕੰਤ ਥਿਰਾਵੈਂ। 

ਇਕ ਦਿਨ ਵਹਿ ਮਨ ਮਥ ਅਏ, ਦੀਵਯੋਂ ਕੇ 
ਵੇਲੇ। 


ਇਤ ਸਤਿਗੁਰੁ ਭੀ ਜਾਣ ਕੈ, ਹ੍ਹੈ ਬਿਰੇ ਇਕੇਲੇ 
॥੭੪॥ 
ਛਕਤ ਰੇਵੜੀ' ਪੀਨਕਾ ਲੇਵੈਂ ਦਿਖਰਾਈ”। 


ਜੈਸ ਪੋਸਤੀ ਲਾਇ ਹੈ, ਪੀਨਕ ਬਹੁ ਭਾਈ'। 

ਗੁਲ ਖਾਂ ਤੰਬੂ ਮੈਂ ਗਯੋ, ਬਾਹਰ ਰਹਯੋ ਬੀਆ'। 
ਸਿੰਘ ਗੁਰੂ ਢਿਗ ਨਹਿ ਹੁਤੋ, ਤਬਿ ਕੋਇ 
ਤਹੀਆ' ॥ ੭੫ ॥ 

ਪਿਖਿ ਮੌਕਾ ਅਫਗਾਂਨ ਨੈ', ਹ੍ਹੈ ਬਾਂਏਂ ਓਰੀ”। 
ਹਤੀ ਕਟਾਰੀ ਉਦਰ ਮੈਂ', ਨਹਿਂ ਗਈ ਘਸੋਰੀ”। 
ਗੁਰੁ ਹੁਸ਼ਯਾਰ ਹੂੈ ਸੀਘਰ ਹੀ, ਦਹਿਨਾ' ਹੱਥ 
ਮਾਰਾ। 

ਡਰਿ ਕਮ ਹੌਂਸਲ ਖਾਂ ਗਿਰਯੋ, ਕਰਿ ਹਾਹਾ ਕਾਰਾ' 
॥੭੬॥ 

ਖੰਡਾ ਸਤਿਗੁਰੁ ਮਾਰ ਕੈ, ਸੋ ਦੋ ਧਰ ਕੀਆ। 
ਅੱਤਾਉਲ ਖਾਂ ਭਾਗਯੋ, ਸਿੰਘੇਂ ਨਿਰਖੀਆ'। 


1837 


'ਰਿਉੜੀਆਂ। “ਦਿਖਾ ਕੇ (ਪੀਨਕਾਂ) ਉਂਘ ਦੇ ਝੂਟੇ ਲੈਂਦੇ ਹਨ। 
'ਬਹੁਤ ਤਰ੍ਹਾਂ। 

'ਦੂਜਾ, ਅਤਾਉਲਾ ਖ਼ਾਂ। 

'ਤਹਾਂ, ਉਥੇ। 


'ਪਠਾਣ ਨੇ। “ਖੱਬੇ ਪਾਸੇ। 
'ਪੇਟ ਵਿੱਚ। “ਖਭੋਈ ਨਹੀਂ ਗਈ। 


'ਸੱਜਾ। 


'ਡਰ ਨਾਲ ਘੱਟ ਹੌਸਲੇ ਵਾਲਾ ਪਠਾਣ ਹਾਹਾਕਾਰ ਕਰਦਾ ਡਿੱਗ 
ਪਿਆ। 


'ਦੇਖਿਆ। 





1838 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਸਿ ਤੰਬੂ ਕੀ ਲਾਸ ਸੋਂ" ਸੋ ਗਿਰਸੋ ਤਹਾਂਹੀ। 
ਰੇਜੇ ਰੇਜੇ' ਕਰ ਸੁਟਯੋ, ਸਿੰਘੋ ਨੇ ਵਾਂਹੀਂ ॥ ੭੭॥ 
ਭੀਤਰ ਜਾਇ ਨਿਹਾਰ ਕੈ, ਬਿਸਮਾਦ ਰਹਾਏ'। 


<< 


ਅਫਗਾਨੋ ਕੀ ਮਾਤ ਕੌ, ਗੁਰੁ ਨਿਕਟਿ ਬੁਲਾਯੋ। 

ਦੈ ਕੈ ਗਜਾਨ ਉਪਦੇਸ਼ ਧਨ, ਪੰਜਾਬ ਪੁਚਾਯੋ। 

ਜਖਮ ਹੋਨ ਕੀ ਸ਼ਾਹਿ ਪੈ, ਜਬਿ ਖਬਰ ਪਹੂੰਚੀ। 

ਪਠੇ ਜਰਾਹਿ' ਹਕੀਮ ਬਡ, ਵਥੁ ਦੌਲਤ ਮੁਚੀ? 'ਜ਼ਖ਼ਮਾਂ ਦਾ ਇਲਾਜ ਕਰਨ ਵਾਲੇ ਡਾਕਟਰ। “ਬਹੁਤੀ। 

॥੭੯॥ 

ਗੁਰੁ ਰਾਜ਼ੀ ਹੂੰ ਸ਼ਾਹਿ ਪੈ, ਜਬਿ ਖਬਰ ਪੁਚਾਈ। 

ਸ਼ਾਹਿ ਬਹਾਦਰ ਖੁਸ਼ੀ ਹੂੰ, ਬਹੁ ਭੇਟ ਘਲਾਈ। 

ਕਮਠੇ' ਨਵ ਨਵ ਟਾਂਕ: ਕੇ, ਜੁਗ” ਪਠੇ ਲਹੌਰੀ। _'ਧਨੁਸ਼। “ਟਾਂਕ- ਧਨੁਖ ਦੀ ਸ਼ਕਤੀ ਪਰਖਣ ਦਾ ਇਕ ਤੋਲ, 
ਪੰਚੀ ਸੇਰ ਪੁਮਾਣ। “ਦੋ। 

ਲਯਾਇ ਮਾਤਬਰ' ਸ਼ਾਹਿ ਕੇ, ਗੁਰੁ ਢਿਗ ਦਿਯ 'ਇਤਬਾਰੀ ਆਦਮੀ। 'ਭਾਰੇ (ਧਨੁਸ਼)। 

ਗੋਰੀ ॥੮੦॥ 

ਦੀਪ ਮਾਲ ਦਿਨ ਗੁਰੂ ਨੈ, ਉਤਸ਼ਵ ਕਰਵਾਯੌ। 

ਵੀਚ ਦੀਵਾਨ ਅੰਮੀਰ ਨੈ, ਮਨ ਮਹਿੰ ਠਹਰਾਯੋ। 

ਯੇ ਕਮਠੇ ਕਿਸ ਤੈ ਚਢੈਂ, ਦਿਖਰਾਵਾਰਾਖੇ। 

ਗੁਰੁ ਤਿਹ ਮਨ ਕੀ ਜਾਨ ਕੈ, ਰਹਿ ਸਕੇ ਨ ਮਾਖੇ' 

॥੮੧॥ 

ਕਮਠੇ ਚਾਇ' ਚਢਾ ਦਏ, ਜਬਿ ਲਾਗਜੋ ਜੋਰੈ'। 

ਜ਼ਖਮ ਹੁਤੋ ਅੱਲਾ' ਅਬੀ, ਖੁਲ੍ਹ ਗਯੋ ਬਹੋਰੈਂ। 

ਮਾਲਕ ਭਾਵੀ ਕੇ ਗੁਰੂ, ਜੋ ਚਹੈਂ ਕਰਾਵੈਂ। 

ਪੈਕੰਬਰ ਅਵਤਾਰ ਭੀ, ਨਹਿੰ ਸਮਾ ਟਰਾਵੈਂ” 

॥੮੨॥ 

ਜੈਸਾ ਹੁਕਮ ਅਕਾਲ ਕਾ, ਥਾ ਸੋਈ ਮਾਨਾ। 

ਚਹਯੋ ਜਰਾਹ ਹਕੀਮ ਨੈ, ਫਿਰ ਜਖਮ ਸਿਲਾਨਾ'। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਨਹਿਂ ਸਿਲਵਾਯੋ ਸਤਿਗੁਰੁ, ਖੁਦ ਹੀ ਬੰਧ ਰਾਖਾ। 
ਤਨ ਅਸਬੂਲ ਤਿਯਾਗਨੇ ਹਿਤ, ਤਯਾਰਾ ਲਾਖਾ' 
॥੮੩॥ 

ਚੰਦਨ ਆਦਿ ਸਮੱਗਰੀ, ਜਬਿ ਗੁਰੁ ਮੰਗਵਾਈ। 
ਪਿਖਿ ਸਿਖ ਸਭਿ ਬਯਾਕੁਲ ਭਏ, ਕਿਛੁ ਪੇਸ਼ ਨ 
ਜਾਈ। 

ਤਬਿ ਗੁਰੁ ਭੱਯਾ ਦੂਜ ਕੋ', ਬਡ ਜੱਗ ਕਰਾਯੋ। 
ਬਾਂਛਤ ਭੋਜਨ ਦਾਨ ਦੈ, ਨਿਜ ਜਸ ਫੈਲਾਯੋ 
॥੮੪॥ 

ਤ੍ਰਿਤੀਆ ਕੇ ਦਿਨ ਸਭਾ ਮੈਂ, ਜਬਿ ਥਿਰੇ ਗੁਸਾਂਈ। 
ਸਭਿ ਸਿੰਘਨ ਕਰ ਜੋਰ ਕੈ, ਇਮ ਅਰਜ਼ 
ਅਲਾਈ। 

ਆਪ ਲੋਪ ਤਨ ਕਰਨ ਕੀ, ਅਬਿ ਕੀਨੀ ਤਯਾਰੀ। 
ਸੰਗਤ ਕਿਸ ਕੇ ਆਸਰੇ, ਫਿਰ ਜੀਐ ਵਿਚਾਰੀ 
॥੮੫॥ 

ਪਕਰਾਵਤ ਲੜ ਗੁਰੁ ਰਹੇ, ਪੂਰਬਲੇ ਹੇਰੋ। 

ਨਿਜ ਤਨ ਤਜਨੇ ਕੇ ਸਮੇਂ, ਦੂਸਰ ਗੁਰੁ ਕੇਰੋ। 
ਇਹੁ ਸੁਨਿ ਤਬਿ ਸਤਿਗੁਰੂ ਜੀ, ਕਰਿ ਦਯਾ 
ਉਚਾਰਾ। 

ਹਮ ਅਬਿ ਸੋ ਗੁਰੁ ਥਾਪ ਹੈਂ, ਜੋ ਸਭਿ ਸੈਂ ਭਾਰਾ 
॥੮੬॥ 

ਅਜਰ' ਅਮਰ ਆਖੰਡ? ਰਹਿ, ਇਕ ਰਸ ਸਮ 
ਭਾਵੈਂ”। 

ਭੇਦ ਪੱਖ ਬਿਨ ਸਭੀ ਕੋ, ਉਪਦੇਸ਼ ਦਿਢਾਵੈਂ। 

ਇਮ ਕਹਿ ਗੁਰੂ ਗੰਥ ਕਾ, ਪਰਕਾਸ਼ ਕਰਾਯੋ। 
ਪੈਸੇ ਪਾਂਚ ਨਲੇਰ ਲੈ, ਤਿਸ ਅੱਗਰ ਟਿਕਾਯੋ 
॥੮੭॥ 

ਕਰਿ ਪ੍ਰਕਰਮਾ ਗੁਰੂ ਜੀ, ਅਭਿ ਬੰਦਨ ਕੀਓ। 
ਗੁਰੂ ਰੂਪ ਥਪ ਪੂਜ ਕੈ, ਸਭਿ ਤੈ ਪੁਜਵੀਓ। 
ਪੰਚਾਂਮ੍ਰਿਤ' ਕਰਵਾਇ ਕੈ, ਬਹੁ ਥਾ ਬੁਤਵਾਯੋ। 


16839 


'ਜਾਣਿਆ। 


'ਬੁਢੇਪੇ ਤੋਂ ਰਹਿਤ। “ਖੰਡਨ ਤੋ ਰਹਿਤ। “ਸਾਰਿਆਂ ਨਾਲ 
ਇੱਕੋ ਜਿਹਾ ਪ੍ਰੇਮ ਕਰਦੇ ਹਨ। 





1840 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਸੀ ਮੁਖ ਤੈ ਸਬਿ ਸਿੱਖਨ ਪੁਤਿ, ਇਮ ਹੁਕਮ 
ਸੁਨਾਯੋ ॥੮੮॥ 

ਤਥਾ ਹੀ ਸੀ ਮੁਖ ਵਾਕਯ ਪਾਤਸਾਹੀ ੧੦ 

ਦੋਹਰਾ ॥ 

| 

ਜਗਮਗ ਜੋਤਿ ਬਿਰਾਜਹੀ ਸ੍ਰੀ ਗੁਰੂ ਗੁੰਥ ਮਝਾਰ 
॥੮੯॥ 

ਆਗਿਆ ਭਈ ਅਕਾਲ ਕੀ ਤਬੀ ਚਲਾਯੋ ਪੰਥ ॥ 
ਸਭਿ ਸਿੱਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ 
॥੯੦॥ 

ਗੁਰੂ ਗ੍ਰੰਥ ਜੂ ਮਾਨਿਓ ਪ੍ਰਗਟ ਗੁਰਾਂ ਕੀ ਦੇਹ ॥ 

ਜੋ ਪੁਭ ਕੋ ਮਿਲਯੋ ਚਹੈ, ਖੋਜ ਸਬਦ ਮੈਂ ਲੇਹ 
॥੯੧॥ 

ਦਰਸਯੋ ਚਹਿ ਸਤਿਗੁਰੂ ਜੋ, ਸੈ ਦਰਸੈ ਗੁਰ ਗ੍ਰੰਥ 
| 

ਪਢੈ ਸੁਨੈ ਸ੍ਰਾਰਥ ਲਹੈ, ਪਰਮਾਰਥ ਕੋ ਪੰਥ' 
॥੯੨॥ 

ਵਾਹਿਗੁਰੂ ਗੁਰੂ ਗੂੰਥ ਜੀ, ਉਭੈ ਜਹਾਜ ਉਦਾਰ'। 
ਸਰਧਾ ਕਰ ਜੋ ਸੇਵ ਹੈਂ, ਸੋ ਉਤਰੈਂ ਭਵ ਪਾਰ' 
॥੯੩॥ 

ਚੌਪਈ: 

ਯੌਂ ਸਤਿਗੁਰੁ ਜਥਿ ਬਚਨ ਬਖਾਨੇ। 
ਸਿੱਖਹਿ ਸੀਸ ਧਾਰਿ ਸਬਿ ਮਾਨੇ। 

ਲਿਖੇ ਕੇਸਰਾ ਸਿੰਘ ਕੀ ਸਾਖੀ। 

ਮਾਂਹਿ, ਬਾਰਤਕ ਹੈ ਜੋ ਭਾਖੀ ॥ ੯੪॥ 

ਕਰਸੋ ਚਤ੍ਥੀ ਕੋ' ਉਪਦੇਸ਼ੈਂ। 

ਯੁਤ ਪੁਰਕ੍ਰਿਯਾ ਬਿਬੇਕ ਬਿਸ਼ੇਸ਼ੈਂ”। 
ਬੁਹਮਾਤਮ ਦਿਢ ਗਯਾਨ ਦਿਢਾਯੋ। 
ਹਸਤਾਮਲ ਕਰ ਐਨ ਦਿਖਾਯੋ' ॥ ੯੫॥ 


'ਦੁਨਿਆਵੀ ਲੋੜਾਂ ਤੇ ਮੁਕਤੀ ਦਾ ਰਸਤਾ ਪ੍ਰਾਪਤ ਹੋ ਜਾਵੇਗਾ। 


'ਦੋਂ ਸ੍ਰੇਸ਼ਟ ਜਹਾਜ਼। 


'ਸੰਸਾਰ ਸਮੁੰਦਰ ਤੋਂ। 


ਕੱਤਕ ਸੁਦੀ ਚੌਥ ਨੂੰ। 
'ਖ਼ਾਸ (ਬਿਬੇਕ) ਵਿਚਾਰ ਦੀ (ਪੁਕ੍ਰਿਯਾ) ਜੁਗਤੀ ਸਹਿਤ। 


ਹੱਥ 'ਤੇਰੱਖੇ ਅਉਲੇ ਵਾਂਗ ਚੰਗੀ ਤਰ੍ਹਾਂ ਦਿਖਾ ਦਿੱਤਾ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1841 


ਭਵ ਬੰਧਨ ਜਾਂ ਤੇ ਮਿਟ ਜੀੈਹੈਂ। 

ਫੇਰ ਨ ਜਨਮ ਮਰਨ ਜਨ ਪੈਹੈਂ। 

ਬੁਹਮ ਗਯਾਨ ਗੁਰੁ ਤੈ ਸਿੱਖ ਪਾਏ। 

ਮਨੋ ਬਿਦੇਹ ਨ੍ਰਿਪ ਸਥਿ ਥਾਏ' ॥੯੬॥ 
ਸ਼ੋਕ ਮੋਹ ਸਬਿ ਕਾ ਸਬਿ ਨਾਸਾ। 


ਬ੍ਰਹਮ ਤੱਤ੍ਹ ਜਥਾਰਥ ਪ੍ਰਕਾਸ਼ਾ'। 
ਕੇਚਿਤ ਜੀਵਨ ਮੁਕਤਿ' ਸੁ ਥੀਏ। 


ਅਧਿਕ ਬਿਦੇਹੈਂ ਮੁਕਤਿ' ਰਹੀਏ ॥੯੭॥ 
ਕਾਤਕ ਸੁਦੀ ਪੰਚਮੀ ਕੇ ਦਿਨ। 

ਕਰਿ ਇਸ਼ਨਾਨ ਸਕੇਸ' ਤਾਂਹਿ ਛਿਨ। 
ਬਿਬਿਧਿ' ਸੁਗੰਧਿ ਧੂਪ ਮਹਿਕਾਏ। 
ਨੌਤਨ' ਬਸਤ੍ਰ ਅੰਗ ਸਜਾਏ ॥ ੯੮॥ 
ਛਕਿ ਅਫੀਮ ਸੁੱਖਾ" ਕਰਿ ਗਹਿਰੇ। 


ਕਮਰ ਕਸਾ ਸਬਿ ਸ਼ਸਤ੍ਰ ਪਹਿਰੇ। 
ਤੈਹਾਵਲ' ਬਹੁ ਕਰਿ ਵਰਤਾਯੋ। 

ਦਾਨ ਦਯੋ ਜੋ ਜਿਹਂ ਮਨਿ ਭਾਯੋ ॥੯੯॥ 
ਸ਼ਬਦ ਕੀਰਤਨ ਉਛਵ' ਕਰਾਯੋ। 

ਅੱਸਹ ਕੁਮੈਤ ਰੰਗ ਨੁਲ੍ਵਾਯੋ'। 

ਕਾਠੀ ਸਬਜ਼ਯੋਂ ਜਟਿਤ' ਪਵਾਈ। 

ਤਯਾਰ ਕਰਯੋ ਜ਼ੇਵਰ ਸਜਵਾਈ ॥ ੧੦੦॥ 
ਚੰਦਨ ਕੀ ਬਡ ਚਿਤਾ' ਚਿਨਾਈ। 

ਉਚ ਕਨਾਤ ਚੁਗਿਰਦ ਤਨਾਈ। 

ਦਯਾ ਸਿੰਘ ਪੁਤਿ ਕਹਯੋ ਉਚਰ ਹੈ। 


ਜਬਿ ਪ੍ਰਵੇਸ਼ ਹਮ ਇਸ ਮੈਂ ਕਰਿਹੈਂ ॥੧੦੧॥ 


ਦੂਰ ਕਨਾਤੋਂ ਸਬਿ ਸਿੱਖ ਕਰੀਓ'। 
ਹਮਰੀ ਤਰਫ ਨ ਕੋਊ ਨਿਹਰੀਓ'। 


'ਜਾਣੋਂ ਸਾਰੇ ਜਨਕਰਾਜੇ ਵਾਂਗ ਹੋ ਗਏ। 


'ਤੱਤਸਾਰ ਰੂਪ ਅਤੇ ਯਥਾਰਥ (ਸੱਤ ਰੂਪ) ਬ੍ਰਹਮ ਦਾ ਪ੍ਰਕਾਸ਼ 
ਹੋ ਆਇਆ। 

'ਜੀਵਨ ਦਸ਼ਾ ਵਿੱਚ ਹੀ ਮੁਕਤ ਰੂਪ ਭਾਵ ਸਰੀਰਕ ਤੇ 
ਸੰਸਾਰਕ ਹੋਸ਼ ਦੇ ਸਹਿਤ ਮੁਕਤ। 

'ਦੇਹ ਦੀ ਸੁਧ ਤੋਂ ਬਿਨਾਂ ਮੁਕਤ-ਰੂਪ। 


'ਸਣ ਕੇਸੀਂ। 

'ਅਨੇਕ ਤਰ੍ਹਾਂ ਦੀ। 

'ਨਵੇਂ1 

“ਜੋਤੀ ਜੋਤਿ ਸਮਾਉਣ ਸਮੇਂ ਅਫ਼ੀਮ ਤੇ ਸੁੱਖੇ ਦਾ ਛਕਣਾ 
ਮੰਨਣ ਵਿੱਚ ਨਹੀਂ ਆਉਂਦਾ। ਨਾਮ ਖ਼ੁਮਾਰੀ ਦੇ ਮਾਲਕ ਗੁਰੂ 
ਜੀ ਐਸਾ ਨਹੀਂ ਕਰ ਸਕਦੇ। ਵਿਸਥਾਰ ਲਈ ਦੇਖੋ ਬਿਸ੍ਹਾਮ 
ਨੰ: ੭੦ ਦੇ ਅੰਕ ਨੰ: ੬ ਦੇ " ਨਿਸ਼ਾਨ ਦੀ ਪੈਰ ਟੂਕ। 


।ਕੜਾਹ ਪ੍ਰਸ਼ਾਦ। 

'ਉਤਸ਼ਾਹ। 

'ਲਾਖੀਰੰਗੇ ਘੋੜੇ ਦਾ ਇਸ਼ਨਾਨ ਕਰਵਾਇਆ। 
'ਹਰੇਰਤਨਾਂ ਨਾਲ ਜੜਤ ਹੋਈ ਹੋਈ। 


'ਚਿਖ਼ਾ। 


'ਸਾਰੇ ਸਿੱਖਾਂ ਨੂੰ ਕਨਾਤ ਤੋਂ ਦੂਰ ਕਰ ਦਿਆ ਜੇ। 
'ਦੇਖਿਓ। 





1842 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫੋਲਯੋ ਹਮਰਾ ਨਾਹਿ ਅੰਗੀਠਾ। 

ਨਾਹਿ ਸਮਾਧ ਬਨੱਈਓ ਨੀਠਾ' ॥੧੦੨॥ 
ਜੋ ਸਮਾਧ ਹਮਰੀ ਬਨਵੈ ਹੈ। 

ਜਗ ਮੈਂ ਤਿਹ ਸਰਬੰਸ ਨਰੈਹੈ। 

ਹਮ ਨੈ ਸਾਚਾ ਪੰਥ ਚਲਾਯੋ। 

ਮਾਨਨ ਏਕ ਅਕਾਲ ਦਿਢਾਯੋ ॥੧੦੨॥ 
ਗੋਰ' ਸਮਾਧਿ ਮੜ੍ਹੀ ਦੇਵਾਲਾ”। 

ਇਨ ਕਾ ਮਾਨਨ ਕੂਰ ਦਿਖਾਲਾ'। 

ਗੁਰੂ ਗੰਥ ਕੋ ਪੂਜੋ ਮਾਨੋ। 

ਸੇਵਾ ਸੰਤ ਜਨਾਂ ਕੀ ਠਾਨੋ ॥੧੦੪॥ 
ਵੀਚ ਬਚਿੱਤ੍ਰ ਨਾਟਕ ਖਾਸੈਂ'। 

ਹਮ ਨੈ ਲਿਖਯੋ ਅਪਨਾ ਆਸ਼ੈਂ”। 

ਕਰਿ ਉਪਦੇਸ਼ ਕੀਰਤਨ ਸੁਨ ਕੈ। 

ਸਾਂਝ ਪਰੀ ਜਬਿ ਤਬਿ ਗੁਰੁ ਗੁਨ ਕੈ ॥ ੧੦੫॥ 
ਵੀਚ ਅਕਾਸ਼ ਕੁਲਾਹਲ' ਹੋਵਾ। 
ਚਮਤਕਾਰ ਸਬਿ ਸਿੱਖਨ ਜੋਵਾ'। 

ਤਬਿ ਆਸਨ ਤੈ ਉਠੇ ਗੁਸਾਂਈਂ। 

ਚਲੇ ਚਿਤਾ ਦਿਸ਼ ਮੁਦਤ ਮਹਾਂਈਂ' ॥੧੦੬॥ 
ਮਾਰੂ ਕਾ ਗੁਰੁ ਸ਼ਬਦ ਉਠਾਯੋ। 

ਓੜਕ ਨਿਬਹੀ ਪ੍ਰੀਤ ਇਹੁ ਗਾਯੋ। 

ਸਿੱਖ ਕਨਾਤ ਤੈ ਦੂਰ ਹਟਾਏ। 

ਆਪ ਪ੍ਰਵਿਸ਼ੇ ਤਾਂਹਿ ਮੈਂ ਜਾਏ ॥੧੦੭॥ 
ਦੋਹਰਾ: 

ਖੜ੍ਹੇ ਹੋਇ ਫਿਰ ਚਿਤਾ ਪਰ, 

ਊਚੀ ਧੁਨਿ ਗੁਰੁ ਦੇਵ। 

ਫਤੇ ਬੁਲਾਈ ਪੰਥ ਕੋ, 

ਅੰਤ ਸਮੇਂ ਫਿਰ ਏਵ ॥੧੦੮॥ 

ਗੀਆ ਛੰਦ: 

ਫਿਰ ਜੋਗ ਅਗਨਿ' ਨਿਕਾਲ ਕੈ, 

ਗੁਰੁ ਚਿਤਾ ਚੰਦਨ ਕੀ ਦਹੀ'। 


'ਕਬਰ। “ਦੇਵ-ਮੰਦਰ। 
ਝੂਠਾ ਦਿਖਾਇਆ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1843 


ਤਨ ਸ਼ੂਲ ਨਿਜ ਨਿਰਬਾਣ ਕੀਨੋ, 
ਸਮ ਬਘੂਰੇ ਕੇ ਸਹੀ'। 


ਗੁਰੁ ਜੋਤਿ ਜੋਤੀ ਮੈਂ' ਮਿਲੇ, 
ਅਸਥੂਲ ਤਨ ਕੇ ਸਹਤ ਹੀ। 

ਜਯੋਂ ਲਹਰ ਜਲ ਕੀ ਜਲ ਭਵੈ', 
ਓਪਾਧਿ' ਤੈ ਹੂ ਰਹਿਤ ਹੀ ॥੧੦੯॥ 


ਧੁਨਿ ਭਰੀ ਅਨਹਦ ਨਾਦ' ਕੀ। 


ਸਬਿ ਸਿੱਧ ਮੁਨਿ ਜਨ ਸੁਰ ਆਏ, 
ਬੁਹਮਾਦਿ ਆਦਿ ਮੁਯਾਦ ਕੀ'। 
ਮਨਿ ਜਟਿਤ ਚਟਤ ਬਿਵਾਨ ਬਾਂਕਾ, 
ਸਰਦ ਪਤਿ ਸਮ ਸੋਹਿਤੈ”। 


ਅਸਵਾਰ ਕਰਿ ਤਿਸ ਪਰ ਗੁਰੈਂ, 
ਮਗ ਲੀਨ ਨਭ ਸਬਿ ਜੋਹਿਤੈਂ! ॥ ੧੧੦॥ 
ਸੁਰ ਨਟੀ ਨ੍ਰਿਤਨ ਜਾਤਿ ਅੱਗ੍ਹ' 
ਉਤਸ਼ਾਹਿ ਯੁਤ ਮੁਦ ਪਾਇ ਹੈਂ। 

ਕਰਿ ਸੁਮਨ' ਬਰਖਾ ਸੁਮਨ ਸਾਨੰਦ”, 
ਉਸਤਤੀ ਬਹੁ ਗਾਇ ਹੈਂ। 

ਨਿਜ ਨਿਜ ਪੁਰੀ ਪਤਿ ਦੇਵਤਾ, 
ਚਲਿ ਆਇ ਅੱਗੂ ਲੇਤ ਹੈਂ। 

ਸਬਿ ਆਰਤੀ ਓਤਾਰ ਪੂਜਤ, 

ਅਰਘ ਪਾਦ' ਸੁ ਦੇਤ ਹੈਂ ॥੧੧੧॥ 
ਦਿਖਰਾਇ ਤੋਫੇ ਦਾਇ ਕੈ। 

ਕਰ ਜੋਰਿ ਅਧਿਕ ਨਿਹੋਰਿ', ਲੇਤ 
ਉਪਦੇਸ਼ ਮੋਖ ਪੁਰਦਾਇ ਕੈ'। 


'(ਸਹੀ) ਠੀਕ ਵਾ-ਵਰੋਲੇ ਵਾਂਗ ਆਪਣੇ ਸਥੂਲ ਸ਼ਰੀਰ ਨੂੰ 
(ਨਿਰਬਾਣ) ਅਬਿਨਾਸ਼ੀ ਕਰ ਲਿਆ। 
'ਜੋਤੀ ਰੂਪ ਗੁਰੂ ਜੀ ਅਕਾਲ ਪੁਰਖ ਵਿੱਚ। 


ਹੋ ਜਾਂਦੀ ਹੈ। 

'ਵਸਤ ਦਾ ਬੋਧ ਕਰਾਉਣ ਦਾ ਕਾਰਨ, ਜੋ ਵਸਤ ਤੋਂ ਵੱਖਰਾ 
ਹੋਵੇ ਜਿਵੇਂ ਘਟਾਕਾਸ਼ ਦਾ ਕਾਰਨ ਘੜਾ ਹੈ ਜੋ ਘਟਾਕਾਸ਼ ਤੋੱ 
ਵੱਖਰਾ ਹੈ। 


'ਉਹ ਸ਼ਬਦ ਜੋ ਕਿਸੇ (ਆਘਾਤ) ਪੁਹਾਰ ਤੋ ਪੈਦਾ ਨਹੀਂ 
ਹੋਇਆ। 


ਬ੍ਰਹਮਾ ਆਦਿਕ ਆਏ ਤੇ ਆਦਿ ਦੀ ਮਰਯਾਦਾ ਕੀਤੀ। 


'(ਚਟਤ) ਚਿੱਟੀਆਂ ਮਣੀਆਂ ਨਾਲ ਜੜ੍ਹਿਆ ਹੋਇਆ 
(ਬਾਂਕਾ) ਸੁੰਦਰ ਬਿਵਾਨ ਸਰਦ (ਰੁੱਤ ਦੇ) ਮਾਲਕ ਪੁੰਨਿਆਂ ਦੇ 
ਚੰਦੂਮਾ ਵਾਂਗ ਸੋਹ ਰਿਹਾ ਹੈ। 

'ਸਾਰਿਆਂ ਦੇ ਦੇਖਦਿਆਂ ਅਕਾਸ਼ ਦਾ ਰਸਤਾ ਲੈ ਲਿਆ। 
'ਅਪੱਛਰਾਂ ਅੱਗੇ ਨਾਚ ਕਰਦੀਆਂ ਜਾਂਦੀਆਂ ਹਨ। 


'ਫ਼ੁੱਲਾਂ ਦੀ। “ਦੇਵਤੇ ਅਨੰਦ ਸਹਿਤ। 


'ਚਰਨਾਂ ਤੇ ਅਰਘ) ਭੇਟਾ ਦਿੰਦੇ ਹਨ। 


'ਬਹੁਤ ਬੇਨਤੀਆਂ ਕਰ ਕੇ। 
'ਮੁਕਤੀ ਦਾਤੇ ਸਤਿਗੁਰਾਂ ਤੋਂ। 





1844 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਕਰਿ ਅਸਤੁਤੀ ਫਿਰ ਕਹਿਤ, ਆਗੇ 
ਭਏ ਬਹੁ ਅਵਤਾਰ ਹੈਂ। 
ਪਰਚਾਰ ਧਰਮ, ਅਧਰਮ ਕੋ 


ਪਰਿਹਾਰ', ਰਾਖਸ਼ ਮਾਰ ਹੈਂ ॥੧੧੨॥ 


ਪਰ ਆਪ ਭੀ ਇਹੁ ਕੀਨ ਸਬਿ ਹੀ, 
ਅਧਿਕ ਸਬਿ ਤੈ ਇਕ ਕਰਯੋ'। 


ਸਬਿ ਖੰਡ ਕੈ ਪਾਖੰਡ ਮਤ, 
ਸਿੰਘ ਪੰਥ ਪੁਭ ਕਾ ਪਰਚਰਯੋ'। 
ਨਿਜ ਪੂਤ ਪੂਤ ਖਤਾਬ ਸਤਿਗੁਰੁ 
ਕੇਰ, ਪੁਭੁ ਜੋ ਤੁਹਿ ਦਯੋ'। 


ਇਹੁ ਨਾਹਿ ਕਾਂਹਿ ਅਵਤਾਰ ਕਾਰਕ 
ਤਈਂ, ਅਬਿ ਲੌ ਥਾ ਭਯੋ' ॥ ੧੧੩॥ 


ਤੁਮ ਸਫਲ ਕੀਨੋ ਸੋ ਸਬੀ, 

ਤਨ ਧਾਰ ਧਰ ਪੈ ਜਾਇ ਕੈ। 
ਇਸ ਹੇਤ ਹਮ ਉਪਦੇਸ਼ ਲੇਵਤ, 
ਰਾਵਰੋ' ਸੁਖਦਾਇ ਕੈ। 

ਪੁਨ ਭੇਦ ਪੁੱਤ ਪਿਤਾ ਕਾ 
ਆਸੇਸ, ਬੇਦ ਨਿਵਾਰ ਹੈ'। 


ਇਸ ਹੇਤ ਦਰਸ਼ਨ ਰਾਵਰੋ, 
ਆਕਾਲ ਕੋ ਹਮ ਧਾਰ ਹੈਂ! ॥੧੧੪॥ 
ਬਿਸਨੁ ਸ਼ਿਵ ਲੌ ਦੇਵ ਜੇ। 

ਪਗ ਪਰਸ ਹਰਸ ਬਢਾਵਹੀਂ', 

ਕਰਿ ਦਰਸ ਗੁਰੁ ਕੋ ਏਵ ਸੇ'। 

ਮਤਿ ਏਹੁ ਅਚਰਜ ਕੋ ਧਰੇ, 


'ਪਾਪਾਂ ਨੂੰ ਨਾਸ਼ ਕਰ ਕੇ। 


(ਹੇ ਗੁਰੂ ਜੀ) ਆਪ ਜੀ ਨੇ ਵੀ ਉਪਰੋਕਤ ਅਵਤਾਰਾਂ ਵਾਲਾ 
ਵੀ ਇਹ ਸਾਰਾ (ਕੰਮ) ਕੀਤਾ ਹੈ ਪਰ ਸਾਰਿਆਂ ਤੋਂ ਵਧ ਇੱਕ 
(ਇਹ ਕੰਮ) ਕੀਤਾ ਹੈ। 


'ਪੁਚੱਲਤ ਕੀਤਾ। 


'ਤੁਹਾਨੂੰ ਅਕਾਲ ਪੁਰਖ ਨੇ ਆਪਣੇ ਪੁੱਤਰ ਤੇ ਸਤਿਗੁਰੂ ਦਾ ਜੋ 
ਪਵਿੱਤਰ ਖ਼ਿਤਾਬ ਦਿੱਤਾ ਹੈ। 


'ਇਹ ਖ਼ਿਤਾਬ ਹੁਣ ਤੱਕ ਕਿਸੇ ਅਵਤਾਰ ਜਾਂ ਕਾਰਕ ਨੂੰ ਨਹੀਂ 


ਹੋਇਆ। (ਕਾਰਕ- ਕਲਪ ਤੱਕ ਦੀ ਉਮਰ ਵਾਲਾ ਤੇ ਆਪਣੀ 
ਇੱਛਾ ਅਨੁਸਾਰ ਸਰੀਰ ਧਾਰਨ ਵਾਲਾ)। 


'ਆਪ ਦਾ। 


ਪਿਤਾ ਤੇ ਪੁੱਤਰ ਦੇ (ਆਸੇਸ) ਸਾਰੇ ਫ਼ਰਕ ਨੂੰ ਬੇਦ ਦੂਰ 
ਕਰਦਾ ਹੈ ਭਾਵ ਪਿਤਾ ਤੇ ਪੁੱਤਰ ਵਿੱਚ ਕੋਈ ਫ਼ਰਕ ਨਹੀਂ ਹੈ, 
ਇਹ ਬੇਦ ਕਹਿੰਦਾ ਹੈ। 

'ਸਮਝਦੇ ਹਾਂ। 

'ਜਲ ਦੇਵਤਾ। ?ਧਨ ਦਾ ਦੇਵਤਾ। 


'ਚਰਨ ਛੋਹ ਕੇ ਖ਼ੁਸ਼ੀ ਵਧਾਉਂਦੇ ਹਨ। 
'ਇਸ ਤਰ੍ਹਾਂ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1845 


ਗੁਰੁ ਸੁਰਨ ਤੈ ਬਡ ਕਿਮ ਥਏ'। 
ਇਸ ਕੇਰ ਉਤ੍‌ੁੱ ਹਿਤ ਨਿਰੁੱਤੁ 
ਨਯਾਇ ਕੈਮੁੱਤਕੈਂ ਦਏ' ॥ ੧੧੫॥ 


ਫਲ ਦੇਤ ਈਸ਼ਰ ਕਰਮ ਕੌ, 

ਸਬਿ ਜੀਵ ਜੈਸ ਕਮਾਇ ਹੈਂ। 
ਅਨੁਸਾਰ ਕਰਮੈਂ ਜੀਵ, ਜੋਨੀ 
ਲਖ ਚੁਰਾਸੀ ਪਾਇ ਹੈਂ। 

ਨਿਤ ਘਟੀ ਜੰਤਰ ਕੀ ਤਰ੍ਹਾ, 
ਸੰਸਾਰ ਕੂਪਹਿ ਮੈਂ' ਫਿਰੈਂ। 

ਦੁਖ ਜਨਮ ਮ੍ਰਿਤੂ ਨਰਕ ਭੋਗਤ, 
ਜੀਵ ਕਰਮਨ ਕੇ ਘਿਰੇ ॥੧੧੬॥ 
ਜਬਿ ਮਿਲਤ ਪੂਰਨ ਸਤਿਗੁਰੂ 


੨= ਦੁ ? 


ਕਟ ਦੇਤ ਬੰਧਨ ਗਯਾਨ ਦੈ। 


ਪਹੁੰਚਾਇ ਪੁਮਾਨੰਦ ਪਦ ਸੈਂ, 


ਤਈਂ, ਅਚਰਜ ਕਿਆ ਥਈ ॥ ੧੧੭॥ 
ਅਬਿ ਸੁਨੋ ਨੀਕ ਪੁਸੰਗ, ਸਾਥ 
ਉਮੰਗ ਗਾਬ ਉਦਾਰੀਆ। 

ਇਸ ਭਾਂਤਿ ਗੁਰੁ ਪੁਰਿ ਸੁਰਨ' ਲੈਘੇ, 
ਪੁਰਾ' ਜੈਸ ਉਚਾਰੀਆ। 
ਅਖੰਡ' ਗੁਰੁ ਕਾ ਲੋਕ ਜੋ। 
ਰਹਿਤ ਮੋਦ ਅਸ਼ੋਕ ਸੋਂ ॥ ੧੧੮॥ 
ਗੁਰੂ ਆਦਿ ਆਦਿਕ' ਨਵ ਗੁਰੂ, 


ਦੇਵਤਿਆਂ ਤੋਂ ਵੱਡੇ ਕਿਵੇਂ ਹੋ ਗਏ। 


'ਇਸ ਦਾ ਉੱਤਰ, ਲਾਜਵਾਬ ਕਰਨ ਵਾਸਤੇ ਕੈਮੁੱਤਕ ਨਜਾਯ 
ਅਨੁਸਾਰ ਦੇਂਦੇ ਹਾਂ। (ਕੈਮੁੱਤਕ ਨਯਾਯ-ਜਿਸ ਨੇ ਵੱਡਾ ਕੰਮ 
ਕਰ ਲਿਆ ਹੋਵੇ ਉਸ ਨੂੰ ਛੋਟਾ ਕੰਮ ਕਰਨਾ ਕੀ ਔਖਾ ਹੈ ਜਿੱਥੇ 
ਇਹ ਕਹਾਵਤ ਆਖੀਏ ਉਥੇ ਕੈਮੁੱਤਕ ਨਯਾਯ ਹੈ)। 


'ਸ੍ੀ ਗੁਰੂ ਨਾਨਕ ਦੇਵ ਜੀ ਤੋਂ ਆਦਿ। 





1846 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਗੁਰੁ ਆਦਿ ਕਰਿ ਸਿਤਕਾਰ, ਨਿਕਟਿ 
ਬਿਠਾਰ, ਪਰਮੁਦ ਧਾਰੀਆ' ॥ ੧੧੯॥ 
ਇਤ ਗੁਰੂ ਕਰਿ ਨਰ ਨਾਟਕੈਂ, 

ਜਬਿ ਗਏ ਵੀਚ ਕਨਾਤ ਥੇ। 

ਕਰਿ ਜੋਗ ਅਗਨਿ ਪੁਜ਼ੂਲਤ ਲੋਪੇ', 
ਸਿੱਖ ਸਰਬ ਦਿਖਾਤ ਥੇ। 

ਭਰਿ ਸ੍ਹਾਸ' ਹੋਇ ਨਿਰਾਸ ਬਿਹਬਲਾ, 
ਲਗੇ ਕਰਨ ਬ੍ਰਿਲਾਪ ਹੈ। 

ਗੁਰੁ ਜਦਪਿ ਗਜਾਨ ਦਿਢਾ ਗਏ, 

ਪੈ ਜਗਯੋ ਮੋਹ ਅਮਾਪ' ਹੈ ॥੧੨੦॥ 
ਜਲ ਝਰਜਯੋ ਝਰਨਾ ਜਜੋਂ ਦ੍ਰਿਗੈਂ! 
ਪ੍ਵਾਹਿ ਪੇਮ ਵਿਰਾਗ ਕੋ। 

ਰਸ ਛਯੋ ਕਰੁਨਾ, ਚਹੁ ਦਿਸੈਂ 

ਕਾਨਾਤ ਕੇ, ਪਿਖਿ ਆਗ ਕੋ। 

ਕਰਿ ਰੁਦਨ ਕਹਿੰ ਸਿੱਖ ਹੇ ਗੁਰੂ, 
ਕਿਤ ਗਏ ਹਮ ਕੋ ਛੋਰ ਹੈਂ। 

ਇਸ ਦੇਸ ਵੇਸ ਪ੍ਰਦੇਸ ਮੈਂ", 

ਅਬਿ ਕੌਣ ਹਮਰਾ ਹੋਰ ਹੈ ॥੧੨੧॥ 
ਸੰਗ ਤਜੋਂ ਕਯੋਂ ਨਾ ਲੀਆ। 

ਅਬਿ ਗਹੈਂ ਕਿਸ ਕਾ ਆਸਰਾ, 
ਬੇਯੋਗ ਰਾਵਰ' ਦੁਖ ਦੀਆ। 

ਅਤਿ ਕਸ਼ਟ ਨਸ਼ਟ ਸਮਸ਼ਟ ਕਰਿ ਪੁਭੁ, 
ਮਸ਼ਟ ਕਯੋਂ ਕਿਤ ਹੂ ਬਹੇ'। 


'ਬਹੁਤ ਅਨੰਦ ਹੋਏ। 


'ਦਸਮ ਦੁਆਰ ਦੀ ਅੱਗ ਨੂੰ ਜਗਾ ਕੇ ਛੁਪ ਗਏ। 


ਹਾਹੁਕੇ ਲੈ ਕੇ। “ਵਿਆਕੁਲ। 


(ਵੇਸ) ਚੰਗੇ (ਪਰ) (ਪ੍ਰਦੇਸ) ਪਰਾਏ ਦੇਸ ਵਿੱਚ। 


ਤੁਹਾਡੇ ਵਿਛੋੜੇ ਨੇ। 


ਬਹੁਤ ਸਾਰੇ ਕਸ਼ਟਾਂ ਦੇ ਨਸ਼ਟ ਕਰਨ ਵਾਲੇ ਪ੍ਰਭੂ ! ਹੁਣ ਚੁੱਪ ਹੋ 
ਕੇ ਕਿਉਂ ਕਿਤੇ ਬੈਠ ਗਏ ਹੋ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1847 


ਆਜਜ਼ੈਂ ਨਿਵਾਜ਼' ਤੁਮਰਾ 

ਨਾਮ, ਸੂਤਿ ਜਨ' ਸਬਿ ਕਹੇਂ ॥੧੨੨॥ 

ਹਮ ਸਮ ਨ ਆਜਜ਼ ਕੋ ਗੁਨਾਹੀ, 

ਆਪ ਸਦ ਬਖਸ਼ਿੰਦ ਹੈ'। 

ਅਬਿ ਦੇਹੁ ਦਰਸ਼ਨ ਛੇਹੁ ਦੁਖ', ਨਤੁ? 'ਦੂਖ ਨਾਸ਼ ਕਰੋ। “ਨਹੀਂ ਤਾਂ। 

ਲੇਹੁ ਤਨ ਤੈ ਜਿੰਦੁ ਹੈ। 

ਹਮ ਸ਼ੋਕ ਸਿੰਧਹਿਂ ਜਾਤ ਬੂਡੇ, 

ਕਢੋਂ ਗੁਰੁ ਗਹਿ ਬਾਂਹਿ ਜੀ। 

ਇਹੁ ਪੰਥ ਬੇੜਾ ਬਿਨ ਮਲਾਹੈਂ, 

ਪਾਰ ਕੈਸੇ ਪਾਹਿ ਜੀ ॥੧੨੨॥ 

ਜਿਮ ਬਾਗ ਮਾਲੀ ਬਿਨਾ ਪਾਲੀ 

ਅਜਾ ਬਨ ਮੈਂ ਖੀਨ ਹੂੰ"। ਜਿਵੇਂ ਬਾਗ਼ ਮਾਲੀ ਤੋਂ ਬਿਨਾਂ ਉੱਜੜ ਜਾਂਦਾ ਹੈ ਅਤੇ 
ਬੱਕਰੀਆਂ ਪਾਲੀ ਤੋਂ ਬਿਨਾਂ ਜੰਗਲ ਵਿੱਚ ਮਰ ਜਾਂਦੀਆਂ ਹਨ। 


ਜਿਮ ਤੀਆ ਪੀਆ ਬਿਨਾ ਦੀਆ 
ਧਾਂਮ, ਤਨ ਦ੍ਰਿਗ ਹੀਨ ਹ੍ਹੈ' 'ਜਿਵੇਂ ਇਸਤ੍ਰੀ ਪਤੀ ਤੋਂ ਬਿਨਾਂ, ਘਰ ਦੀਵੇ ਤੋਂ ਬਿਨਾਂ, ਸ਼ਰੀਰ 


ਨੇਤ੍ਰਾਂ ਤੋਂ (ਹੀਨ) ਬਿਨਾਂ (ਦੁਖਦਾਈ) ਹੁੰਦਾ ਹੈ। 

ਬੇ-ਆਬ ਮਛਰੀ ਸਮ ਸ਼ਿਤਾਬ, 

ਅਜਾਬ ਸਿਖਨਿ ਨਿਹਾਰ ਕੈ'। 'ਪਾਣੀ ਤੋਂ ਬਿਨਾਂ ਮੱਛੀ ਵਾਂਗ ਸਿੱਖਾਂ ਨੂੰ ਦੁਖੀ ਦੇਖਕੇ, ਛੇਤੀ 
ਹੀ। 

ਬਹੁ ਧੀਰ ਦੀਨੋ ਦਯਾ ਸਿੰਘ, 

ਉਪਦੇਸ਼ ਨੀਕ ਉਚਾਰ ਕੈ ॥ ੧੨੪ ॥ 

ਤਬਿ ਲੌ ਪਹੂੰਚੇ ਸਾਧੁ ਤਹਿ ਠਾਂ, 

ਚਲਿ ਪੰਜਾਬੋਂ ਚਾਰ ਹੈਂ। 

ਤਿਨ ਤਈਂ ਪਾਂਚਕ ਕੋਸ ਪੈ, 

ਗੁਰੁ ਮਿਲੇ ਕਰਤ ਸ਼ਿਕਾਰ ਹੈਂ। 

ਉਨ ਪੇਖਿ ਅਬਚਲ ਨਗਰ ਬਯਾਕੁਲ, 

ਸਗਰ' ਸਿੰਘਹਿਂ ਬੂਝਯੋ। 'ਸਾਰੇ। 

ਤਬਿ ਕਹਸੋ ਸਿੰਘਨ ਗੁਰੂ ਜੀ, 

ਪਰਲੋਕ ਗਮਨੇ ਗੂਝਯੋ' ॥੧੨੫॥ 'ਗੁਪਤ ਹੀ ਪ੍ਰਲੋਕ ਨੂੰ ਚਲੇ ਗਏ। 

ਫਿਰ ਕਹਸੋ ਸੰਤਹਿਂ ਕੂਰ' ਕਹਿ ਹੋ, 'ਬੂਠ। 

ਮਿਲੇ ਹਮ ਕੋ ਸੋ ਅਬੈ। 





1848 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਅਸਵਾਰ ਬਾਜ ਕੁਮੈਤ ਪੈ, 
ਸਿਤ ਬਾਜ ਕਰ ਪਰ ਥਾ ਫਬੈ'। 


ਅਤਿ ਚਟਤ ਕਾਠੀ ਜਟਿਤ ਸਬਜ੍ਯੋਂ 
ਠਟਤ ਅਘਟਤ ਦਿਪਤ ਥੀ'। 


ਯੁਤ ਸ੍ਹਾਨ ਬਗੁਲੇ ਦਸਕ ਸਿੰਘਨ, 
ਪਿਖੇ ਬ੍ਰਿਤਿ ਆਛਿਪਤ ਥੀ' ॥ ੧੨੬॥ 
ਸੁਨਿ ਸਿੰਘਨ ਅਚਰਜ ਮਾਨਿ, 

ਹੇਰਯੋ ਜੋ ਤਬੇਲਾ ਜਾਇ ਹੈ। 

ਬਾਜ ਸਿਤ! ਤਿਸ ਥਾਇ ਹੈ। 

ਚ਼ਰਿਤ ਗੁਰੁ ਇਹੁ ਕਿਆ ਕੀਓ। 

ਹਮ ਤਈਂ ਏਕਲ ਛੋਰਿ ਧੋਖਾ 

ਦੈ, ਸੁ ਪੰਥਾ ਅਨ ਲੀਓ' ॥੧੨੭॥ 
ਸੁਨਿ ਦਯਾ ਸਿੰਘ ਉਨ ਪਤਿ ਪੁਨ, 
ਗੁਨਿ ਐਸ ਧੁਨਿ ਚੁਨ ਹੈ ਕਹੀ'। 


ਗੁਰੁ ਆਦਿ ਭੀ ਤਨ ਬੂਲ ਯੁਤ ਹੀ', 
ਲੋਪ ਹੋਏ ਥੇ ਸਹੀ। 
ਤਨ ਧਰਤ ਜੇ ਅਵਤਾਰ ਕਾਰਕ', 


ਜੌ ਅਚਾਰਯ' ਜਗਤ ਮੈਂ। 

ਕਰਿ ਚਰਿਤ ਹਰਤ ਅਧਰਮ ਕੋ', 

ਜਨ ਤਈਂ ਲਾ ਹਰਿ ਭਗਤਿ ਮੈਂ ॥੧੨੮॥ 
ਫਿਰ ਲੋਪ ਹੋਵਤ ਐਸ ਹੀ, 

ਜਿਮ ਗੁਰੂ ਹੋਏ ਅਬਿ ਸਹੀ। 
ਰਘੁਵੇਸ ਅ ਜਦਵੇਸ ਕੇਰ, 
ਮੁਨੇਸ ਗਾਥਾ ਹੈ ਕਹੀ'। 


ਤਨ ਹੋਤ ਪੰਚੀ-ਕ੍ਰਿਤ ਨਾਹੀਂ, 


'ਲਾਖੇਰੰਗੇ ਘੋੜੇ 'ਤੇ ਅਸਵਾਰ ਸਨ ਅਤੇ ਚਿੱਟਾ ਬਾਜ਼ ਹੱਥ 
ਉੱਪਰ ਫਬ ਰਿਹਾ ਸੀ। 


'ਬਹੁਤ ਚਿੱਟੀ ਕਾਠੀ ਹਰੇਰਤਨ ਜੜਤ ਬਣੀ ਹੋਈ (ਅਘਟਤ) 
ਇਕਰਸ ਚਮਕ ਰਹੀ ਸੀ। 


'ਸ਼ਿਕਾਰ ਖੇਲਦੇ ਦੇਖੇ ਸਨ। 


'ਹੋਰਰਾਹ ਲੈ ਲਿਆ। 


ਵਿਚਾਰ ਕੇ ਤੇ ਚੁਣ ਕੇ ਇਸ ਤਰ੍ਹਾਂ (ਧੁਨਿ) ਬੋਲ ਕੇ 
(ਸਿੱਖਿਆ) ਕਹੀ। 
'ਸਬੂਲ ਸਰੀਰ ਦੇ ਸਹਿਤ ਹੀ। 


'ਜਿਸ ਦੀ ਉਮਰ ਕਲਪ ਪ੍ਰਯੰਤ ਹੋਵੇ ਅਤੇ ਆਪਣੀ ਇੱਛਾ 
ਅਨੁਸਾਰ ਜਨਮ ਧਾਰੇ। 
'ਗੁਰੂ (ਅ) ਉਪਦੇਸ਼ਟਾ। 


'ਪਾਪਾਂ ਨੂੰ ਨਾਸ ਕਰਕੇ। 


'ਰਾਮ ਚੰਦੂ ਜੀ ਅਤੇ ਕ੍ਰਿਸ਼ਨ ਜੀ ਦੀ ਕਥਾ ਵੀ ਵੱਡੇ ਮੁਨੀਆਂ ਨੇ 
(ਇਵੇਂ ਹੀ) ਕਹੀ ਹੈ। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1849 


ਹਮ ਤੁਮੋਂ ਸਮ ਉਨੋ ਕੇ'। 'ਸਾਡੇ ਤੁਹਾਡੇ ਵਾਂਗ ਉਨ੍ਹਾਂ ਦੇ ਸ਼ਰੀਰ ਪੱਚੀ ਪੁਕ੍ਰਿਤੀਆਂ ਦੇ 
ਨਹੀਂ ਹੁੰਦੇ। 

ਸਮ ਸੂਪਨ ਰਚਨਾ ਹੋਤ ਮਾਯਕ, 

ਤੱਤ੍ਰ ਸੂਖਮ ਗੁਨੋ ਕੇ' ॥੧੨੯॥ ਰੇ 

| 

ਨਿਗਮ ਆਗਮ ਗਾਇ ਹੈੱ”। 'ਬੇਦ ਸ਼ਾਸਤੁ ਕਹਿੰਦੇ ਹਨ। 

ਦਯਾ ਸਿੰਘ ਦਿਢਾਇ ਹੈ। 

ਅਰ ਕਹਯੋ ਸਦਾ ਸਹਾਇ ਤੁਮਰੇ, 

ਗੁਰੂ ਜੀ ਅੰਗ ਸੰਗ ਹੈਂ। 

ਉਪਦੇਸ਼ ਸਤਿਗੁਰੁ ਕਾ ਕਮਾਵੋ, 

ਸੂਖ ਪਾਵੋ ਚੰਗ ਹੈਂ ॥੧੩੦॥ 

ਗੁਰੁ ਗੁੰਥ ਕੋ ਤੁਮ ਗੁਰੂ ਮਾਨੋ, 

ਗੁਰੂ ਜੋ ਫੁਰਮਾ ਗਏ। 

ਨਿਜ ਸ਼ਕਤਿ ਇਸ ਮੈਂ ਥਪ ਗਏ, 

ਕਲਯਾਨ ਤੁਮਰੀ ਇਹੁ ਕਏ। 

ਤਬਿ ਮਾਨ ਦਿਢ ਸਿੱਖ, ਗੰਥ ਜੀ ਕਾ 

ਪਾਠ ਕਰਨੇ ਹੈਂ ਲਗੇ। 

ਗੁਰੁ ਕੇ ਅੰਗੀਠੇ ਕੇ ਚੁਫੇਰੇ, 

ਪਢੈਂ ਬਾਣੀ ਨਿਸ ਜਗੇ' ॥੧੩੧॥ 

ਬਿਨ ਸਿਦਕ ਜੋ ਥੇ ਬੀਚ ਮੈਂ, 

ਉਨ ਥਾਪ ਕੈ ਮਨਿ ਏਹੁ ਹੈ। 

ਨਹਿਂ ਮਿਲੈ ਅਸਥੀ ਇਹਾਂ ਸੈ ਜੇ, 

ਗਏ ਗੁਰੁ ਸਣ ਦੇਹ ਹੈਂ। 

ਇਹੁ ਸੋਚ ਫੋਲਯੋ ਤਿਨ ਅੰਗੀਠਾ, 

ਕਰਦ ਲਘੁ' ਇਕ ਪਾਈਆ। 

ਨਹਿਂ ਮਿਲਯੋ ਸ਼ਸਤ੍ਰ ਅਸਥ' ਕੋਊ, 

ਗੁਰੂ ਜੋ ਥੇ ਲਾਈਆ ॥ ੧੩੨ ॥ 

ਪਿਖਿ ਭਯੋ ਨਿਸਚਾ ਸਭੀ ਕੋ, 

ਸਣ ਦੇਹ ਗੁਰੁ ਕੇ ਜਾਣ ਕਾ। 





1850 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਫਿਰ ਕਿਯ ਦਸੈਹਰਾ ਭੋਗ ਪਾਯੋ, 

ਗ੍ਰੰਥ ਗੁਰੁ ਮਾਹਾਨ ਕਾ। 

ਕਰਿ ਜੱਗਜ ਅਧਿਕ ਨਮਿੱਤ ਗੁਰ ਕੇ, 

ਬਿੱਤ' ਸਰਬ ਲੁਟਾਯੋ। 

ਹਰਦਿੱਤ ਸਿੰਘ ਖਜ਼ਾਨਚੀ ਨੇ, 

ਕੁਛ ਨ ਪਾਸ ਰਖਾਯੋ ॥ ੧੨੩ ॥ 

ਭਰਿ ਗਾਗਰੈਂ ਓਜਾਗਰੈ”, 

ਚਿਤ ਭਸਮ ਕੇਰ' ਰਖਾਈਆ। 

ਤਿਨ ਊਪਰੈ ਰਚਿ ਥੜਾ ਮੰਜੀ 

ਸਾਹਿਬੈ, ਜੋ ਆਹੀਆ'। 

ਤਿਸ ਪੈ ਰੁਮਾਲ ਬਿਸਾਲ ਪਾਯੋ, 

ਆਯੂਧੈਂ ਕਿਛੁ ਧਾਰ ਹੈਂ'। 

ਫਿਰ ਖਿੰਡੇ ਇਤ ਉਤ ਸਾਰ' ਹੈਂ ॥੧੩੪॥ 'ਸਾਰੇ। 

ਤਬਿ ਦਯਾ ਸਿੰਘ, ਉਸ਼ਨਾਕ', ਸੈਣਾ ।ਉਸ਼ਨਾਕ ਸਿੰਘ। 
ਸਿੰਘ, ਬੀਰ ਮ੍ਰਿਗੇਸ ਜੂ। 

ਸਿੰਘ ਕਰਮ, ਗੰਡਾ ਹਰੀ, ਗਰਜਾ', 'ਗਰਜਾ ਸਿੰਘ। 
ਰਾਮ ਸਿੰਘ, ਮਹੇਸ' ਜੁ। ਮਹੇਸ਼ ਸਿੰਘ (ਇਹ ਸਾਰੇ ੯ ਸਿੰਘ ਹਨ)। 
ਇਤਯਾਦਿ ਸਿੰਘ ਬਹੁ ਸ਼ਸਤੁ ਤਜ ਕੈ, 

ਬਸਤੁ ਧਰਿ ਕਾਖਾਇ' ਹੈਂ। 'ਭਗਵੇਂ। 

ਬਨਿ ਜਗਤ ਤੈ ਬੇਰਕਤ ਭਗਤੈਂ', 

ਸੰਤ ਨਿਰਮਲ ਥਾਇ ਹੈਂ! ॥ ੧੩੫॥ 'ਹੋ ਗਏ। 

ਵੈਰਾਗ ਧਰਿ ਬੇਲਾਗ ਹ੍ਹ', ਨਿਰਲੇਪ ਹੋ ਕੇ। 
ਬਡ ਭਾਗ ਵਿਚਰਿ ਸੁਤੰਤ੍ਰੈਂ। 

ਆਦਿ ਛੇਤ ਅੰਤ੍ਰੈ'। 'ਹੋਰ ਤੀਰਥਾਂ 'ੇ (ਰਹਿ ਕੇ)। 
ਨਿਗਮਾਗਮੈਂ ਪਢਿ' ਦਿਨ ਬਿਤੈ ਕੈ, 'ਬੇਦ ਸ਼ਾਸ਼ਤ੍ਰ ਪੜ੍ਹ ਕੇ। 
ਭਏ ਜੀਵਨ ਮੋਖ ਹੈਂ। 

ਕਿਛੁ ਰਹੇ ਤਹਿੰ ਸੰਤੋਖ ਸਿੰਘ ਲੌ, 

ਧਾਰਿ ਉਰਿ ਸੰਤੋਖ ਹੈਂ ॥੧੨੬॥ 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1851 


ਕਿਛੁ ਬਹੇ ਧਰਿ ਅਵਧੂਤ ਬ੍ਰਿਤੀ', ਤਿਆਗ ਬ੍ਰਿਤੀ ਧਾਰ ਕੇ। 
ਤਟ ਗੁਦਾਵਰਿ ਹੀ ਤਹੀਂ। 

ਕਿਛੁ ਭਏ ਮਸਤ ਸਮਸਤ ਕ੍ਰਿਤ ਤਜਿ', 'ਸਾਰੇ ਕੰਮ ਛੱਡ ਕੇ। 
ਵਸਤੁ ਪਾਈ ਸ੍ਰੈ ਸਹੀ'। 'ਆਪਣਾ ਸ ਰੂਪ ਰੂਪ ਸਹੀ ਵਸਤੂ ਪਾ ਲਈ। 
ਹਰੀ ਸਿੰਘ, ਸੁਜਾਨ ਜੋ। 

ਕਿਰਪਾਲ ਸਿੰਘ, ਦੀਵਾਨ', ਦੇਵਾ '(ਸਿੰਘ।) (ਨੋਟ-ਇਹ ਸਾਰੇ ੧੩ ਸਿੰਘ ਹਨ)। 
ਸਿੰਘ, ਮਾਨ, ਗਯਾਨ ਲੰ ॥੧੩੭॥ 

ਰਾਮ, ਗੁਲਾਬ ਹੈਂ। 

ਇਤਯਾਦਿ ਸਿੰਘ ਚਲਿ ਮਿਲੇ ਬੰਦੇ 

ਸੰਗ, ਆਇ ਪੰਜਾਬ ਹੈਂ। 

ਸਬਿ ਪੰਥ ਮੈਂ ਇਨ ਕੇਰ ਮਰਤਬ', 

ਰਹਯੋ ਅਧਿਕ ਉਦਾਰੀਆ। 

ਬਹੁ ਹੈ ਸ਼ਹੀਦ ਰਸੀਦ' ਲੈ ਕੈ, 

ਗਏ ਸੱਚਖੰਡ ਚਾਰੀਆ' ॥ ੧੩੮ ॥ 

ਅਨੇਕ ਬਰਸੈਂ ਲੌ ਰਹਯੋ। 

ਕਰਿ ਸੇਵ ਗੁਰੁ ਅਸਥਾਨ ਕੀ, 

ਤਨ ਛੋਰਿ ਫਿਰ ਗੁਰੁ ਪੁਰਿ ਲਹਜੋ। 

ਤਿਸ ਪਾਸ ਸਾਧੂ ਥਾ ਉਦਾਸੀ, 

ਨਾਮ ਦਾਸ-ਗੁਪਾਲ ਜੀ। 

ਫਿਰ ਕਰਤ ਸੇਵਾ ਸੋ ਰਹਯੋ, 

ਧਰਿ ਪ੍ਰੇਮ ਬਹੁਤੇ ਸਾਲ ਜੀ ॥ ੧੩੯ ॥ 

ਪੁਨ ਰਹਜੋਂ ਚੇਲਾ ਤਾਂਹਿ ਕਾ, 

ਹਰਿ ਸਰਨ ਟਹਿਲ ਕਮਾਵਤੋ। 

ਜਬਿ ਭਯੋ ਚੰਦੂ-ਲਾਲ ਹੈਦਰਾਬਾਦ, 

ਗੁਰੁਸਿੱਖ ਭਾਵਤੋ'। 

ਤਬਿ ਤਹਾਂ ਜਬਿ ਬਹੁ ਸਿੰਘ ਪਹੁੰਚੇ, 

ਰਹੇ ਤਿਸ ਕੇ ਪਾਸ ਹੈਂ] 





1852 ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 


ਉਨ ਸਾਧੁ ਤਾਇਂ ਉਠਾਇ, ਸੇਵਾ 
ਸਿੰਘਨਿ ਸੌਂਪੀ ਖਾਸ' ਹੈ ॥੧੪੦॥ 
ਹਰਿ ਸ਼ਰਨ ਕਾ ਥਾ ਗੁਰੂ ਦਾਦਾ, 
ਢਿਗ ਹੰਗੋਲੀ ਨਗਰ ਤੈ। 

ਜਿਸ ਤਈਂ ਥਾ ਗੁਰੁ ਦਰਸ ਦੀਨਾ, 
ਲੋਪ ਕਰਿ ਤਨ ਮਗਰ ਤੈ'। 


ਹਰਿ ਸ਼ਰਨ ਕੋ ਜਾਗੀਰ, ਪਾਂਚ 
ਗਰਾਮ ਚੰਦੂ ਲਾਲ ਦੈ। 

ਤਿਸ ਨੌਰ ਕਾ ਮਾਹੰਤ ਕੀਨੋ, 
ਸਦਾ-ਬੂਤ' ਅਬਿ ਚਾਲ ਹੈ ॥੧੪੧॥ 
ਦਸ ਅਨ ਸਤਾਈ ਸੰਮਤੈ', 

ਸਿੰਘ ਸਯਾਮ ਕੀਨ ਮਹੰਤ ਹੈ। 
ਗੁਰਦ੍ਰਾਰ ਅਬਚਲ ਨਗਰ ਕੋ, 
ਜਾਗੀਰ ਦੀਨ ਸੁਤੰਤ' ਹੈ। 

ਅਬਿ ਤਈਂ ਬਾਰਾਂ ਸਹਿਸ ਕੀ', 

ਜੋ ਆਹਿ ਕਾਯਮ ਹੈ ਸਹੀ। 

ਫਿਰ ਥਈ' ਰਚਨਾ ਅਧਿਕ ਦਿਨ ਦਿਨ, 
ਗੁਰੁਦ੍ਹਾਰੇ ਕੀ ਤਹੀਂ ॥੧੪੨॥ 

ਤਬਿ ਥਏ ਸਿੰਘ ਪੰਜਾਬ ਮੈਂ ਨ੍ਰਿਪ'", 


ਸੇਵ ਤਿਨ ਬਹੁਤੈ ਕਰੀ। 

ਮਹਿਲ ਉਸਰੇ ਹੈਂ ਵਰੀ'। 

ਇਹੁ ਗਾਥ ਅਬਚਲ ਨਗਰ ਕੀ, 

ਅਰ ਦਸਮ ਗੁਰੁ ਕੀ ਸਾਰ' ਹੈ। 

ਹਰਿ ਗਯਾਨ ਗਾਈ' ਪੇਮ ਸੈਂ, 

ਲਿਵ ਗੁਰੂ ਪਗ ਮੈਂ ਧਾਰ' ਹੈ ॥੧੪੨੩॥ 
ਜੋ ਪਢੈ ਸ਼ਰਧਾ ਸਹਿਤ ਸੁਨ ਹੈ, 

ਚਾਰ ਫਲ' ਸੋ ਪਾਇ ਹੈ। 


'ਹਰ ਸ਼ਰਨ ਦਾ ਉਹ ਦਾਦਾ ਗੁਰੂ ਸੀ ਜਿਸ ਨੂੰ ਗੁਰਾਂ ਨੇ ਆਪਣਾ 
ਸ਼ਰੀਰ ਤਿਆਗ ਦੇਣ ਤੋਂ ਮਗਰੋਂ ਦਰਸ਼ਨ ਦਿੱਤਾ ਸੀ। 


'ਲੈਗਰ। 
'੧੮੨੭ ਬਿ: ਸੰਮਤ ਨੂੰ। 


'ਸੁਤੰਤਰ। 


'ਹੋ ਗਈ। 


'ਰਾਜੇ। “ਮਹਾਰਾਜਾ ਰਣਜੀਤ ਸਿੰਘ ਜੀ ਅਤੇ ਹੋਰ ਸਿੱਖ 
ਮਹਾਰਾਜਿਆਂ ਨੇ ਸੇਵਾ ਕਰਵਾਈ। 


'ਗੁਰਾਂ ਦੇ ਚਰਨਾਂ ਵਿੱਚ ਬ੍ਰਿਤੀ ਜੋੜ ਕੇ। 


'ਚਾਰੇ ਫਲ (ਧਰਮ, ਅਰਥ, ਕਾਮ, ਮੋਖ)। 





ਸੂ ਗੁਰੁ ਪੰਥ ਪ੍ਰਕਾਸ਼ ਪੂਰਬਾਰਧ (ਕ੍ਰਿਤ ਗਿ. ਗਿਆਨ ਸਿੰਘ ਜੀ) 1853 


ਰਰ' ਸੁਜਸ ਗੁਰੁ ਕੋ ਬੰਦਨਾ ਕਰਿ, ਉਚਾਰ ਕੇ। 
ਭਯੋ ਪੂਰਨ ਧਯਾਇ ਹੈ ॥ ੧੪੪॥ 

ਇਤਿ ਸ੍ਰੀ ਗੁਰੁ ਪੰਥ ਪ੍ਰਕਾਸ਼ ਗੁੰਥੇ ਪੂਰਬਾਰਧੇ ਗਜਾਨ ਸਿੰਘ ਵਿਰਚਿਤੇ 'ਦਸਮ ਗੁਰੁ ਕਾ ਜੋਤੀ ਜੋਤਿ 
ਸਮਾਵਨ, ਅਬਚਲ ਨਗਰ ਕੀ ਕਥਾ', ਬਰਨਨੈ ਇਕਹੱਤ੍ਮੋਂ ਬਿਸ੍ਹਾਮ"' ॥ ੭੧॥ 
“ਏਥੇ ਅਸੀਂ ਸ਼੍ਰੀ ਗੁਰੁ ਪੰਥ ਪ੍ਰਕਾਸ਼ ਦਾ ਪੂਰਬਾਰਧ (ਪਹਿਲਾ ਅੱਧਾ ਭਾਗ) ਸਮਾਪਤ ਕਰਦੇ ਹਾਂ। ਸਾਡੇ ਹਿਸਾਬ ਇਹ ੭੧ਵਾਂ 
ਬਿਸ੍ਰਾਮ ਹੈ ਪਰ ਅੰਮ੍ਰਿਤਸਰ ਐਡੀਸ਼ਨ ਛਾਪਾ ਪੱਥਰ ਦਾ ਇਹ ੨੮ਵਾਂ ਬਿਸ੍ਰਾਮ ਹੈ। 





